


_ਸ੍ਰੀ ਗੁਰੂ ਗ੍ਰੰਥ ਕੋਸ਼ 


ਡਾ. ਗੁਰਚਰਨ ਸਿੰਘ 


ਜਿਲਦ-2 
ਤ-ੜ 





€ 


ਪੰਜਾਬੀ ਯੂਨੀਵਰਸਿਟੀ. ਪਟਿਆਲਾ 


581 9080 6੧441 ੬0511 (70860 


`__ £066 8 
10੧. 310360%8%14 51409 


15814 81-7380-842-2 


2002 
ਪਹਿਲੀ ਵਾਰ - 1 100 
ਮੁਲ: 1 100/- ਰੁਪਏ 


ਲੇਜਰ ਟਾਈਪ ਸੈਟਿੰਗ : ਯੈਸਮੈਨ ਗ੍ਰਾਫਿਕਸ, ਜੰਡ ਗਲੀ, ਪਟਿਆਲਾ ਰ੍ 
ਪ੍ਰ ਕੇ. ਐਸ. ਸਿੱਧੂ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸਿਤ ਕੀਤੀ 
ਅਤੇ ਅਨੰਦ ਸੰਨਜ਼, ਦਿੱਲੀ ਵਿਖੇ ਛਪੀ । 


ਭੂਮਿਕਾ 


ਪ੍ਰੋਫੈਸਰ ਸਾਹਿਬ ਸਿੰਘ ਜੀ 20ਵੀਂ ਸਦੀ ਦੇ ਮੁੱਢਲੇ ਅੱਧ ਵਿਚ ਸਿਰਕੱਢ ਸਿੱਖ ਸ਼ਖ਼ਸੀਅਤ ਹੋ ਚੁੱਕੇ ਹਨ। 
ਉਨ੍ਹਾਂ ਨੇ ਉਮਰ ਭਰ ਇਕ ਲਗਨ, ਸਿਰੜ ਤੇ ਸਿਦਕ ਨਾਲ ਗੁਰਬਾਣੀ ਦੀ ਖੋਜ, ਪ੍ਰਚਾਰ ਤੇ ਪਰਸਾਰ ਦਾ ਕੰਮ 
ਕੀਤਾ। ਵਿਆਕਰਣ ਨੂੰ ਲਾਗੂ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (10 ਜਿਲਦਾਂ) 
ਵਿਚ ਕੀਤਾ ਟੀਕਾ, ਗੁਰਬਾਣੀ ਦੀ ਵਿਆਖਿਆ ਦੇ ਖੇਤਰ ਦਾ ਇਕ ਮੀਲ ਪੱਥਰ ਹੈ। ਇਸ ਤਰ੍ਹਾਂ ਪ੍ਰੋਫੈਸਰ 
ਸਾਹਿਬ ਸਿੰਘ ਆਪਣੇ ਯੋਗਦਾਨ ਕਰਕੇ ਸੰਸਥਾ ਹੋ ਗਏ ਹਨ ਅਤੇ ਅਕਾਦਮਿਕ ਸ਼ਬਦਾਵਲੀ ਵਿਚ ਸਿੱਖ ਧਰਮ 
ਵਿਗਿਆਨੀ (1੬010£15) ਦਾ ਰੁਤਬਾ ਹਾਸਲ ਕਰ ਗਏ ਹਨ । 

ਉਨ੍ਹਾਂ ਦੀ ਯਾਦ ਨੂੰ ਸਮਰਪਿਤ ਅਤੇ ਉਨ੍ਹਾਂ ਵਲੋਂ ਛੋਹੇ ਗਏ ਗੁਰਮਤਿ ਦੇ ਅਧਿਐਨ ਲਈ ਸ੍ਰੋਤ-ਸਾਹਿਤ 
ਦੀ ਤਿਆਰੀ ਲਈ, 1993 ਵਿਚ ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਦੀ ਸਥਾਪਨਾ ਉਨ੍ਹਾਂ ਦੇ ਵਿਦਿਆਰਥੀਆਂ 
ਤੇ ਪ੍ਰਸੰਸਕਾਂ ਵਲੋਂ ਕੀਤੀ ਗਈ ਸੀ। ਇਸ ਦਾ ਉਦੇਸ਼, ਅਨੁਕ੍ਮਣਿਕਾ (00੦੦68%੦), ਸ਼ਬਦ ਕੌਸ਼ ਤੇ ਹੌਰ 
ਗੁਰਮਤਿ ਸਬੰਧੀ ਹਵਾਲਾ ਪੁਸਤਕਾਂ ਦੀ ਤਿਆਰੀ, ਸਿੱਖ ਰਹਿਤ ਮਰਿਯਾਦਾ ਬਾਰੇ ਪੁਸਤਕਾਂ ਦਾ ਸੰਪਾਦਨ, ਸ੍ਰੀ 
ਗੁਰੂ ਗ੍ਰੰਥ ਸਾਹਿਬ ਦਾ ਭਾਰਤੀ ਅਤੇ ਵਿਸ਼ਵ ਦੀਆਂ ਭਾਸ਼ਾਵਾਂ ਵਿਚ ਅਨੁਵਾਦ, ਗੁਰਮਤਿ ਸਿੱਖਿਆਵਾਂ ਅਤੇ 
ਪੁੰਪਰਾਵਾਂ ਬਾਰੇ ਸਾਹਿਤ ਸਿਰਜਨ ਅਤੇ ਹੋਰ ਗੁਰਮਤਿ ਦੇ ਮੂਲ ਗ੍ਰੰਥਾਂ ਦੇ ਸੁਨੇਹੇ ਦੇ ਪ੍ਰਚਾਰ ਤੇ ਪਰਸਾਰ ਲਈ 
ਸਾਹਿਤ ਆਦਿ ਦੀ ਤਿਆਰੀ ਨੈ ਰਖਿਆ ਗਿਆ ਸੀ। ਸਮੇਂ ਸਮੇਂ ਸਿਰ ਪ੍ਰਾਪਤ ਵਿਤੀ ਸਾਧਨਾਂ ਦੇ ਅਨੁਸਾਰ 
ਡਾ. ਗੁਰਚਰਨ ਸਿੰਘ ਦੋ ਨਿਰਦੇਸ਼ਨ ਅਧੀਨ ਇਸ ਉਦੇਸ਼ ਦੀ ਪ੍ਰਾਪਤੀ ਲਈ ਦੋ ਅਥਵਾ ਤਿੰਨ ਖੋਜ ਸਹਾਇਕ ਰ੍ 
ਨਿਰੰਤਰ ਕੰਮ ਕਰ ਰਹੇ ਹਨ। 
ਹੁਣ ਤਕ ਦਾ ਕਾਰਜ 

ਛਪ ਚੁੱਕੀਆਂ ਪੁਸਤਕਾਂ _(ਉ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ 


1. _ ਤੁੱਕ-ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪਾਦਕ - ਸ. ਅਮਰ ਸਿੰਘ 
(ਅ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਾੱਲੋਂ 

1. ਬਾਣੀ ਭਗਤ ਰਵਿਦਾਸ ਜੀ ਸੰਪਾਦਕ - ਸ. ਅਮਰ ਸਿੰਘ 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) 

2. ਬਾਣੀ ਭਗਤ ਨਾਮਦੇਵ ਜੀ ਸੰਪਾਦਕ - ਸ. ਅਮਰ ਸਿੰਘ 
(ਪਾਠ, ਤੁੱਕ-ਤਤਕਰਾ, ਅਨੁਕਰਮਣਿਕਾ ਤੇ ਕੋਸ਼) 

3. ਬਾਣੀ ਗੁਰੂ ਅੰਗਦ ਦੇਵ ਜੀ ਸੰਪਾਦਕ - ਸ. ਅਮਰ ਸਿੰਘ, 
(ਪਾਠ, ਤੁੱਕ-ਤਤਕਰਾ, ਅਨਕ੍ਰਮਣਿਕਾ ਤੇ ਕੋਸ਼) __ ਗਿਆਨੀ ਦਵਿੰਦਰ ਸਿੰਘ 'ਰਾਜ਼” 

4. _ ਸੀ ਮੁੱਖ ਬਾਣੀਆਂ ਪਾਤਸ਼ਾਹੀ 10ਵੀਂ ਸੰਪਾਦਕ - ਡਾ. ਗੁਰਮੁਖ ਸਿੰਘ, 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) ਪ੍ਰੋ. ਬਲਜਿੰਦਰ ਕੌਰ ਜੋਸ਼ੀ 

5. _ ਅਤਿਰਿਕਤ ਭਗਤ ਬਾਣੀ ਸੰਪਾਦਕ - ਸ. ਅਮਰ ਸਿੰਘ, 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੌਸ਼) ` ਸ. ਪਿਆਰਾ ਸਿੰਘ 

6. _ ਬਾਣੀ ਗੁਰੂ ਨਾਨਕ ਦੇਵ ਜੀ (ਤੁੱਕ-ਤਤਕਰਾ) ਸੰਪਾਦਕ - ਸ. ਅਮਰ ਸਿੰਘ, 


ਬੀਬਾ ਬਲਜੀਤ ਕੌਰ 




















(1੯) ਸ੍ਰੀ ਗੁਰੂ ਗ੍ਰੰਥ ਕੋਸ਼ 
7. ਬਾਣੀ ਗੁਰੂ ਅਮਰਦਾਸ ਜੀ (ਤੁੱਕ-ਤਤਕਰਾ) ਸੰਪਾਦਕ - ਸ. ਅਮਰ ਸਿੰਘ 
8. _ ਬਾਣੀ ਗੁਰੂ ਰਾਮਦਾਸ ਜੀ ਸੰਪਾਦਕ (ਤੁੱਕ-ਤਤਕਰਾ) ਸੰਪਾਦਕ - ਸ. ਅਮਰ ਸਿੰਘ, 
ਸ. ਪਿਆਰਾ ਸਿੰਘ 
9. _ ਬਾਣੀ ਗੁਰੂ ਅਰਜਨ ਦੇਵ ਜੀ (ਤੁੱਕ-ਤਤਕਰਾ) ਸੰਪਾਦਕ - ਪ੍ਰ. ਨਵਦੀਪ ਕੌਰ 
10. ਭੱਟਾਂ ਦੇ ਸਵੱਯੈ ਸੰਪਾਦਕ - ਡਾ. ਗੁਰਮੁਖ ਸਿੰਘ, 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) ਪ੍ਰ. ਬਲਜਿੰਦਰ ਕੌਰ ਜੋਸ਼ੀ 
(ਏ) ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਵਾੱਲੋਂ 
1. ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਸ ਦੇ ਰਚਯਿਤਾ ਭਗਤ ਸ. ਰਤਨ ਸਿੰਘ 
2. ਵੀਚਾਰ ਸਾਂਝਾਂ ਸ. ਰਤਨ ਸਿੰਘ 
3. __ “ਹਉਮੈ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਅਮਰ ਸਿੰਘ 
4. __ “ਸਤਸੰਗਤਿ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਅਮਰ ਸਿੰਘ 
5. “ਨਦਰਿ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਅਮਰ ਸਿੰਘ 
6. _ 'ਸੁਖ” ਦਾ ਗੁਰਮਤਿ ਪਰਿਪੇਖ ਸੰਪਾਦਕ _- ਸ. ਹਰਿਬੰਸ ਸਿੰਘ 
7. ਬਚਿਤਰ ਨਾਟਕ ਸੰਪਾਦਕ - ਡਾ. ਗੁਰਮੁਖ ਸਿੰਘ, 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) ਪ੍ਰੋ. ਬਲਜਿੰਦਰ ਕੌਰ ਜੋਸ਼ੀ 
ਛਪਾਈ ਲਈ ਤਿਆਰ 
1. _ਬਾਣੀ ਭਗਤ ਕਬੀਰ ਜੀ ਸੰਪਾਦਕ - ਪ੍ਰੋ. ਗੁਰਬੀਰ ਸਿੰਘ 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) 
2. ਬਾਣੀ ਗੁਰੂ ਤੇਗ਼ ਬਹਾਦਰ ਜੀ ਸੰਪਾਦਕ - ਡਾ. ਗੁਰਚਰਨ ਸਿੰਘ, 
(ਪਾਨ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) ਸ. ਅਮਰ ਸਿੰਘ 
3. ਨਿੰਦਾ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਅਮਰਜੀਤ ਸਿੰਘ 
4. _'ਭਾਈ ਨੰਦ ਲਾਲ” ਤੁੱਕ-ਤਤਕਰਾ ਤੇ ਵਿਚਾਰ ਕੋਸ਼ ` ਸੰਪਾਦਕ - ਬੀਬੀ ਇੰਦਰਜੀਤ ਕੌਰ 
5. ਦੁੱਖ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਹਰਿਬੰਸ ਸਿੰਘ 
6. _ ਗੁਰਮੁਖਿ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਹਰਿਬੰਸ ਸਿੰਘ 
7. ਮਨਮੁਖਿ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਹਰਿਬੰਸ ਸਿੰਘ 
8. _ “ਸਬਦਿ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਹਰਿਬੰਸ ਸਿੰਘ 
9. “ਸਤਿਗੁਰ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਹਰਿਬੰਸ ਸਿੰਘ 
10. _ ਗੁਰੂ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਹਰਿਬੰਸ ਸਿੰਘ 
11. _'ਪੰਥ ਪ੍ਰਕਾਸ਼” ਸਬੰਧ ਸੂਚਕ ਤਤਕਰਾ ਸੰਪਾਦਕ - ਸ. ਅਮਰ ਸਿੰਘ 
ਤਿਆਰੀ ਅਧੀਨ 
1. ਮਾਇਆ” ਗੁਰਮਤਿ ਪਰਿਪੇਖ ਸੰਪਾਦਕ - ਪ੍ਰ. ਗੁਰਬੀਰ ਸਿੰਘ 
2. ਡਰ ਤੇ ਭੈਅ” ਗੁਰਮਤਿ ਪਰਿਪੇਖ ਸੰਪਾਦਕ - ਡਾ. ਸ. ਸ. ਕਿਸ਼ਨਪੁਰੀ 
3. “ਹੁਕਮ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਪਿਆਰਾ ਸਿੰਘ 
4. ` 'ਸੇਵਾ” ਦਾ ਗੁਰਮਤਿ ਪਰਿਪੇਖ ਸੰਪਾਦਕ - ਸ. ਪਿਆਰਾ ਸਿੰਘ 
5. “ਸਿਮਰਨ” ਦਾ ਗੁਰਮਤਿ ਪਰਿਪੇਖ ਸੰਪਾਦਕ - ਡਾ. ਜਸਬੀਰ ਕੌਰ 





ਭੁਮਿਕਾ (੯) 


ਟਰੱਸਟ ਵਲੋਂ ਡਾ. ਕੁਲਬੀਰ ਸਿੰਘ ਥਿੰਦ ਐਮ. ਡੀ., ਅਮਰੀਕਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ 
ਸਾਹਿਬ ਦੇ ਤੁੱਕ-ਤਤਕਰੇ ਅਥਵਾ “ਹਉਮੈ” ਦਾ ਗੁਰਮਤਿ ਪਰਿਪੇਖ ਪੁਸਤਕ ਦੀ ਸੀ, ਡੀ. ਰੋਮ ਵੀ ਤਿਆਰ 
ਕੀਤੀ ਜਾ ਚੁੱਕੀ ਹੈ। ਟਰੱਸਟ ਨੂੰ ਡਾ. ਥਿੰਦ ਦੇ ਸਹਿਯੋਗ ਤੇ ਮਾਣ ਹੈ। 
ਉਪਰੋਕਤ ਟਰੱਸਟ ਅਧੀਨ ਹੀ ਨਿਜੀ ਰੂਪ ਵਿਚ ਸਤਿਗੁਰੂ ਜੀ ਨੇ ਮੈਨੂੰ ' ਕੋਸ਼” ਦੀ ਸੇਵਾ ਬਖਸ਼ੀ ਸੀ ਜੋ 
ਨਵੰਬਰ 200। ਵਿਚ ਪੁਰਨ ਹੋਈ। 
“ਜਿਸ ਕਾ ਕਾਰਜੁ ਤਿਨ ਹੀ ਕੀਆ 
ਮਾਣਸੁ ਕਿਆ ਵੇਚਾਰਾ ਰਾਮ॥” 
ਕੋਸ਼ ਦੀ ਤਿਆਰੀ ਲਈ ਮੈਨੂੰ (ਆਪਣੇ ਵਿਭਾਗ) ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਮਿਲੇ 
ਪੂਰਨ ਸਹਿਯੋਗ ਤੇ ਉਤਸ਼ਾਹ ਲਈ (ਵਿਸ਼ੇਸ਼ ਕਰਕੇ ਡਾ. ਬਲਕਾਰ ਸਿੰਘ ਜੀ ਤੇ ਡਾ. ਗੁਰਨਾਮ ਕੌਰ ਤੋਂ) ਮੈਂ 
ਉਨ੍ਹਾਂ ਪ੍ਤੀ ਕ੍ਰਤਗਤਾ ਦਾ ਪ੍ਰਗਟਾਅ ਕਰਦਾ ਹਾਂ। ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਦਾ ਰਿਣੀ ਹਾਂ ਜਿਨ੍ਹਾਂ 
ਦੀ ਨਿਰੰਤਰ ਹਲਾਸ਼ੇਰੀ ਨੇ ਇਸ ਲੰਮੀ ਕਰੜੀ ਘਾਲਣਾ ਵਿਚ ਮੇਰੇ ਸਿਦਕ ਤੇ ਉਤਸ਼ਾਹ ਨੂੰ ਬਣਾਈ ਰਖਿਆ।' 
ਮੈਂ ਡਾ. ਸੁਖਦਿਆਲ ਸਿੰਘ ਜੀ, ਮੁਖੀ, ਪਬਲੀਕੇਸ਼ਨ ਬਿਊਰੋ ਅਤੇ ਉਨ੍ਹਾਂ ਦੀ ਤਕਨੀਕੀ ਸਹਾਇਕ ਮਿਸਿਜ਼ 
ਪਰਮਜੀਤ ਕੌਰ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਉਚੇਰੇ ਯਤਨ ਕਰਕੇ ਇਸ ਛਪਾਈ ਨੂੰ ਸਿਰੇ ਚੜ੍ਹਾਇਆ 
ਹੈ। ਮੇਰੇ ਧੰਨਵਾਦ ਦੇ ਪਾਤਰ ਮੇਰੇ ਸਹਾਇਕ ਸ. ਹਰਿਕਿਸ਼ਨ ਸਿੰਘ ਜੀ ਤੇ ਸ. ਅਮਰਜੀਤ ਸਿੰਘ ਜੀ ਵੀ ਹਨ 
ਜਿਨ੍ਹਾਂ ਨੇ ਕਰਮਵਾਰ ਬੜੀ ਮਿਹਨਤ ਨਾਲ ਕੋਸ਼ ਦੇ ਖਰੜੇ ਨੂੰ ਟਾਈਪ ਕੀਤਾ ਤੇ ਇਸ ਦੇ ਪਰੂਫ ਪੜ੍ਹੇ । 
ਇਸ ਘਾਲਣਾ ਨੂੰ ਮੈਂ ਆਪਣੀ ਜੀਵਨ ਸਾਥਨ ਨਿਰਮਲ ਕੌਰ ਨੂੰ ਸਮਰਪਤ ਕਰਦਾ ਹਾਂ ਜਿਸ ਕੋਲ ਬੈਠ 
ਮੈਂ ਇਹ ਸਾਰੀ ਘਾਲਣਾਂ ਘਾਲੀ। ਇਸ ਘਾਲਣਾ ਦੀ ਪੂਰਨਤਾ ਦੀ ਖੁਸ਼ੀ ਨੂੰ ਤਾਂ ਉਹ ਮਾਨ ਸਕੀ ਪਰ ਇਸ 
ਦੇ ਪ੍ਰਕਾਸ਼ਨਾ ਤਕ ਨਾ ਉਡੀਕ ਸਕੀ । 

















ਗੁਰਚਰਨ ਸਿੰਘ 


ਤੇ 
੪ 


॥ 


ਦ€ ।੯।ਊ ੪ 


ਇ 


ਸੰਕੇਤ ਵਿਧੀ 
ਸ੍ਰੀ ਗੁਰੂ ਗ੍ਰੰਥ ਕੋਸ਼ ਵਿਚ ਦਿੱਤੇ ਸੰਕੇਤਾਂ ਦੀ ਵਿਧੀ ਇਸ ਪ੍ਰਕਾਰ ਹੈ : 


. ਹਰ ਤੁੱਕ ਲਈ ਦਿੱਤੇ ਸੰਕੇਤ ਵਿਚ ਆਉਂਦਾ ਪਹਿਲਾ ਸੰਖੇਪ-ਚਿੰਨ੍ਹ, ਉਸ ਰਾਗ ਦੀ ਸੂਚਨਾ ਦਿੰਦਾ ਹੈ ਜਿਸ 








ਵਿਚ ਉਹ ਤੁੱਕ ਆਉਂਦੀ ਹੈ। ਜਿਹੜੀਆਂ ਰਚਨਾਵਾਂ ਰਾਗਾਂ ਦੀ ਬੰਦਸ਼ ਤੋਂ ਬਾਹਰ ਹਨ, ਉਨ੍ਹਾਂ ਵਿਚ 
ਆਉਂਦੀਆਂ ਤੁੱਕਾਂ ਦੇ ਹਵਾਲਿਆਂ ਵਿਚ ਇਹ ਪਹਿਲਾ ਸੰਖੇਪ-ਚਿੰਨ੍ਹ ਬਾਣੀ ਦੇ ਨਾਂ ਅਥਵਾ ਕਾਵਿ-ਰੂਪ 
ਦਾ ਸੁਚਕ ਹੁੰਦਾ ਹੈ ਜਿਵੇਂ ਜਪੁ, ਸਲੋ (ਸਲੋਕ), ਸਵ (ਸਵਯੋ) ਆਦਿ। ਸਾਰ ਸੰਖੇਪ ਚਿੰਨ੍ਹ ਵੱਧ ਤੋਂ ਵੱਧ 
ਦੋ ਅੱਖਰਾਂ ਦਾ ਹੈ। 

ਪਹਿਲੇ ਸੰਖੇਪ-ਚਿੰਨ੍ਹ ਤੋ ਅਗੇ ਮੋਟੇ ਹਿੰਦਸੇ ਅਥਵਾ ਅੱਖਰਾਂ ਵਿਚ ਦਿੱਤਾ ਸੰਕੇਤ ਕਰਤਾ ਦਾ ਹੈ। 
ਇਸ ਮੋਟੇ ਹਿੰਦਸੇ ਤੋਂ ਬਾਅਦ ਜੇ ਕੋਈ ਸੰਖੇਪ-ਚਿੰਨ੍ਹ ਆਉਂਦਾ ਹੈ ਤਾਂ ਉਹ ਕਾਵਿ-ਰੂਪ ਅਥਵਾ ਬਾਣੀ 
ਦੇ ਨਾਂ ਦਾ ਸੰਦੇਤਕ ਹੈ ਜਿਵੇਂ ਅਸ (ਅਸਟਪਦੀ) ਛੰਤ, ਸੌਲ੍ਹਾ, ਵਾਰ, ਸੁਖ (ਸੁਖਮਨੀ), ਪਟੀ, ਸਿਗੋ 
(ਸਿੱਧ ਗੋਅਟ) ਆਦਿ। ਜੇ ਕੋਈ ਸੰਖੇਪ- ਨਹੀਂ ਤਾਂ ਭਾਵ ਹੈ ਕਿ ਅੱਗੇ ਦਿੱਤਾ ਅੰਕ 'ਸ਼ਬਦਾਂ` ਅਥਵਾ 
ਦੁਪਦੇ ਤੋਂ ਛੇ ਪਦੇ ਵਾਲੀਆਂ ਰਚਨਾਵਾਂ ਦਾ ਹੈ ਜੋ ਹਰ ਰਾਗ ਵਿਚ ਸਭ ਤੋਂ ਪਹਿਲਾਂ ਦਰਜ ਹਨ। 
ਮੋਟੇ ਹਿੰਦਸੇ ਤੋਂ ਬਾਅਦ ਆਉਂਦਾ ਹਿੰਦਸਾ ਸ਼ਬਦ ਅਥਵਾ ਅਸਟਪਦੀ ਅਥਵਾ ਉਸ ਬਾਣੀ ਦੀ ਪਉੜੀ 
ਆਦਿ ਦਾ ਨੰਬਰ ਹੈ। 

ਇਸ ਤੋਂ ਬਾਅਦ ਦਿੱਤਾ ਹਿੰਦਸਾ ਉਸ ਸ਼ਬਦ, ਅਸਟਪਦੀ ਅਥਵਾ ਛੰਤ ਦੇ ਬੰਦ ਵਲ ਸੰਕੇਤ ਕਰਦਾ ਹੈ। 
ਇਸ ਬੰਦ ਵਲ ਸੰਕੇਤ ਕਰਦੇ ਹਿੰਦਸੇ ਤੋਂ ਬਾਅਦ ਹਮੇਸ਼ਾ ਕੋਲਨ ਵਰਤਿਆ ਗਿਆ ਹੈ। 

ਸੰਕੇਤ ਦਾ ਆਖਰੀ ਹਿੰਦਸਾ ਅਰਥਾਤ ਕੋਲਨ ਤੋਂ ਪਿਛੋਂ ਆਉਂਦਾ ਹਿੰਦਸਾ ਹਮੇਸ਼ਾ ਬੰਦ ਹੀ ਤੁੱਕ ਨੰਬਰ 
ਦਾ ਸੰਕੇਤ ਕਰਦਾ ਹੈ। 

ਤੁੱਕ ਨੰਬਰ ਦਾ ਸੰਕੇਤ ਕਰਦੇ ਅੰਕ ਤੋਂ ਪਿਛੋਂ ਸੀ ਗੁਰੁ ਗ੍ਰੰਥ ਸਾਹਿਬ ਦੇ ਉਸ ਪੰਨੇ ਦਾ ਸੰਕੇਤ ਹੈ ਜਿਸ 
ਉਪਰ ਉਸ ਤੁੱਕ ਵਿਸ਼ੇਸ਼ ਆਈ ਹੈ। ਇਹ ਪੰਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ 1 30 ਪੰਨਿਆਂ ਵਾਲੀ ਬੀੜ 
ਕੀ ਅਨ 
ਜਾਂ ਸ਼ਬਦ ਅਗਲੇ ਅਥਵਾ ਪਿਛਲੇ ਪੰਨੇ ਉਪਰ ਚਲੇ ਜਾਂਦੇ ਹਨ, ਇਸ ਲਈ ਇਨ੍ਹਾਂ ਸਤਰਾਂ/ਸ਼ਬਦਾਂ ਦੇ 
ਸੰਦਰਭ ਵਿਚ ਇਹ ਪੰਨੇ ਅਗੇ ਪਿਛੇ ਹੋਂ ਸਕਦੇ ਹਨ। 

ਬੰਦ ਵਾਲੇ ਹਿੰਦਸੇ ਉੱਤੇ ਦਿੱਤਾ “ਐਸਟੈਰਿਕ” (") ਦਾ ਨਿਸ਼ਾਨ (੦੬੪ %੧) 'ਰਹਾਉ” ਵਾਲੇ ਬੰਦ ਦਾ 
ਲਖਾਇਕ ਹੈ। ਇਸ ਰਹਾਉ ਵਾਲੇ ਬੰਦ ਬਾਰੇ ਅੱਗੇ ਦਿੱਤੀਆਂ ਕੁੱਝ ਗੱਲਾਂ ਵਿਸ਼ੇਸ਼ ਧਿਆਨ ਯੋਗ ਹਨ। 
ਇਹ 'ਰਹਾਉ” ਵਾਲੇ ਬੰਦ 'ਸ਼ਬਦ` ਵਿਚ ਆਮ ਕਰਕੇ ਸ਼ਬਦ ਦੇ ਪਹਿਲੇ ਬੰਦ ਤੋਂ ਬਾਅਦ ਹੁੰਦਾ ਹੈ। ਕਈ 
ਵਾਰੀ ਇਹ ਸ਼ਬਦ ਦੇ ਆਰੰਭ ਉਤੇ ਵੀ ਆ ਜਾਂਦਾ ਹੈ ਅਤੇ ਕਈ ਵਾਰੀ ਇਕ ਸ਼ਬਦ ਵਿਚ ਇਸ ਦੀ 
ਗਿਣਤੀ ਇਕ ਤੋਂ ਵੱਧ ਵੀ ਹੁੰਦੀ ਹੈ। ਇਹ ਆਰੰਭਲੇ ਬੰਦ ਤੋਂ ਬਾਅਦ ਵੀ ਅਤੇ ਸ਼ਬਦ ਦੇ ਅਖੀਰ ਉਤੇ 
ਵੀ ਹੁੰਦਾ ਹੈ ਤੇ ਕਈ ਵਾਰੀ ਇਹ ਹਰ ਬੰਦ ਤੋਂ ਬਾਅਦ ਵੀ ਆ ਜਾਂਦਾ ਹੈ। ਪਹਿਲੇ “ਰਹਾਉ” ਵਾਲੇ ਬੰਦ 
ਦਾ ਸੰਕੇਤ “੧” ਕਰਕੇ ਹੈ ਅਤੇ ਬਾਅਦ ਵਿਚ ਆਉਂਦੇ “ਰਹਾਉ” ਵਾਲੇ ਬੰਦ ਜਿਸ ਸਾਧਾਰਨ ਬੰਦ ਪਿਛੋਂ 
ਵੀ ਆਏ ਹਨ, ਉਸ ਬੰਦ ਦੇ ਹਿੰਦਸੇ ਉਤੇ ਇਹ (“) ਨਿਸ਼ਾਨ ਲਾ ਕੇ ਦਰਸਾਇਆ ਗਿਆ ਹੈ। “ਰਹਾਉ” 
ਵਾਲੇ ਬੰਦ ਵਿਚ ਤੁੱਕਾਂ ਦੀ ਗਿਣਤੀ ਵੀ ੧ ਤੋਂ ਲੈ ਕੇ ੪ ਤਕ ਘਟਦੀ ਵਧਦੀ ਹੈ। 








ਟਾਂ 


ਡੀ 




















- ਸੀ ਗੁਰੁ ਗੰਥ ਸਾਹਿਬ ਦੇ ਪੰਨਾ 176 ਉਪਰ ਰਾਗੁ ਗਉੜੀ ਵਿਚ ਗੁਰੂ ਅਰਜਨ ਸਾਹਿਬ ਦੇ 70ਵੇ' ਸ਼ਬਦ 


ਤੋਂ ਬਾਅਦ ਦੇ (ਨੰਬਰ ਰਹਿਤ) ਸ਼ਬਦ ਨੂੰ 71ਵਾਂ ਸ਼ਬਦ ਗਿਣ ਕੇ ਅਗਲੇ ਸ਼ਬਦ ਦੀ ਗਿਣਤੀ 71" ਕਰਕੇ 
ਗਿਣੀ ਗਈ ਹੈ। ਇਵੇਂ ਹੀ ਪੰਨਾ 200 ਉਪਰ ਸ਼ਬਦਾਂ ਦੀ ਸੰਚਿਤ ਗਿਣਤੀ 174 ਤੋ ਬਾਅਦ ਭਾਗ ਅੰਕ 
ਅਨੁਸਾਰ ਅਗਲੇ ਸ਼ਬਦ ਨੂੰ 201 1 ਪੰਨੇ ਉਪਰ 106 ਕਰਕੇ ਗਿਣਿਆ ਹੈ। ਇਨ੍ਹਾਂ ਦੁਬਾਰਾ ਆਉਂਦੇ ਅੰਕਾਂ 
ਉਪਰ ਵੀ “ ਦਾ ਨਿਸ਼ਾਨ ਹੈ। 


(੮0) 


ਸ੍ਰੀ ਗੁਰੂ ਗ੍ਰੰਥ ਕੋਸ਼ 








“ਸਵਯੇ ਮੁਖਵਾਕ ਮ : ੫” ਵਿਚ ਵੀ 20 ਸਵੱਯਾਂ ਦੀ ਗਿਣਤੀ । ਤੋਂ 9 ਅਤੇ ਫਿਰ 1 ਤੋਂ 11 ਕਰਕੇ ਕੀਤੀ 
ਗਈ ਹੈ। ਦੁਜੀ ਗਿਣੰਤੀ ਦੇ ਸੰਕੇਤਕ ਅੰਕਾਂ ਉਪਰ ਵੀ “ ਦਾ ਨਿਸ਼ਾਨ ਹੈ। 





. ਬੰਦ ਵਾਲੇ ਹਿੰਦਸੇ ਨਾਲ ਆਉਂਦਾ “ਸ? ਅਤੇ 'ਡ” ਅੱਖਰ ਉਸ ਬੰਦ ਤੋਂ ਪਹਿਲਾਂ ਆਉਂਦੇ ਸਲੋਕ ਅਥਵਾ 


ਡਖਣੇ ਵਲ ਸੰਕੇਤ ਕਰਦਾ ਹੈ। ਛ਼ੰਤਾਂ ਵਿਚ, ਸੁਖਮਨੀ, ਬਾਵਨ ਅਖਰੀ ਆਦਿ ਬਾਣੀਆਂ ਵਿਚ ਇਹ 
ਸਲੋਕ ਆਮ ਹਨ। 





. ਕਾਵਿ-ਰੂਪ ਅਥਵਾ ਬਾਣੀ-ਨਾਮ ਦੇ ਸੰਕੇਤਕ ਸੰਖੇਪ-ਚਿੰਨ੍ਹ ਤੋਂ ਮਗਰੋਂ ਜੇ (:) ਨਾਲ ਨਿਖੇੜੇ ਹਿੰਦਸੇ ਆ 








ਜਾਂਦੇ ਹਨ ਤਾਂ ਉਸ ਦਾ ਭਾਵ ਹੈ ਕਿ ਉਸ ਕਾਵਿ-ਰੂਪ ਵਿਚ ਰਚੀ ਗਈ ਰਚਨਾ ਅਥਵਾ ਬਾਣੀ ਲਗਾਤਾਰ 
ਰਚਨਾ ਹੈ ਤੇ ਪਹਿਲਾ ਹਿੰਦਸਾ ਪਉੜੀ ਅਥਵਾ ਬੰਦ ਦੇ ਨੰਬਰ ਵਲ ਸੰਕੇਤ ਕਰਦਾ ਹੈ ਤੇ ਦੁਜਾ ਹਿੰਦਸਾ 
ਤੁਕ ਨੰਬਰ ਵਲ। ਇਸ ਤਰ੍ਹਾਂ ਦੇ ਸੰਕੇਤ ਜਪੁਜੀ, ਬਾਰਾਮਾਹ, ਵਾਰ, ਬਾਵਨ ਅਖਰੀ, ਪਟੀ, ਓਅੰਕਾਰ, 
ਸਿਧ-ਗੋਸਟ, ਅਨੰਦ ਸਾਹਿਬ ਦੀਆਂ ਲੰਮੀਆਂ ਬਾਣੀਆਂ ਵਿਚ ਆਉਂਦੇ ਹਨ। 








. “ਵਾਰਾਂ” ਦੀ ਤਰਤੀਬ ਥੋੜ੍ਹੀ ਜਹੀ ਗੁੰਝਲਦਾਰ ਹੈ। ਇਸ ਲਈ ਇਨ੍ਹਾਂ ਵਿਚ ਤੁੱਕ ਦਾ ਹਵਾਲਾ ਥੋੜ੍ਹਾ ਜਿਹਾ 





ਵੱਖਰਾ ਹੋ ਜਾਂਦਾ ਹੈ। ਜਿਹਾ ਕਿ ਅਸੀਂ ਜਾਣਦੇ ਹਾਂ ਵਾਰਾਂ ਵਿਚ ਪਉੜੀਆਂ ਤਾਂ ਇਕੋ ਗੁਰੁ ਸਾਹਿਬ ਦੀਆਂ 

ਹਨ ਸਿਵਾਏ ਰਾਗ ਗਉੜੀ ਵਾਰ ਮ: ੪ ਵਿਚ ਪੰਜ ਅਤੇ ਸਾਰੰਗ ਤੇ ਮਲਾਰ ਰਾਗ ਦੀਆਂ ਵਾਰਾਂ ਵਿਚ 

ਗੁਰੂ ਅਰਜਨ ਸਾਹਿਬ ਦੀ ਇਕ ਇਕ ਪਉੜੀ ਹੈ। ਇਨ੍ਹਾਂ ਵਾਰਾਂ ਵਿਚ ਇਸ ਗੱਲ ਦਾ ਸੰਕੇਤ “ਪਉੜੀ 

ਮ: ੫” ਕਰਕੇ ਉਥੇ ਦਿੱਤਾ ਹੋਇਆ ਹੈ ਪਰ ਸਲੋਕ ਬਹੁਤ ਸਾਰੀਆਂ ਵਾਰਾਂ ਵਿਚ ਕਈ ਗੁਰੁ ਸਾਹਿਬਾਂ 

ਦੇ ਹਨ। ਇਸ ਲਈ ਸੰਕੇਤ ਨੂੰ ਵਧੇਰਾ ਨਿਸਚਿਤ ਅਤੇ ਵਿਗਿਆਨਿਕ ਬਣਾਉਣ ਲਈ ਇਹ ਵਿਧੀ 

ਅਪਣਾਈ ਗਈ ਹੈ : 

(1) ਜੇ 'ਤੁੱਕ' ਵਾਰ ਦੀਆਂ ਪਉੜੀਆਂ ਵਿਚ ਹੈ ਤਾਂ ਕਰਤਾ ਨੰ ਸੰਕੇਤਦੇ ਮੋਟੇ ਅੱਖਰਾਂ ਤੋਂ ਬਾਅਦ 
੯ਵਾਰ' ਲਿੱਖ ਕੈ ਕੋਲਨ ( :) ਰਾਹੀਂ ਨਿਖੇੜੇ ਗਏ ਦੋ ਹਿੰਦਸਿਆਂ ਰਾਹੀਂ ਪਉੜੀ ਨੰਬਰ ਅਤੇ 
ਤੁਕ ਨੰਬਰ ਦਾ ਹਵਾਲਾ ਦਿੱਤਾ ਗਿਆ ਹੈ। 

(0) ਪਰ ਜੇ ਸ਼ਬਦ ਪਉੜੀ ਤੋਂ ਪਹਿਲਾਂ ਸਲੋਕਾਂ ਵਿਚ ਹੈ ਤਾਂ ਪਉੜੀ ਨੂੰ ਸੰਕੇਤਦੇ ਹਿੰਦਸੇ ਨਾਲ 
ਅੱਖਰ 'ਸ` ਪਾ ਦਿੱਤਾ ਗਿਆ ਹੈ। 

(3)  'ਸ ਤੋਂ ਬਾਅਦ ਦਾ ਮੋਟਾ ਹਿੰਦਸਾ ਉਸ ਸਲੋਕ ਦੇ ਕਰਤਾ ਦਾ ਸੂਚਕ ਹੈ ਅਤੇ ਇਸ ਤੋਂ ਉਪਰੰਤ 
ਦੇ ਕੋਲਨ ਨਾਲ ਨਿਖੇੜੇ ਹਿੰਦਸੇ ਸਲੋਕ ਦੇ ਨੰਬਰ ਤੇ ਤੁੱਕ ਦੇ ਨੰਬਰ ਦਾ ਸੰਕੇਤ ਦਿੰਦੇ ਹਨ। 














3. ਸਵੱਯੈ ਮ: ੫ ਵਿਚ ਕੁੱਟ 'ਕਲਸਹਾਰ` ਦੇ ਸਵੈਯਾਂ ਵਿਚ ' 0” ਤੋਂ ਬਾਅਦ ਆਉਂਦੇ ਤਿੰਨ, ਸਵੱਯੇ 10, 11, 


12 ਕਰਕੇ ਗਿਣੇ ਗਏ ਹਨ। 


. ਗੁਰੂ ਗ੍ਰੰਥ ਸਾਹਿਬ ਵਿਚ ਆਉਂਦੀ ਅੰਤਲੀ ਰਚਨਾ “ਰਾਗ ਮਾਲਾ” ਵਿਚ ਹਰ ਬੰਦ ਦੇ ਪਿਛੋਂ “1” ਦੀ 


ਗਿਣਤੀ ਹੈ। ਇਸ ਲਈ ਸੰਕੇਤ ਦੇਣ ਲਈ ਇਸ ਸਾਰੀ ਰਚਨਾ ਨੰ ਇਕ ਬੰਦ ਅਥਵਾ ਇਕ ਇਕਾਈ 
ਮੰਨ ਕੋ, ਇਸ ਦੀਆਂ ਤੁੱਕਾਂ ਦੀ ਗਿਣਤੀ ਮੁੱਢ ਤੋਂ ਹੀ ਲਈ ਗਈ ਹੈ। 

ਇਸ ਵਿਧੀ ਨੂੰ ਸਪੱਸ਼ਟ ਕਰਨ ਲਈ ਕੁਝ ਉਦਾਹਰਣ ਹੇਨਾਂ ਦਿੱਤੇ ਜਾ ਰਹੇ ਹਨ : 

(1) ਸੋ ਸੇਵਕੁ ਜਮ ਤੇ ਕੈਸਾ ਡਰੈ॥ - ਧਲਾ ੧, ੪, ੪ : ੪ - ੬੬੧ 
(2) ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥ 

- ਮਾਰੂ ੩, ਅਸ ੧. ੧" : ੩ - ੧੦੧੬ 
ਭਾਵ ਹੈ : “ਇਹ ਤੁੱਕ (1) ਰਾਗ ਧਨਸਰੀ ਵਿਚ ਪਹਿਲੇ ਗੁਰੁ ਨਾਨਕ ਦੇਵ ਜੀ ਦੇ ਚੌਥੇ ਸ਼ਬਦ ਦੇ ਚੌਥੇ 
ਬੰਦ ਦੀ ਚੌਥੀ ਤੁੱਕ ਹੈ ਅਤੇ ਇਹ ਤੁੱਕ ਸਰੀ ਗੁਰੁ ਗ੍ਰੰਥ ਸਾਹਿਬ ਦੇ ਪੰਨਾ 661 ਉਪਰ ਹੈ। ਦੂਜੀ (2) ਤੁੱਕ 
ਰਾਗ ਮਾਰੁ ਵਿਚ ਗੁਰੁ ਅਮਰਦਾਸ ਜੀ ਦੀ ਪਹਿਲੀ ਅਸਟਪਦੀ ਦੇ ਰਹਾਉ ਵਾਲੇ ਬੰਦ ਦੀ ਤੀਜੀ ਤੁੱਕ ਹੈ 
ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪੰਨਾ 1016 ਉਪਰ' ਦਰਜ ਹੈ। 

(1) ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥ 

- ਵਡ ੪, ਵਾਰ ੨੧ ਸ, ੩, ੧ : ੪ - ੫੯੪ 
(2) ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦ ॥ - ਗਉ ੪, ਵਾਰ ੫, ੩੧ : ੨ - ੩੧੬ 
ਭਾਵ ਹੈ : ਤੁੱਕ ( (1) ਰਾਗ ਵਡਹੰਸ ਦੀ ਗੁਰੁ ਰਾਮਦਾਸ ਜੀ ਦੀ ਵਾਰ ਦੀ 21ਵੀਂ ਪਉੜੀ ਤੋਂ ਪਹਿਲਾਂ 
ਆਉਂਦੇ ਗੁਰੂ ਅਮਰਦਾਸ ਸਾਹਿਬ ਦੇ ਪਹਿਲੇ ਸਲੋਕ ਦੀ ਚੌਥੀ ਤੁੱਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 














_ ਸੰਕੇਤ ਵਿਧੀ 0%) 














594 ਉਪਰ ਹੈ। ਦੂਜੀ ਤੁੱਕ 1 ਲੇ ਰਗ ਦੀ ਗੁਰੂ ਰਮ ਦਾਸ ਜੀ ਦੀ ਵਾਰ ਦੀ 31ਵੀਂ ਪਉੜੀ 
ਗਿ 02111. 
(1) ਮਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ॥ __- ਚਉ ੫, ੧੦ : ੨ - ੧੩੬੪ 
> ਪੀ ਰਿ - ਸਲੋ ਫਰ, ੧੨੪ : ੧ - ੧੩੮੪ 
ਭਾਵ ਹੈ : ਤੁੱਕ (1) ਗੁਰੂ ਅਰਜਨ ਸਾਹਿਬ ਦੇ ।0ਵੇ' ਚਉਬੋਲੇ ਦੀ ਦੂਜੀ ਤੁੱਕ ਹੈ ਅਤੇ ਦੂਜੀ (2) ਤੁੱਕ 
ਸੇਖ ਫਰੀਦ ਜੀ ਦੇ ।24ਵੈ' ਸਲੋਕ ਦੀ ਪਹਿਲੀ ਤੁੱਕ ਹੈ ਜੋ ਕ੍ਰਮਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1364 
ਅਤੇ 1384 ਉਪਰ ਹਨ । 





ਸੀ ਗੁਰੂ ਗੰਥ ਸਾਹਿਬ ਦੇ ਪੰਨਾ 1366 ਉਪਰ ਹੈ। 


ਸੰਖੇਪ ਚਿੰਨ੍ਹਾਂ ਦੀ ਸੂਚੀ 
ਹਲ ਆ 
(1) ਰਾਗ-ਨਾਮਾਂ ਲਈ ਵਰਤੇ ਸੰਖੇਪ-ਚਿੰਨਹ 


ਸਾਰ _- ਰਾਗ ਸਾਰੰਗ ਧਨਾ _- _ ਰਾਗ 

ਸੋਰ _- ਰਾਗ ਸੋਰਠਿ ਨਟ _- _ ਰਾਗ ਨਟ ਨਰਾਇਨ 
ਕਲਿ _- ਰਾਗ ਕਲਿਆਣ ਪ੍ਰਭਾ _- __ਰਾਗ ਪ੍ਰਭਾਤੀ 
ਕਾਨ - ਰਾਗ ਕਾਨੜਾ ਬਸੰ __- _ ਰਾਗ ਬਸੰਤ 
ਕੇਦਾ - ਰਾਗ ਕੇਦਾਰਾ ਬਿਹਾ _- _ ਰਾਗ ਬਿਹਾਗੜਾ 
ਗਉ _- ਰਾਗ ਗਉੜੀ ਬਿਲਾ _- __ਰਾਗ ਬਿਲਾਵਲ 
ਗੁਜ _- ਰਾਗ ਗੁਜਰੀ ਬੈਰਾ _- _ ਰਾਗ ਬੈਰਾੜੀ 
ਜੈਜਾ ਰਾਗ ਜੈਜਾਵੰਤੀ ___ਭੈਰ _- _ ਰਾਗ ਭੈਰਉ 

ਜੈਤ _-= ਰਾਗ ਜੈਤਸਰੀ ਮਲਾ _- ਰਾਗ ਮਲਾਰ 
ਤਿਲ _- ਰਾਗ ਤਿਲੰਗ ਮਾਲੀ _- _ ਰਾਗ ਮਾਲੀ ਗਉੜਾ 
ਤੁਖਾ - ਰਾਗ ਤੁਖਾਰੀ ਰਾਮ _- _ ਰਾਗ ਰਾਮਕਲੀ 
ਦੇਵ _- ਰਾਗ ਦੇਵਗੰਧਾਰੀ ਵਡ _- ਵਡਹੰਸ 


-ਡ 
। 

ਗੈ 

ਨ 

ਜੱ 

ਨ 

ਵੀ 


ਗੁਰੂ ਅੰਗਦ ਦੇਵ 5 ਗੁਰੂ ਅਰਜਨ ਦੇਵ 

੨ ਗੁਰੂ ਅਮਰ ਦਾਸ 6 ਗੁਰੂ ਤੇਗ਼ ਬਹਾਦਰ 

(ਅ) ਭਗਤ ਜਨ 

ਸਧ - ਭਗਤ ਸਧਨਾਂ ਜੀ __ਪਰ - ` ਭਗਤ ਪਰਮਾਨੰਦ ਜੀ 
ਸੰਦ _- ਬਾਬਾ ਸੰਦਰ ਜੀ ਪੀਪਾ _ - _ ਭਗਤ ਪੀਪਾ ਜੀ 
ਸੁਰ - ਭਗਤ ਸੁਰਦਾਸ ਜੀ _ਫਰ - _ ਸ਼ੇਖ ਬਾਬਾ ਫਰੀਦ ਜੀ 
ਸੈਣ _- ਭਗਤ ਸੈਣ ਜੀ ਬਸ ___- _ ਬਲਵੰਤ ਸਤਾ ਜੀ 
ਕਬ - ਭਗਤ ਕਬੀਰ ਜੀ __ਬੇਣੀ _- _ ਭਗਤ ਬੇਣੀ ਜੀ 
ਜੈਦੇ < ਭਗਤ ਜੈਦੇਵ ਜੀ ਭੀਖ ਭਗਤ ਭੀਖਣ ਜੀ 
ਤ੍ਰਿਲੋ _ - ਭਗਤ ਤ੍ਰਿਲੋਚਨ ਜੀ _ਮਰ __- ਮਰਦਾਨਾ ਜੀ 

ਧੰਨਾ _- ਭਗਤ ਧੰਨਾ ਜੀ ਰਵਿ _- ਭਗਤ ਰਵਿਦਾਸ ਜੀ 
ਨਾਮ _- ਭਗਤ ਨਾਮਦੇਵ ਜੀ ਰਾਮਾ _- _ ਭਗਤ ਰਾਮਾਨੰਦ ਜੀ 


00 


ਸਲਯ ਕੀਰ _- ਕੀਰਤ 
ਹਰਿਬੰਸ ਗਯੰ ___- _ਗਯੰਦ 
ਕਲਸਹਾਰ ਜਾਲ __- _ ਜਾਲਪੁ 

- ਮਥੁਰਾ 


ਓਅੰਕਾਰ - ਚਉਬੋਲੇ 
ਅਨੰਦ ਡੁ - ਡਖਣਾ 

੍ ਦਿਨ - ਦਿਨ ਰੈਣਿ 
ਸਲੋਕ ਸਹਸਕ੍ਰਿਤੀ ਪਹ _- ਪਹਿਰੇ 
ਸਿਧ-ਗੇਸਟਿ ਫੂਨ _- ਫੁਨਹੇ 
ਸੁਖਮਨੀ ਬਾਅ - ਬਾਵਨ ਅਖਰੀ 
ਸੁਚਜੀ ਬਾਰਾ - ਬਾਰਾ ਮਾਹ 
ਸੋਹਲਾ ਬਿਰ ` - ਬਿਰਹੜੇ 
ਸੋਦਰ ਮੁੱਦਾ _- ਮੁੰਦਾਵਣੀ 
ਸੋ ਪੁਰਖ ਰਾਗ _- ਰਾਗਮਾਲਾ 
ਕਰਹਲੇ ਵਣ - ਵਣਜਾਰਾ 
ਕੁਚਜੀ ਵਾ ਜੂ ਸਤਵਾਰ 

(4) ਕਾਵਿ-ਰੂਪ ਸੰਖੇਪ ਚਿੰਨ੍ਹ ਵੇਰਵਾ 
ਸਮੁ _- ਸਵੱਯੈ ਮੁਖਬਾਕ 

ਸਲੋਕ ਸਵ - ਸਵੱਲੈ 
ਸਲੋਕ ਵਾਰਾਂ ਤੋਂ ਵਧੀਕ _ਸੋਲਾ _- ਸੋਲਹਾ 


ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ -ਭਾਲਾੰ ਵਾਰ /ਨੰਘ 
ਸ੍ਰੀ ਗੁਰੂ ਗ੍ਰੰਥ ਸਾਰ ਵਿਸਤਾਰ -£ ਸੱਤੇਲੀਨ ਆ 
ਸ੍ਰੀ ਗੁਰੂ ਗ੍ਰੰਥ ਕੋਸ਼ -ਭਾਈ ਫੀਨ ਨ 
ਸੀ ਗੁਰੂ ਗਿਰਾਰਥ ਕੋਸ਼ -&ਡਤ ਤਾਰਾ 7ਘ ਨਰੰਤਨਮ 
ਗੁਰੂ ਗ੍ਰੰਥ ਸਾਹਿਬ ਦਰਪਣ -&. ਸਾਹੇਲ /ਨਘ 
ਸਰੀ ਗੁਰੂ ਗ੍ਰੰਥ ਸਾਹਿਬ ਦਰਪਣ-ਨਿਰਣੈ __-ਡਾਣਾੀ ਹਰਲੀਨ /ਨੈੰਘ 
ਸੀ ਗੁਰੂ ਬਾਣੀ ਪ੍ਰਕਾਸ਼ -ਸ਼ੌਢਾੰ ਤੌਜਾ ਨੰ 


ਟ 


ਤੂ --. 1. ਤੱਦ ' ੍ 

“ਨਾਨਕ ਹੁਕਮੈ ਜੋ ਬੁਝੈ ਭ ਹਊਮੈ ਕਹੈ ਨ ਕੋਇ।” 
`.. -- 'ਜੱਪੁ ੧, ੨ :੬(1) 

“ਜੇ ਧਨ ਕੰਤਿ ਨ ਭਾਵਈ ਤ_ਸਭਿ ਅਡੰਬਰ 

ਕੁੜੁ। - ਸਿਰੀ ੧, ੧੩, ੪ : ੩ (19) 

2. ਜੇ, ਜੇਕਰ 

“ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ 


ਜੜਾਉ।” --. ਸਿਰੀ ੧, ੧, ੧ : ੧ (14) 
(ਮਹਾਨਕੋਸ਼ “ਇਥੇ ਅਰਥ ਤੋਂ” ਕਰਦਾ ਹੈ) 
3. ਤਾਂ 


“ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ 
ਮੁਕਾਮਿ।” 
-- _ਸਿਰੀ ੧, ਅਸ ੧੭, ੨ : ੧ (64) 


“ਨਾਨਕ ਬਖਸੇ ਬਖਸੀਅਹਿ ਨਾਹਿ ਭ ਪਾਹੀ । 


ਤੀ 
-- ਮਾਝ ੧, ਵਾਰ ੨੪ਸ, ੧, ੧ : ੩ (149) 
4. ਤੇ, ਅਤੇ 
“ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ 
ਸਿਰਜਿਆ। ? 
=- 'ਬਿੱਹਾਂ ੫, ੧, ੧ : ੩ (542) 
“ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ 
ਆਵਏ।” 
-- ਵਡ ੧, ਛੰਤ ੨, ੪ : ੫ (567) 
5. ਕੇਵਲ, ਸਿਰਫ ਰ੍ 
“ਜਪਹਿ ਝ ਸਾਚਾ ਏਕੁ ਮੁਰਾਰੇ।” 
-- ਵਡ ੧, ਛੰਤ ੨, ੫ : ੩ (567) 
“ਜਪਹੁ ਤ ਏਕੋ ਨਾਮਾ।” 


-- ਸੂਹੀ ੧, ੧, ੧" : ੧ (728) 

ਤਉ - ॥. ਫਾ. ਭੋਤ, ਤੈਨੂੰ 
“ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ 
ਪਾਈ।”” -- ਆਸਾ ੪, ਸੋਪੁ ੨, ੧": ੨ (11) | 


“ਭਉ ਭਾਣਾ ਤਾਂ ਤ੍੍‌ਪਤਿ ਅਘਾਇ ਰਾਮ।” 











=- ਵਡ ੫. ਛੰਤ ੧, ੩ : ੧ (577) 
2. ਤਾਂ, ਤਦ 
“ਕਰਿ ਚਾਨਣੁ ਸਾਹਿਬ ਤਉ ਮਿਲੈ। 
;. :<=“'ਸਿੱਚੀਂ ਕੰ. ਤੋ, 7 
“ਨਾਨਕ ਭਉ ਮੋਖੰਤਰੁ ਪਾਹਿ।” 
-- ਆਸਾ ੧, ਵਾਰ ੧੩ਸ, ੧, ੨ : ੬ (470) 
3. ਤੂੰ, ਤੈਂ ਨੇ 
“ਜੈ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ।” 
-- ਸਿਰੀ ੫, ਛੰਤ ੩, ੪੩ : ੧ (81) 
“ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ 
ਤੋਹਿ।” 
- ਮਾਰੂ ੫, ਵਾਰ ੨ਸ, ੫, ੧ : ੨ (1094) 
4. ਤੇਰੀ ੍ 
“ਤਉ ਕੁਦਰਤਿ ਕੀਮਤਿ ਨਹੀ ਪਾਇ।” 
-- ਗਉ ੧, ੩, ੧" : ੨ (152) 
“ਭਉ ਕਿਰਪਾ ਤੇ ਮਾਰਗੁ ਪਾਈਐ। ” 
-- ਗਉ ੫, ੮੩, ੧ : ੧ (180) 
“ਤਉ ਕਾਰਣਿ ਸਾਹਿਬਾ ਰੰਗਿ ਰਤੇ।” (ਤੇਰੇ 
ਸਦਕਾ) -- ਆਸਾ ੧, ੩੩, ੧" : ੧ (358) 
5. ਉਸ, ਤਿਸ 
“ਭਉ ਗੁਣ ਪਛਾਣਹਿ ਤਾ ਪ੍ਰਭੁ- ਜਾਣਹਿ ਗੁਣਹ 
ਵਸਿ ਅਵਗਣ ਨਸੈ। ” 
-- ਆਸਾ ੧, ਛੰਤ ੧, ੨ : ੪ (436) 
“ਜਾ ਕੈ ਪ੍ਰੇਮਿ ਪਦਾਰਖੁ ਪਾਈਐ ਤਉ ਚਰਣੀ 
ਚਿਤੁ ਲਾਈਐ।” ਰ੍ 
-- ਤਿਲੰ ੧, ੪, ੩ : ੩ (722) 


੨ (25) 


6. ਤਾਂ 
“ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ 
ਪੰਡ ਉਚਾਈ ਰੇ।” 
-- ਗਉ ੧, ੧੬, ੨ : ੧ (156) 
“ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ 
ਸਦਾ ਅਬਿਨਾਸੀ।” 


ਤਉਕਿਆ 1116 ਤਸਕਰ 
- ਗਉ ਕਬ, ੫੨, ੪ : ੨ (334) 
“ਭਉ ਭੀ ਮੇਰਾ ਮਨੁ ਨ ਪਤੀਆਰਾ।” 
- ਆਸਾ ੫, ੧੧, ੧ : $ (373) 
“ਮੈ ਤਉ ਮੋਲਿ ਮਹਗੀ ਲਈ ਜੀਅ ਸਟੈ।” 
- ਧਨਾ ਰਵਿ, ੨, ੧" : ੨ (694) 





- ਮਾਰੂ ੫, ਵਾਰ ੧ਸ, ੫, ੨ : ੧ (1094) 
ਤਈ -- (ਅਰ - ਤਅਈਨ) ਤਿਆਰ 
ਤਈ ਕੀਆ।” 
(ਮਹਾਨਕੋਸ਼ ਇਥੇ ਅਰਥ ਤਪਾਇਆ ਕਰਦਾ 





7. ਤਾਂ ਵੀ, ਫਿਰ ਵੀ ਹੈ।) - ਆਸਾ ੧, ਪਟੀ ੭ : ੨ (432) 
“ਤਉ ਨ ਪੁਜਹਿ ਹਰਿ ਕੀਰਤਿ ਨਾਮਾ।” 'ਅਜਰਾਈਲੁ ਫਰੇਸਤਾ ਹੋਸੀ ਆਇ ਤਈ। ” 
- ਗੋਂਡ ਲਾਮ ੧, ੧“ : ੧ (873) (ਤਿਆਰ ਮੁਕਰਰ) 
8. ਤੇਰੇ ਕੋਲ -- ਰਾਮ ਡ, ਵਾਰ ੧੩ਸ, ੧, ੨ : ੪ (953) 
“ਤਉ ਮੈ ਆਇਆ ਸਰਨੀ ਆਇਆ।” ਤਈਆਰ -- ਤਿਆਰ 
- ਸੂਹੀ ੫, ੪੬, ੧" : ੧ (746) | “ਲੇ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ।” 


ਤਉਕਿਆ -- ਫਿੜਕਿਆ, ਤ੍ਰੋਕਿਆ - ਸਿਰੀ ੫, ੭੪, ੨ : ੨ (43) 
“ਬਲਤੌ ਜਲਤੋਂ ਤਉਕਿਆ ਗੁਰ ਚੰਦਨ | ਤਸ-।. ਤੈਸਾ, ਤਿਹੋ ਜਿਹਾ 
ਸੀਤਲਾਇਓ। ” -- ਗਉ ੫, ੧੪, ੧ : ੧(241) | “ਜਸ ਓਹੁ ਹੈ ਤਸ ਲਖੈ ਨ ਕੋਈ।” 





ਤਉਕੁ -- (ਅ. (ਤੌਕ) ਲੋਹੇ ਦਾ ਪਟਾ ਜੋ ਕੈਦੀਆਂ -- ਗਉਂ ਕਬ, ਬਾਅ, ੨ : ੪ (340) 
ਦੇ ਗਲੇ ਵਿਚ ਪਾਂਦੇ ਹਨ 2. ਤਿਸ ਦਾ, ਉਸ ਦਾ 
“ਤੇਰੇ ਗਲਹਿ ਭਉਕੁ ਪਗ ਬੇਰੀ।” “ਜਸ ਅਦੇਖਿ ਭਸ ਰਾਖਿ ਬਿਚਾਰਾ।” 
- ਗਉ ਕਬ, ੫, ੨ : ੧ (655) - ਗਉ ਕਬ, ਬਾਅ ੨੪ : ੨ (341) 
ਤਉਪਰਿ -- ਤਾਂਹੀ, ਤਦ ਹੀ ਤਸਕਰ -- (ਸੰ. ਜਦ੨੨) 1. ਚੋਰ 
“ਘੂੰਘਟੁ ਤੇਰੋ ਤਉਪਰਿ ਸਾਚੈ।” “ਵੇਮੁਖ ਹੋਇ ਰਾਮ ਤੇ ਜਿਉ ਤਸਕਰ ਉਪਰਿ 
- ਆਸਾ ਕਬ, ੩੪, ੩ : ੧ (484) ਸੁਲਿ।” 
ਤਊ - 1. ਤਦ -- ਗਉ ੫, ਵਾਰ ੭ਸ, ੫, ੨ : ੨ (319) 
“ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ।” | “ਤਸਕਰ ਪੰਚ ਸਬਦਿ ਸੰਘਾਰੇ।” (ਭਾਵ 
- ਆਸਾ ੫, ੧੧੯, ੧ : ੧ (400) ਕਾਮਾਦਿਕ ਚੋਰ)-- ਰਾਮ ੧, ਅਸ ੩, ੫:੨ (904) 
2. ਤਾਂ ਭੀ ਹੇਰ ਕੂਪ -- ਤਸਕਰਹ -- 
ਮਰਨਾ। ” -- ਆਸਾ ਕਬ, ੫, ੧ : ੨ (476) ਪੰਚ ਤਸਕਰਹ। ” 
“ਕਉਰਾਪਨੁ ਤਊ ਨ ਜਾਈ।” -- ਸਸ ੫, ੨੯ : ੫ (1356) 
- ਸੋਰ ਕਬ, ੮, ੨ : ੨ (656) ਤਸਕਰਾ -- 
3. ਤੈਨੂੰ “ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ 
“ਸੂਕਰ ਕੂਕਰ ਜੋਨਿ ਭਰਮੇ ਤਊ ਲਾਜ ਨ ਆਈ।” ਜਾਗੈ।” 
-- ਧਨਾ ਕਬ, ੫, ੩ : ੧ (692) - ਆਸਾਂ ੫, ੧੧੪, ੧" : ੨ (399) 
4. ਤੇਰੀਆ ਤਸਕਰੁ -- 
“ਸਹੀਆ ਤਊ ਅਸੰਖ ਮੰਵਹੁ ਹਭਿ ਵਧਾਣੀਆ।” “ਪਰ ਮਹਿ ਅੰਮ੍ਰਿਤ ਤਸਕਰੁ ਲੇਈ। ” 
- ਸੂਹੀ ੫, ਅਸ ੪, ੬ : ੧ (761) - ਗਉ ੧, ਅਸ ੨, ੨ : ੧ (221) 


ਡੇਖੁ।” (ਤੇਰੇ) “ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ 





ਸਾਚਾ ਇਹੁ ਹਰਿਧਨੁ ਅਗਨੀ ਤਸਕਰੈ 
ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ 
ਜਾਈ। ” -- ਸੂਹੀ ੪, ੧0, ੪ : ੧ (734) 
2. ਠਗ 
“ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ 
ਤਸਕਰ ਪੰਚ ਚੋਰ ਲਗਈਆ। ” 
-- ਬਿਲਾ ੪, ਅਸ ੧, ੨ : ੧ (833) 
ਹੋਰ ਰੂਪ -- ਤਸਕਰੁ -- 
“ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨ 
ਉਚਕਾ ਲੈ ਜਾਇ।” 
-- ਗੂਜ ੩, ਵਾਰ ੭ਸ, ੩, ੨ : ੨ (511) 
ਤਸਬੀ -- (ਅ. ਤਸ਼ਬੀਹ) ਮਾਲਾ ਜਿਸ ਦੇ 101 
ਮਨਕੇ ਹੁੰਦੇ ਹਨ 
“ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ।” 
-- ਮਾਝ ੧, ਵਾਰ ੭ਸ, ੧, ੧ : ੪ (140) 
ਤਸਵੀਸ -- (ਅ. ਤਸ਼ਵੀਸ਼) ਘਬਰਾਹਟ, ਸੋਚ, 
ਚਿੰਤਾ 
“ਨਾ ਤਸਵੀਸ ਖਿਰਾਜੁ ਨ ਮਾਲੂ।” 
` -- ਗਉ ਰਵਿ, ੨, ੧ : ੩ (345) 
ਤਸਿ - ਤਿਸ ਦਾ 
''ਨਿਹਫਲੰਂ ਸਿ ਜਨਮਸਿ ਜਾਵਤੁ ਬ੍ਰਹਮ ਨ 
ਬਿੰਦਤੇ। ” 
-- ਮਾਝ ੧, ਵਾਰ ੨੩ਸ, ੨, ੨ : ੧ (148) 
ਤਸੂ -- ਜਰ੍ਹਾ/ਕੋੜਾ/ਤਨਿਕ ਵੀ 
“ਜਾ ਕਾ ਭਸੂ ਨਹੀ ਸੰਗਿ ਚਾਲੈ।” 
- ਗਊ ੫, ਬਾਅ ੨੯ : ੪ (256) 
ਤਸੂਆ -- ਰਤਾ/ਜਰਾ/ਥੋੜਾ ਵੀ 
“ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ 
ਤਸੂਆ। ` -- ਗਉ ੫, ੧੨੭", ੧ : ੧ (206) 
ਤਸ੍੍‌ - ਉਸਦਾ 
“ਨਿਹਫਲੰ ਤਸ੍‌ ਜਨਮਸ ਜਾਵਦ ਬ੍ਰਹਮ ਨ ਬਿੰਦਤੇ।” 
-- ਸਸ ੧, ੨ : ੧ (1353) 





ਤਹ -- ।. ਉਥੇ 


ਡੂਬੀਅਲੇ। ” -- ਆਸਾ ੧, ਸੋਪੁ ੩, ੧: ੨ (12) | 


2. ਉਸ 
“ਲਪਟਿ ਰਹਿਓ ਤਹ ਅੰਧ ਅੰਧਾਰੁ ।”? 


1117 











-- ਗਉ ੫, ਸੁਖ ੫, ੩ : ੬ (268) 
“ਭਹ ਬਿਖੜੇ ਥਾਨ ਅਨਿਕ ਖਿੜ ਕੀਆ।” 
(ਉਸ ਬਿਖੜੇ ਥਾਂ) 
-- ਰਾਮ ੫, ੧੨, ੪ : ੨ (886) 
“ਸੁੰਨ ਸਮਾਧਿ ਗੁਫਾ ਤਹ ਆਸਨੁ। ” (ਉਨ੍ਹਾਂਦਾ) 
-- ਰਾਮ ੫, ੩੫, ੩ : ੧ (894) 
3. ਤਾਂ, ਤਦ 
“ਭਹ ਬਿਨੁ ਮੈਲੁ ਕਹਹੁ ਕਿਆ ਧੋਤਾ।” 





“੦੪੦ ਵ੪॥ ਦਰਦ ਭ₹੭੦॥॥ ਰਗ4 


-- ਗਉ ੫, ਸੁਖ ੨੧, ੪ : ੨:੪ (291) 
“ਭਹ ਬੇਦ-ਕਤੇਬ ਕਹਾ ਕੋਊ ਚੀਨ।” 

- ਗਉ ੫. ਸੁਖ ੨੧, ੫ : ੪ (291) 
ਤਹਕੀਕ -- (ਫ. ਤਹਕੀਕ) ਨਿਸਚਿਤ, ਯਕੀਨਨ 
“ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ।” 
ਰ੍ - ਤਿਲੰ ੧, ੧, ੧" : ੧ (721) 

ਤਹਾ - ।. ਉਸ ਥਾਂ, ਉਥੇ 
“ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ। ” 
-- ਗਉਂ ੩, ੨੮, ੨ : ੩ (160) 


ਹੋਰ ਰੂਪ -- ਤਹਾਂ -- 
“ਨਾਨਕ ਬਧਾ ਘਰੂ ਤਹਾਂ ਜਿਥੈ ਮਿਰਤੁ ਨ 
ਜਨਮੁ ਜਰਾ।” 
-- ਸਿਰੀ ੫, ੭੬, ੪ : ੩ (44) 
2. ਉਸ ਨਾਲ 


“ਛਾਡਿ ਛਾਡਿ ਸਗਲੀ ਘਈ ਮੁੜ ਤਹਾ 
ਲਪਟਾਹਿ ।” ੍‌ 
-- ਗਉ ੫, ਬਾਅ ੧੯ : ੬ (254) 
ਤਹਿਜਾ - ਤੇਰਾ 
“ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਭਹਿਜਾ 
ਨਾਉ।?, ਰ੍ 
- ਮਾਰੂ ੫, ਵਾਰ ੧੧ਸ, ੫, ੧ : ੨ (1098) 
ਤਹਿੰਜੀ - ਤੇਰੇ 
“ਜੇ ਭੁਲੀ ਜੇ ਚੁਕੀ ਸਾਈਂ ਭੀ ਭਹਿੰਜੀ ਕਾਢੀਆ।” 
- ਸੂਹੀ ੫, ਅਸ ੪, ੧ : ੧ (761) 
ਤਹੀ -- ।. ਉਸੇ ਥਾਂ, ਉਥੇਹੀ 
- ਗਉ ੧, ਅਸ ੨, ੭ : ੨ (221) 


ਤਕਉ 


1118 


ਤਖਤ 





2. ਤਦ ਹੀ, ਤਦੋਂ ਹੀ 
“ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ।” 
-- ਗਉ ੧, ਅਸ ੯, ੧ : ੩ (224) 
3. ਉਥੇ 
“ਚਮਕਾਰ ਬੀਜੁਲ ਤਹੀ। ” 
- ਸੋਰ ਲਾਮ, ੧, ੩ : ੨ (657) 
4. ਉਸੇ ਨਾਲ 
“ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ 
ਧਾਵਉ। ” -- ਟੋਡੀ ੫, ੫, ੨ : ੨ (713) 
5. ਉਸ ਨੂੰ 
“ਜੇ ਘਰਿ ਹੋਂਦੈ ਮੰਗਣਿ ਜਾਈਐ ਫਿਰਿ ਓਲਾਮਾ 
ਮਿਲੈ ਤਹੀ। ” 
- ਰਾਮ ੧, ਅਸ ੧, ੮ : ੨ (903) 
ਤਕਉ -- ਵੇਖਦਾ ਹਾਂ 
“ਸਰਬ ਚਿੰਤ ਤੁਝੁ ਪਾਸਿ ਸਾਧ ਸੰਗਤਿ ਹਉ 


ਤਕਉ। ” (ਭਾਵ -ਲੈਂਦਾ ਹਾਂ ਸਾਧ ਸੰਗਤ ਦਾ 
ਆਸਰਾ) -- ਸਵ ੩. ੧੮ : ੨ (1395) 
ਤਕਹਿ -- ਤਕਦੇ ਹਨ 


“ਸਾਝ ਬਿਹਾਗ ਤਕਹਿ ਆਗਾਸੁ। ” 
-- ਗਉ ੧, ੬, ੩ : ੩ (152) 
'“ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।” 
(ਟਕ ਲਾ ਕੇ ਵੇਖਣਾ) 
-- ਗਉ ੪, ਵਾਰ ੨੭ : ੨ (315) 
ਤਕਬੀਰ -- (ਅ.ਤਕਬੀਰ) ਰਬ ਦੀ ਵਡਿਆਈ 
ਸਰੀਰ ਤੇ “ਰਾਮ ਨਾਮ ਸਤ?” ਦੀ ਧੁਨੀ 
ਅਥਵਾ ਕਲਮਾ ਪੜਨਾ ਭਾਵ ਮ੍ਰਿਤਕ 
ਪ੍ਰਾਣੀ ਲਈ ਪ੍ਰਾਰਥਨਾ, ਉਹ ਨਮਾਜ਼ ਜੋ 
ਮੁਰਦੇ ਨੂੰ ਦਫਨ ਕਰਨ ਲਗਿਆਂ ਪੜ੍ਹਦੇ 
ਹਨ 
“ਆਖਿਰ ਬਿਅਫਤਮ ਕਸ ਨ ਦਾਰਦ ਜੂੰ ਸਵਦ 
ਤਕਬੀਰ। ” _-- ਤਿਲੰ ੧, ੧, ੨ : ੨ (721) 
ਤਕੜੀ -- ਤਰਾਜ਼ੂ, ਕੰਡਾ 
“ਬਿਨੁ ਤਕੜੀ ਤੋਲੈ ਸੰਸਾਰਾ।” 


>- ਮਾਂਝ ੩, ਅਸ ੩. ੧ : ੨ (110) 


ਓਨੀ ਤਕੜੇ ਪਾਏ ਹਾਥ ।” 
<=- ਸਿੱਚੀਂ ੫. ਪਹ 8, ੫ 2 2 (78) 


ਤਕਾ - ਵੇਖਾਂ 
“ਘਰਿ ਆਪਨੜੈ ਖੜੀ ਝਕਾ ਮੈ ਮਨਿ ਚਾਉ ਘਨੇਰਾ 
ਰਾਮ।” (ਭਾਵ ਉਡੀਕਾਂ) 
- ਸੂਹੀ ੧, ਛੰਤ ੩, ੧ : ੨ (764) 
ਤਕੀ -- ਵੇਖੀ, ਢੂੰਢੀ 


“ਹਉ ਆਇਆ ਦੂਰਹੁ ਚਲਿ ਕੈ ਮੈਂ ਤਕੀ ਤਉ 
ਸਰਣਾਇ ਜੀਉ।” 

ਰ - ਸੂਹੀ ੫, ਕੁਚ ੩ : ੫ (763) 
(“ਮਹਾਨਕੋਸ਼` ਇਥੇ ਅਰਥ ਵਿਚਾਰੀ ਨਿਸਰਿਤ 
ਕੀਤੀ ਕਰਦਾ ਹੈ) ਰ੍ 

ਤਕੀਆ -- (ਅ. ਤਕੀਯਹ) ਆਸਰਾ ਆਧਾਰ 

“ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ।” 

-- ਗਉ ੫, ੮੭,੩:੪(181) 
ਹੋਰ ਰੂਪ -- ਤਕੀਐ -- 
“ਗੁਰ ਕੈ ਤਕੀਐ ਨਾਮਿ ਅਧਾਰੇ।” (ਆਸਰੇ) 
-- ਮਾਝ ੩, ਅਸ ੧੫, ੩ : ੨ (118) 
ਤਕੇ -- ਵੇਖਦਾ ਹੈ 

“ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ।” 
(ਭਾਵ ਖੁਆਰ ਹੁੰਦਾ ਹੈ) 

- ਸਿਰੀ ੧, ਅਸ ੬, ੨ : ੧ (56) 

“ਮਨਮੁਖੁ ਤਕੇ ਕੁੰਡਾ ਚਾਰੇ।” 

- ਮਾਰੂ ੧, ਸੋਲਾ ੩, ੨ : ੨ (1022) 


ਹੋਰ ਰੂਪ -- ਤਕੈ -- 
“ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ 
ਅਰਦਾਸਿ।?” (ਤਕਦੀ ਹੈ, ਤਾਂਘ ਨਾਲ 
ਵੇਖਦੀ ਹੈ) 


ਰ੍ -- ਸਿਰੀ ੧, ਅਸ ੨, ੨ ; ੨ (54) 
ਤਖਤ -- (ਅ. ਤਖਤ) ਰਾਜ-ਸਿੰਘਾਸਣ 
“ਤਖਤ ਨਿਵਾਸੀ ਪੰਚ ਸਮਾਇ।” 
-- ਆਸਾ ੧, ਅਸ ੧, ੬ : ੨ (411) 


ਹੋਰ ਰੂਪ -- ਤਖਤਿ -- 
“ਸਲਤਾਨੁ ਹੋਵਾ ਮੇਲਿ ਲਸਕਰ ਭਖਤਿ ਰਾਖਾ 
ਪਾਉ।”” (ਤਖਤ ਤੇ) 


- ਸਿਰੀ ੧, ੧, ੪: ੧(14) 
“ਮੇਰੇ ਠਾਕੁਰ ਪੂਰੈ ਤਖਤਿ' ਅਡੇਲੁ।” (ਰਾਜ 


ਤਗ | ਵੀ 


ਸਿੰਘਾਸਨ) -- ਸਿਰੀ ੧, ੯, ੧" 


੦ ਕੇ 000) 
“ਕਰਸਨਿ ਤਖਤਿ ਸਲਾਮੁ ਲਿਖਿਆ 
ਪਾਵਸੀ।” (ਰਾਜ ਸਿੰਘਾਸਨ ਭਾਵ ਰਾਜੇ) 


- ਮਾਝ ੧, ਵਾਰ ੧੧ : ੮ (143) 
“ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ 
ਸੇਇ।”” (ਉਚੀ ਪਦਵੀ) 
-- ਰਾਮ ੧, ਓਅੰ ੪੫ : ੬ (936) 
ਤਖਤੁ -- . 
“ਤਖਤੁ ਸਭਾ ਮੰਡਨ ਦੋਲੀਚੇ । ” 
-- ਗਉ ੫, ੮੧, ੩ : ੧ (179) 
“ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ 
ਗੁਰ ਹਟੀਐ।” (ਗੱਦੀ) 
- ਰਾਮ ਬਸ, ਵਾਰ > : ੩ (966) 
“ਸਾਚੀ ਨਗਰੀ ਤਖਤੁ ਸਚਾਵਾ। ” (ਹਿਰਦੇ 
ਰੂਪੀ ਤਖਤ) 
-- ਮਾਰੂ ੧, ਸੋਲਾ ੩, ੧੧ : ੧ (1023) 
ਤਖਤੈ -- ਰ੍ 
“ਤਖਤਿ ਬਹੈ ਤਖਝੈ ਕੀ ਲਾਇਕ। ” (ਤਖਤ 
ਦੇ) -- ਮਾਰੂ ੩, ਸੋਲਾ ੧੮, ੧੪ : ੧ (1039) 
“ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ 
ਹੋਈ।” - ਮਾਰੂ ੩, ਵਾਰ ੬ : ੧ (1088) 
ਤਗ -- ਧਾਗਾ, ਡੋਰੀ, ਹੋਰ ਵੇਖੋ “ਤਗਿ”, 'ਤਗੁ” 
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ” 


(ਭਾਵ ਜਨੇਊ) -- ਆਸਾ ਕਬ, ੨, ੧ : ੧ (475). 


ਨ ਤੰਗੀ, ੍ ਵੇਖੋ “ਤੰਗੀਐ” 


ਤਜਿ ਤੰਗਨਾ। ” 
- ਮਾਰੂ ੫, ਸੋਲਾ ੯, ੪ : ੩ (1080) 
ਤਗਿ -- ਧਾਗਾ ਭਾਵ ਜਨੇਊ, ਹੋਰ ਵੇਖੋ “ਤਗ”, 
“ਤਗੂ ' 
“ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੂ।” 
-- ਆਸਾ ੧, ਵਾਰ ੧੫ਸ, ੧, 2 : ੬ (471) 


-- ਗੂਜ ੫, ਵਾਰ ੨ : ੭ (518) 
ਤੰਗੀਐ -- ਤੰਗ ਹੋਈਦਾ ਹੈ, ਵੇਖੋ _ਤੰਗਨਾ 
“ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ। ” 






-- ਮਲਾ ੧, ਵਾਰ ੨੩ : ੨ (1288) 
ਤਗੁ - ਧਾਗਾ, ਡੋਰੀ ਭਾਵ ਜੰਵੂ 
“ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ 
ਤਗੁ । 

- ਆਸਾ ੧, ਵਾਰ ਦਸ, ੧, ੧ : ੯ (467) 
ਤਗੈ -- ਨਿਭਹਿ 
“ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ 
ਤਗੈ।” _- ਮਾਰੂ ੫, ਵਾਰ ੧੧ : ੨ (1098) 
ਤਛਾਵਹਿ -- ਕਟਵਾਉਣਾ, ਛਿਲਾਉਣਾ 
“ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ 
ਦੁਖ ਸਹਹਿ।” 

-- ਰਾਮ ੩, ਵਾਰ ੧੨ਸ, ੧, ੧ : ੩ (952) 
ਤਜਉ -- ਤਿਆਗਦਾ ਹਾਂ 
“ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ 
ਪਰਤ। ”” - ਦੇਵ ੫, ੩, ੧" : ੨ (529) 


“ਏਕਾ ਓਟ ਤਜਉ ਬਿਖੁ ਕਾਮੀ।” (ਛੱਡ/ਤਿਆਗ 


ਦਿਆਂ) _- ਮਾਰੂ ੫, ਸੋਲ ੯, ੩ : ੨ (1080) 
ਹੋਰ ਰੂਪ -- ਤਜਹਿ -- 

“ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ 

ਕਹਾ ਨਿਹੋਰਾ।” (ਤਿਆਗੇ) 

-- ਧਨਾ ਕਬ, ੩, ੧” : ੨ (692) 

ਤਜਹੁਂ -- 

“ਪੰਡਿਤ ਹਰਿ ਪੜੁ ਤਜਹੁ ਵਿਕਾਰਾ” (ਤਿਆਗੋ, 

ਛਡੋ) -- ਗਉ ੩, ਅਸ ੨, ੧" : ੧ (229) 


- ਗਾਥਾ ੫, ੧0 : ੨ (1360) 
ਹੋਰ ਰੂਪ -- ਤਜਣਾ -- 
“ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੇ 
ਕਿਉ ਤਜਣਾ ਜਾਇ।” (ਛੱਡਣ ਹੁੰਦਾ, 
ਤਿਆਗਿਆ ਜਾਂਦਾ ਹੈ) 
-- ਆਸਾ ੫, ਬਿਰ ੧, ੨ : ੧ (431) 
ਤਜਤ -- ਫ਼ਤਣਾ 
“ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ 
ਨਹੀ ਨਿਤ।”” _ -- ਸਲੋ ੯, ੪੫: ੧ (1428) 
ਹੋਰ ਰੁਪ -- ਤਜੰਤ -- 
“ਦ੍ਰਿੜੰਤ ਨਾਮੰ ਤਜੰਤ ਲੋਭੰ। ” (ਛਡਣਾ, ਤਿਆਗਣਾ) 


ਤਜਾਇ 


1120 


ਤਜਿ 





-" ਸੱਸ ੫, 30 : ੨ (1354) 


ਤਜੰਤਿ -- 


(ਤਜਨ ਨਾਲ) 
- ਸਸ ੫, ੪੯ : ੨ (1358) 


ਤਜਾਇ -- 1. ਦੁਰ ਕਰਦਾ ਹੈ 


0 
ਬਿਸੀਰਨਹ। 
= 





“ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ 


ਅਗਿਆਨੁ ਤਜਾਇ। ” 
-- ਸਿਰੀ ੩, ੬੪, ੨ : ੪ (39) 
2. ਛਡ ਦੇਹ 
ਤਜਾਇ। ” 
-- ਗਉ. ੪, ਕਰ ੧, ੬ : ੧ (234) 
ਹੋਰ ਰੂਪ -- ਤਜਾਇਆ -- 
“ਬਾਣੀ ਬ੍ਰਹਮਾ ਵੇਦੁ ਧਰਮੁ ਦ੍ੜਹੁ ਪਾਪ 
ਤਜਾਇਆ ਬਲਿਰਾਮ ਜੀਉ।”” (ਛਡਿਆ) 


- ਸੂਹੀ ੪, ਛੰਤ ੨, ੧ : ੨ (773) [ 


ਤਜਾਇਣ -- 
“ਦੁਖ ਰੋਗ ਸੋਗ ਸਭਿ ਬਿਨਸੇ ਗੁਰ ਪੁਰੇ ਮਿਲਿ 
ਪਾਪ ਤਜਾਇਣ। ? (ਛੱਡ ਦਿਤੇ ਜਾਂਦੇ ਹਨ) 
ਰ - ਸੂਹੀ ੫, ੩੪, ੧" : ੨ (744) 
ਤਜਾਏ -- 
“ਕਾਮੁ ਕ੍ਰੋਧੁ ਅੰਹਕਾਰੁ ਤਜਾਏ ਤਿਸੁ ਜਨ ਕਉ 
ਉਪਦੇਸੁ ਨਿਰਮਾਲਕਾ ।” (ਛਡਾਉਂਦਾ ਹੈ) 
- ਮਾਰੂ ੫, ਸੋਲਾ ੧੩, ੧੪ : ੩ (1085) 
“ਚਰਨ ਲੁਭਾਏ ਆਨ ਤਜਾਏ। ” (ਤਿਆਗਿਆ 
ਹੈ) -- ਕਾਨ ੫, ੪੬, ੨ : ੧ (1307) 
ਤਜਾਤ -- ਫ਼ਤਣਾ 
“ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ 
ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ।” 
-- ਸਵ ੪, ਮਥੁ ੫ : ੨ (1404) 
ਤਜਾਰੀ -- ਛਡਣਾ 
“ਕਾਮ ਕ੍ਰੋਧ ਲੋਭ ਮੋਹ ਤਜਾਰੀ। ” 
-- ਸੂਹੀ ੫, ੧੮, ੩ : ੧ (740) 


ਤਜਾਵਹਿ -- ਦੂਰ ਕਰੇ, ਛਡੇ 


“ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ` 


` ਪਾਪ ਤਜਾਵਹਿ ਰਾਮ।” 





- ਸੂਹੀ ੫, ੭, ੧: ੨ (781) 
ਹੋਰ ਰੂਪ -- ਤਜਾਵਹੁ -- 
“ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੂਧਿ 
ਤਜਾਵਹੁ।” (ਛੁਤਵਾ ਦੇਵੋ) 
-- ਕੇਦਾ ੫, ੬, ੨ : ੧(1120) 
ਤਜਾਵਣਾ -- 
“ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ 
ਦੂਖ ਤਜਾਵਣਾ। ” 
- ਮਾਰੂ ੫, ਅਸ ੫, ੩ : ੧ (1018) 
ਤਜਾਵੈ -- 
ਲਾਈ। ” (ਛੂਡਾ ਦੇਦਾ ਹੈ) 
- ਗੂਜ ੫, ੧੭, ੧ : ੧ (449) 
ਤਜਿ =- ।. ਤਿਆਗ/ਛੱਡ ਕੇ 
ਆਤਮੈ ਹੋਇ ਧਿਆਈ।” 
-- ਸਿਚੀ ੧, ੨੬, ੨ : ੧ (23) 
2. ਛਡ/ਤਿਆਗ ਦੇ, ਛੱਡੋ, ਤਿਆਗੋ 
“ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ।” 
-- ਸਿਰੀ ੩, ੪੨, ੧": ੧ (29) 
ਹੋਰ ਰੂਪ -- ਤਜਿਓ -- 
“ਤਨਨਾ ਬੁਨਨਾ ਸਭੁ ਭਜਿਓ ਹੈ ਕਬੀਰ।” 
(ਤਿਆਗ ਦਿਤਾ, ਛੱਡ ਦਿਤਾ) 
- ਗੁਜ ਕਬ, ੨, ੧" : ੧ (524) 
“ਕਿਸੁ ਕਾਰਣਿ ਗ੍ਰਿਹ ਤਜਿਓ ਉਦਾਸੀ।” 
(ਤਿਆਗਿਆ/ਛੱਡਿਆ ਹੈ) 
-- ਰਾਮ ੧, ਸਿਗੋ ੧੭ : ੧ (939) 
ਤਜਿਆ -- 
“ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ 
ਕੀਆ ਆਧਾਰੋ।” (ਤਿਆਗਿਆ, ਛਡਿਆ) 
ਰ -- ਸਿਰੀ ੧, ੨੮, ੩ : ੧ (24) 
ਤਜਿਐ -- 
“ਭਜਿਐ ਅੰਨਿ ਨ ਮਿਲੈ ਗੁਪਾਲ।” (ਤਿਆਗਨ 
ਨਾਲ) _-- ਗੋਂਡ ਕਬ, ੧੧, ੪ : ੨ (873) 
ਤਜੀ -- ਰ੍ ੍ 
“ਭਜੀ ਸਿਆਣਪ ਬਲ ਬੁਧਿ ਬਿਕਾਰ।” (ਛੱਡ 
ਦਿਤੀ) __-- ਗਉ ੫, ੭੬, ੧ : ੩ (177) 
ਤਜੀਅ -- 








; ੨੬ 


1121 


ਤਣੀਏ 





“ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ।” 
- ਬਿਲਾ ਕਬ, ੩, ੨ : ੧ (855) 
ਤਜੀਅਹਿ -- 
ਅਵਰਿ_ਜੰਜਾਲ।”? 
- ਗਉ ੫. ਥਿਤੀ ੮ਸ : ੧ (298) 
“ਮਾਇਆ ਮੋਹੁ ਤਬ ਬਿਸਰਿ ਗਇਆ ਜਾਂ 
ਤਜੀਅਲੇ ਸੰਸਾਰੰ।” (ਛਡੇਗਾ) 
-- ਸਿਰੀ ਭਿਲੋਂ, ੨, ੩ : ੨ (92) 


“ਨਾਨਕ ਤਜੀਅਲੇ ਅਵਰਿ ਜੰਜਾਲ।” 


(ਛੱਡ/ਤਿਆਗ ਦੇ) 
-- ਗਉ ਪ, ੧੨੧, ੪ : ੨ (190) 
__ਤਜੀਐ -- 
ਧਨੁ ਇਹੁ ਮਨਾ।” (ਛੱਡ ਦੇਈਏ) 
- ਬਿਹਾ ੫, ਛੰਤ ੪, ੨ : ੪ (544) 
ਤਜੀਲੇ -- 
“ਤਜੀਲੇ ਬਨਾਰਸ ਮਤਿ ਭਈ ਥੋਰੀ।” 
(ਤਿਆਗ/ਛੱਡ ਦਿਤਾ) 
- ਗਉ ਕਬ, ੧੫, ੧" : ੨ (326) 
ਤਰਲ ਰ 


ਗੁਰ ਗਿਆਨ।” (ਛੱਡ) 


-- ਆਸਾ ਰਵਿ, ੬. ੪ : ੧(486) | 


ਤਜੇ -- 

“ਹਉਮੈ ਵਿਚਹੁ ਤਜੇ ਵਿਕਾਰ।” (ਤਿਆਗੇ) 
੍ -- ਗਉਂ ੩, ੨੫, ੩ : ੪ (159) 
.. (੮ 

“ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ 
ਅਭਿਮਾਨੁ।” (ਤਿਆਗ ਦੇਵੇ) 


- ਸਿਰੀ ੩, ੬੩, ੩ : ੧ (39) | 


ਤਜ ਕਰੀ 
“ਕਾਮ ਕ੍ਰੋਧ ਲੋਕੁ ਮੋਹੁ ਤਜੋ।” (ਤਿਆਗ ਦੇਵੈ) 
-- ਗਉ ੫, ਅਸ ੧੩, ੬ : ੧(241) 
ਤਟ -- ਕਿਨਾਰਾ ਕੰਢਾ ___ 
“ਭਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ 
ਬਾਜਾਰਾ। ' _ - ਗਉ ੧, ੧੭, ੪ : ੧ (156) 





“ਰਵਿਦਾਸ ਦਾਸ ਉਦਾਸ ਤਜੁ ਭ੍ਰਮ ਤਪਨ ਤਪੁ 





ਤਟਹ -- ਕਿਨਾਰੇ ਭਾਵ ਤੀਰਥ 
“ਨਾਨਕ ਸੇਵ ਅਪਾਰ ਦੇਵ ਤਟਣਹ ਖਟਹ ਬਰਤ 
ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ 
ਪੁਨੀ।” -- ਭੈਰ ੫, ੫੭, ੨ : ੨ (1153) 
ਤਟਨ -- ਕਿਨਾਰੇ ਭਾਵ ਤੀਰਥ 
“ਭਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ 
ਸੁਆਉ।” -- ਕਾਨ ੫, ੩੯, ੧ : ੧ (1306) 
ਤਣਾ -- (ਸੰ. ਰਗਕ, ਰਗਗ) ਤਲਾ, ਸਰੋਵਰ 
“ਜੇ ਓਹੁ ਕੂਪ ਤਣਾ ਦੇਵਾਵੈ।” 
-- ਗੋਂਡ ਰਵਿ, ੨, ੧ : ੩ (875) 
ਤਟਾਂ -- ਦਰਿਆਵਾਂ ਦੇ ਕੰਢਿਆਂ 
- ਆਸਾ ੧, ਵਾਰ ਦਸ, ੧, ੧ : ੧ (467) 
ਤਟਿ - ਕਿਨਾਰੇ, ਕੰਢੇ 
“ਭਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ 
__ - ਮਾਝ ੩, ਅਸ ੧੨, ੩ : ੩ (116) 
ਤਡਹਿ -- ਫੈਲਾਉਣਾ, ਅੱਡਣਾ ਰ 
“ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਝਡਹਿ ਘਰਿ 
ਘਰਿ ਮੰਗਾਇ।” 


-- ਗਉ ੪, ਵਾਰ ੭ਸ, ੪, ੨ : ੪ (303) 





- ਸਿਰੀ ੪, ਵਾਰ ੮ : ੫ (85) 

ਤਣਾ -- (ਸੰ. ਜਜਧ) ਪੁਤਰ 

“ਦੂੜਾ ਆਇਓਹਿ ਜਮਹਿ ਭਣਾ।” (ਜਮ ਦਾ 
ਪੁੱਤਰ ਭਾਵ ਬੁਢਾਪਾ ਜਮਦੂਤ (ਦਰਪਣ) 

- ਸਿਰੀ ਤਿਲੋ, ੨, ੧" : ੧ (92) 
(ਮਹਾਨਕੋਸ਼ ਇਸ ਦੇ ਅਰਥ _ਗਰਜਦਾ ਹੋਇਆ 
ਕਰਦਾ ਹੈ) 

ਤਣੀਐ -- ਤਾਣੀ ਨੂੰ ਫੈਲਾਈਏ ਰ੍ 
“ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ।” 
- ਸੂਹੀ ੩, ਵਾਰ ੧੪ਸ, ੧, ੧: ੫ (790) 


ਤਣੀਏ -- ਤਾਣੀਆਂ ਭਾਵ ਪ੍ਰਕਾਰ/ਕਿਸਮਾਂ 


-- ਰਾਮ ੫, ੧੨, ੩ : ੨ (886) 


ਤਤ 


ਤਤ -- 1. ਤਤ੍ਹ, ਅਸਲੀਅਤ, ਸਾਰ ਵਸਤੂ 
“ਭਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ।” 
-- ਸਿਰੀ-੫, ੯੬, ੨ : ੨ (51) 
“ਕੋਸ਼” ਨੇ ਇਥੇ ਅਰਥ 'ਬ੍ਰਹਮ” ਕੀਤੇ ਹਨ 
“ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ 
ਬੇਤੈ।” (ਮਿਲਾਪ ਦੀ ਅਸਲੀਅਤ) __ 
-- ਕਾਨ ੫, ੨੨, ੧ : ੨ (1302) 
2. ਭੂਤ, ਅਨਾਸਰ ਸਾਧਾਰਣ ਮੂਲ ਪਦਾਰਥ (ਕੋਸ਼) 
“ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ 
` ਜਨਮਿ ਨ ਆਹੀ।” 
-- ਗਉਂ ੩, ੩੫, ੪ : ੨ (162) 
“ਇਆ ਤਭ ਲੇਹੁ ਸਰੀਰ ਬਿਚਾਰੀ।” 
-- ਗਉਂ ਕਬ, ੩੯, ੨ : ੨ (331) 
“ਇਹੁ ਮਨੁ ਪੰਚ ਤਤ ਕੋ ਜੀਉ। ” 
-- ਗਉ ਕਬ, ਸ਼ਾਅ ੩੩ : ੨ (342) 
3. ਉਥੇ, ਉਧਰ ਤਤ੍ਰ 
“ਜਤ ਕਤ ਦੇਖਉ ਤਤ ਰਹਿਆ ਸਮਾਇ।” 
-- ਗਉ ੫, ੧੩੮, ੪ : ੧ (193) 
“ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ 
ਸੋਇ।” 
-- ਗਉ ੫, ਥਿਤੀ ੧0ਸ : ੧ (298) 
4. ਆਤਮ ਤਤ 
“ਤਉ ਤਤਹਿ ਤਤ ਮਿਲਿਆ ਸਚੁ ਪਾਵਾ। ” 
-- ਗਉ ਕਬ, ਬਾਅ ੨੨ : ੪ (341) 
5. ਤੁਰੰਤ, ਫੌਰਨ, ਤਤਕਾਲ ਦਾ ਸੰਖੇਪ 
“ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ 
ਤਤ ਫ਼ਾਰ।” 
-- ਧਨ ੫, ੫੨. ੧ : ੨ (6830 
“ਨੈਨ ਸ੍ਰ ਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ 
ਤਤ ਘਾਟ।” (ਤੁਰੰਤ) 
- ਸਾਰ ੫, ੧0੫, ੧" : 
6. ਤਦ, ਤਦੋਂ 
“ਕਰਉ ਸੇਵਾ ਸਤਪੁਰਖ ਪਿਆਰੇ ਜਤ ਸੁਨੀਐ 
ਤਤ ਮਨਿ ਰਹਸਾਉ।” 
-- ਕੈਦਾ ੫, ੪, ੧: ੧(1120) 
7. ਨਿਚੋੜ, ਸਾਰ 
“ਸਗਲ ਭੜ ਮਹਿ ਤਤੁ ਗਿਆਨੁ। ' 
- ਬਸੰ ੫, ੮, ੪ : ੧ (1182) 





੨ (1224) 


1122 












ਨਾਨਕ। ? (ਮਹਾਨਕੋਸ਼) ਇਥੇ ਅਰਥ “ਉਸ” 
ਕਰਦੇ ਹਨ) _-- ਸਸ ੫, ੩ : ੫ (1354) 
“ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ 
ਤਤ ਸਮਤ ਸਰੇ।” (ਹਰਿ (ਤਤ) ਦਾ ਚਾਹੁਣ 
ਵਾਲਾ) _-- ਸਵ ੪, ਕਲ ੧ : ੧੨ (1396) 
“ਅਉਖਧ ਮੰਤ੍ਰ ਤੰਤ ਸਭਿ ਛਾਰੁ।” 
-- ਗਉ ੫, ੧੪੯, ੩ : ੧ (196) 
2. ਤਤ, ਅਸਲੀਅਤ 
“ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ 
ਤੰਤ ਮਹਿ ਜੋਗੰ।” (ਭਾਵ ਪ੍ਰਭੂ) 
-- ਆਸਾ ੧, ੩੭, ੧” : ੧ (360) 
_ “ਪਰਮ ਤੰਤ ਮਹਿ ਰੇਖ ਨ ਰੂਪੁ।” (ਭਾਵ ਹਰਿ) 
-- ਰਾਮ ੩, ਵਾਰ ੧੨ਸ, ੧, ੨ : ੬ (952) 
%, ਜੀਵ, ਤਤ 
ਪਾਈ।” -- ਪ੍ਰਭਾ ੧, ੪, ੪ : ੨ (1328) 


ਤਤਹ -- 1. ਤਿਵੇਂ, ਉਸੇ ਤਰ੍ਹਾਂ 


ਰਾਮ ਨਾਮਹ।” -- ਸਸ ੫, ੩੦ !: ੨ (1356) 
2. ਉਥੇ 
ਲੋਕਹ।?” __-- ਸਸ ੫, ੩੬ : ੧ (1357) 


ਤਤਹਿ -- ਹਰਿ ਤਤ, ਅਸਲੀਅਤ 


“ਤਉ ਤਤਹਿ ਤਤ ਮਿਲਿਆ ਸਚ ਪਾਵਾ।” 
-- ਗਉ ਕਬ, ਬਾਅ ੨੨ : ੪ (341) 


ਤਤਕਾਲ -- ਤੁਰਤ ਤੁਰੰਤ, ਛੇਤੀ, ਫੌਰਨ 


“ਹਸਤ ਪੁਨੀਤ ਹੋਹਿ ਤਤਕਾਲ। ” 
-- ਗਉ ੫, ੯੭, ੧ : ੧ (185) 
ਹੋਰ ਰੂਪ -- ਤਤਕਾਲਿ -- 
“ਗਲਾ ਉਪਰਿ ਤਪਾਵਸਿ ਨ ਹੋਈ ਵਿਸੁ ਖਾਧੀ 
ਤਤਕਾਲਿ ਮਰਿ ਜਾਏ। ” 
- ਗਉ ੪, ਵਾਰ ੧ਪਸ, ੪, ੧ : ੬ (308) 
ਤਤਕਾਲੇ -- 





ਗਇਆ ਤਤਕਾਲੇ। ” 
-- ਆਸਾ ੫, ੪੨, ੪ : ੧ (381) 
ਤਤਖਿਣ -- ਝਟਪਟ, ਤੁਰੰਤ 
“ਸੰਤ ਉਧਾਰਉ ਤਤਖਿਣ ਤਾਲਿ।” 

-- ਗੋਂਡ ੫, ੧੮, ੧ : ੪ (867) 
ਤਤਬੇਤਾ -- ਅਸਲੀਅਤ ਨੂੰ ਜਾਣਨ ਵਾਲਾ, 
ਗਿਆਨਵਾਨ 
“ਜਪ ਤਪ ਸੰਜਮ ਗਿਆਨ ਤਤਬੇਤਾ ਜਿਸੁ ਮਨਿ 
__ ਵਸੈ ਗ੍ਰੋਪਾਲਾ।” ਰ 

- ਸੋਰ ੫, ੨੩, ੩ : ੧ (615) 
ਤਤਮਇਅੰ -- ਤਤਸਰੂਪ 
“ਬਦਿ ਅੰਮ੍ਰਿਤ ਤਤਮਇਅੰ।” 
- ਗੂਜ ਜੈਂਢੇ, ੧, ੧% : ੨ (326) 
ਤਤਾ -- 1. ਗੁਰਮੁਖੀ ਲਿਪੀ ਦਾ ਇਕੀਵਾਂ ਅਖਰ 
'ਤ' 


“ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿੰਦ 


ਰਾਇ।” 
2. ਗਰਮ 
“ਚਬੇ ਤਤਾ ਲੋਹ ਸਾਰੂ ਵਿਚਿ ਸੰਘੈ ਪਲਤੇ। ” 
ਰ <- ਗਉ ੪, ਵਾਰ ੩੨ : ੨ (317) 
ਤਤਿ -- 1. ਸਾਰ ਨਾਲ, ਤਤ ਨਾਲ, ਅਸਲੀਅਤ 


-- ਗਉ ੫, ਬਾਅ ੩੨ : ੧ (256) 


ਨਾਲ 
“ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ 
ਤਤਿ ਕਰਿ ਭੋਗੋਂ।”” 
- ਸੂਹੀ ੪, ਛੰਤ ੧, ੧ : ੫ (773) 
2. ਵੀਚਾਰ 

“ਦੀਪਕੁ ਸਹਜਿ ਬਲੈ ਤਤਿ ਜਲਾਇਆ। ” 

- ਤੁਖਾ ੧, ਬਾਰਾ ੧੨ : ੨ (1109) 
3. ਤਤ ਸਰੂਪ ਹਰਿ, 

“ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ 
ਤਤਿ ਲਿਵ ਲਾਇ।”” (ਗਿਆਨ ਰਾਹੀਂ ਤਤ 
ਹਰਿ ਵਿਚ ਲਿਵ ਜੋੜੇ) 

-- ਸਾਰ ੪, ੪, ੩ : ੧ (1199) 
ਤਤਿਆ = ਤੜੀ, ਗਰਮ 
“ਚਲੇ ਨਾਮੁ ਵਿਸਾਰਿ ਤਾਵਣਿ ਤਤਿਆ। ” 
-- ਮਲਾ ੧, ਵਾਰ ੨੪ : ੫ (1289) 


ਤਤੀ =- 1. ਗਰਮ 





1123 ਤਤੂ 


“ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ।” 
- ਸਿਰੀ ੫, ਅਸ ੨੬, ੧ : ੪ (70) 
2. ਉਥੇ ਹੀ 
“ਜਹਾ ਪਨਾਵਉ ਜਾਂਉ ਤਤੀ ਰੀ।” 
- ਸੂਹੀ ੫, ੧0, ੨ : ੨ (739) 
3. ਸੜੀ ਹੋਈ 
“ਭਤੀ ਤੋਇ ਨ ਪਲਵੈ ਜੇ ਜਲਿ ਟੂਬੀ ਦੇਇ ।” 
-- ਸਲੋ ਫਰ, ੬੨ : ੧ (1381) 
ਤੰਤੀ -- 1. ਤਾਰ 
ਬਾਜੀ।” (ਭਾਵ ਬਿਰਤੀ ਰੂਪੀ/ਸੁਰਤ ਰੂਪੀ) 
- ਗਉ ਕਬ, ੫੩, ੩ : ੨ (335) 
ਜੰਤ ਜਨਾ।”” (ਵੀਣਾ, ਤਾਰ ਵਾਲਾ ਸਾਜ਼) 
-- ਬਿਲਾ 8, ੧, ੧ : ੨ (799) 
ਤਤੀਆ -- ਦੁਖਦਾਇਕ, ਪੀੜਤ 
“ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ 
ਤਤੀਆ। ” 
- ਮਾਰੂ ੫, ਵਾਰ ੨੨ਸ, ੫, ੩ : ੨ (1102) 
ਤਤੁ -- 1. ਮੂਲ ਭਾਵ ਪ੍ਰਭੂ, ਹਰਿ, ਪਾਰਬ੍ਰਹਮ 
“ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੂ। ” 
-- ਸਿਰੀ ੧, ਅਸ ੧੨, ੫ : ੧ (61) 
“ਚੀਨੈ ਤਤੁ ਗਗਨ ਦਸ ਦੁਆਰ। ” 
-- ਆਸਾਂ ੧, ੨0, ੩ : ੩ (355) 
2. ਅਸਲੀਅਤ 
“ਸਤਿਗੁਰੁ ਮਿਲੈ ਤਾ ਭੜੁ ਪਾਏ।”” 
-- ਮਾਝ ੩, ਅਸ ੧੩, ੩ : ੧ (116) 
“ਕਹੁ ਨਾਨਕ ਇਹੁ ਤਤੁ ਬੀਚਾਰਾ।” (ਵਿਚਾਰ 
ਕੇ ਅਸਲ ਗਲ ਲਭੀ ਹੈ) 
-- ਗਉ ੫, ੧੧੩, ੩ : ੧ (188) 
3. ਤਤੂ 
“ਨਾਮ ਤਤੁ ਕਲਿ ਮਹਿ ਪੁਨਹਚ਼ਰਨਾ। ” 
-- ਗਉ ੫, ਬਾਅ ੨0 : ੪ (254) 
4. ਸਾਰ, ਨਿਚੋੜ 
“ਕਰਮ ਧਰਮ ਤਤੁ ਨਾਮ ਅਰਾਧੂ”' (ਨਾਮ ਦਾ 
ਆਰਾਧਨਾ ਸਾਰੇ ਕਰਮਾ ਧਰਮ ਦਾ ਸਾਰ 
ਹੈ) -- ਗਉਂ ੫, ਬਾਅ ੪2੭ : ੨ (260) 


1124 





“ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ 
ਇਹੁ ਜਾਨਾ ਰੇ।” (ਮੂਲ ਗੱਲ/ਨਿਚੋੜ) 
-- ਆਸਾ ੫, ੧੩0, ੩ : ੧ (404) 
5. ਅਨਸਰ, ਭੂਤ, ਸਾਧਾਰਨ ਮੂਲ ਪਦਾਰਥ 
“ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ 
ਪਾਰਾ। ” 
-- ਗਉ ਕਬ, ੪੯, ੨ : ੨ (333) 


ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ।” 
- ਸੂਹੀ ੪, ੧੫, ਤੇ : ੧ (736) 
6. ਮਖਣ 
“ਸਚੁ ਮਨ ਕਾਰਣਿ ਤਤੁ ਬਿਲੋਵੈ । ” 
-- ਆਸਾ ੧, ਅਸ ੧, ੩ : ੧(411) 
“ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ।” 
-- ਆਸਾ ਕਬ, ੧0, ੧" : ੨ (478) 
“ਜਲੁ ਸ਼ਿਲੋਵੈ ਜਲੂ ਮਥੈ ਤਤੁ ਲੋੜੈ ਅੰਧੁ 
ਅਗਿਆਨਾ।” 
-- ਮਾਰੂ ੧, ਅਸ ੧, ੩ : ੧ (1009) 
7. ਅਸਲੀ, ਸ਼ੁਧ, ਠੀਕ _ 
“ਸੁਣਿ ਮਨ ਮੇਰੇ ਤਤੁ ਗਿਆਨੁ।” 
-- ਆਸਾ ੩, ਅਸ ੨੪, ੧" : ੧ (423) 
“ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ 
ਪੂਰਨ ਤਤੁ ਬੀਚਾਰਾ।” (ਠੀਕ/ਅਸਲ 
'ਵਿਚਾਰ ਹੈ) -- ਸੋਰ ੫, ੯, ੪ : ੨ (611) 
8. ਤਤਕਾਲ, ਤੁਰੰਤ, ਝਟਪਟ 


“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ | 


ਤਤੁ ਦਿਵਾਏ ।” 
- ਸੂਹੀ ੪, ਛੰਤ ੧, ੪ : ੪ (773) 
“ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ 
ਸਰਨਿ ਪਰੀਜੈ।” (ਤਤਕਾਲ) 
-- ਕਲਿ ੪, ਅਸ ੪, ੮ : ੧ (1325) 
9. ਗਿਆਨ 
“ਭਝੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ 
ਉਜਾਰਾ।” 
-- ਖੁਭਾ ਕਬ, ੫, ੨ : ੧ (1350) 
10. ਜੋਤ (ਭਾਵ) 
“ਤਾ ਦੇ ਅੰਗਦੁ ਭਯਉ ਤਤ ਸਿਉ ਤਤੁ 
ਮਿਲਾਯਉ।” 


- ਸਵ ੫, ਮਥੁ ੧ : ੨ (1408) 
ਤੰਤੁ -- 1. ਤੰਦ 
“ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ _ 
ਉਰਝਾਈ। ” -- ਗਉ ਕਬ, ੫੪, ੪ : ੧ (335) 
2. ਤਾਰ, ਤੰਦੀ 
ਬੇਨਾ।” -- ਆਸਾ ੪, ੬੧, ੧ : ੧ (368) 
3. ਤੰਤਰ 
-- ਆਸਾ ੫, ੬੨, ੪ : ੧ (386) 
4. ਤਤ੍ਹ, ਤਤ ਵਸਤੂ . 
“ਆਪੇ ਤੰੜੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ 
ਦਾਸੁ ਭਇਆ।” 
-- ਬਿਹਾ ੪, ਵਾਰ ੧੩ : ੧ (553) 
5. ਸੂਤਰ ਦਾ ਫਾਹਾ, ਜਾਲ 
ਵਸਗਤਿ ਖਰਿਆ।” 
- ਕਾਨ ੪, ੧, ੨ : ੨ (1294) 
ਤਤੇ -- ਗਰਮ 
_ “ਇਕਿ ਤਤੇ ਇਕਿ ਬੋਲਨਿ ਮਿਠੇ।” (ਭਾਵ ਗੂਸੇ 
ਵਾਲੇ, ਦੁਖਦਾਈ) 
- ਮਾਰੂ ੫, ਅਸ ੮, ੧: ੨ (1019) 
(ਸਾੜਨ ਵਾਲੀ ਤ੍ਰਿਸਨਾ) 
-__ - ਮਾਰੂ ੩, ਵਾਰ ੧੯ : ੨ (1093) 
ਤਤੈ -- 1. ਤਤ੍ਹ ਵਿਚ 
“ਕਾਲ ਕਦਰ ਦਿਰ 
ਮਿਲਾਇਓ।” 
-- 'ਗਉ ੫, ੧੨੩", ੪ : ੨ (205) 
2, “ਤਤੇ' ਅਖਰ ਦੁਆਰਾ 
“ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤ ਨ , 
ਪਾਇਆ।” 
-- ਆਸਾ ੧, ਪਟੀ ੧੯ : ੧ (433) 
3. ਤਤ ਦਾ, ਅਸੁਲੀਅਤ ਭਾਵ ਪਾਰਬ੍ਰਹਮ ਦਾ _ 
ਸਾਰ ਨ ਜਾਣੀ।” 
-- ਰਾਮ ੧, ਅਨੇੰ ੨੭ : ੧ (920) 


ਤੰਤੈ 1125 ਤਨ 








ਕਿਉ ਤਭੈ ਅਵਿਗਤੈ ਪਾਵੈ ਗੁਰਮੁਖਿ ਲਗੈ -- ਮਾਰੂ ੫, ਵਾਰ ੨0ਸ, ੫, ੨ : ੨ (1101) 
ਪਿਆਰੋ।” ਤਥੁ -- 1. ਤਤ, ਅਸਲ ਚੀਜ਼ ਭਾਵ ਮੱਖਣ 
- ਰਾਮ ੧, ਸਿਗੋ ੨੨ : ੩ (940) “ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ 
ਤੰਤੈ -- ਤਤ ਨੂੰ ਤਥੁ।” __- ਸੋਰ ੧, ਅਸ ੨, ੫ : ੧ (635) 
“ਤੱਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ | 2. ਅਸਲੀਅਤ 
ਤੁਮਾਰੀ।” -- ਸੋਰ ੧, ੬, ੫ : ੨ (597) “ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ 
ਤਤੋ -- 1. ਅਸਲ ਤਥੁ ।” - ਸੋਰ ੫, ਅਸ ੧, ੧ : ੪ (639) 
“ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ। ” “ਦਾਨਿ ਬਡੌ ਅਤਿਵੰਤੁ ਮਹਾ ਬਲਿ ਸੇਵਕਿ ਦਾਸਿ 
-- ਸੋਰ ੧, ਅਸ ੧, ੮ : ੨ (635) ਕਹਿਓ ਇਹੁ ਤਥੁ।” (ਸਚਾਈ) 
ਲੀ ਰ੍ - ਸਵ ੪, ਮਬੁ 2 : ੩ (1405) 
“ਤਤੋ ਤਤੁ ਮਿਲੈ ਮਨੁ ਮਾਨੈ।” ਰ _।| ਤਦ -- ਓਦੋਂ, ਉਸ ਸਮੇਂ 
` -- ਰਾਮ ੧, ਸਿਗੋ ੫0 : ੩ (943) | “ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ 
ਤੜ੍‌ - ਤਿਵੇ, ਉਥੇ ਜਾਵੈ।” _-- ਆਸਾ ੫, ੧੫੨, ੧ : ੨ (408) 
“ਝੜ ਗਤੇ ਸੰਸਾਰਹ ਨਾਨਕ ਸੋਗ ਹਰਖੰ | ਤਦਹੁ -- ਓਦੋਂ, ਉਸ ਸਮੇਂ 
ਬਿਅਪਤੇਂ।” _-- ਸਸ ੫, ੪੧: ੨ (1357) | “ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ 
ਤੰਤਰ -- (ਸੰ. ਜਯਸਤ) ਟੂਣਾ, ਜਾਦੂ, ਹੋਰ ਵੇਖੋ | _ਕੋਈ।”___-- ਗੂਜ ੩, ਵਾਰ, ੧ : ੧ (509) 
“ਅਉਖਧ ਮੰਤ੍ਰ ਤੰੜ੍ਹ ਪਰ ਦੁਖ ਹਰ ਸਰਬ ਰੋਗ | “ਤੂੰ ਵਿਸਰਹਿ ਤਦਿ ਹੀ ਮਰਿ ਜਾਉ।” 
ਖੰਡਣ `ਗੁਣਕਾਰੀ। ” -- ਗਉ ੩, ੨੭, ੧” : ੨ (159) 
-- ਸਮੁ ੫, ੯" : ੨ (1389) | “ਨਾ ਤਦਿ ਮਾਇਆ ਮਗਨੁ ਨ ਛਾਇਆ ਨਾ 
ਤਤ੍ਰਾ ਗਤ -- ਉਸ ਅੰਦਰ ਰ੍ ਰ ਸੂਰਜ ਚੰਦ ਨ ਜੋਤਿ ਅਪਾਰ।” (ਓਦੋਂ, ਤਦੋਂ) 
“ਮਿਟੰਤਿ ਤੜ੍ਰਾਗਤ ਭਰਮ ਮੋਹੰ।” -- ਗੂਜ ੧, ਅਸ ੨, ੩ : ੧ (504) 
-- ਸਸ ੫, ੮ : ੨ (1354) | ਤੰਦੂਐ -- ਤੰਤੂਆਂ (ਤੰਦੀਆਂ) ਨਾਲ ਜੀਵ ਨੂੰ ਫਸਾ 
ਤੰਤਰ -- ਟੂਣਾ, ਜਾਦੂ, ਵੇਖੋ 'ਤੰਤ੍ਰ ਕੇ ਫੜਨ ਵਾਲਾ ਜਲ ਵਿਚ ਰਹਿਣ ਵਾਲਾ 
“ਮੰਤ੍ਰ ਤੰੜੂ ਅਉਖਧੁ ਪੁਨਹਚਾਰੁ।” ਜੀਵ, ਤੰਦੂਆ 
- ਗਉ ੫, ੯੬,੩:੧(184)|' “ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ 
ਤਥ -- ਉਸ ਨਾਲ ਉਥੇ, ਤਤ੍ਰ, ਤਿਵੇਂ ਮੋਖ ਮੁਖਨੇ।” _-- ਨਟ ੪, ੫, ੩ : ੨ (976) 
`“ਭਥ ਲਗਣੰ ਪ੍ਰੇਮ ਨਾਨਕ।” ਤਦੇ -- ਉਸ ਵੇਲੇ, ਤਬ ਹੀ 
-- ਗਾਥਾ ੫, ੧੭ : ੨ (1361) | “ਦੁਖੁ ਤਦੇ ਜਾ ਵਿਸਰਿ ਜਾਵੈ।” 
ਤਥਾ -- ਤਿਵੇਂ -- ਮਾਝ ੫, ੧੫, ੧ : ੧ (98) 
“ਗੁਰ ਕੈ ਸਬਦਿ ਤਥਾ ਚਿਤੁ ਲਾਏ ।” ਤਨ -- ।. (ਫਾ. ਤਨ) ਸਰੀਰ 
-- ਮਾਰੂ ੧, ੧੨, ੨ : ੨ (993) | "ਮਧੁਸੂਦਨ ਮੇਰੇ ਮਨ ਭਨ ਪ੍ਰਾਨਾ। 
“ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰੰ | - ਮਾਝ ੪, ੨, ੧ : ੧ (94) 
ਤਥਾ ਬੈਸਵਹ। -- ਸਸ ੫, ੫੬ : ੩ (1359) “ਤਨ ਤੇ ਛੁਟਕੀ ਅਪਨੀ ਧਾਰੀ।” (ਭਾਵ ਜੀਵਨ 
ਤਥਿ -- ਉਸ ਥਾਂ, ਉਥੇ ਹੀ ਵਿਚੋ) -- ਰਾਮ ੫, ੧੬, ੧ : ੧ (887) 


“ਮੂੰ ਜਲਾਉਂ' ਤਥਿ ਨਾਨਕ ਪਿਰੀ ਪਸੰਦੋ ਹਰਿਓ ਹੋਰ ਰੂਪ -- ਤੰਨ -- 


ਵਿਸਰੈ।” 
- ਗਉ ੫, ਵਾਰ ੨0ਸ, ੫, ੧ : ੨ (323) 
_ 2. (ਸੰ. ਰਜਧ) ਸੰਤਾਨ ਹੋਰ ਵੇਖੋ “ਤਨਹ” 
ਤਿਨ ਨਾਹੀ।” 
-- ਆਸਾ ਧੰਨਾ ੩, ੨ : ੧ (488) 
3. ਸਾਥ, ਨਾਲ, ਸੰਗ 
“ਘਰ ਕੀ ਨਾਰਿ ਉਰਹਿ ਤਨ ਲਾਗੀ।” 
- ਸੂਹੀ ਰਵਿ, ੩, ੩ : ੧ (794) 
ਤਨਹ -- ਸੰਤਾਨ ਜਨ, ਪੁਤਰ 
ਅਚੁਤ ਤਨਹ।” (ਅਬਿਨਾਸੀ ਪ੍ਰਭੂ ਦੇ ਪੁੱਤਰ 
ਭਾਵ ਸੰਤ) - ਸਸ ੫, ੧ ੪ (1354) 
ਤਨਹਿ -- 1. ਸਰੀਰ/ਤਨ ਨੂੰ 
“ਉਚਾ ਕੂਕੇ ਤਨਹਿ ਪਛਾੜੇ। 
- ਮਾਝ ੩, ਅਸ ੨੧, ੪ : ੧ (121) 
ਪਰਮ ਸਾ ਵਿਨ ਤਨਿ ਜਗ (ਤਨ 
ਤੋਂ) _-- ਮਾਰੂ ੩, ਸੋਲਾ ੨੩, ੧੫ : ੧ (1067) 
2. ਤਣਦੇ ਹਾਂ 
ਜਨੇਊ ਤੁਮਾਰੇ।” 
- ਆਸਾ ਕਬ, ੨੬, ੧: ੧ (482) 
ਤਨਕ -- ਖੋੜੀ ਜਿਹੀ 
ਰਾਮ ਬਡੇ ਮੈ ਤਨਕ ਲਹੁਰੀਆ।” 
-- ਆਸਾ ਕਬ, ੩0, ੧" : 
ਤਨਨਾ -- ਤਾਣੀ ਦਾ ਫੈਲਾਉਣਾ, ਤਣਨਾ 
“ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ 
ਕਬੀਰਾ।” -- ਆਸਾ ਧੰਨਾ, ੨, ੧ : ੧ (487) 
ਤਨਾ -- 1. ਤਨ, ਸਰੀਰ 
“ਸਗਲ ਸਮਗ੍ਰੀ ਜਾ ਕਾ ਤਨਾ।”? 
. - ਗਉ ੫, ਸੁਖ ੨੩, ੬ : ੩ (294) 
2. ਪੁਤਰ, ਵੇਖੋ “ਤਨ” (2) ਰ੍ 
“ਬਲਿ ਬਲਿ ਜੇ ਬਿਸਨ ਤਨਾ ਜਸੁ ਗਾਵੈ ।” 
(ਵਿਸ਼ਨ ਦੇ ਪੁੱਤਰਾਂ ਦਾ ਭਾਵ ਸੰਤ ਜਨਾਂ ਦਾ) 
- ਗਉ ਕਬ, ਸ਼ਾਅ ੩੭ : ੩ (342) 
ਬਰਿ।”” _-- ਸਵ ੩, ੨੧ : ੫ (1396) 





੨ (483) 


1126 


ਤਨਾਇਓ -- ਤਣਾਇਆ (ਤਾਣੀ ਫੈਲਾਉਣਾ) ਹੈ 











“ਸਭੁ ਜਗੁ ਆਨਿ ਤਨਾਇਓ ਤਾਨਾਂ।” 
-- ਆਸਾ ਕਬ, ੩੬, ੧" : ੨ (484) 
ਹੋਰ ਰੂਪ -- ਤਨਾਈ -- 
“ਗਜ ਨਵ ਗਜ ਦਸ ਗਜ ਇਕੀਸ ਪੁਰੀਆ 
ਏਕ ਤਨਾਈ। ” 


-- ਗਉ ਕਬ, ੫੪ ੧ : ੧ (335) 
ਤਨਿ -- ।. ਤਨ/ਸਰੀਰ ਦੁਆਰਾ 
“ਸੁਣਿਐ ਜੋਗ ਜੁਗਤਿ ਤਨਿ ਭੇਦ।” (ਮਹਾਨਕੋਸ਼ 
ਇਸ ਦੇ ਅਰਥ “ਸਰੀਰ ਚ” ਕਰਦਾ ਹੈ) 
=- ਲੋਪ ੧, ਏਂ : ੩02) 
“ਆਠ ਪਹਰ ਸਿਮਰਹੁ ਪ੍ਰਭੂ ਅਪਨਾ ਮਨਿ ਤਨਿ 
ਸਦਾ ਧਿਆਇਐ।”” (ਤਨ ਦੁਆਰਾ) ਰ੍ 
- ਗੂਜ ੫, ੨੨, ੧ : ੨ (500) 
2. ਤਨ ਵਿਚ ਰ੍ 
ਵਾਸੁ।” (ਭਾਵ ਪੇਟ ਵਿਚ) 
-- ਸਿਰੀ ੧, ੫, ੩ : ੧ (16) 
“ਰੰਚਕ ਰੇਤ ਖੇਤ ਭਨਿ ਨਿਰਮਿਤ ਦੁਰਲਭ ਦੇਹ 
ਸਵਾਰਿ ਧਰੀ।” 
-- ਸਵ ੫, ੩" 
3. ਤਨ ਉਪਰ, ਤਨ ਉਤੇ 
“ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ 
ਛਾਰ।” 
-- ਆਸਾ ੧, ਵਾਰ ੪ਸ, ੧, ੨ : ੭ (465) 
ਹੋਰ ਰੂਪ -- ਤੰਨਿ -- 
“ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ।” 
- ਸਲੋ ੫, ੨੧ : 2 (1426) 
4. ਸਰੀਰ ਨੂੰ, ਤਨ ਨੂੰ 
“ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ 
ਜੀਉ ਸਭ ਪਤਿਤ ਪੁਨੀਤਾ ਰਾਮ।”` 
-- ਬਿਹਾ ੫, ੩, ੨ : ੨ (543) 


੧ ੧:(1367) 


5. ਤਨ ਦੀਆਂ 
“ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ 
ਡਰੁ ਜਮ ਕੇ।” 
ਸੂਹੀ ੪, ੧, ੧ : ੨ (731) 
6. ਸਰੀਰ ਦਾ 
“ਜੋ ਤੁਧੁ ਭਾਵੈ ਸੋ ਪਰਵਾਣੂ ਮਨਿ ਤਨਿ ਤੂਹੈ 


ਤੰਨਿ 





ਅਧਾਰੀ। ” 
- ਸੂਹੀ ੫, ੪੮, ੧" : ੨ (747) 
ਝੰਨਿ -- !. ਸਰੀਰ, ਉਪਰ, ਵੇਖੋ “ਤਨਿ” (3) 
2. ਤਿੰਨਾਂ, ਉਨ੍ਹਾਂ 
“ਖਾਕੁ ਲੋੜੇਦਾ ਤੰਨਿ ਖੇ ਜੋ ਰਤੇ ਦੀਦਾਰ।” 
-- ਮਾਰੂ ੫, ਵਾਰ ੧੧ਸ, ੫, ੨ : ੨ (1098) 
ਤਨੀ -- ਤਣੀ, ਫੈਲਾਈ ਹੈ (ਤਾਣੀ) 
“ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ 
ਤਨੀ।” (ਖਿਚ ਕੇ, ਕਸ ਕੇ ਤਣੀ) 
-- ਬਿਲਾਂ ੫, ੧੧੪, ੧ : ੨ (827) 
ਤਨੀਜੈ -- ਤਣਿਆ ਜਾਵੇ 
“ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ 
ਤਾਨੁ ਤਨੀਜੈ। ” 
-- ਕਲਿ ੪, ੨, ੬ : ੧(1324) 
ਤਨੁ -- ਸਰੀਰ 
“ਗਾਵੈ ਕੋ ਸਾਜਿ ਕਰੇ ਲੁ ਖੇਹ।” 
-- ਜਪੁ ੧, ੩ : ੫ (2) 
ਹੋਰ ਰੁਪ -- ਤੰਨੁ -- 
“ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ 
ਕਾ ਮੁਖਿ ਭਣਾ।” 
- ਸੂਹੀ ੫, ਛੰਤ ੩, ੨ : ੪ (778) 
ਤਨਰ -- (ਅ. ਤਨੁਰ) ਭੱਠੀ, ਚੁਲਾ 
“ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ।” 
-- ਸਲੋ ਫਰ, ੧੧੯.: ੧ (1384) 
ਤਨੇ -- 1. ਸਪੁਤਰ 
“ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ 
ਸਰ ਅਭਰ ਭਰੇ।” 
-- ਸਵ ੪, ਕਲ ੧ : ੧੩ (1396) 
ਹੋਰ ਰੂਪ -- ਤਨੈ -- 
“ਆਚਾਰ ਸਹਿਤ ਬਿਪੁ ਕਰਹਿ ਡੰਡਉਤਿ ਤਿਨ 
ਤਨੈ ਰਵਿਦਾਸ ਦਾਸਾਨ ਦਾਸਾ।” 
-- ਮਲਾ ਰਵਿ, ੨, ੩ : ੨ (1293) 
2. ਸਰੀਰ 
“ਮਨਿ ਝਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ 
ਵਕ 
-- ਸਿਰੀ ੫, ਛੰਤ ੩, ੩ : ੨ (81) 
ਤਨੋ -- ਸਰੀਰ, ਤਨ 


1127 





ਤਪਤ 


“ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ 
ਪਿਰਾਣੁ। ? -- ਸਿਰੀ ੧, ਅਸ ੧੫, ੫ : ੨ (63) 
ਤਨੌ -- ਪੁੱਤਰ 
“ਭਲਉ ਪ੍ਰਸਿਧੁ ਤੇਜੋ ਤਨੋਂ ਕਲ੍੍‌ ਜੋੜਿ ਕਰ 
ਧਰਾ ਇਅਓ।” __ -- ਸਵ ੩, ੫ : ੫ (1393) 
ਤਪ -- 1. ਤਪਸਿਆ, ਕਰੜੀ ਘਾਲਣਾ 
“ਅਸੰਖ ਪੂਜਾ ਅਸੰਖ ਤਪ ਤਾਉ। ” 
<= ਜਪੁ ੧, ੧੭ : ੨ (3) 


-- ਸਿਰੀ ੩, ੪0, ੪ : ੧ (29) 
ਤਪਸਾ -- ਤਪ, ਕਰੜੀ ਘਾਲਣਾ 
“ਜੋਗੇਨ ਕਿੰ ਜਗੇਤ ਕਿੰ ਦਾਨੇਨ ਕਿੱ ਤਪਸਾ। ” 
- ਗੁਜ ਜੈਂਦੇ, ੧, ੪ : ੨ (526) 
ਤਪਸਿਆ -- ਤਪ, ਕਠਿਨ ਘਾਲਨਾ 
“ਅਨਿਕ ਤਪਸਿਆ ਕਰੇ ਅਹੰਕਾਰ। ” 
-- ਗਉ ੫, ਸੁਖ ੧੨, ੩ : ੩ (278) 


। ਤਪਸੀ -- ਤਪਸਿਆ ਕਰਨ ਵਾਲਾ, ਤਪੀ 


“ਭਪਸੀ ਤਪਹਿ ਰਾਤਾ। ” 
- ਸਿਰੀ ੫, ਅਸ ੨੭, ੨ : ਤੇ (71) 
ਤਪਸੀਅਹ -- ਤਪ ਕਰਨ ਵਾਲੇ, ਤਪੀ 


“ਸੰਨਿਆਸੀ ਤਪਸੀਅਰ ਮੁਖਹੁ ਏ ਪੰਡਿਤ ਮਿਠੇ। ” 
-- ਸਵ ੩, ੨0 : ੨ (1395) 
ਭਪਹਿ -- ਤਪ ਵਿਚ ਹੀ, ਕਰੜੀ ਘਾਲਣਾ ਕਰਨ 
ਵਿਚ ਹੀ 
“ਤਪਸੀ ਤਪਹਿ ਰਾਤਾ। ” 
-- ਸਿਰੀ ੫, ਅਸ ੨੭, ੨ : ੩ (71) 
ਤਪਹੀਨ -- ਤਪਸਿਆ ਤੋਂ' ਵਿਹੂਣਾ 
“ਜਪਹੀਨ ਤਪਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ 
ਸੁਆਮੀ ਤੇਊ ਤਰੇ। ” 
` - ਗਉ ਨਾਮ, ੧, ੨ : ੨ (345) 
ਤਪਹੁ -- ਤਪ ਕਰਨਾ, ਘਾਲਨਾ ਕਰਨੀ 
“ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ 
ਪਾਣੀ।” __-- ਗੂਜ ਭ੍ਰਿਲੋ, ੧, ੩ : ੧ (526) 
ਤਪਤ -- 1. ਗਰਮ ਕਰਨਾ _ 
“ਚੰਦੁ ਸੂਰਜੁ ਜਾ ਕੇ ਤਪਤ ਰਸੋਈ।” (ਭਾਵ 
ਰਸੋਈ ਕਰਦੇ ਹਨ) 


1128 


ਤਪਾਵਸੁ 





- ਆਸਾ ਕਬ, ੨੧, ੩ : ੧ (481) 
2. ਤਤਾ,-ਸੜਦਾ 
“ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ 
ਗਲਿ ਲਾਤਿਆ।” 
-= ਬਿਹਾ ੫, ਛੰਤ ੭, ੩ : ੪ (546) 
“ਭਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ 
ਨਾਮੁ ਦੀਓ।” 


- ਮਾਰੂ ੫, ੧੪, ੧" : ੨ (1002) 
ਤਪਤਾਲੁ -- ਤਪ ਦਾ ਤਾਲ ਤਪਦੀ ਲੈ ਭਾਵ ਤਪ 
ਕਰਨ ਦਾ ਤਰੀਕਾ 


“ਭੁਲਿਆ ਚੁਕਿ ਗਇਆ ਤਪਤਾਲੁ। 
-- ਮਲਾ ੧, ਵਾਰ ੨0ਸੰ, ੧, ੧: ੪ (1287) 
ਤਪਤਿ -- (ਸੰ. ਜਧਿ) ਸੇਕ, ਜਲਨ 
“ਸਿਮਰਿ ਸਿਮਰਿ ਸਭ ਤਪਤਿ ਬੁਝਾਈ।” 
-- ਗਉ ੫, ੧੨੬, ੧" : ੨ (191) 
“ਫਲ ਪਾਵਹਿ ਮਨ ਬਾਛਤੇ ਪਤਿ ਤੁਹਾਰੀ ਜਾਇ।” 
(ਭਾਵ ਤ੍ਰਿਸਨਾ ਦੀ ਜਲਨ/ਦੁਖ/ ਭਟਕਣਾ) 
- ਗਉਂ ੫, ਬਾਂਅ ੩੨ : ੨ (257) 
“ਤਪਤਿ. ਮਾਹਿ ਠਾਢਿ ਵਰਤਾਈ।” (ਗਰਮੀ, 
ਤਪਸ) -- ਗਉ ੫. ਸੁਖ ੧੮, ੭ : ੧ (287) 
“ਮਾਇਆ ਤਪਤਿ ਬੁਝਿਆ ਅੰਗਿਆਰੁ।” 
(ਤਪਦੀ/ਸੜਦੀ ਮਾਇਆ) 
- ਗਉ ਕਬ, ੪0, ੩ : ੧ (331) 
“ਭਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ 
ਰਾਮ। ` (ਜਲਨ) 
- ਬਿਹਾ ੫, ਛੰਤ ੬,.2 : ੨ (545) 
ਤਪਤੁ -- ਅਸ਼ਾਂਤ ਹੋਣਾ, ਸੜਨਾ 
“ਜੀਉ ਤਪਤੁ ਹੈ ਬਾਰੋ ਬਾਰ।” 
-- ਧਨਾ ੧, ੫, ੧ : ੧ (661) 
ਤਪਤੈ -- ਤਪਦਾ/ਤੜਫਦਾ ਹੈ ਭਾਵ ਲੋਚਦਾ/ ਤਾਂਘਦਾ 
ਹੈ। 
“ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ 
ਤ੍ਰਿਖਾਵੰਤੁ ਬਿਨੁ ਨੀਰ।” 
`-- ਗੋਂਡ ੪, ੬, ੧ : ੧ (861) 
ਤਪੰਦਾ -- ਗਰਮ, ਤਪਸ਼ ਵਾਲਾ 
“ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ 
ਪਾਸਿ।” - ਮਾਂਝ ੫, ਬਾਰਾ ੫ : ੧ (134) 


ਤਪਨ -- ।. ਤਪਾਂ ਦਾ 
“ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ 
ਗੁਰ ਗਿਆਨ।” 

` - ਆਸਾ ਰਵਿ, ੧, ੪ : ੧ (486) 
ਤੀ 

ਕਥਤੇ ਨਹੀ ਥਾਹ ਪਾਈ ਠਾਉ।” 

-- ਕਾਨ ੫, ੩੯, ੨ : ੧ (1306) 
ਤਪਨਾ -- ਤਪਸ਼, ਜਲਨ, ਗਰਮੀ 
“ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ 
ਲਹਿ ਜਾਇ ਸਭ ਤਪਨਾ।” 

- ਗੋਂਡ ੪, ੩, ੧ : ੨ (860) 
ਤਪਨੁ -- ਤਪ, ਕਠਿਨ/ਕਰੜੀ ਘਾਲਨਾ 
“ਵਰਤੁ ਤਪਨੁ ਕਰਿ ਮਨੁ ਨਹੀ ਭੀਜੈ।” 

- ਰਾਮ ੧, ਅਸ ੫, ੧: ੨ (905) 
ਤਪਾ -- ਤਪ ਕਰਨ ਵਾਲਾ, ਕਰੜੀ ਘਾਲਨਾ ਘਾਲਣ 

ਵਾਲਾ 
“ਭਪਾ ਨ ਹੋਵੈ ਅੰਦ੍ਹੁ ਲੋਭੀ ਨਿਤ ਮਾਇਆ ਨੋ 
ਫਿਰੈ ਜਜਮਾਲਿਆ।” 

-- ਗਉ ੪, ਵਾਰ ੩0ਸ, ੪, ੧ : ੧ (315) 
ਤਪਾਂ -- ਤਪਸਿਆਵਾਂ, ਘਾਲਨਾਵਾਂ 
“ਗੁਰ ਸੇਵਾ ਭਪਾਂ ਸਿਰਿ ਤਪੁ ਸਾਰੂ।” 

- ਆਸਾ ੩, ਅਸ ੨੪, ੪ : ੧ (423) 
ਤਪਾਇ -- (ਫਾ. ਤਪੀਦਨ) ਬਾਲੇ, ਗਰਮ ਕਰੇ __ 
“ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ 
ਬਾਲਿ।” -- ਸਲੋ ਫਰ, ੧੨0 : ੧ (1384) 

ਤਪਾਇਆ ਹੋਇਆ 
"ਕਵਨ ਮੁਖਿ ਸੂਰਜੁ ਤਪੈ ਤਪਾਇਆ। ” 

- ਰਾਮ ੧, ਸਿਗੋ ੪੮ : ੨ (943) 
ਤਪਾਵਸੁ -- ਨਿਬੇੜਾ ਨਿਆਂ, ਇਨਸਾਫ 
“ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ 
ਤਤਕਾਲ ਮਰਿ ਜਾਏ।” 

-- ਗੋਉ ੪, ਵਾਰ ੧ਪਸ, ੪, ੧ : ੬ (308) 
('ਮਹਾਨਕੋਸ਼' ਅਰਥ 'ਖੋਜ” “ਨਿਰਣਾ” ਦਿੰਦਾ ਹੈ) 
ਹੋਰ ਰੂਪ -- ਤਪਾਵਸੋ -- 

“ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ 


ਤਪਿ 
ਮੂਰੇ।” 
`__`- ਮਾਝ ੫, ਅਸ ੩੯, ੭ : ੧ (133) 
ਤਪਿ - ।. ਕੁੜੁ ਕੇ, ਸੜ੍ਹ ਕੇ 
“ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੇ 
ਸਾਂਤਿ ਨ ਆਈ।” 
- ਵਡ ੩, ਛੰਤ ੬, ੨ : ੫ (571) 
ਤਪਿਆ -- ਗਰਮ ਹੋਇਆ, ਸੜਿਆ ਪਿਆ 
“ਅਗੇ ਦੋਜਕੁ ਤਪਿਆ ਹੂਲ ਪਵੈ ਕਾਹਾਹਾ।” 
- ਸਲੋ ਫਰ, ੯੮ : ੨ (1383) 
ਤਪੀ -- ਤਪਸਿਆ ਕਰਨ ਵਾਲਾ, ਤਪਸੀ 
“ਜੋਗੀ ਜਤੀ ਭਪੀ ਬ੍ਰਹਮਚਾਰੀ।” 
-- ਗਉ ਕਬ, ੧੩, ੨ : ੧ (326) 
ਹੋਰ ਰੂਪ -- ਤਪੀਆ 
“ਕਵਨ ਤਪੁ ਜਿਤੁ ਤਪੀਆ ਹੋਇ।” 

-- ਗਉ ੫, ੧0੫, ੩ : ੧ (187) 
ਤਪੀਸਰ -- ਵਡਾ ਤਪੀਆ, ਪ੍ਰਧਾਨ ਤਪੀਆ, 
ਤਪੀਆ ਦਾ ਈਸ਼ 
“ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ।” 

- ਸਿੱਰੀ ੫, ੨੬, ੫ : ੨ (70) 


-- ਗਉ ੫. ਸੁਖ ੩, ੨ : ੨ (265) 


ਤਪੀਸੁਰ -- 
“ਤਪੀ ਤਪੀਸੁਰ ਮੁਨਿ ਮਹਿ ਪੇਖਿਉ ਨਟ ਨਾਟਿਕ 
ਨਿਰਤਾਏ । ” 
-- ਭੈਰ ੫, ੧੫, ੨ : ੨ (1139) 
ਤਪੁ --`ਤਪਸਿਆ, ਕਰੜੀ ਘਾਲਣਾ/ਸਾਧਨਾ 
“ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ 
ਜੀ ਤਪੁ ਤਾਪਹਿ ਜਪਹਿ ਬੇਅੰਤਾ। ” 
-- ਆਸਾਂ ੪, ਸੋਪੁ ੧, ੪ : ੩ (11) 
“ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ 
ਤਪੁ ਨ ਕੀਓ।” (ਸਾਧਨਾ) 


-" ਆਸਾ ਕਬ, ੧੫, 3੧:3੧ (479) |. 


ਤਪੇ -- ਤਪਸਿਆ ਕਰਨ ਵਾਲੇ, ਤਪਸੀ 
“ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੂ 
ਲਗਾ ਸਭੁ ਗਇਆ ਭਪੇ ਕਾ ਘਾਲਿਆ।” 
-- ਗਉਂ ੪, ਵਾਰ, ੩0, ੪, ੧ : ੭ (315) 


1129 











ਤਪੈ -- 1. ਗਰਮ ਹੁੰਦਾ, ਸੜਦਾ 
“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ। ” 
-- ਮਾਝ ੧, ਵਾਰ ੧੧ੋਸ, ੧, ੨ : ੩ (143) 
“ਭਪੈ ਹਿਆਉ ਜੀਅੜਾ ਬਿਲਲਾਇ। ” 
-- ਧਨਾ ੧,.੩, ੧ : ੨ (661) 
2. ਤਪਸੀ ਨੇ, ਤਪਸਿਆ ਕਰਨ ਵਾਲੇ ਨੇ 
“ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ 
ਪਿਛੋ ਦੇ ਪਛੁਤਾਇ ਕੈ ਆਣਿ ਭਧੈ ਪੁਤੁ 
ਵਿਚਿ ਬਹਾਲਿਆ। ” 
-- ਗਉਂ ੪, ਵਾਰ ੩0ਸ, ੪, ੧ : ੨ (315) 
3. ਤਪੱਸਿਆ/ਤਪ ਤਾਉਣ 
“ਦੁਆਪੁਰਿ ਰਥੁ ਭਪੈ ਕਾ ਸਤੁ ਅਗੈ ਰਥਵਾਹੁ। ” 
-- ਆਸਾ ੧, ਵਾਰ ੧੩ਸ, ੧, ੧ : ੫ (470) 
ਹੋਰ ਰੁਪ -- ਤਪੋ -- 


ਹਾ 


“ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ 
ਜਪ ਭਪੋ। ” 
-- ਤੁਖਾ ੧, ਛੰਤ, ੬, ੨ : ੫ (1113) 
ਤਬ -- ਉਦੋਂ, ਉਸ ਸਮੇਂ 


“ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ 
ਜਬਾਬੁ ਕਰੇਇ। ” 
-- ਸਿਰੀ ੫, ਪਹ ੪, ੨ : ੫ (77) 
ਤਬਹਿ -- 1. ਤਦ ਹੀ, ਓਦੋਂ ਹੀ 
“ਜਬ ਹੀ ਹੋਇ ਤਬਹਿ ਮਨੁ ਮਾਨਾ।” 
` -- ਗਉਂ ਕਬ, ਬਾਅ ੪੨ : ੨ (342) 
2. ਓਦੋਂ, ਉਸ ਸਮੇਂ 
“ਜਾ ਜਮੁ ਆਇ ਝੋਟ ਪਕਰੈ ਬਹਿ ਕਾਹੇ 
ਰੋਇਆ।” ਰ੍ 
-- ਆਸਾ ਕਬ, ੨੩, ੨ : ੨ (461) 
ਤਬਹੂੰ -- ਓਦੋਂ ਹੀ, ਤਦ ਹੀ 
“ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ 
ਜਾਨੀ ਭਬਹੂੰ। ” -- ਦੇਵ ੫, ੪, ੧ : ੧ (529) 
ਤਬਤੇ -- ਓਦੋਂ ਤੋਂ, ਉਸ ਸਮੇਂ ਤੋਂ 
“ਜਬ ਤੇ ਭੇਟੇ ਸਾਧ ਦਇਆਰਾ ਤਬਤੇ ਦੁਰਮਤਿ 
ਦੂਰਿ ਭਈ। ” - ਬਿਲਾ ੫, ੯0, ੧" : ੨ (822) 
ਤਬਲਗ -- ਓਦੋਂ ਤੱਕ, ਉਸ ਸਮੇਂ ਤੱਕ 
“ਜਬ ਲਗੁ ਸਾਹਿਬੁ ਮਨਿ ਵਸੈ ਤਬਲਗ ਬਿਘਨੁ ਨ 
ਹੋਇ।” - ਮਾਰੂ ੧, ੧0, ੪ : ੩ (992) 


ਤਬਲਬਾਜ 
ਹੋਰ ਰੂਪ -- ਤਬ ਲਗਿ -- 
“ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ 
ਕਿਛੁ ਨ ਸਮਾਰੇ।” 
- ਨਟ ੪, ਅਸਤ੨੩,੪:੧ (981) 
ਤਬਲਗੁ -- 
“ਜਬ ਲਗੁ ਜੋਬਨਿ ਸਾਸੁ ਹੈ ਤਬਲਗੁ ਇਹੁ ਤਨੁ 
ਦੇਹ।” _-- ਸਿਰੀ ੧, ੧੭, ੧ : ੨ (20) 
ਤਬਲਬਾਜ -- (ਫਾ. ਤਬਲਬਾਜ਼) ਨਗਾਰਚੀ, ਧੌਂਸਾ 
ਵਜਾਉਣ ਵਾਲਾ 
“ਤਬਲਬਾਜ ਸ਼ੀਚਾਰ ਸਬਦਿ ਸੁਣਾਇਆ। ” 
-- ਮਾਝ ੧, ਵਾਰ ੧0 : ੬ (142) 
- (ਫਾ. ਤੰਬੂ) ਖੇਮਾ,ਕਪੜੇ,ਟਾਟ ਕੈਂਨਵਸ ਦਾ 
ਬਣਿਆ ਖੇਮਾ ਜੋ ਚੋਬਾਂ ਤੇ ਖੜਾ ਕੀਤਾ 
ਜਾਂਦਾ ਹੈ ਤੇ ਇਕ ਥਾਂ ਤੋਂ ਦੂਜੀ ਥਾਂ ਲੈ 
ਜਾਇਆ ਜਾ ਸਕਦਾ ਹੈ। 
“ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ। ” 

- ਮਾਝ ੧, ਵਾਰ ੮ : ੭ (141) 
ਤਬੇਲਾ -- ਅਸਤਬਲ, ਘੋੜੇ ਬੰਨਣ ਵਾਲਾ ਅਹਾਤਾ 
“ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ। ” 

-- ਆਸਾ ੧, ਅਸ ੧੨, ੧ : ੧ (417) 
ਤਬੈ -- ਓਦੋਂ, ਉਸ ਸਮੇਂ, ਤਦੋਂ 
“ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ 
ਨ ਜਾਨਿਆ। ” 

- ਮਾਰੂ ਕਬ, ੫. % 2 ਯੇ (1100) 
ਤੰਬੋਰ -- ਪਾਨ ਦਾ ਬੀੜਾ; ਵੇਖੋ 'ਤੰਬੋਲ” 
“ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ।” 

_ -- ਗਉਂ ਕਬ, ੧੬, ੩ : ੧ (326) 
ਤੰਬੋਲ -- (ਸੰ. ਜਰਬ੍ਰਜ) (ਫਾ. ਤਾਂਬੋਲ ) ਪਾਨ ਦਾ 
ਬੀੜਾ, ਹੋਰ ਵੇਖੋ “ਤੰਬੋਲੂ” 

“ਸਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ। ” 

-- ਮਾਂਝ ੫, ਬਾਰਾ ੧ : ੭ (133) 
ਹੋਰ ਰੂਪ -- ਤੰਬੋਲਾ -- 

“ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ 

ਰੀ।” -- ਆਸਾਂ ੫, ੧੧੮, ੨ : ੨ (400) 

ਤੰਬੋਲੀ -- (ਸ. ਗ੍ਰਜਿਜ੍) ਪਾਨ ਵੇਚਨ ਵਾਲੀ, 
'ਪਾਨ ਦਾ ਬੀੜਾ ਬਣਾਨ ਵਾਲੀ 


ਤਝੂ 


“ਕਹਾ ਸੁ ਪਾਨ ਝੰਬੋਲੀ ਹਰਮਾ ਹੋਈਆ ਛਾਈ 


1130 





ਤਮਾਇ 


ਮਾਈ।” _-- ਆਸਾਂ ੧, ੧੨, ੨ : ੩ (417) 
ਤੰਬੋਲੁ -- ਪਾਨ ਦਾ ਬੀੜਾ 
ਮਤ ਨਮ ਬਲ ਮਿਲਿ” 
- ਸੂਹੀ ੫, ੪, ੨ : ੨ (737) 
ਤਮ -- 1. ਹਨੇਰਾ, ਅੰਧਕਾਰ 
“ਭਮ ਅੰਧ ਕੂਮ ਤੇ ਉਧਾਰੈ ਨਾਮੁ ਮੰਨਿ 
ਵਸਾਈਐ।” 
-- ਗਉ ੫. ਛੰਤ ੩, ੨ : ੪ (249) 
“ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪਨਾ 
ਲੀਨਾ ਰਾਮ।” (ਭਾਵ ਅਗਿਆਨਤਾ ਰੂਪੀ ਹਨੇਰੇ 
ਤੋਂ) -- ਬਿਲਾ ੫, ਛੰਤ ੫, ੨ : ੩ (848) 
ਪ੍ਰਨਾਸਨ। ” -- ਸਵ ੨, ੫ : ੧(1391) 
2. ਤਮੋ ਗੁਣ, ਅਗਿਆਨ ਤੇ ਕ੍ਰੋਧ ਦਾ ਲਖਾਇਕ 
ਗੁਣ। ਰ 
“ਰਜ ਭਮ ਸਤ ਕਲ ਤੇਰੀ ਛਾਇਆ। ” 
- ਮਾਰੂ ੧, ਸੋਲਾ ੧੭, ੧੧ : ੧ (1038) 
3. ਕਾਲਿਸ਼, ਸ਼ਿਆਮਤਾ(ਮਹਾਨਕੋਸ਼) 
“ਭਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ 
ਬ੍ਰਹਮ ਪਸਾਰੋ।” 
- ਮੁੰਦਾ ੫, ੧ : ੫ (1429) 
ਤਮ ਹਰਣ -- ਹਨੇਰਾ ਦੂਰ ਕਰਨ ਵਾਲੇ, ਪਾਪ 
ਮਿਟਾਣ ਵਾਲੇ (ਮਹਾਨਕੋਸ਼) 
“ਅਗਿਆਨ ਬ਼ਿਨਾਸਨ ਤਮ ਹਰਣ ਊਚੇ ਅਗਮ 
ਅਮਾਉ।” -- ਮਾਝ ੫, ਦਿਨ ੪ : ੭ (137) 
ਤਮਾਇ -- 1. (ਅ. ਤਮਾਅ) ਲਾਲਚ, ਤਮਾ 
“ਵਡਾ ਦਾਤਾ ਤਿਲੁ ਨ ਤਮਾਇ।” 
: ->ਜਪੂ ੧.5੪੧:2(5) 
“ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ।”” (ਭਾਵ 
_ਥੁੜ, ਲੋੜ) __-- ਬਸੰ ੩, ੩, ੨ : ੪ (1173) 
ਹੋਰ ਰੂਪ -- ਤਮਾਈ -- 
“ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ 
ਤਮਾਈ। ” -- ਸੂਹੀ ੩, ਵਾਰ ੨0 : ੫ (792) 
“ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ 
ਕੀ ਜਿਸ ਨੋ ਤਿਲੁ ਨ ਤਮਾਏ।” 
- ਬਿਹਾ ੪, ਵਾਰ ੧੫ : ੫ (554) 





ਤਮਾਸਾ 


2. ਇਛਾ ਕਰੇ, (ਨਿਰਣੈ) : 
ਸਮਾਇ(ਸੰਧਿਆ) 
“ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ 
ਤਮਾਇ। ? -- ਸਿਰੀ ੧, ੨, ੧" : ੨ (14) 
ਤਮਾਸਾ -- (ਅ. ਤਮਾਸ਼ਾ) ਜੀਆ ਨੂੰ ਖੁਸ਼ ਕਰਨ 
ਵਾਲਾ ਦ੍ਰਿਸ਼/ਖੇਡ 
“ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ 





ਤਾਂਘ, ਖਿਚ (ਦਰਪਣ); 


ਚਿੰਤਾ। ” - ਗੂਜ ੫, ੪, ੩ : ੨ (496) 
ਹੋਰ ਰੂਪ -- ਤਮਾਸਿਆ -- 
“ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ 


ਨਾਉ।” (ਖੇਡਾ, ਮਨੋਰੰਜਨ) 
-- ਜੈਤ ੫, ਵਾਰ ੯ਸ, ੫, ੨ : ੧ (707) 
ਤਮਾਸੇ -- 
“ਰੰਗ ਤਮਾਸੇ ਬਹੁ ਸ਼ਿਧੀ ਚਾਇ ਲਗਿ 
ਰਹਿਆ।” (ਖੇਡਾਂ) 
-- ਸਿਰੀ ੫. ਅਸ ੨੬, ੬ : ੩ (70) 
ਤਮਾਸੈ -- 
ਚਾਇ।” (ਮਨੋਰੰਜਨ, ਖੇਡਾ) 
- ਆਸਾ ੧, ਅਸ ੧੧, ੫ : ੨ (417) 
ਤਮੋਲ -- ਪਾਨ, ਵੇਖੋ 'ਤੰਬੋਲ” 
“ਕਾਜਲੂ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ 
ਛਾਰੁ। 
- ਮਾਰੂ ੫, ਵਾਰ ੧ਸ, ੫, ੩ : ੨ (1094) 
ਤਰ -- 1. (ਸੰ. ਹਕ) ਰੁਖ, ਬ੍ਰਿਛ, ਦਰਖਤ 
“ਗਿਰਿ ਭਰ ਧਰਣਿ ਗਗਨ ਅਰੁ ਤਾਰੇ । ” 
-- ਗਉ ੫. ਅਸ ੪, ੩ : ੧ (237) 
“ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ 
ਲਾਲਨ ਛਾਵਨੀ ਨੀਕੀ।” (ਰੁੱਖਾਂ ਵਿਚ) 
- ਮਲਾ ੫, ੨੫, ੨ : ੧ (1272) 
2. ਹੇਠਾਂ, ਥਲੇ 
__“ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ 
ਰਾਮਿ ਮਾਇਆ ਫੇਰੀ।” (ਪਹਾੜ ਤੋਂ ਹੇਠਾਂ 
'ਸੁਟਣ) -- ਭੈਰ ਨਾਮ, ੯, ੩ : ੨ (1165) 
“ਹੈਵਰ ਉਪਰਿ ਛਤ੍ ਤਰ ਤੇ ਫੁਨਿ ਧਰਨੀ ਗਾਡ। ” 
(ਜੋ ਘੋੜਿਆਂ ਉਪਰ ਛਤਰਾਂ ਹੇਠਾਂ ਸਨ) 
-- ਸਲੋ ਕਬ, ੩੭ : ੨ (1366) 






“ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ 
ਤਾਰਣ ਰਾਇਆ। ” 
-- ਆਸਾ ੧, ਪਟੀ ੧੯ : ੨ (433) 
ਤਰਉ -- ਮੈਂ ਤਰਾਂ, ਪਾਰ ਹੋ ਜਾਵਾਂ 
“ਕਵਨ ਸੁ ਬਿਧਿ ਜਿਤੁ ਭਵਜਲ ਤਰਉ। ” 

- ਗਊ ੫, ੧0੫, ੨ : ੨ (187) 
ਤਰਈ -- ਤਰੀਦਾ ਹੈ 
“ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ 

ਕਉ ਤਰਈ।” -- ਸੋਰ ੯, ੫, ੧ : ੨ (632) 
ਤਰਸ -- (ਸੰ. ਕਹ, ਤਰਸ) ਭੈ, ਡਰ 
“ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ . 
ਮਣੀ ਕਰਿ ਫੀਕੀ।” 

-- ਆਸਾ ਕਬ, ੧੭, ੪ : ੧ (480) 
ਤਰਸਹਿ -- ਲੋਚਦੇ ਹਨ, ਤਾਂਘਦੇ ਅਭਿਲਾਸ਼ਾ ਕਰਦੇ 
“ਸਿਧ ਸਾਧਿਕ ਤਰਸਹਿ ਸਭਿ ਲੋਇ।” 

-- ਧਨਾ ੩, 2, ੩ : ੩ (665) 
“ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ। ” 

- ਮਾਰੂ ੫, ਸੋਲਾ ੭, ੩ : ੧ (1078) 
ਤਰਸਤ -- ਲੋਚਦਾ, ਤਾਂਘਦਾ 
“ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ 
ਹਵਾਲੂ।”” _-- ਸਲੋ ਕਬ, ੧੨੪ : ੨ (1371) 


“ਲਖ ਚਉਰਾਸੀ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ 
ਆਇ।” _-- ਸਿਰੀ ੩, ੩੯, ੩ : ੨ (29) 
ਤਰਸਨ -- 1. ਤਰਸਦੇ, ਲੁਛਦੇ ਭਾਵ ਇਛਾਵਾਨ, 
ਅਭਿਲਾਸ਼ੀ 
“ਮੰਗਤ ਜਨ ਦੀਨ ਖਰੇ ਦਰਿ ਨਾਢੇ ਅਤਿ ਤਰਸਨ 
ਕਉ ਦਾਨੁ ਦੀਜੈ।” (ਇਛਾਵਾਨ, ਅਭਿਲਾਸ਼ੀ) 
-- ਕਲਿ ੪, ਅਸ ੫, ੧ : ੧ (1325) 
2. ਲੋਚਨ, ਤਾਂਘਨ, ਅਭਿਲਾਖਾ ਕਰਨ 
“ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ 
ਵਿਹਾਣੀਆ।” 
-- ਬਿਹਾ ੫, ਛੰਤ ੨, ੧ : ੪ (542) 
ਤਰਸਨਾ -- ਤਾਂਘ/ਲੋਚਾ ਕਰਨੀ, ਲੁਛਣਾ,ਵਿਲਕਣਾ 
“ਆਸ ਪਿਆਸ ਸਫਲ ਮੂਰਤਿ ਉਮਗਿ ਹੀਉ 
ਤਰਸਨਾ। ” 


ਤਰਸਾਇ 





ਨ?” ਕਾਨ ੫. ਤਪ, ੧ : ੧ (1305) 

ਤਰਸਾਇ -- ਵਿਲਕ, ਲਛ਼ 
“ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ 
ਖਸਮ ਕਾ ਹੁਕਮੁ ਮੰਨਿ।” 

- ਮਲਾ ੧, ਵਾਰ ੯ਸ, ੩, ੧ : ੧ (1282) 
ਹੋਰ ਰੂਪ -- ਤਰਸਾਏ -- 

“ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ 

ਜੀਉ।”” _ -- ਸਲੋ ਫਰ, ੨੯ : ੨ (1379) 
ਤਰਸਿ -- ।. ਤਰਸੇਵੇ/ਲੋਚਾ ਨਾਲ 
“ਉਮਕਿ ਤਰਸਿ ਚਾਲੈ।” _ 

- ਮਲਾ ੫, ੨੪, ੧" : 

2. ਤਰ ਜਾਏਗਾ ਰ 
“ਭਜੁ ਨਾਮਾ ਤਰਸਿ ਭਵ ਸਿਧੰ।” 
ਰ੍ - ਗੋਂਡ ਨਾਮ, ੧, ੪ : ੪ (873) 
ਤਰਸੁ -- 1. ਤਰ, ਭੈ ਵੇਖੋ “ਤਰਸ” 
“ਖਉਫੁ ਨ ਖਤਾ ਨ ਤਰਸੁ ਜਵਾਲੂ।” 

ਰ੍ `_-- ਗਉ ਰਵਿ, ੨, ੧: ੪ (345) 
2. ਦਇਆ ਰਹਿਮ 
“ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ 
_ਪਇਓਇ।” 


(1272) 


- ਮੁੰਦਾ ੫, ੧ਸ : ੨ (1428) 
ਤਰਸੈ -- ਲੋਚੇ, ਤਾਂਘੇ ਰ 
“ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ 
ਚਰਨਾਰੇ।” _-- ਸੂਹੀ ੫, ੬, ੩ : ੨ (738) 
ਤਰਹਿ -- ਤਰਦਾ/ਡਰ ਕੇ ਪਾਰ ਹੁੰਦਾ ਹੈ 
“ਆਪਿ ਤਰਹਿ ਸਗਲੇ ਕੁਲ ਤਾਰੇ।”” 
-- ਮਾਝ ੩, ਅਸ ੧੪, ੬ : ੨ (117) 
ਤਰਹਿਗਾ -- ਤਰਕੇ, ਪਾਰ ਹੋਵੇਗਾ 
“ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ 
ਬਨਾ। '”  -- ਆਸਾ ਨਾਮ, ੫, ੧" : ੧ (486) 
ਤਰਹੁ -- ਤਰ ਕੇ ਪਾਰ ਹੋਵੋ 
“ਮਨ ਰੇ ਸਬਦਿ ਤਰਹੁ ਚਿਤੁ ਲਾਇ।” 
-- ਸਿਰੀ ੧, ੧੫, ੧" 
1. ਵੈਰਾਗ (ਮਹਾਨਕੋਸ਼) : ਨਫਰਤ 
(ਨਿਰਣੈ, ਸ਼ਬਦਾਰਥ,ਦਰਪਣ) 
“ਉਪਜੀ ਤਰਕ ਦਿਗੰਬਰੁ ਹੋਆ।” 
-- ਬਿਲਾ ੪, ਅਸ ੪, ੪ : ੧ (835) 


ਤਰਕ -- 


1132 








: ੧ (19) 





2. ਵੈਰਾਗ 
“ਤਰੀਕਤਿ ਤਰਕ ਖੋਜਿ ਟੋਲਾਵਹੁ।” (ਵੈਰਾਗ 
ਹੈ) -- ਮਾਰੂ ੫, ਸੋਲਾ ੧੨, ੩ : ੨ (1083) 
ਤਰਕਸ -- (ਫਾ. ਤਰਕਸ਼) ਤੀਰ ਰਖਨ ਵਾਲਾ 
ਥੈਲਾ, ਭਥਾ 
“ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤੁ।” 
- ਸਿਰੀ ੧, ੭, ੩ : ੨ (16) 
ਤਰਕਸਬੰਦ -- ਤਰਕਸ਼ ਬੰਨਣ ਵਾਲੇ ਭਾਵੇ ਜੋਧੇ 
ਕੀਤ।”” -- ਸਿਰੀ ੫, ਅਸ ੨੬, ੭ : ੩ (70) 
ਤਰਕਨਿ -- ਚਰਚਾ/ਬਹਿਸ ਕਰਨ ਲਗਾ, ਹੁਜਤ 
“ਬੇਦ ਸਾਸਤ ਕਉ ਤਰਕਨਿ ਲਾਗਾ ਤਤੁ ਜੋਗੁ ਨ 
ਪਛਾਨੈ।”” _ -- ਆਸਾ ੫. ੪੨, ੨ : ੨ (381) 
ਤਰਕੁ -- ਨੁਕਤਾਚੀਨੀ, ਦਲੀਲਬਾਜ਼ੀ 
“"ਭਰਕੁ ਨ ਚਾ।” 
- ਧਨਾ ਨਾਮ, ੪, ੨ : ੩ (693) 
ਤਰੰਗ -- (ਸੰ, ਜਦਕ੍ਗ:) ਲਹਿਰ, ਮੌਜ 
“ਕਨਕ ਕਟਿਕ ਜਲ ਤਰੰਗ ਜੈਸਾ। ” 
- ਸਿਰੀ ਰਵਿ, ੧, ੧“ : ੨ (93) 
“ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ।” 
(ਮਨ ਦੀਆਂ ਮੌਜਾਂ) 
- ਭੈਰ ੫, ੫੭, ੧ : ੨ (1153) 
ਹੋਰ ਰੂਪ -- ਤਰੰਗੰ -- 
ਜਨਮੰ ਤੇ ਮਰਣਹ।” 
-- ਸਸ ੫, ੧੭ : ੨ (1355) 
ਤਰੰਗਾ -- - 
“ਹਰਿ ਹਰਿ ਨਾਮੁ ਜਪਿ ਅਨਤ ਤਰੰਗਾ। ” 
(ਅਨੇਕ ਲਹਿਰਾਂ ਵਾਲੇ ਹੀ) 
-> ਆਸਾਂ ੪, ੫੯. ੧" : ੧ (367) 
“ਜਲ ਤੇ ਊਠਹਿ ਅਨਿਕ ਤਰੰਗਾ। ” (ਲਹਿਰਾਂ) 
- ਸੂਹੀ ੫, ੧, ੨ : ੧ (736) 
ਤਰੰਗੀ -- ਰ 
“ਅਨਤ ਭਰੰਗੀ ਨਾਮੁ ਜਿਨ ਜਪਿਆ ਮੈ ਗਣਤ 
ਨ ਕਰਿ ਸਕਿਆ।” 


ਤਰਣ 





- ਮਾਰੂ ੪, ੨, ੪ : ੧ (995) 
“ਜੋਗ ਗਿਆਨ ਧਿਆਨ ਸੇਖਨਾਗੈ ਸਗਲ 
ਜਪਹਿ ਤਰੰਗੀ।” (ਲਹਿਰਾਂ ਵਾਲਾ ਭਾਵ 


ਚੋਜੀ ਹਰਿ) 
-- ਕਲਿ ੫. ੩, 2 : ੧ (1322) 
ਤਰੰਗੁ -- 
“ਜਲ ਤਰੰਗੁ ਜਿਉ ਜਲਹਿ ਸਮਾਇਆ। ” 


- ਮਾਝ ੫, ੨੬, ੪ : ੧ (102) 
“ਤੂੰ ਮੇਰਾ ਤਰੰਗੁ ਹਮ ਮੀਨ ਤੁਮਾਰੇ।” 
(ਭਾਵ ਦਰਿਆ) 
-- ਆਸਾ ੫, ੭੪, ੧ : ੧ (389) 
ਤਰੰਗੇ -- 
ਰਾਮ।”” (ਅਨੇਕਾ ਲਹਿਰਾਂ ਵਾਲੇ ਹਰਿ) 


-- ਬਿਲਾ ੫, ਛੰਤ ੫, ੧ : ੪ (8468) | 


ਤਰਣ -- ।. ਨਦੀ ਅਥਵਾ ਸਾਗਰ ਪਾਰ ਕਰਨ ਦੀ 


ਕ੍ਰਿਆ, ਤਰਨਾ 


“ਰਾਮ ਰਮਣ ਤਰਣ ਭੈ ਸਾਗਰ।” (ਸਿਮਰਨ 


ਦੁਆਰਾ ਭਵਸਾਗਰ ਤੋਂ ਪਾਰ ਤਰਨਾ ਹੁੰਦਾ ਹੈ) | 


-- ਗਉ ੫, ੧੫0, ੧" : ੧ (196) 


ਦੁਤਰਹ। ” -- ਸਸ ੫, ੫, ੧ : ੨ (1358) 
2. (ਸੰ. ਜਕਗਿ) ਬੇੜੀ, ਜਹਾਜ਼ 
“ਤਰਣ ਸਰਣ ਸੁਆਮੀ ਰਮਣ ਸੀਲ 
ਪਰਪੇਸੁਰਹ। ” 
-- ਸਸ ੫, ੪੩ : ੧ (1357) 
ਹੋਰ ਰੂਪ -- ਤਰਣੰ -- 
“ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸੀ 
ਰਾਮਦਾਸ ਤਾਰਣ ਤਰਣੰ।” (ਜਹਾਜ਼) 
-- ਸਵ ੪, ਗਯੰ, ੧ : ੧੮ (1401) 
ਤਰਣਹਾਰੁ -- ਤਰਣ ਜੋਗੇ, ਤਰ ਕੇ ਪਾਰ ਜਾਣ ਦੇ 
ਰ੍ ਸਮਰਥ 
“ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ । ” 
-- ਬਿਹਾ ੪, ਵਾਰ ੨0ਸ, ੧, ੨ : ੫ (556) 
ਤਰਣਾ -- ਤਰ ਕੇ ਪਾਰ ਹੋਣਾ 
“ਗੁਰ ਪਰਸਾਦੀ ਛੂਟੀਐ ਬਿਖੁ ਭਵਜਲੁ ਸਬਦਿ 


1133 








ਗੁਰ ਤਰਣਾ। '` 

-- ਸਿਰੀ ੩, ੫੧, ੧" : ੨ (33) 
“ਜੀਵਤ ਮਰਣਾ ਤਾਰੇ ਤਰਣਾ।” (ਤਰੀਦਾ ਹੈ, 
ਪਾਰ ਹੋਈਦਾ ਹੈ) 


-- ਆਸਾ ੧, ਅਸ ੪, ੩ : ੧ (413) 


ਜਾਇ ਤਰਣੀ।” (ਤਰੀ ਜਾਏ) 
ਰ੍ =-ਰੱਤ ੫. ੧2, ੧ ੧ 3 ੧ਨ2) 


ਚਿਤਿ ਨ ਆਇਓ। ” (ਤਰਣਾ, ਪਾਰ ਹੋਣਾ) 
- ਆਸਾਂ ੫, ਛੰਤ ੧੧, ੩ : ੩ (460) 
ਤਦ .. ਰ 
“ਜਗ ਜੀਵਨੁ ਹਰਿ ਧਿਆਇ ਤਰਣੇ। ” (ਤਰਣ 
ਲਈ) __-- ਭੈਰ ੪, ੭, ੧" : ੧ (1135) 
ਤਰਤ -- ਤਰਦਿਆਂ, ਪਾਰ ਹੁੰਦਿਆਂ 
“ਤਉ ਭਵਜਲ ਤਰਤ ਨ ਲਾਵੈ ਬਾਰਾ।” 
-- ਗਉ ਕਬ, ਬਾਅ ੪0 : ੪ (342) 
ਤਰੰਤ -- ਤਰ ਜਾਵੇ 
“ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ । ” 
`_- ਸਸ ਪ, ੫੫ : ੧ (1359) 
ਤਰਤ' - ਹਰਦਾ 
“ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ 
ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ 
ਗੁਰ ਸਾਧੋ।”! -- ਕਾਨ ੪, ੧੧, ੨ : ੧ (1297) 
ਤਰਤਾਰੇ -- ਤਾਰਦਾ ਹੈ 
“ਏਕ ਨਾਮ ਕਲਿਪ ਤਰਤਾਰੇ । ” 
-- ਗਉ ਕਬ, ਅਸ ੩੭, ੧ : ੨ (330) 
ਤਰਤੀ -- ਤਰ ਦੀ 
“ਜਲਿ ਤਰਭੀ ਬੂਡੀ ਜਲ ਮਾਹੀ।” 
-- ਮਲਾ ੧, ਅਸ ੫, ੨ : ੨ (1275) 
ਤਰਤੇ -- ਤਰ ਰਹੇ ਹਾਂ 
ਹਮ ਤਰਤੇ।'” -- ਮਲਾ ੫, ੪, ੨ : ੨ (1267) 
ਤਰੰਦੜੀ -- ਤਰਦਿਆਂ 
“ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਥਤ 


ਤਰੰਦਾ 1134 ਤਰਵਰ 
ਤੇਰੀ।” ਰ ਲਈ ਜਲ ਅਰਪਣ ਕਰਨਾ 
- ਗੂਜ ੫, ਵਾਰ ੯ਸ, ੫, ੧ : ੧ (520) | “ਸੰਧਿਆ ਤਰਪਣ ਕਰਹਿ ਗਾਇਤ੍ਰੀ ਬਿਨੁ ਬੂਝੇ 











ਤਰੰਦਾ -- ਤਰਿਆ, ਤਰੀਦਾ ਦੁਖੁ ਪਾਇਆ।” 
“ਨਾਮਿ ਲਇਐ ਜਾਹਿ ਤਰੰਦਾ।” _= ਸੋਰ ੩, ੧0, 2 : ੨ (603) 
ਹੋਰ ਰੂਪ - ਤਰੰਦਿਆ -- ਤਰਫ -- ਪੱਖ, ਪਾਸਾ, ਧੜਾ 
“ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ 'ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ। ” 
6 (ਤਰਦਿਆਂ) - ਸੂਹੀ ੩, ਵਾਰ ੭ਸ, ੨, ੪ : ੧ (707) 
- ਵਡ ੪, ਵਾਰ ੧ਸ, ੩, ੩ : ੧ (585) | “ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ।” 
ਤਰਨ -- ।. ਪਾਰ ਹੋਣ (ਪਾਸੇ, ਦਿਸ਼ਾ ਵਿਚ) 
“ਸਰੰਜਾਮਿ ਲਾਗੁ ਭਵਜਲ ਤਰਨ ਕੈ।” -- ਮਲਾ ੧, ਵਾਰ ੧ਸ, ੩, ੧ : ੫ (1279) 
-- ਆਸਾ ੫, ਸੋਪੁ ੪, ੧“ : ੧ (12) | ਤਰਫਾ - ।. ਧੜੇ 
“ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ | “ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ 
ਓਟ ਲਇਿਓ।” ਵਾਸਾ।” - ਮਾਰੂ ੩, ਵਾਰ ੧0 : ੧ (1090) 
-- ਗਉ ਕਬ, ੫੯, ੪ : ੨ (336) | 2. ਤਰਦੇ ਹਨ 
2. ਬੇੜੀ, ਜਹਾਜ਼, ਵੇਖੋ “ਤਰਣ” (2) “ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਉਜਲ 
“ਯਾਹੂ ਤਰਨ ਤਾਰਨ ਸਮਰਾਥਾ।” (ਬੇੜੀ ਵਾਂਗ ਗੁਰਮੁਖਿ ਤਰਫਾ।” 
ਤਾਰਨ ਤੇ ਸਮਰਥ ਹੈ) - ਖ੍ਭਾ ੪, ੫, ੨ : ੨ (1336) 


-- ਗਉ ੫, ਬਾਅ ੪੩ : ੭ (259) ('ਮਹਾਨਕੋਸ਼” ਓਰਸੇ ਵਲੋਂ ਅਰਥ ਕਰਦੇ ਹਨ) 
(“ਨਿਰਣੇ ਇਸ ਦੇ ਅਰਥ ਤਰਸਕਨ ਦੀ ਜਾਂਚ | ਤਰਬੀਐ -- ਤਰੀਦਾ ਹੈ 
ਸਿਖਾਉਣ ਤੇ ਤਾਰਨ ਦੇ ਸਮਰਥ ਕਰਦਾ ਹੈ) -. ਦਗਾ ਨਾਮ ਅਧਾਰੁ ਤਉਜਨੇ ਭਥੀਐੀ।” 





“ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ - ਆਸਾ ੫, ੧੧੧, ੧ : ੨ (398) 
ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ।” | ਤਰਬੇ -- ਤਰਨ ਦਾ, ਤਰਨ ਲਈ 
(ਤਾਰਨ ਵਾਲਾ ਤੁਲਹਾ (ਬੇੜੀ) “ਮਨ ਧਰ ਤਰਬੇ ਹਰਿ ਨਾਮ ਨੋ।” 
- ਧਨਾ ੫, ੨੯, ੧ : ੨ (678) ੨ ਗਊਂ ਪੈ, ੧80, ੧੯ : ੧ 6210) 


ਤਰਨਤਾਰਨ -- ਤਾਰਨ ਵਾਲਾ ਜਹਾਜ਼, ਵੇਖੋ 'ਤਰਣ' | ਤਰਲ -- ਚੰਚਲ, ਟਿਕਕੇ ਨਾ ਬੈਠਣ ਵਾਲੀ 


ਸੋਇ।” _ -- ਆਸਾ ਕਬ, ੨੭, ੩ : ੧ (482) -- ਵਡ ੧, ਛੰਤ ੨, ੮ : ੨ (567). 
ਤਰਨਾ -- ਪਾਰ ਹੋਣਾ ਹੋਰ ਰੁਪ -- ਤਰਲਾ -- 
“ਜਿਹ ਆਸਰ ਇਆ ਭਵਜਲੁ ਤਰਨਾ। ” “ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ 
- ਗਉ ੫, ਬਾਅੰ ੧੪ : ੪ (253) ਪੂਰੀ ਏ।” 
ਤਰਨਾਪੋ -- ਜੁਆਨੀ ਰ -- ਵਡ ੧. ਛੰਤ ੨, ੮ : ੩ (567) 
“ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ | ਤਰਵਰ -- ਦਰਖਤ, ਰੁੱਖ, ਬਰਿਛ 
ਜੀਤਿ।” - ਸਲੋ ੯, ੩ : ੧ (1426) | “ਤਰਵਰ ਪੰਖੀ ਬਹੁ ਨਿਸਿ ਬਾਸੁ।” 
ਤਰਨੁੂ -- ਤਰਨਾ,ਪਾਰ ਹੋਣਾ -- ਗਉ ੧,੬,੩:੧ (152) 
“ਬਿਨੁ ਭੈ ਭਗਤੀ ਤਰਨੁ ਕੈਸੇ।” ਹੋਰ ਰੂਪ -- ਤਰਵਰਿ -- 


-- ਬਿਲਾ ੫, ੧੨੫, ੧“ : ੧ (829) “ਜਲ ਕੀ ਮਛੁਲੀ ਤਰਵਰਿ ਬਿਆਈ।” 
ਤਰਪਣੁ -- ਪਿਤਰਾਂ ਤੇ ਦੇਵਿਆਂ ਨੂੰ ਤ੍ਰਿਪਤ ਕਰਨ (ਦਰਖਤ ਉਤੇ) 





-- ਗਉ ਕਬ, ੨, ੩ : ੧ (323) 
ਤਰਾ -- ਤਰ ਗਿਆ, ਪਾਰ ਹੋ ਗਿਆ 
ਮੂੜ ਪਾਪੀ ਜਿਤੁ ਲਗਿ ਤਰਾ। ” 
-- ਗਉ ੩. ਬਾਅ ੧ੋਸ : ੮ (250) 
“ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ 
ਖਲਾਸ ਤਰਾ।” (ਤਰ ਜਾਈਦਾ ਹੈ) 
- ਮਾਰੂ ੫, ਸੋਲਾ ੧੨, ੧੫ : ੩ (1084) 
ਤਰਾਉ -- ਮੈਂ ਤਰ ਜਾਂਦਾ ਹਾਂ/ਪਾਰ ਹੋ ਜਾਂਦਾ ਹਾਂ 
“ਤੂੰ ਕਰਤਾ ਤੂ ਦਾਨਾ ਬੀਨਾ ਤੇਰੇ ਨਾਮਿ ਤਰਾਉ। ” 


- ਮਾਰੂ ੧, ਅਸ ੧੧, ੧" : ੨ (1015) 
ਤਰਾਇ -- ਤਰਾ 


-- ਜਾਮ ੧, ੭, ੧੯ : ੧ (878) 
“ਏਹੁ ਭਉ ਜਲੁ ਜਗਤੁ ਸੰਸਾਰੂ ਹੈ ਗੁਰੂ ਬੋਹਿਬੁ 
ਨਾਮਿ ਤਰਾਇ।” (ਤਾਰਦਾ ਹੈ) 
-- ਸਲੋ ੪, ੨੭ : ੩ (1424) 
ਹੋਰ ਰੂਪ - ਤਰਾਇਓ -- 
“ਪਾਵਕੁ ਸਾਗਰੁ ਗਹਰੋਂ ਚਰਿ ਸੰਤਨ ਨਾਵ 
ਤਰਾਇਓ। ” (ਤਾਰ ਦਿੱਤਾ ਹੈ) 
-- ਗਉ ੫, ਅਸ ੧੪,੩: ੧(241) 


(ਪਾਰ ਕੀਤਾ) ਕੂ 
-- ਗਉਂ ੫, ਅਸ ੭, ੮ : ੨ (239) 
“ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ 
ਤਰੇ ਤਰਾਇਆ। ” (ਤਾਰਿਆਂ, ਤਰਾਇਆਂ) 
-- ਵਡ ੪, ਛੰਤ ੪, ੪ : ੪ (575) 
ਤਰਾਇਣ -- ਤਰ ਜਾਵੇਂ, ਪਾਰ ਹੋ ਜਾਵੇ 
“ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ 
ਤਰਾਇਣ। ” -- ਟੋਡੀ ੫, ੧0, ੧ : ੨ (714) 
ਹੋਰ ਰੁਪ -- ਤਰਾਇਣੁ -- 
“ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮਖਿ 
ਭਵਜਲੁ ਹਰਿ ਨਾਮਿ ਤਰਾਇਣੁ। ” (ਉਧਾਰ) 


ਤਰਾਕੀ 








-- ਭੈਰ ੪, ੧, ੧“ : ੨ (1134) 
ਤਰਾਈ -- ਤਾਰ ਦਿਤੀ, ਪਾਰ ਲਗਾ ਦਿਤੀ 
“ਅੰਚਲਿ ਲਾਇ ਸਭ ਸਿਸਟਿ ਤਰਾਈ। ” 
<- ਮਾਝ ੫, ੪੮, ੪. ੧ (108) 
ਹੋਰ ਰੁਪ -- ਤਰਾਂਈ -- 
“ਸੰਗੀ ਸਾਥੀ ਸਗਲ ਤਰਾਂਈ।” 
-- ਆਸਾ ੫, ੯੩, ੧ : ੨ (394) 


ਰ੍ -- ਪ੍ਰਭਾ ੫, ਅਸ ੨, ੮" : ੨ (1348) 
ਤਰਾਏ -- 
“ਜਨ ਕੀ ਧੈਜ ਰਥੈ ਰਾਮ ਨਾਮਾ ਪ੍ਰਹਿਲਾਦ 
ਉਧਾਰਿ ਤਰਾਏ।” (ਤਾਰੇ) ___ 
-- ਆਸਾ ੪, ਛੰਤ ੯, ੫ : ੪ (443) 
(ਸੰ. ਜਵਚ) ਬੇੜਾ (ਮਹਾਨਕੋਸ਼) : ਤਾਰ 
__ ਲਿਆ (ਨਿਰਣੈ) (ਦਰਪਣ) 
ਤਰੇ ਤਰਾਸ। ” 
=- ਕਾਨ ੪, ੩, ੩: ੨ (1295) 
ਹੋਰ ਰੁਪ -- ਤਰਾਸਿ -- 
“ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ 
ਤਰਾਸਿ? (ਤਾਰਦਾ ਹੈ) (“ਮਹਾਨਕੋਸ਼” ਇਥੇ 
ਵੀ ਅਰਥ 'ਨੋਕਾ” ਸਾਥ ਹੀ ਕਰਦੇ ਹਨ) 
-- ਸਿਰੀ ੧, ੨੧, ੨ : ੩ (22) 
ਤਰਾਸਿਆ -- ਤਰਿਆ ਹੈ 
“ਜਿਹ ਮਰਨੈ ਸਭੁ ਜਗਤੁ ਤਰਾਸਿਆ। ” 
- ਗਉ ਕਬ, ੨0, ੧ : ੧ (327) 
ਤਰਾਹ -- ਤਰ ਜਾਈਏ 
“ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ 
ਤਰਾਹ। ` 
-- ਕਾਨ ੪, ਵਾਰ ੫ਸ, ੪, ੧ : ੪ (1314) 
ਹੋਰ ਰੁਪ -- ਤਰਾਹਿ -- 
“ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ 
ਤਰਾਵੈ।”” (ਤਾਰ ਦੇ) 
_ = ਕਾਲ ੪, ਵਾਰ ੧੫ : ੪ (1318) 
ਤਰਾਕੀ -- ਤਰਨ ਵਾਲਾ, ਤਰਾਕ 
“ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ 


(- 21. ਇਆ 


ਤਰਾਜੀ 1136 ਤਰੀਆ 





ਤਰੈ ਤਰਾਕੀ।” ਬ੍ਰਹਮ ਗਿਆਨੀ।” (ਤਰਿਆਂ) 

- ਧਨਾ ੪, ੬, ੧ : ੨ (668) - ਗਉ ੫, ਸੋਹ ੫, ੨ : ੧ (13) 
ਤਰਾਜੀ -- (ਫਾ. ਤਰਾਜੂ) ਤਕੜੀ `“ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ 
“ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਬਿਚਾਰੇ।” (ਭਾਵ ਮੁਕਤ ਹੋ ਗਿਆ) 

ਤੋਲਾਇਆ।” _-- ਸੋਰ ੪, ੪, ੧ : ੧ (605) -- ਮਾਰੂ ੫, ੨, ੨ : ੧ (999) 


ਤਰਾਂਤਿ -- (ਸੰ. ਤਰ) ਰਖਿਆ ਕਰਨ ਵਾਲਾ | __ਤਰਿਆ -- 
(ਮਹਾਨਕੋਸ਼) ਭਾਵ ਨਿਰਲੇਪ ਰਖਣ “ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ 


ਵਾਲਾ (ਨਿਰਣੈ) ਪਾਰ ਲੰਘਾਂਦਾ ਹੈ ਤਰਿਆ। ” (ਤਰ ਗਿਆ, ਪਾਰ/ਮੁਕਤ ਹੋ 
(ਦਰਪਣ) ਤਾਰਦੇ ਹਨ (ਕੋਸ਼) _ ਗਿਆ) -- ਗੂਜ ੫, ਸੋਂਦ ੫, ੧" : ੧ (10) 
“ਧੰਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਤਰੀ -- 
ਉਸਤਤਿ ਤਰੀ ਤਰਾਂਤਿ।” “ਨਾਨਕ ਦਾਸ ਭਰੀ ਤਿਨਿ ਮਾਇਆ।” (ਤਰ 
-- ਮਲਾਂ ੪, ੫, ੪ : ੨ (1264) ਲਈ, ਪਾਰ ਕਰ ਲਈ) 
-ਭਰਾਧੋ -- ਤਾਰ ਲੈਂਦਾ ਹੈ -- ਆਸਾਂ ੫, ੫੬, ੪ : ੨ (385) 


“ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਤਰੀ -- ।. ਧਾਗੇ, ਤੜੀ 
ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ।” “ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ 


-- ਕਾਨ ੪, ੧੧, ੨ : ੨ (1297) ਛੂਟੀ।” -- ਆਸਾ ਕਬ, ੧੬, ੫ : ੨ (480) 
ਤਰਾਨਥ -- ਤਰਦੇ ਹਨ, ਪਾਰ ਹੁੰਦੇ ਹਨ 2. ਤਰ ਲਈ, ਪਾਰ ਕਰ ਲਈ, ਵੇਖੋ “ਤਰਿ' 
“ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ | _ਹਰਿ ਹਰਿ ਕਰਤ ਪੂਤਨਾ ਤਰੀ। ” 
ਤਰਾਨਥ। ”_-- ਮਾਰੂ ੫, ੧0, ੪ : ੧(100।) ਲਾ ਹਲ ਲਾ ਛਮ 
ਤਰਾਯਉ -- ਤਾਰਿਆ ਹੈ 5 ਧੰਨੁ ਗੁਰੂ ਨਾਨਕ ਸਮਦਰਸੀ 
ਉਸਤਤਿ ਭਰੀ ਤਰਾਂਤਿ।” 


“ਅੰ ਜੋਨ ਸੰਭਵਿਅਉ ਜਗਤੁ ਗੁਰ ਬਚਨਿ ਉ ਜਿ 
ਤਰਾਯਉ। ” -- ਸਵ ੪, ਕਲ ੮ : ੪ (1397) (ਨਿੰਦਾ ਉਸਤਤਿ ਨੂੰ ਤਰ ਕੇ ਭਾਵ ਨਿਰਲੇਪ ਰਹਿ 


ਤਰਾਵਣਿਆ =- ਤਰਾ ਦੇਣ ਵਾਲੇ ਕੇ) - ਮਲਾ ੪, ੫, ੪ : ੨ (1264) 
“ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ | ਹਥੋਂ ਚੁੱਪ - ਭਰੀਅੰ -- 
ਬਿਖੁ ਭਉਜਲੁ ਸਬਦਿ ਤਰਾਵਣਿਆ। ” 'ਬੂਡੰਤ ਤਰੀਅੰ ਉਣੰ ਤ ਭਰੀਅੰ। 

-- ਮਾਝ ੩, ਅਸ ੯, ੧" : ੨ (114) -. ਸਸੇ ੫, ੬੪ : ੨ (1359) 
ਰਬ ਤਰੀਅਲੇ -- 


ਤਰਾਵੈ -- ਤਾਰ ਦੇਵੇ, ਪਾਰ ਲਗਾ ਦੇਵੇ ਚ 
ਰ੍ ਲੀ “ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ 
“ਨਾਨਕ ਗੁਰਮੁਖਿ ਹਰਿ ਆਪਿ ਤਰਾਵੈ । ਤਲ 


-- ਗਉ ੪, ੪੩, ੪ : ੩ (165) -- ਦੇਵ ੫. ੩੧ ੪ : ੧ (534) 


“ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ “ਜਨ ਨਾਨਕ ਸਤਿਗਰ ਮੇਲਿ ਹਰਿ ਜਗ ਦਤਰ 
ਭਉ ਬਿਖਮੁ ਤਰਿ।” ਤਰੀਆ।” __ ਣਾ 


- ਸਿਰੀ ੪, ਵਾਰ ੧ : ੫ (83) ਕਿ ਛੰਤ ਸਾ 
“ਸਾਗਰ ਤਰਿ ਬੋਹਿਥ ਪ੍ਰਭ ਚਰਣ।” (ਤਰਨ ਲਈ) ਤਰੀ" -- ਕਿ ੧੬ ਆ ਬਿ 
_ - ਗੋਂਡ ੫, ੧੪, ੩ : ੩ (866) (2) 
ਹੋਰ ਰੁਪ -- ਤਰਿਓ -- ਸਾ 


ਤਰੀਆਸ 


“ਬਿਰਖ ਇਕ ਤਰੀਆ। ” ਰ੍ 
-- ਬਿਹਾ ੫, ੧, ੩ : ੧੨ (537) 
ਤਰੀਆਸੁ -- ਮੈ ਤਰ ਗਈ 
“ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ 
ਤਰੀਆਸੁ । ” 
__ = ਸਿਰੀ ੧, ਅਸ ੧੬, ੧ : ੩ (63) 
ਤਰੀਐ -- ਪਾਰ ਹੋਈਏ, ਮੁਕਤ ਹੋਈਏ 
“ਗੁਰ ਬਿਨੁ ਕਿਉ ਭਰੀਐ ਸੁਖੁ ਹੋਇ। ” 


-- ਸਿਰੀ ੧, ੧੬, ੧” : ੧ (20) 
ਤਰੀਕਤਿ -- 1. ਸ਼ਰਾਹ ਦੀ ਕਿਤਾਬ, ਹਦੀਸ 
“ਤੁਰਕ ਭਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ। ” 


- ਗਉ ਕਬ, ਬਾਅ ੫ : ੧ (340) 
2. (ਅ. ) ਸੂਫੀਆਂ ਅਨੁਸਾਰ ਅੰਤਰ ਕਰਨ ਦੀ 
ਸ਼ੁੱਧੀ ਦਾ ਢੰਗ 
“ਤਰੀਕਤਿ ਤਰਕ ਖੋਜਿ ਟੋਲਾਵਹੁ ।” 


- ਮਾਰੂ ੫, ਸੋਲਾ ੧੨, ੩ : ਜੀ ਸਤ 


ਤਰੀਜੈ -- ਤਰੋ, ਪਾਰ ਹੋਵੇ 
“ਸਾਧੂ ਸੰਗਿ ਤਰੀਂਜੈ ਸਾਗਰੁ ਕਟੀਐ ਜਮ ਕੀ 
ਫਾਸਾ ਜੀਉ।”? -- ਮਾਝ ੫, ੪੭, ੨ : ੩ (108) 
ਤਰੁ - 1. ਤਰ ਜਾ, ਤਾਰ ਲੈ 
“ਭਰੁ ਤਾਰੀ ਮਨਿ ਨਾਮੁ ਸੁਚੀਤੁ ।” 
- ਗਉ ੧, 2, ੧: ੪ (153) 

2. ਤਾਰ ਦੇ, ਪਾਰ ਕਰ ਕੇ . 
“ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ 

ਤਰੁ । ` ਰ ਰ 

- ਸਾਰ ੪, ਵਾਰ ੩੬ਸ, ੫, ੧ : ੨ (1251) 
ਤਰੁਣ -- ਜਵਾਨੀ 
“ਭਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੂ ਅਪਸਰੂ 
ਨ ਪਛਾਣਿਆ।” 

ਰ੍ - ਸਿਰੀ ਬੇਣੀ, ੧, ੩ : ੧ (93) 
ਤਰੁਣਿ -- ਜੁਆਨ ਇਸਤ੍ਰੀ 
“ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ 
ਮਨੁ ਲਾਲ ਦੀਜੈ।” ___ 


-- ਆਸਾ ੫, ਛੰਤ ੪. ੪ : ੨ (455) 


ਹੋਰ ਰੂਪ -- ਤਰੁਣੀ -- ਰ 
ਮਨਿ ਰਾਮਈਆ।” 








1137 ਤਰੈ 


-- ਧਨਾ ਨਾਮ, ੩, ੩ : ੨ (693) 
ਤਰੁਤਾਰੀ -- ਬੇੜੀ, ਨੌਕ (ਮਹਾਨਕੋਸ਼, ਸੰਥਿਆ) 
“ਮਨ ਰੇ ਹਰਿ ਕੀਰਤਿ ਤਰੁਤਾਰੀ। ” 

` -- ਗੂਜ ੪, ਅਸ ੧, ੧" : ੧ (506) 
(ਤਾਰੀ ਤਰ ਜਾ -- (ਸ਼ਬਦਾਰਥ; ਤਾਰੀ ਤਰ 
(ਨਿਰਣੈ, ਦਰਪਣ)) 
ਤਰੁਨਾਪੋ -- ਜੁਆਨੀ 
“ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ 
ਅਗਿਆਨਾ।” -- ਰਾਮ ੯, ੩, ੧ : ੧ (902) 
| ਤਰੁਨਿ -- ਜੁਆਨ ਇਸਤ੍ਰੀ ___ 
“ਜਿਉ ਤਰੁਨਿ ਭਰਤ ਪਰਾਨ।” ਰ੍ 
- ਬਿਲਾ ੫, ਅਸ ੨, 2 : ੧ (838) 
ਤਰੁਨੇ -- ਜੁਆਨ 
“ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮ ਲੈ ਜਈ ਹੈ 
ਰੋ।” - ਬਿਲ ਕਬ, ੧, ੧ : ੧ (855) 
ਤਰੁਅ -- ਰੁਖ, ਦਰਖਤ 
“ਸਸਿ ਰਿਖ਼ਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ 
ਫੁਲ ਦੀਅਉ।” 

-- ਸਵ ੪, ਨਲ ੫ : ੨ (1399) 
ਤਰੇ -- ਤਰ ਗਏ, ਪਾਰ ਲੰਘ ਗਏ 
“ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ 
- ਸਿਰੀ ੧, ਅਸ ੧੬, ੮ : ੩ (64) 


- ਰਾਮ ੩, ਵਾਰ ੪ਸ, ੩, ੩ : ੩ (948) 
ਤਰੈ -- 
“ਮੰਨੇ ਭੰਰੈ ਤਾਰੇ ਗੁਰੁ ਸਿਖ।” (ਤਰਦਾ ਹੈ, 
ਪਾਰ ਹੁੰਦਾ ਭਾਵ ਮੁਕਤ ਹੁੰਦਾ ਹੈ) 
-- ਜੰਪੂੰ ੧, ੧੫ : ੩ (3) 
ਤਰੈ -- 1. ਤਰਦਾ ਹੈ, ਪਾਰ ਹੁੰਦਾ ਹੈ ਵੇਖੋ “ਤਰੇ” 
2. ਪਾਣੀ ਦੀ ਸਤਾ ਉਤੇ ਰਹਿਣਾ 
“ਨਾ ਜੀਉ ਮਰੈ ਨ ਡੂਬੈ ਤਰੈ।” 
__ -- ਗਉ ੧, ੨, ੨ : ੧(151) 
3. ਥਲੇ, ਹੇਠਾਂ 
“ਜਉ ਗੁਰਦੇਵ ਤ ਬੈਕੁੰਠ ਤਰੈ ।”” 
- ਭੈਰ ਨਾਮ, ੧੧, ੧ : ੩ (1166) 





ਪੂਜ ਕਰੀਜੈ।” 
- ਕਲਿ ੪, ਅਸ ੪, ੧ : ੧ (1325) 


- ਗੂਜ ੧, ਅਸ ੪, ੮ : ੧ (505) 
ਤਲ -- 1. ਪੈਰ ਦਾ ਤਲਾ 
ਤਲ ਰੋਲੀਆ। ” 
-- ਗਉ ੪, ਵਾਰ ੧੯ਸ, ੪; ੧: ੩ (311) 
2. ਹੇਠਲੇ/ਨੀਵੇਂ 
“ਭਲ ਕਾ ਬ੍ਰਹਮੁ ਲੇ ਗਗਨਿ ਚਰਾਵੇ।” (ਹੇਠਲੇ 
ਸੁਆਸਾਂ ਨੂੰ ਦਸਵੇਂ ਦੁਆਰ ਚੜ੍ਹਾਵੇ) 
ਰ੍ - ਅਸ ਕਬ, 2੭, ੧” : ੨ (477) 
3. ਹੇਠਾਂ, ਨੀਚੇ 
ਵਰਤਾਇਓ। ” 


-- ਮਲਾ ੫, ੧੮, ੧ : 





੨ (1270) 
4. ਤਲਾ, ਛੰਭ 
ਤਲ। ” -- ਸਲੋ ਫਰ, ੬੬ : ੧ (1381) 
“ਰਤਾ ਸਚਿ ਨਾਮਿ ਤਲਹੀਅਲੂ ਸੋ ਗੁਰ ਪਰਮਲੁ 
ਕਹੀਐ।”” __-- ਪ੍ਰਭਾ ੧, ੬, ੩ : ੧ (1329) 
ਤਲਕੀ -- ਅਧੀਨਤਾ, ਤਾਬਿਆਦਾਰੀ, ਮੁਥਾਜੀ 
“ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ 
ਸਭਿ ਆਣਿ ਪੈਰੀ ਪਾਇਆ।” 

- ਵਡ ੪, ਵਾਰ ੧੪ : ੨ (591) 
ਤਲਫੈ -- ਤੜਫਦੀ ਹੈ 
“ਪਾਨੀਆ ਬਿਨੁ ਮੀਨੁ ਤਲਫੈ।”” 

- ਗੋਂਡ ਨਾਮ, ੪, ੧" 
ਤਲਬ -- !. (ਤਲਬ) ਬੁਲਾਵਾ, ਸਦਾ 
“ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ 
ਛੋਡਿ ਚਲਿਓ।” 


-- ਆਸਾ ਕਬ, ੧੫, ੫ : ੨ (479) 


: ੧ (874) 


1138 


“ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ 





- ਗੂਜ ੩, ਵਾਰ ੧੮ਸ, ੩, ੨ : ੬ (516) 
ਹੋਰ ਰੂਪ -- ਤਲਬਾ -- 
“ਤਲਬਾ ਪਉਸਨਿ ਆਕੀਆ ਬਾਕੀ ਜਿਨਾ 
ਰਹੀ।” (ਸਦੇ) 


-- ਰਾਮ ਡੇ, ਵਾਰ ੧੩ਸ, ੧, ੨ : ੩ (953) 


2. ਖਾਹਿਸ਼, ਇਛਾ, ਲਾਲਸਾ 


“ਜੀਵਨ ਤਲਬ ਨਿਵਾਰਿ ਸੁਆਮੀ।” 
.- ਰਾਮ ੧, ੨; ੧" : ੧ (876) 
ਤਲਬੀਐ -- ਬੁਲਾਏ/ਸੱਦੇਗਾ __ 
“ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ 
ਜੀਉ।”  -- ਸੂਹੀ ੧, ਅਸ ੨, ੫ : ੧ (751) 
ਤਲਾਉ -- ਤਲਾ, ਤਾਲ, ਸਰ 
“ਪਾਛੈ ਬਾਘੁ ਡੁਰਾਵਣੋ ਆਗੈ ਅਗਨਿ ਤਲਾਉ। ” 
-- ਸਲੋ ੧, 2 : ੨ (1410) 
ਤਲਾਹਾ -- ਹੇਨਾਂ/ਥਲੇ ਵੱਲ 
ਲਾਗੇ। _ -- ਗੂਜ ੧, ਅਸ ੧, ੨ : ੧ (503) 
ਤਲਿ -- 1. ਥਾਂ, ਜਗ੍ਹਾ 
“ਖੇਲਿ ਗਏ ਸੇ- ਪੰਖਣੂੰ ਜੋ ਚੁਗਦੇ ਸਰ ਤਲਿ।” 
(ਤਲਾ ਵਾਲੀ ਜਗਾ ਭਾਵ ਜਿਥੇ ਚੋਗਾ ਖੁਲ੍ਹਾ ਮਿਲਦਾ 
ਹੈ) - ਸਿਰੀ ੧, ਅਸ ੧੧, ੮ :.੧ (60) 
2. ਹੇਠਾਂ, ਥਲੇ 
“ਪੰਚ ਮਾਰਿ ਪਾਵਾ ਤਲਿ ਦੀਨੇ।” 
ਰ -- ਆਸਾ ਕਬ, ੩, ੨ : ੩ (476) 
“ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ 
ਆਇਆ ਤਲਿ। ” (ਥੱਲੇ, ਧਰਤੀ ਥੱਲੇ ਭਾਵ 
_ਕਬਰ ਵਿਚ) 
-- ਸਲੋ ਫਰ, ੯੭ : ੧ (1382) 
3. ਪੈਰ ਦਾ ਤਲਾ 
“ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ 
ਲਾਵਉ।” - ਸੂਹੀ ੫, ੪੨, ੧ : ੨ (745) 
ਤਲੀ -- 1. ਹਥੇਲੀ 
“ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ 
ਕਰ ਤਲੀ ਰੇ।” (ਹੱਥ ਵਿਚ ਛੇ ਸ਼ਾਸਤਰ ਹਨ) 
-- ਆਸਾ ੫, ੧੩੨, ੧ : ੧ (404) 





“ਸਿਰੁ ਧਰਿ ਤਲੀ ਗਲੀ ਮੇਰੀ ਆਉ।” (ਹਥੇਲੀ 


“ਦਾਨੁ ਮਹਿੰਡਾ ਭਲੀ ਖਾਕੁ ਜੇ ਮਿਲੈ ਤ ਮਸਤਕਿ 
ਲਾਈਐ।” (ਹਦ ਪੂਤ ਬਦ 
ਚਰਨ ਧੂੜ) 

- ਆਸਾ ੧, ਵਾਰ ੧੦ : ੧ (468) 
ਹੋਰ ਰੁਪ -- ਤਲੀਆਂ -- 
“ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ 
ਖੂੰਡਹਿ ਕਾਗ।” 


- ਸਲੋ ਫਰ, ੯੦ : ੧ (1382) 


(ਸਭ ਦੇ ਥਲੇ ਭਾਵ ਨਿਮਾਣਾ ਹੋ ਕੇ ਰਹਿੰਦਾ ਹੈ) 
-- ਗਉਂ ੫. ਸਲੋ ੧੨ ਸ : ੧ (278) 
“ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ 
ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ 
ਪਾਏ।” (ਹੇਠਾਂ ਤੋਂ) 
- ਸੂਹੀ 8, ੧੨, ੪ : ੨ (735) 
ਹੋਰ ਰੁਪ -- ਤਲੈ -- 
“ਤਿਸ ਤੇ ਭਾਰੁ ਤਲੈ ਕਵਣੁ ਜੋਰੁ।” (ਹੇਠਾਂ, 
ਥਲੇ) -- ਜਪੁ ੧, ੧੬ : ੧੩ (3) 
“ਸੋ ਕਿਸ ਕਉ ਨਦਰਿ ਲੈ ਆਵੈ ਤਲੈ। ” 
(ਨਜ਼ਰ ਹੇਠਾਂ)-- ਗਉ ੫, ੧0੨, ੩:੨ (186) 
“ਝਲੈ ਕੰਚਰੀਆ ਸਿਰਿ ਕਨਿਕ ਛਤਰੀਆ।” 
(ਹੇਠਾਂ ਭਾਵ ਚੜਨ ਲਈ ਹਾਥੀ ਹਨ) 
-= ਆਸਾਂ ੫, ੫੫, ੨ : ੧ (385) 


ਤਲੈ -- 1. ਹੇਠਾਂ, ਵੇਖੋ 'ਤਲੇ' 


-- ਬ਼ਿਲਾ ਰਵਿ, ੧, ੧ : ੨ (858) 
ਤਵ -- ਤੁਹਾਡੇ, ਤੇਰੇ 


ਮੂਰਤਿ ਨਨਾ ਏਕ ਤ੍ਰੋਹੀ।” _ 
-- ਧਨਾ ੧, ਸੋਲਾ ੩, ੨ : ੧ (13) 


` -- ਸਲੋਂ ੧, ੨੦ : ੨ (1412) । 


1139 ਤਾੱ 





ਤੜ -- ਝਟ, ਤੁਰੰਤ, ਫੌਰਨ 
“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ 
ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ 
ਘਰਿ ਆਇਆ।” 

-- ਗਉ ੪, ਵਾਰ ੧੨ਸ, ੪, ੧ : ੪ (306) 
ਤੜਫੜਾਇ -- ਤੜਫੇ, ਵਿਆਕੁਲ ਹੋ ਕੇ ਤੜਫੇ 
“ਜਿਉ ਜਲ ਬਿਹੂਨ ਮਛੁਲੀ ਤੜਫੜਾਇ। ” 

-- ਗਉ ੫, ਸੁਖ ੧੩, ੬ : ੨ (280) 
ਹੋਰ ਰੂਪ -- ਤੜਫੜਾਂਵੈ -- 
“ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ 

ਰੁਠੀਆ” -- ਰਾਮ ੫, ਰੁਤੀ ੩ : ੪ (928) 
ਤੜਫਿ -- ਵਿਆਕੁਲ ਰੂਪ ਵਿਚ ਤੜਫ ਕੇ 

“ਤੜਫਿ ਮੂਆ ਜਿਉ ਜਲ ਬਿਨੁ ਮੀਨਾ।” 
-- ਭੈਰ ੫, ੨੮, ੩ : ੪ (1143) 
ਤਾ - ।. ਤਿਸ, ਉਸ, ਉਨਾਂ 
“ਭਾ ਕੇ ਅੰਤ ਨ ਪਾਏ ਜਾਹਿ।” (ਉਸ) 
- ਜਪੁ ੧, ੨੪ : ੮ (5) 
“ਤਾ ਕੀਆ ਗਲਾ ਕਥੀਆ ਨਾ ਜਾਹਿ।” (ਉਨ੍ਹਾਂ) 
-- ਜਪੁ ੧, ੩੬ : ੫ (8) 
2. ਤਦ, ਤਾਂ 
“ਤਾ ਆਖਿ ਨ ਸਕਹਿ ਕੇਈ ਕੇਇ।” (ਤਦ 
ਵੀ) -- ਜਪੁ ੧, ੨੬ : ੨੨ (6) 
“ਭਾ ਲਿਖੀਐ ਸਿਰਿ ਗਾਵਾਰਾ ਗਾਵਾਰੁ।” (ਤਦ) 
..--੨.#ੰਪੁੰ ੧, ੨੬ : ੨੬ (6) 
“ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ 
ਨ ਪਾਈ।” (ਤਾਂ) 
-- ਗਉ ੩. ਛੰਤ ੧, ੩ : ੪ (244) 
ਹੋਰ ਰੂਪ -- ਤਾਂ -- 
“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ 
ਆਵੈ ਰਾਸਿ।” 
-- ਸਿਰੀ ੫, ੭੭, ੩ : ੩ (44) 
3. ਜਿਸ 
“ਭਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ 
ਕਮਲੁ ਕੁਮਲਾਣਾ।” 
-- ਸਿਰੀ ਬੇਣੀ, ੧, ੪ : ੩ (93) 
ਤਾਂ -- ।. ਤਦ, ਵੇਖੋ 'ਤਾਂ` (2) 


ਸਿਲਘੀ. 


੦ 











ਤਾਉ 1140 ਤਾਸ 

“ਮੈਂ ਤਾਂ ਨਾਮੁ ਤੇਰਾ ਆਧਾਰੁ।” “ਕਰੈ ਬਿਕਾਰ ਜੀਅਰੈ ਕੈ ਤਾਈ।” (ਜਿਊਣ 
- ਆਸਾ ੧, ੧੮, ੧" : ੧ (354) _ਦੀ ਖਾਤਰ) 

3. ਉਥੇ, ਤਿਸ ਸਥਾਨ -- ਰਾਮ ੫, ੫੨, ੨ : ੩ (899) 
“ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ | ਹੋਰ ਰੂਪ -- ਤਾਂਈ -- 

ਕਰੇ ਨਿਵਾਸੁ।” “ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ 


-- ਆਸਾ ੧, ਵਾਰ ੧0ਸ, ੧, ੨ : ੯ (468) 
4. ਇਸ 
“ਭਾਂ ਤੇ ਜਾਪਿ ਮਨਾ ਹਰਿ ਜਾਪਿ।” 


-- ਕਾਨ ੫, ੪੪8, ੧" : ੧ (1307) 

5. ਉਸ 
“ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ 
ਕੀਨ।” - ਸਲੋ ੯, ੭ : ੧ (1426) 


ਤਾਉ -- 1. ਤਪ ਕਰਨ ਦੀ ਕ੍ਰਿਆ 
“ਅਸੰਖ ਪੂਜਾ ਅਸੰਖ ਤਪੁ ਤਾਉ।” 
- ਜਪੁ ੧, ੧੭ : ੨ (3) 
“ਏਹਾ ਭਗਤਿ ਏਹੋ ਤਪ ਤਾਉ।” 
- ਆਸਾ ੧. ੬, ੧ : ੩ (350) 
2. ਆਂਚ, ਸੇਕ 
“ਭਉ ਖਲਾ ਅਗਨਿ ਤਪ ਤਾਉ।” 
-- ਜਪੁ ੧, ੩੮ : ੩ (8) 
“ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ 
. ਝਾਉ। ” 


ਉਸ ਨੂੰ (ਸ਼ਬਦਾਰਥ); ਤਪਸ਼,ਗਰਮੀ 
(ਨਿਰਣੈ) 
“ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ 
ਗਾਇ।” _-- ਆਸਾਂ ੫, ੩੧, ੧ : ੧ (378) 
ਤਾਇਓ -- ਗਰਮ ਕੀਤਾ 
ਉਤਾਰੀ।” __-- ਧਨਾ ੪, ੧, ੨ : ੨ (666) 
ਤਾਈ -- ।. ਲਈ, ਵਾਸਤੇ 
“ਮੇਰਾ ਮਨੁ ਲੋਚੈ ਗੁਰ ਦਰਸਨ ਤਾਈ।” 
- ਮਾਝ ੫, ੮, ੧ : ੧ (96) 
2. ਨਮਿਤ, ਖਾਤਰ 
“ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ 
ਮਾਇਆ ਕੈ ਤਾਈ।” 
-- ਗਉਂ ੪, ੪੮, ੩ : ੧ (166) 


- ਸਿਰੀ ੧, ੧੫, ੨ : ੩ (19). 
ਤਾਊ -- ਤਾਪ, ਬੁਖਾਰ(ਮਹਾਨਕੋਸ਼) (ਦਰਪਣ); 





-- ਮਲਾ ੧, ਅਸ ੧, ੪ : ੨ (1273) 
3. ਤਕ, ਤੀਕ, ਤੋੜੀ 
“ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ 
ਪਾਪ ਕਮਾਏ।” 
- ਗਉਂ ੩, ਛੰਤ ੩, ੧ : ੪ (245) 
ਹੋਰ ਰੂਪ - ਤਾਈ - 
“ਨਾਨੀ ਸੀ ਬੂੰਦ ਪਵਨੁ ਪਤਿ ਖੋਂਫੈ ਜਨਮਿ ਮਰੈ 
ਖਿਨੁ ਤਾਈ। ” 
" ਮੱਲਾਂ ੧, ਅਸ 2, ੪8 : > (1274) 
ਤਾਂਈ -- 
ਨੀਰੂ।”? _-- ਸਲੋ ਫਰ, ੯੬ : ੨ (1382) 
4. ਅਧੀਨ, ਵਸ 
“ਜੀਵਣੁ ਮਰਣਾ ਸਭੁ ਤੁਧੈ ਤਾਈ।” 
-- ਮਾਏਂ ੩, ਅਸ ੨, ੮ : ੨ (110) 
5. ਸਦਕਾ, ਕਾਰਨ ੍ 
“ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ 
ਤਾਈ। ” -- ਆਸਾ ਕਬ, ੯, ੪ : ੧ (478) 
6. ਉਸ ਵਿਚ - . 
“ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ 
ਦਝਹਿ ਮਨਮੁਖ ਤਾਈ ਹੈ।” ਰ੍ 
- ਮਾਰੂ ੧, ਸੋਲਾ ੬, ੯ : ੩ (1026) 
ਤਾਈਜਾ -- ਤਾਇਆ/ਗਰਮ ਕੀਤਾ ਜਾਂਦਾ 
“ਪਰਖਿ ਖਜਾਨੈ ਪਾਇਆ ਸੰਰਾਫੀ ਫਿਰਿ ਨਾਹੀ 
ਝਾਈਜਾ ਹੈ। ” ਰ੍ 
- ਮਾਰੂ ੫, _ਸੋਲਾ ੩, ੧੬ - ੩ (1074) 
ਤਾਸ -- ।. ਤਿਸ/ਉਸ ਦੇ 
“ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ।” 
-- ਸਿਰੀ ੧, ੯, ੪ : ੩ (17) 
2. ਸੁਆਮੀ, ਮਾਲਕ (ਮਹਾਨਕੋਸ਼) : ਖਜ਼ਾਨਾ 
(ਸ਼ਬਦਾਰਥ), ਨਿਰਣੈ (ਦਰਪਣ), ਹੇਠਾਂ ਵੇਖੋ 
ਵਾਸ (2) 


ਤਾਸਿ 


“ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ” 
-- ਗਉ ੫, ਬਾਅ ੫੨ : ੨ (261) 
ਹੋਰ ਰੂਪ -- ਤਾਸਾਂ -- 
“ਸਿਮਰਹਿ ਚੰਦ ਸੂਰਜ ਗੁਣ ਤਾਸਾ। ' 
- ਮਾਰੂ ੫, ਸੋਲਾ ੮, ੧ : ੨ (1078) 
3. ਉਸ 
“ਕਿਆ ਹਮ ਕਿਰਮ ਕਿਆ ਕਰਮ ਕਮਾਵਹਿ 
ਮੂਰਖ ਮੁਗਧ ਰਖੇ ਪ੍ਰਭ ਤਾਸ । ” 
-- ਕਾਨ ੪, ੩, ੩ : ੧ (1295) 


ਤਾਸਿ - ਉਸ ਵਲ 
“ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ 
ਉਠਿ ਧਾਂਵੈ।” -- ਗਉ ੯, ੩,੧: ੨ (29) 


ਤਾਸੁ - !. ਉਸ ਤੋਂ 
“ਸਤਿਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ 
ਤਾਸੁ । -- ਸਿਰੀ ੧, ੧੮, ੩ : ੨ (21) 
“ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣ ਤਾਸੁ। ” 
-- ਸਿਰੀ ੩, ੩੪, ੪ : ੪ (26) 


3. ਉਸ ਦਾ/ਉਸ ਦੀ 
ਤਾਸੁ। ” - ਸਿਰੀ ੧, ਅਸ ੬, ੧ : ੨ (56) 


“ਉਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ 
ਤਾਸੁ। ” - ਸਿਰੀ ੧, ਅਸ ੧੬, ੧ : ੨ (63) 

“ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ 
ਕਟੇ ਤਾਸੁ।” (ਉਸ ਦੇ) 

-- ਗਉ ੪, ਵਾਰ ੬ਸ, ੪, ੨ : ੪ (302) 
(ਮਹਾਨਕੋਸ਼, ਇਥੇ ਅਰਥ ਤ੍ਰਾਸ ਭੈ ਦੇ ਕਰਦਾ 
ਹੈ) 

4. ਤ੍ਰੇਹ, ਪਿਆਸ 
-ਜਪਿ ਹਰਿ ਚਰਣ ਸਟ ਖੁਧਿ ਤਾਸ਼” 
=- ਗਉ ੫, ੧੪੯, ੧" : ੨ (195) 
5.. ਉਸ 
“ਪਮਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ 
ਹੋਇ।” -- ਗਉ ੫, ਬਾਅ ੧੫ : ੧ (253) 
6. ਉਸ ਨੂੰ 
“ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ 
ਤਾਸੁ ਨ ਝੋਲੇ ਦੇਵ।” 
-- ਬਿਲਾ ਕਬ, ੧੨, ੨ : ੧ (857) 


1141 











_ਤਾਹਿ -- 


ਤਾਹਿ 


7. ਤ੍ਰਾਹ ਤ੍ਰਾਹ ਕਰਕੇ, ਬਚਾਓ ਬਚਾਓ ਦੀ ਪੁਕਾਰ 
ਕਰਕੇ 
“ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ 


ਕੀ ਸਰਨਾ। ” -- ਮਾਰੂ ੩, ੧, ੫ : ੨ (993) 
8. ਉਹ ਰ 
“ਸਰੁ ਸੰਤੋਖੁ ਝਾਸੁ ਗੁਰੁ ਹੋਇ।” (ਉਹ ਗੁਰੂ 
ਹੀ) -- ਪ੍ਰਭਾ ੧, ੬, ੧੯ : ੨ (1329) 
ਤਾਹ -- ਉਸ ਨੇ 


“ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ 
ਤਾਹ। ` 
-- ਆਸਾ ੧, ਵਾਰ ਦਸ, ੧, ੧ : ੬ (467) 
ਤਾਹਾ -- ।. ਉਥੇ, ਹੋਰ ਵੇਖੋ “ਤਾਹਿ” (3) 
“ਅਨਦ ਬਿਨੋਦ ਮੰਗਲ ਸੁਖ ਤਾਹਾ। " 
- ਸੂਹੀ ੫, ੨੬, ੧ : ੨ (742) 
2. ਉਸ ਦੀ, ਉਸ ਦੇ, ਹੋਰ ਵੇਖੋ “ਤਾਹਿ” (1) 
“ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ 
ਬੁਧਿ ਤਾਹਾ ਹੇ। ” 
-- ਮਾਰੂ ੧, ਸੋਲਾ ੧੨, ੬ : ੩ (1032) 
“ਹਰਿ ਜਸੁ ਕੀਰਤਨੁ ਸੰਗਿ ਧਨੁ ਭਾਹਾ। ” (ਉਸ 
ਦੇ) _-- ਮਾਰੂ ੫, ਸੋਲਾ ੧, ੯ : ੨ (1072) 
3. ਉਸ ਨੂੰ, ਹੋਰ ਵੇਖੋ “ਤਾਹਿ” (2) 
“ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ 
ਦੁਖੁ ਭਾਹਾਂ ਹੇ।”” 
- ਮਾਰੂ ੧, ਸੋਲਾ ੧੨, ੧੧ : ੩ (1033) 
1. ਉਸ ਦੀ ਰ੍ 
“ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ 
ਤਾਹਿ।” -- ਸਿਰੀ ੧, ੧੫, ੪ : ੩ (20) 
2. ਉਸ ਨੂੰ, ਇਸ ਨੂੰ 
“ਰਗਤਿ ਪਕਤਿ ਧਾ ਕਾਰਨ ਸੁਆਮੀ ਮੂੜ ਝਾਚਿ 
ਬਿਸਰਾਵੈ।” (ਉਸ ਨੂੰ) 
<= ਗਉਂ ਦੰ, ੩, 2 : ੧ (219) 
ਤਾਹਿ।” (ਇਸ ਨੂੰ) 
-- ਆਸਾ ੧, ਵਾਹ ੧੩ਸ, ੧, ੧ : ੨ (470) 
3. ਉਥੇ _ 
“ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ 
ਰਾਮੁ ਸਮਾਵੈ।” 





- ਗਉਂ ੯, ੬, ੨ : ੨ (220) 
4. ਉਸ ਲਈ, ਉਸ ਵਾਸਤੇ 
“ਹਰਿ ਚਰਨ ਬੋਹਿਥ ਤਾਰਿ।” 
- ਬਿਲਾ ੫, ਅਸ ੨, ੧੦ : ੫ (838) 
5. ਉਸ ਨਾਲ 
“ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ 


_ਲਪਟਾਨੋ।” -- ਬਸੰ ੯, ੧. ੧ : ੨ (1186) 
ਤਾਹੀ -- 1. ਉਥੇ ਹੀ 
“ਠਾਕੁਰ ਜਾ ਸਿਮਰਾ ਤੂੰ ਤਾਰੀ।” 
- ਗੂਜ ੫, ੧੯, ੧" : ੧ (499) 
2. ਤਦੇ ਹੀ, ਤਾਂ ਹੀ 
“ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ 
ਕੀ ਗਤਿ ਤਾਹੀ ਜੀਉ।” 
- ਸੋਰ ੧, ੯, ੩ : ੨ (598) 
3. ਉਨ੍ਹਾਂ ਵਿਚ 
“ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ 
ਲਾਗਾ ਹੈ ਤਾਹੀ।” 


- ਬਿਲਾ ੫, ੧੦੦, ੨ : ੨ (824) 
4. ਉਸੇ ਦੇ 
“ਪੂਰਨ ਕਾਜੁ ਭਾਹੀ ਕਾ ਹੋਇ।” 
- ਭੈਰ ੫, ੩੩, ੪ : ੨ (1145) 
"ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ 
ਕੋਇ।” (ਉਨ੍ਹਾਂ) 
੮ ਸਦ 8. ਇੱ, ਯੰਠ : 
ਤਾਹੂ -- 1. ਉਸੇ ਨੂੰ 
“ਬਿਨਸਿ ਜਾਇ ਭਾਰੂ ਲਪਟਾਵੈ।” 


-- ਗਉ ੫, (੮ ੧੯ ? 


ਦ (1223) 


੨ (178) 
2. ਉਸ ਨੂੰ 
“ਧੰਧੇ ਕਹਾ ਬਿਆਪਹਿ ਤਾਰੂ । ” ਰ੍ 
-- ਗਉਂ ੫, ਬਾਅ ੪ : ੫ (251) 
3. ਤੇਰੇ 
“ਭਾਰੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ 
ਰਾਜ। '` -- ਗਉ ੫, ਬਾਅ ੩੨ : ੫ (257) 
4. ਉਸੇ ਹੀ 
“ਜਿਨਿ ਮੋਹੇ ਬ੍ਰਹਮੰਡ ਖੰਡ ਭਾਹੂ ਮਹਿ ਪਾਉ।” 
- ਸੂਹੀ ੫, ੪੩, ੧" : ੧ (745) 
5. ਫਿਰ ਵੀ, ਤਾਂ ਵੀ ` 


1142 














- ਸਲੋ ੧, ੩ : ੧(1410) 


6. ਉਹੀ 
ਰਨ 
-- ਸਲੋ ੧, ੩ : ੨ (1410) 
ਤਾਕ -- ਕਪਾਟ, ਦਰਵਾਜੇ 
“ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ 
ਬਿਖਿਆ ਕੇ ਤਾਕ।” 
- ਕਾਨ ੪, ੪, ੧ : ੨ (1295) 
ਤਾਕਹਿ -- ਵੇਖ ਕੇ 
“ਉਡਹਿ ਤ ਬੇਗੁਲ ਬੇਗੁਲੇ ਭਾਕਹਿ ਚੋਗ ਘਣੀ।” 
- ਰਾਮ ੧, ਓਅੰ ੩੩ : ੩ (934) 
ਤਾਕੀ -- ਤਕੀ 
“ਪਾਰਬ੍ਰਹਮ ਕੀ ਸਰਣਿ ਜਨ ਤਾਕੀ।” 
-- ਗਉ ੫, ੧੧੪, ੧" : 
ਤਾਕੁ - ।. ਦਰਵਾਜ਼ਾ, ਭਿਤ 
“ਦਿਸੈ ਸਚਾ ਮਹਲੁ ਖੁਲੈ ਭਰਮ ਤਾਕੂ।” 
- ਰਾਮ ੫, ਵਾਰ ੫ : ੪ (959) 
2. ਤਾਕ ਹੋ ਕੇ, ਸੋਚ ਸਮਝ ਕੇ (ਸ਼ਬਦਾਰਥ), 
ਆਪ ਹੀ ਆਪ (ਨਿਰਣੈ)/ਦਰਪਣ) (£8610- 
51੯0) 
“ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ 
ਤਾਕੁ ਸਬਾਇਆ।” 
- ਮਾਰੂ ੧, ਸੋਲਾ ੨੨, ੨ : ੩ (1042) 
ਤਾਕੈ -- ਵੇਖੇ 
“ਉਤ ਝਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ।” 
- ਧਨਾ ੫, ੩੬, ੧" : ੨ (680) 
ਤਾਕੋ ਤਾਕੂ -- ਇਕਲਾ ਆਪ ਹੀ ਆਪ, ਇਕੋ 
ਇਕ, ਪੂਰਨ ਅਦੁਤੀ 
“ਨਾਨਕ ਹੁਕਮੈ ਅੰਦਰਿ ਵੇਖੈ ਵਰਤੇ ਤਾਕੋ ਭਾਗੂ। 
"” ਆਸਾ %,. ਵਾਰ ਤੋਸ, ੧, ੨ : ੯ (464) 
ਤਾਖਤੀ -- (ਫਾ. ਤਾਖਤਨ) ਦੌੜ ਭਜ 
“ਇਕਨੀ ਬਧੇ ਭਾਰ ਇਕਨਾ ਤਾਖਤੀ। ” 
-- ਮਾਝ ੧, ਵਾਰ ੧੦ : ੮ (142) 
। ਭਾਗ -- ਧਾਗਾ, ਡੋਰਾ, ਭਾਵ ਜਨੇਊ 
“ਛੁਰੀ ਵਗਾਇਨਿ ਤਿਨ ਗਲਿ ਤਾਗ। ” 
- ਆਸਾ ੧, ਵਾਰ ੧੬ਸ, ੧, ੨ : ੨ (471) 


ਤਾਗਰੀ -- ਤੜਾਗੀ, ਧਾਗੇ ਧੂਗੇ (ਸ਼ਬਦਾਰਥ) : 


< (188) 


1143 





ਨੂਠੀ (ਨਿਰਣੈ, ਦਰਪਣ) 
“ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ 
ਕਣੀ] (ਕੂਜੀ ਤੇ ਠੂਠੀ ਬਾਕੀ ਰਹਿ ਗਈ) 
-- ਆਸਾ ਕਬ, ੧੬, ੫ : ੨ (480) 
ਤਾਗਾ - 1. ਫੋਰ, ਤੰਦੀ, ਧਾਗਾ 
“ਝਾਗਾ ਤੁਟਾ ਗਗਨੁ ਬਿਨਸੁ ਗਇਆ ਤੇਰਾ ਬੋਲਤ 
ਕਹਾ ਸਮਾਈ।” (ਸੁਆਸਾਂ ਰੂਪੀ ਡੋਰ) _ 
-- ਗਉ ਕਬ, ੫੨, ੧" : ੧ 
ਹੋਰ ਰੂਪ -- ਤਾਗਿ -- 
“ਮਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ 
ਪਰੋਹੀ।” (ਧਾਗੇ ਵਿਚ) 
-- ਸੇਰ ੫, ੪, ੩ : ੧ (609) 
2. ਤਗਿਆ, ਕਾਇਮ ਰਹਿਆ ਨਿਰਣੇ (ਸ਼ਬਦਾਰਥ) 
- ਗਿਆਨਵਾਨ (ਮਹਾਨਕੋਸ਼) : ਟਾਕਰਾ ਕਰਨ 
ਜੋਗਾ (ਦਰਪਣ) 
“ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ 
ਤਾਗਾ।” __-- ਰਾਮ ੫, ਵਾਰ ੧2 : ੫ (965) 
ਤਾਗੇ =- 1. ਦੌੜਦੇ ਹਨ (ਸ਼ਬਦਾਰਥ) : ਗਿਆਨਵਾਨ 
(ਮਹਾਨਕੋਸ਼) ਪਕੇ ਰਹੇ (ਨਿਰਣੇ) : ਤੋੜ 
ਨਿਬੇ (ਦਰਪਣ) _ 
ਜਨ ਭਾਗੇ। ” 
-- ਆਸਾਂ ੫, ਛੰਤ ੧੦, ੪ : ੬ (459) 
2. ਧਾਗੇ, ਡੋਰੀ 
ਹਾਰੁ।” 
- ਸੂਹੀ ੩, ਵਾਰ, ੪ਸ, ੧, ੨ : ੧ (786) 
“ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ 
ਲਾਗ।”? (ਭਾਵ ਜੀਵ ਆਤਮਾ) 
--- ਸਲੋ ਕਬ, ੪੭ : ੨ (1366) 
ਹੋਰ ਰੁਪ -- ਤਾਂਗੈ -- 
“ਇਕਤੁ ਡਾਗੈ ਰਲਿ ਮਿਲੈ ਗਲਿ ਮੌਤੀਅਨ ਕਾ 
ਹਾਰੁ।”? - ਸਿਰੀ ੧, ਅਸ ੯, ੪ : ੨ (58) 
ਝਾਗੇ ਰ 
“ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ 
ਬਾਧੋ ਮਾਇ।” 
__- ਸੋਰ ੧, ਅਸ ੨, ੬ : ੧ (635) 


ਤਾ 


੧ (334) 








ਤਾਚੀ -- ਤਿਸ ਦੀ, ਉਸਦੀ 
“ਕਹਤ ਨਾਮਦੇਉ ਤਾਚੀ ਆਣਿ।” 
-- ਸਾਰ ਨਾਮ, ੧, ੪ : ੩ (1252) 
ਹੋਰ ਰੂਪ -- ਤਾਂਚੀ -- 
“ਪਰਣਵੈ ਨਾਮਦੇਉ ਤਾਂਚੀ ਆਣਿ।” (ਉਸ ਦੀ 
ਸ਼ਰਨ ਵਿਚ) 
-- ਮਲਾ ਨਾਮ, ੧, ੫ : ੪ (1292) 
ਤਾਚੇ -- 1. ਉਸ ਦਾ/ਉਸ ਦੇ 
“ਮਾਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ 


ਹਹਿ ਤਾਚੇ।”” -- ਗਉ ੪, ੫੫, ੪ : ੧ (169) 
2. ਇਸ ਕਰਕੇ 
“ਪੁਰਬਲੋ ਕ੍ਰਿਤ ਕਰਮੁ ਨਿ ਮਿਟੈ ਰੀ ਘਰ ਗੇਹਣਿ 


ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ।” 
-- ਧਨਾ ਝਿਲੋ, ੧, ੬ : ੧ (695) 
ਤਾਜ -- (ਅ. ਤਾਜ) ਮੁਕਟ, ਬਾਦਸ਼ਾਹਿਤ ਦਾ 
ਪ੍ਰਤੀਕ ਸਿਰ ਦਾ ਭੂਸ਼ਨ 
“ਭਾਜ ਕੁਲਹ ਸਿਰਿ ਛਤ੍ ਬਨਾਵਉ। ” 

-- ਗਉ ੧, ਅਸ ੧੦, ੬ : ੨ (225) 
ਤਾਜਨਿ -- ਚੰਗੀ ਨਸਲ ਦੀ ਅਰਬੀ ਘੋੜੀ 
“ਇਕ ਤਾਜਨਿ ਤੁਰੀ ਚੰਗੇਰੀ। ” 

-- ਧਨਾ ਥੰਲਾ, ੧, ੨ : ੨ (695) 
ਤਾਜੀ -- ਅਰਬੀ ਨਸਲ ਦਾ ਘੋੜਾ 
“ਭਾਜੀ ਰਥ ਤੁਖਾਰ ਹਾਥੀ ਪਾਖਰੇ ।” 

-- ਮਾਝ ੧, ਵਾਰ ੮ : ੫ (141) 
ਤਾਣ -- ਸ਼ਲ, ਸ਼ਕਤੀ 
“ਤਾਣ ਹੋਦੇ ਹੋਇ ਨਿਤਾਣਾ। ” 

` _-- ਸਲੋ ਫਰ, ੧੨੮ : ੨ (1384) 

ਤਾਣਾ =- ਬਲ, ਸ਼ਕਤੀ _ 
“ਅਖੀ ਅੰਧੁ ਜੀਭ ਸੁ ਨਾਹੀ ਰਹੇ ਪਰਾਕਓ 
ਤਾਣਾ।”” _-- ਸਿਰੀ ੧, ਪਹ ੨, ੪ : ੩ (76) 
“ਤੂਝੂ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ 
ਰਾਮ।” (ਬਲ/ਸਹਾਰਾ) 

- ਸੂਹੀ ੫, ਛੰਤ ੪, ੩ : ੧ (779) 
ਹੋਰ ਰੂਪ -- ਤਾਣਿ - 

“ਹੋਦੈ ਤਾਛਿ ਨਿਤਾਣੀਆ 
ਨਿਮਾਨਣੀਆਹ। ” 
-- ਸਿਰੀ ੪, ਵਾਰ ੭ਸ, ੧, ੨ : ੫ (85) 


ਰਹਹਿ 





ਤਾਣਿ - 1. ਬਲ, ਸ਼ਕਤੀ, ਵੇਖੋ “ਤਾਣਾ” 
“ਸਾਹਿਬ ਸੰਮ੍ਰਿਥ ਤੇਰੈ ਤਾਣਿ।” (ਤੇਰੇ ਬਲ ਨਾਲ) 
-- ਮਲਾ ੧, ੯, ੨ : ੨ (1257) 


2 ਤਾਣ ਕੇ, ਸਿਸ਼ਤ ਲੈ ਕੇ 


ਦਾ “ਨੀ 6 “ਸੀ, % 2 ਤੇ 018) 
ਤਾਣਿਅਉ -- ਤਣਿਆ, ਲਾਇਆ, ਖਿਲਾਰਿਆ 
“ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ 
ਤਾਣਿਅਉ। ” -- ਸਵ ੫, ਕਲ ੭ : ੫ (1407) 

ਹੋਰ ਰੂਪ -- ਤਾਣਿਆ -- 
- ਮਲਾ ੧, ਵਾਰ ੧ : ੨ (1279) 


ਤਾਣੀ -- ਕਪੜੇ ਦਾ ਲੰਮੇ ਰੁਖ ਤਣਿਆ ਹੋਇਆ 


ਸੁਤ 
“ਉਰਝੀ ਤਾਣੀ ਕਿਛੁ ਨ ਬਸਾਇ।” 
- ਪ੍ਰਭਾ ੧, ੧੧, ੧ : ੪ (1330) 
ਤਾਣੁ -- 1. ਜ਼ੋਰ, ਬਲ ` 
“ਗਾਵੈ ਕੋ ਤਾਣੁ ਹੋਂਵੈ ਕਿਸੈ ਤਾਣੂ।” 
- ਜਪੁ ੧,੩:੧(1) 
“ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਣਉ 
ਆਪਾ।” (ਆਸਰਾ) __ 


- ਸਿਰੀ ੫, ੯੭, ੨: ੧519. 
`ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ 


ਰਾਮ।” (ਜ਼ੋਰ, ਤਾਕਤ) 
- ਬਿਹਾ ੫, ਛੰਤ ੬, ੧ : ੨ (545) 
2. ਤਾਣਾ, ਤਾਣੀ _ 
“ਨਾਨਕ ਕੂੜੈ ਕਤਿਐ ਕੂੜਾ ਤਣੀਐ ਝਾਣੂ।” 
- ਸੂਹੀ ੩, ਵਾਰ ੧੪ਸ, ੧, ੧ : ੫ (790) 
ਤਾਤ -- ਰੁਚੀ, ਚਾਹ 
“ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ 
ਸਿਉ ਭਾਤ। ” -- ਕਾਨ ੫, ੪੨, ੧ : ੧ (1306) 
ਤਾਤਉਂ -- ਤਪਿਆ ਹੋਇਆ, ਤੱਤਾ 
ਤਾਤਉ । ” -- ਆਸਾ ੧. ਛੰਤ ੫, ੨ : ੪ (439) 
ਤਾਤਾ -- 1. ਤਤਾ, ਤਤੀ, ਗਰਮ 
“ਤੁਝੈ ਨ ਲਾਗੇ ਤਾੜਾ ਝੋਲਾ।” 


1144 








- ਗਉ ੫, ੭੯, ੧" 

2. ਈਰਖਾ, ਸਾੜਾ 
“ਵਿਸਰੀ ਤਿਸੈ ਪਰਾਈ ਤਾਤਾ। ” 
-- ਗਉ ੫, ੧੧੭, ੧ : ੨ (189) 


: ੨ (179) 


ਹੋਰ ਰੂਪ - ਤਾਤਿ -- 
'ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ 
ਬਿਸਰੀ ਤਾਤਿ ਪਰਾਈ।” 
- ਗਉ ੫, ੧੬੧", ੩ : ੨ (215) 
3. ਦੁਖਦਾਈ 
ਰਾਮ। ” 


- ਆਸਾ ੧, ਛੰਤ ੫, ੧: ਨਰ 
4. ਸੜਿਆ ਹੋਇਆ 
'ਜਲਤਾ ਫਿਰੈ ਰਹੈ ਨਿਤ ਤਾਤਾ। ” 
`_` - ਮਾਰੂ ੫, ਸੋਲ ੧੪, ੭ : ੨ (1086) 
ਤਾਤਿ -- ।. ਈਰਖਾ, ਸਾੜਾ, ਵੇਖੋ, 'ਤਤਾ” (2) 
2. ਚਿੰਤਾ 
“ਛਾਡਿ ਵਿਡਾਣੀ ਤਾੜਿ ਮੂੜੇ ।? 
-- ਰਾਮ ੫, ੨੩, ੧" 
ਤਾਤੀ -- 1. ਤਤੀ, ਗਰਮ __ 
"ਕਲਿ ਤਾੜੀ ਠਾਂਢਾ ਹਰਿ ਨਾਉ।” 
- ਗਉ ੫, ਸੁਖ ੧੯, ੩ : ੫ (288) 
2. ਅਗਨੀ 
“ਠੰਢੀ ਤਾਤੀ ਮਿਟੀ ਖਾਈ।” (ਸਰੀਰ ਨੂੰ ਪਾਣੀ 
ਅਗਨੀ ਜਾਂ ਮਿੱਟੀ ਖਾ ਲੈਂਦੀ ਹੈ) 
- ਆਸਾ ੫, ੩੩੧" : ੧ (378) 
3. ਦੁਖ, ਚਿੰਤਾ, ਸਾੜਾ ਰ 
“ਤੂ ਅਡੋਲੂ ਕਦੇ ਡੋਲਹਿ ਨਾਹੀ. ਤਾ ਹਮ ਕੈਸੀ 
ਤਾਤੀ। ” _-- ਰਾਮ ੫, ੬, ੧ : ੨ (884) 
ਤਾਂਤੀ -- ਤਣਨ ਸ਼ੁਣਨ ਵਾਲਾ ਜੁਲਾਹਾ 
“ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ 
ਮਾਨਾਂ।” _-- ਆਸਾ ਕਬ, ੩੬; ੩ : ੧ (484) 
ਤਾੜੂ -- ਤੁਰਤ, ਛੇਤੀ ਛੇਤੀ _: 
“ਜਿਨਿ ਜਿਹਵਾ ਦਿਤੀ ਬੋਲੇ ਤਾੜੁ। ” 
- ਧਨਾਂ ੧, ੫, ੨ : ੨ (662) 
_ (ਮਹਾਨਕੋਸ਼ ਇਸ ਦੇ ਅਰਥ ਪਿਆਰਾ” ਦਿੰਦਾ 
ਹੈ) 


: ੧ (889) 


1 0੧ 


ਤਾਤੇ 1145 


ਤਾਤੇ -- 1. ਈਰਖਾ 
ਝਾਵੇ।”? -- ਤੁੱਖਾ ੧. ਛੰਤ ੪, ੧: ੪ (1111) 
2. ਉਸ ਤੋਂ 
“ਝਾਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ। ” 
-- ਸਲੋ ਕਬ, ੧੫੦ : ੨ (1372) 
3. ਇਸ ਲਈ, ਇਸ ਕਰਕੇ 
“ਭਾਤੇ ਮੋਹਿ ਧਾਰੀ ਓਟ ਗੋਪਾਲ।”” 
- ਧਨਾਂ ੫, ੨3੧, ੧ : 
ਤਾਨ -- ਸੁਰ, ਆਲਾਪ 
“ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ। ” 
ਰ -- ਰਾਗ ੧ : ੨੪ (1430) 
ਤਾਨਾ -- 1. ਤਾਣਾ, ਤਣੇ ਹੋਏ ਧਾਗਿਆਂ ਦਾ ਸਮੂਹ 
“ਹਮ ਘਰਿ ਸੂਤੁ ਤਨਹਿ ਨਿਤ ਝਾਨਾ ਕੰਨਿ ਜਨੇਊ 
ਤੁਮਾਰੇ।” -- ਆਸਾ ਕਬ, ੨੬, ੧ : ੧ (482) 
ਹੋਰ ਰੂਪ -- ਤਾਨਾਂ -- 
“ਤਬ ਹਮ ਇਤਨਕੁ ਪਸਰਿਓ ਤਾਨਾਂ। ” 
-- ਆਸਾ ਕਬ, ੩੬, ੧ : ੨ (484) 
2. ਕਪੜੇ ਦੀ ਲੰਮੇ ਰੁਖ ਦੀ ਤੰਦ 
“ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ 
ਲਪਟਿਓ।” 
-- ਸ਼ਿਲਾ ਕਬ, ੪, ੧ : ੨ (856) 
3. ਰਾਗ ਦਾ ਪਲਟਾ 
“ਬਾਜਾ ਮਾਣੁ ਤਾਣੁ ਤਜਿ ਭਾਲਾ ਪਾਉ ਨ ਬੀਗਾ 
ਘਾਲੈ।” _ -- ਰਾਮ ੫, ੮, ੨ : ੨ (885) 
4. ਤਾਣ, ਤਾਕਤ, ਆਸਰਾ 
“ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ 
ਹੀ ਪਹਿ ਅਰਥਾ।” 
-- ਸਾਰ ੫, ੫੭, ੧: ੨ (1215) 
ਤਾਨਿ -- ਤਾਣ ਕੇ, ਉਪਰ ਲੈ ਕੇ 
“ਮੰਦਰ ਸੋਵਹਿ ਪਟੰਬਰ ਤਾਨਿ।” 
_- ਰਾਮ ਕਬ, ੯, ੫ : ੨ (971) 
ਤਾਨਿਆ -- ਤਾਣਾ ਤਣਿਆ 
“ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ 
ਫਿਰਿ ਤਾਨਿਆ। ” 
-- ਆਸਾ ਧੰਲਾਂ, ੧, ੧ : ੨ (487) 


ਤਾਨੀ -- ਬਲ ਵਾਲਾ, ਸ਼ਕਤੀਸ਼ਾਲੀ 


੧ (676) 








“ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ। ” 
-- ਟੈਂਡੀ ੫, ੧, ੧ : ੧ (711) 
ਤਾਨੁ -- 1. ਬਲ, ਸਮਰਥਾ 
“ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ 
ਆਇਆ। ” 
-- ਆਸਾ ੫, ੧੫੨, ੪ : ੨ (408) 
2. ਤਾਣਾ 
“ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ 
ਤਾਨੁ ਤਨੀਜੈ।” 
_- ਕਲਿ 8, ਅਸ ੨, ੬ : ੧ (1324) 
ਤਾਨੈ -- ਖਿਚੇ 
“ਸੋ ਸੁਰਤਾਨੁ ਜੁ ਦੁਇ ਸਰ ਭਾਨੈ।” 
-- ਭੈਰ ਕਬ, ੧੧, ੩ : ੧ (1160) 
ਤਾਪ - ।. ਦੁਖ, ਕਲੇਸ਼ 
“ਭਾਪ ਗਏ ਪਾਈ ਪ੍ਰਭਿ ਸਾਂਤਿ।” 
-- ਗੋਉ ੫, ੧੨੮, ੧ : ੧ (191) 
“ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ 
ਵਿਛੁੰਨਿਆ।” (ਸਾੜੇ) 
- ਸੂਹੀ ੫, ਛੰਤ ੩, ੪ : ੪ (779) 
2. ਤਪਸਿਆ 
“ਕਾਹੂ ਜਾਪ ਕਾਹੂ ਭਾਪ ਕਾਹੂ ਪੂਜਾ ਹੋਮ ਨੇਮ। ” 
-- ਗਉਂ ੫, ੧੫੫", > : ੧ (213) 
3. ਤਪਸ਼, ਗਰਮੀ, ਬੁਖਾਰ ਰੋਗ 
“ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ 
ਆਪ।” (ਹਉਮੈ ਦਾ ਤਾਪ) 

-- ਗਉ ੫, ਬਾਅ ੩੨ : 2 (257) 
“ਤ੍ਉਦਸੀ ਤੀਨਿ ਤਾਪ ਸੰਸਾਰ।” (ਤ੍ਰੈ ਗੁਣਾਂ 
ਰਜੋ ਤਮੋ ਸਤੋ ਤੋਂ ਉਪਜਿਆ ਵਿਕਾਰ) 

-- ਗਉ ੫, ਥਿਤੀ ੧੩ : ੧ (299) 
ਰਾਸਿ।” (ਤਿੰਨ ਤਾਪ ਹਨ -- (ਆਧ (ਮਨ 
ਦਾ) ਬਿਆਨ (ਸਰੀਰ ਦਾ) ਉਪਾਧ (ਭੁਲੇਖੇ 

-- ਟੋਂਡ ੫, ੧੩, ੧ : ੧ (714) 
1. ਤਪ ਕਰਦਾ ਹੈ, ਤਪਦਾ ਹੈ 
“ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ 
ਜੀ ਤਪੁ ਤਾਪਹਿ ਜਪਹਿ ਬੇਅੰਤਾ।” 


- ਆਸਾਂ ੪, ਸੁਪੁ ੧,੪: ੩411) 


“ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ 
ਕਿਰਿਆ ਕਰਮ ਕਮਾਇ ਜੀਉ।” 
-- ਆਸਾ ੪, ਛੰਤ ੧੧, ੩ : ੨ (445) 
2. ਤਪਸ਼ ਵਿਚ ਆਉਂਦਾ ਹੈ, ਗਰਮ ਹੁੰਦਾ ਹੈ 
“ਬਲ ਤਾਪਹਿ ਸਰ ਭਾਰ ਸਾਧਨ ਸ਼ਿਨਉ ਕਰੈ ।” 
-- ਤੁਖਾ ੧, ਬਾਰਾ ੭ : ੨ (1108) 
ਤਾਪਤੇ -- ਤਪਦੇ ਹਨ, ਗਰਮ ਹੁੰਦੇ ਹਨ 
“ਜੈਸੇ ਤਾਪਤੇ ਨਿਰਮਲ ਘਾਮਾ।” 
- ਗੋਂਡ ਨਾਮ, ੪, ੫ : ੧ (874) 
ਤਾਪਨ -- ਤਪਾਉਣਾ 
ਕਿਰਿਆ ਕਰਮ ਕਮਾਇ ਜੀਉ।” 
- ਆਸਾ ੪, ਛੰਤ ੧੧, ੩ : ੨ (445) 
ਤਾਪਰੁ -- ।. ਉਸ ਸਮੇਂ, ਤਦ ਹੀ 
“ਨਾਨਕ ਤਾਪਰੁ ਜਾਪੈ ਜਾ ਪਤਿ ਲੇਖੈ ਪਾਏ।” 
- ਸਿਰੀ ੪, ਵਾਰ ੩ਸ, ੧, ੧ : ੪ (83) 
ਤਾਪਾ -- 1. ਤਪ, ਤਪਸਿਆ 
“ਅਨਿਕ ਬਰਖ ਕੀਏ ਜਪ ਤਾਪਾ।” 
- ਮਾਝ ੫, ੧੨, ੩ : ੧ (98) 
2. ਕਲੇਸ਼, ਤਪਸ਼, ਦੁਖ, ਬੁਖਾਰ 
“ਤਾਪਾ ਖ਼ਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ 
ਤਨਿ ਅਤਿ ਘਨਾ।” 
`-- ਆਸਾ ੫, ਛੰਤ ੧੪, ੩ : ੩ (462) 
ਤਾਪੁ -- ਬੀਮਾਰੀ, ਬੁਖਾਰ 





“ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ | 


ਤਾਪੂ।'”` - ਸਿਰੀ ੫, ੭੮, ੪ : ੨ (45) 
ਤਾਪੈ -- 1. ਤਪਦਾ ਹੈ, ਤਪ ਕਰਦਾ ਹੈ _ 
“ਹਰਿ ਆਪੇ ਤਪੁ ਭਾਧੈ ਲਾਇ ਤਾਰੀ।” 
- ਗਉ ੪, ੪੪, ੧ : ੩ (165) 
2, ਤਪਾਉਂਦਾ ਹੈ 
“ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ 
ਪੂਅਰ ਭਾਧੈ।” 
- ਮਾਰੂ ੧, ਅਸ ੭, ੩ : ੧ (1013) 
3. ਦੁਖਦਾ, ਦੁਖੀ ਹੁੰਦਾ ਹੈ 
ਕਾਪਰੁ ਅੰਗਿ ਨ ਸੁਹਾਈ।” 
- ਮਲ਼ਾ ੧, ਅਸ ੩, ੬ : ੧ (1274) 


1146 





ਤਾਂਬਾ -- ਇਕ ਧਾਤ, €0[ਗ)ਟ 
ਸੁਪਾਰੀ।”? -- ਕੇਦਾ ਕਬ, ੨, ੧ : ੧ (1123) 
ਤਾਬੋ - ਤਾਂਬੇ ਨੂੰ 
“ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ।” 
- ਗਉ ਰਵਿ, ਅਸ ੧, ੫ : ੨ (346) 
ਤਾਮ -- ਤਮੇ ਗੁਣ, ਗੁਸੇ ਤੇ ਈਰਖਾ ਦੇ ਹਨੇਰੇ ਵਿਚ 
ਫਿਰਨ ਵਾਲਾ ਗੁਣ _ 
“ਰਾਜ ਬਿਨਾਸੀ ਤਾਮ ਬਿਨਾਸੀਂ ਸਾਕਤੁ ਭੀ 
ਬੇਨਾਧਾ।”” _-- ਸਾਰ ੫, ੬, ੩ : ੧ (1204) 
ਤਾਮਸ -- ਤਮੇ ਗੁਣ ਵਾਲੇ 
“ਕਈ ਕੋਟਿ ਰਾਜਸ ਤਾਮਸ ਸਾਤਕ।”? 
-- ਗਉ ੫, ਸੁਖ ੧੦, ੪ : ੧ (276) 
ਤਾਮਸਿ - ਕ੍ਰੋਧ ਵਿਚ, ਤਮੋ ਗੁਣ ਵਿਚ 
“ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ 
ਹੋਆ।” _-- ਆਸਾ ੩, ਪਟੀ ੯ : ੧ (435) 
ਤਾਮਸੀ =- ਕ੍ਰੋਧੀ 
“ਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ। ” 
` ਆਸਾ ੧, ਅਸ੧8, ੫ : ੨ (419) 
ਤਾਮਸੁ -- 1. ਕੋੋਧ 
“ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ 
ਗਵਾਏ।” _-- ਸਿਰੀ ੩, ੪੧, ੩ : ੨ (29) 
2. ਤਾਮਸੀ, ਤਮੋ ਗੁਣ ਵਾਲਾ _ 
“ਰਾਜਸੁ ਸਾਤਕੁ ਭਾਮਸੂ ਡਰਪਹਿ ਕੇਤੇ ਰੂਪ 
ਉਪਾਇਆ। ” 
- ਮਾਰੂ ੫, ੧, ੩ : ੧ (998) 
ਤਾਮਹਿ -- ਉਨ੍ਹਾਂ (ਲੋਕਾਂ) ਵਿਚ 
ਫਿਰਿਆ। ” -- ਸਾਰ ੫, ੭੫, ੧ : ੧ (1219) 
ਤਾਮਿ -- 1. (ਅ. ਤੁਆਮ) ਰੋਟੀ 
“ਭਾਮਿ ਪਰੀਤਿ ਵਸੈ ਘਰਿ ਆਇ।” 
 . ` ` ੮ ਆਸਾ ੧, ੪, ੨ : ੨ (349) 
2. ਤਾਂ, ਤਦ 
“ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ 
ਨ ਹੋਈ।”? 
- ਆਸਾ ੧, ਵਾਰ ੧੨ਸ, ੧, ੧ : ੧ (469) 
(ਮਹਾਨਕੋਸ਼ ਇਸ ਦਾ ਤਾਂ - ਆਮਿ ਵਿਚ ਸੰਧੀ 


ਤਾਰ 1147 ____ਤਾਰਣ 


ਨਿਛੇਦ ਕਰ ਕੇ ਅਰਥ ਕੀਤੇ ਹਨ ਤਾਂ - ਆਮ | “ਚਲ ਰੇ ਬੈਕੁੰਠ ਤੁਝਹਿ ਲੇ ਤਾਰਉ।” 
(ਰੋਗ) -- ਅਰਥਾਤ ਤਾਂ ਰੋਗ ਨਹੀਂ ਹੁੰਦਾ।) -- ਗਉ ਕਬ, ੩੧, ੨ : ੧ (329) 








3. ਤਦੋਂ ਤਾਰਈ -- ਤਾਰ ਲੈਂਦਾ ਹੈ 
ਵਸਾਵਹੇ। ” _ =- ਫੁਨ ੫, ੮ : ੩ (1362) 
- ਵੰਡ ੧, ਛੰਤ ੨, ੫ : ੪ (567) | ਤਾਰਸੀ -- ਤਾਰੇਗਾ, ਪਾਰ ਲੰਘਾਏਗਾ 
ਤਾਰ -- 1. ਇਕ ਰਸ, ਇਕ ਟਕ, ਅਖੰਡ, “ਸਹਸਾ ਮੂਲੇ ਨਾਹਿ ਸਰਪਰ ਤਾਰਸੀ। ” 
ਇਕਾਗਰ - ਸ਼ੂਹੀ ੧, ੫, ੧ : ੩ (729) 


“ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ। ” 
-- ਜੰਪੂ ੧, ੧: ੨ (1) 
“ਅਨਹਦਿ ਰਾਤਾ ਏਕ ਲਿਵ ਤਾਰ।” 
- ਬਸੰ ੧, ਅਸ ੩, ੪ : ੩ (1188) 
“ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ 
ਲਗੰਨਿ।” 
-- ਗਉਂ ੪, ਵਾਰ ਪਸ, ੪, ੧ : ੧ (302) 
“ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ 
ਮਛੀ ਨੋ ਤਾਰ ਲਾਵੈ।” (ਨੀਝ) 
“ਚਾਮ%, ਵਾਰ ੭ਸ, ੫, ੧ : ੬ (960) 


-- ਆਸਾ ੧, ੧੨, ੩ : ੪ (352) 
ਤਾਰਹੁ -- ਤਾਰ ਦਿਓ, ਪਾਰ ਲਗਾ ਦਿਓ 
“ਹਰਿ ਦਇਆ ਪ੍ਰਭ ਧਾਰਹੁ ਪਾਖਾਣ ਹਮ ਤਾਰਹੁ 
ਕਢਿ ਲੇਵਹੁ ਸਬਦਿ ਸੁਭਾਇ ਜੀਉ।” 
-- ਆਸਾ ੪, ਛੰਤ ੧੨, ੪ : ੧ (446) 
ਤਾਰਕੁ -- ਤਾਰਨ ਵਾਲਾ, ਪਾਰ ਲੰਘਾਉਣ ਵਾਲਾ 
“ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ 
ਨਾਮੁ ਧਿਆਵੈਗੋ।” 
- ਕਾਨ ੪, ਅਸ ੬, ੮:੧(1312) 
ਤਾਂਰਗਿ -- ਤਾਰੇਗਾ, ਤਾਰ਼ਦਾ ਹੈ 
“ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ 


- ਬਸੰ ੧. ਅਸ ੨, ੨: ੧ (1188) ਰਿ ਰਹਿ 
. ਦ - ਸੂਹੀ ੫, ਛੰਤ ੬, ੩ : ੨ (781) 
ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ . ॥ 
ਸਲਤਾਨ। ” ਤਾਰਣ -- ।. ਤਾਰਣ ਵਾਲੇ 
- ਮਲਾ ੧, ਵਾਰ ੨੭ਸ, ੧, ੧ : ੪ (1291) ਨ ਰਿ ਤੂਲਹਾ ਹਮ .ਬੂਡਸਿ ਤਾਚਿ ਲੇਹਿ 
ਡੋਰੀ ਤਾਰਣ ਰਾਇਆ। 
- ੨੩: -= ਆਸਾ ਪਟੀ ੧੯ : ੨ (433) 
ਜਤ ਅਜ ਸੀ ੧ 


(ਮਹਾਨਕੋਸ਼ ਇਥੇ “ਤਾਰਣ' ਦੇ ਅਰਥ “ਜਹਾਜ਼ੋ 
ਕਰਦਾ ਹੈ) 
“ਤਰਣ ਤਾਰਣ ਹਰਿ ਨਿਧਿ, ਦੂਖੁ ਨ ਸਕੈ 
ਬਿਆਪਿ।” (ਤਾਰਣ ਵਾਲਾ) 
` -- ਧਨਾ ੫, ੨੦, ੧ : ੨ (675) 
2. ਪਾਰ ਕਰਨ, ਤਾਰ ਦੇਣ 
ਕਰਣੀ ।” ਰ੍ 
(ਤਾਰਿ ਦਾ ਅਰਥ ਜਹਾਜ਼ ਅਥਵਾ ਬੇੜੀ ਹਨ) 
- ਗੂਜ ੧, ਅਸ ੫, ੧" : ੨ (505) 


ਤਾਰ। ` (ਸੁਰਾਂ ਤਾਰਾਂ) 
-- ਸਲੋ ਕਬ, ੧੦੩ : ੨ (1369) 
6. ਸੰਗੀਤ ਅਨੁਸਾਰ ਇਕ ਠਾਟ ਦੀ ਸਪਤਕ, 
ਸਤਸੁਰਾਂ ਦਾ ਸਮੁਦਾਯ 
“ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ।” 
-- ਰਾਂਗ ੧ : ੨੪ (1430) 
7. ਤਾਰ ਲੈਂਦਾ, ਪਾਰ ਲੰਘਾ ਲੈਂਦਾ ਹੈ 
“ਬਡਭਾਗੀ ਨਾਨਕ ਕੋ ਤਾਰੰ।” 
-- ਗਾਥਾ ੫, ੨੦ : ੪ (1361) 
ਤਾਰਉ -- ਤਾਰੀਆਂ ਲਾਵਾਂ, ਪਾਰ ਲੰਘਾਵਾਂ 


ਤਾਰਣਹ 1148 ਤਾਰਾ 














3. ਜਹਾਜ਼, ਬੇੜੀ ਤਾਰਣੋ -- ਤਾਰਣ ਯੋਗ 
“ਆਤਮ ਚੀਨਿ ਤਹਾ ਤੂ ਤਾਰਣ ਸਜੂ ਤਾਰੇ “ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧ ਸਾਗਰ 
ਤਾਰਣਹਾਰਾ।” ਤਾਰਣੋ।”” __-- ਬਿਹਾ ੫, ੪, ੪ : ੪ (544) 
- ਮਲਾਂ ੧, ੩, ੩ : ੪ (1255) | ਤਾਰਦਾ -- ਪਾਰ ਲਾਉਂਦਾ 
ਤਾਰਣਹ -- ਤਾਰ ਦੇਂਦਾ/ਪਾਰ ਲਗਾ ਦੇਂਦਾ ਹੈ “ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ 
“ਨਾਨਕ ਸੰਸਾਰ ਸਾਗਰ ਝਾਰਣਹ। ” ਤਾਰਦਾ। ' -- ਸਿਰੀ ੪, ਵਾਰ ੧੮ : ੫ (90) 
` ਗਥਾਪ, ਤ8 : ੩ (1361) | ਤਾਰਨ -- ।. ਤਾਰਨ ਦੇ, ਪਾਰ ਲਾਉਣ ਦੇ 
ਤਾਰਣਹਰੀ -- ਤਾਰਣ ਵਾਲਾ ਹਰੀ “ਯਾਹੂ ਤਰਨ ਤਾਰਨ ਸਮਰਾਥਾ।” 
“ਜਨ ਨਾਨਕੁ ਤਾਰਿਓ ਤਾਰਣਹਰੀ। ? ਰ੍ -- ਗਉਂ ੫, ਬਾਅ ੪੨ : ੭ (259) 


- ਭੈਰ ੪, ੨, ੪ : ੨ (1134) “ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ 
ਤਾਰਣਹਾਰ -- ਤਾਰਣ ਦੇ ਸਮਰਥ, ਤਾਰਣ ਵਾਲੇ, ਅਰਜੁਨ ਮਾਹਿ ਧਰੀ।” (ਪਾਰ ਲਾਉਣਾ) 


ਤਾਰਣਯੋਗ - ਸਵ ੫, ਮਥੁ ੪ : ੪ (1409) 
“ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ।” | 2. ਤਾਰਣ ਯੋਗ 
- ਰਾਮ ੫, ਰੁਤੀ ੮, ੧ਸ : ੧ (929) “ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ 
ਹੋਰ ਰੂਪ -- ਤਾਰਣਹਾਰਾ -- ਨਾਮੁ ਧਿਆਇ।” 
“ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਜਨਾਂ ਪੰ, ੨੧, ੨ : ੨ (676) ' 
ਪਰਹਰਿਆ।” ਹੋਰ ਰੂਪ -- ਤਾਰਨਹਾਰੇ -- 

- ਰਾਮ ੧, ਸਿਗੋ, ੨੫ : ੬ (941) 'ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ 
ਤਾਰਣਹਾਰਿਆ -- ਤਾਰਨਹਾਰੇ ।” 

“ਦਰਿ ਜਾਇ ਦਰਸਨੁ ਕਰੀ ਭਾੜੈ ਤਾਰਿ - ਸੋਰ ੫, ੧੮, ੧ : ੨ (613) 
ਤਾਰਣਹਾਰਿਆ। ” ਤਾਰਨਿ -- 

- ਬਿਲਾ ੧, ਛੰਤ ੧, ੪ : ੫ (843) ' “ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦ 
ਤਾਰਣਹਾਰੁ -- ਤਾਰਨਿ ਮਨੁਖ ਜਨ ਕੀਅਉ ਪ੍ਰਗਾਸਾ।” 
“ਨਾਨਕ ਤਾਰੇ ਤਾਰਣਹਾਰੁ। ” (ਤਾਰਨ ਲਈ) 

- ਰਾਮ ੧, ਸਿਗੋ ੨੦ : ੬ (940) - ਸਵ ੪, ਨਲ ੪ : ੨ (1399) 
ਤਾਰਣਹਾਰੋ -- ਤਾਰਨੁ -- 

ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ।” ਅਮਰਦਾਸ ਗੁਰ ਕਉ ਫੁਰਿਆ।” 
- ਬਿਹਾ ੪, ਛੰਤ 8, ੧ : ੨ (539) (ਤਾਰਨਯੋਗ) -- ਸਵ ੩, ੨ : ੪ (1393) 
ਤਾਰਣ ਤਰਣ -- ਤਾਰਣ ਵਾਲਾ ਤਾਰਣ ਯੋਗ ਤਾਰਨੋ -- 
“ਗੁਰ ਅਮਰਦਾਸਿ ਥਿਰੁ ਬਮਿਐਊ ਪਰਗਾਮੀ “ਹਰਿ ਸੰਤ ਭਗਤ ਤਾਰਨੋ।” 
ਤਾਰਣ ਤਰਣ। ” - ਬਿਲਾ ੪, ੭, ੧" : ੨ (801) 
- ਸਵ ੪, ਸਲ ੬੦, ੨ : ੫ (1406) | ਤਾਰਾ -- 1. ਤਾਰਕ, ਮਲਾਹ 
ਤਾਰਣੁ -- ਤਾਰਣ ਵਾਲਾ “ਹਰਿ ਆਪੇ ਬੇੜੀ ਤੁਲਹਾ ਤਾਰਾ। ” 
“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ - ਗਉ ੪, ੪੪, ੪ : ੧ (165) 
ਗੁਰ ਕਉ ਫੁਰਿਆ।” । 2. ਇਕ ਰਸ, ਅਖੰਡ 


- ਸਵ ੪, ਗਲ ੨ : ੫ (1393) “ਨੇੜ੍ਹ ਸੰਤੋਖੇ ਏਕ ਲਿਵ ਤਾਰਾ।” 





-- ਗਉ ੧, ਅਸ ੮, ੨ : ੧ (224) 
3. ਪਾਰ ਕੀਤਾ, ਤਾਰਿਆ 
“ਸਮੁੰਦੁ ਸਾਗਰੁ ਜਿਨਿ ਖਿਨ ਮਹਿ ਝਾਰਾ। ” 
-- ਧਨਾ ੫, ੫੭, ੧" : ੨ (684) 
4. ਸਿਤਾਰਾ 
“ਝਿਲਮਿਲ ਝਿਲਕੈ ਚੰਦੁ ਨ ਤਾਰਾ।” 
-- ਮਾਰੂ ੧, ਸੋਲਾ ੧੩, ੮ : ੧ (1033) 
` “ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ 
ਰਾਮ।” (ਭਾਵ ਹੈ ਭਾਗ ਖੁਲੇ) 
-- ਤੁਖਾ ੧, ਛੰਤ ੩, ੧ : ੧ (1110) 
ਤਾਰਾਜੀ - ਤਕੜੀ, ਤੋਲਣ ਦਾ ਯੰਤਰ 


“ਧਰਿ ਤਾਰਾਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ।”_ 


-- ਮਾਝ ੧, ਵਾਰ ੧੯ਸ, ੧, ੧ : ੩ (147) 
ਤਾਰਾਜੂ -- ਤਕੜੀ, ਵੇਖੋ “ਤਾਰਾਜੀ' 
“ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ। ” 
-- ਆਸਾ ੧, ਵਾਰ ੧੪ਸ, ੧, ੧ : ੬ (470) 
ਤਾਰਿ -- !. 
ਉਦਾਰ ਕਰਦਾ ਹੈ 
“ਮਨ ਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ।” 
ਰ੍ -- ਸਿਰੀ ੧, ੧੬, ੧ : ੩ (20) 
“ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ 
-ਤਾਰਿ ਪਰਾਨਾ।” (ਤਾਰ ਕੇ, ਪਾਰ ਕਰਦਾ ਹੈ) 
- ਗੂਜ ੫, ੩, ੨ : ੨ (495) 
2. ਬੇੜੀ ਦੁਆਰਾ (ਸ਼ਬਦਾਰਥ : ਨਿਰਣੈ, ਦਰਪਣ, 
ਸੰਥਿਆ) ਸੰ. ਗਕਿੰਜ -- ਤਾਰਨ ਵਾਲਾ 
__(ਮਹਾਨਕੋਸ਼) 
“ਬੂਡਤ ਪਾਹਨ ਤਾਰਹਿ ਤਾਰਿ।” 
` -- ਆਸਾ ੧, ੧੨, ੩ : ੪ (352) 
ਹੋਰ ਰੁਪ -- ਤਾਰਿਓ -- 
“ਹਰਿ ਹਰਿ ਨਾਮੁ ਜਪਤ ਜਨੁ ਤਾਰਿਓ।” 
- ਗਉ ੫, ੭੭, ੧" : ੧ (178) 
ਤਾਰਿਅਨੂੰ -- 
“ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ 
ਅਪਾਰ ਜੀਉ।” (ਤਾਰ ਲਿਆ) 
- ਮਾਝ ੫, ਅਸ ੩੮, ੮ : ੩ (132) 
ਤਾਰਿਅਮੁ -- 
“ਭਉ ਜਲੂ ਬਿਖਮੁ ਅਸਗਾਹੁ ਗੁਰਿ ਬੋਹਿਬੈ 


_1149 


ਤਾਰ ਲੈਂਦਾ/ਪਾਰ ਕਰ ਲੈਂਦਾ ਹੈ/ 








ਤਾਰਿਅਮੁ । ” 
-- ਜੈਤ ੫, ਵਾਰ ੧੯ਸ, ੫, ੨ : ੧ (710) 


-- ਸਿਰੀ ੫, ਛੰਤ ੩, ੫ : ੧ (81) 
3: ਤਾਰ ਲੈ, ਤਾਰ ਦੀ ਅਮਰ ਕਿਰਿਆ, ਉਦਾਰ 
ਕਰ 
“ਚਰਣ ਸਰਣ ਦਇਆਲ ਕੇਸਵ ਤਾਰਿ ਜਗ 
ਭਵ ਸਿੰਧ।” ਰ 
- ਗੂਜ ਪ, ਅਸ ੨, ੧੯ : 
“ਭਵ ਸਾਗਰੁ ਤਾਰਿ ਮੁਰਾਰੀ।” 
-- ਸੋਰ ਕਬ, ੮, ੩ : ੨ (656) 
4. ਤਾਰਨ ਵਾਲੇ 
“ਮਦਨ ਮੂਰਤਿ ਭੈ ਤਾਰਿ ਗੋਬਿੰਦੇ । ” 
-- ਧਨਾ ਸੈਣ, ੧, ੪ : ੧ (695) 
5. (ਫਾ. ਤਾਰ) ਤਾੜ, ਇਕ ਰੁਖ ਜਿਸ ਤੋਂ ਨਸ਼ੀਲਾ 


੨ (508). 


ਰਾਤੇ 


ਕਾਗਰਾ ਕਰਤ ਬੀਚਾਰੰ।” 
- ਮਲਾ-ਰਵਿ , ੧, ੨ : ੧ (1283) 


ਤਾਰਿਕਾਂ -- 1. ਤਾਰੇ 


“ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ 
ਪਲੋਇ।” -- ਸਿਰੀ ੧, ਅਸ ੧੭, ੮ : ੧ (64) 


ਤਾਰੀ -- 1. ਤਰਨ ਦੀ ਕਿਰਿਆ, ਤਰਣਾ 


“ਤਰੁ ਤਾਰੀ ਮਨਿ ਨਾਮੁ ਸੁਚੀਤੁ।” (ਮਨ ਵਿਚ 
ਨਾਮ ਰੱਖ ਕੇ ਤਾਰੀ ਤਰ ਜਾ) 
-- ਗਉ ੧, ੭, ੧: ੪ (153) 
“ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ। ” 
-- ਗੋਉ ੪, ੩੯, ੧" : ੨ (164) 
“ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ। ” 
- ਗੂਜ ੩, ਵਾਰ ੩ . ੨ (509) ਰ੍ 
2. ਤਾੜੀ, ਸਮਾਧੀ, ਲਿਵ, ਜੋਗ ਦੀ ਇਕ ਕਿਰਿਆ 
“ਹਰਿ ਆਪੇ ਤਪੁ ਤਾਪੈ ਲਾਇ ਤਾਰੀ।” 
-- ਗਉ ੪, ੪੪, ੧ : ੩ (165) 
“ਹੋਇ ਅਉਧੂਤ ਬੈਠੇ ਲਾਇ ਤਾਰੀ।” 
- ਮਾਰੂ ੫, ੧੮, ੪ : ੧ (1004) 
“ਨੈਨੀ ਹਰਿ ਹਰਿ ਲਾਗੀ ਤਾਰੀ।” 





ਤਾਰੀਅਲੇ 1150 ਤਾਰੇਨਿ 
-- ਮਲਾ ੪, ੧, ੧" : ੧ (1262) ਸੰਗਾ।” _-- ਗਉ ੫, ੧੩੩", ੨ : ੧ (208) 

3. ਤਾਰ ਦਿੱਤਾ ਤਾਰੂ -- ਡੂੰਘਾ ਪਾਣੀ 
“ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ | “ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ।” 
ਗੁਰਮੁਖਿ ਤਾਰੀ। ” - ਮਾਝ ੧, ਵਾਰ ੧੨ਸ, ੧, ੧ : ੧ (143) 

-- ਗੂਜ ੫, ੨, ੪ : ੨ (495) । ` 2. ਡੁੰਘਾ, ਅਥਾਹ 
ਪਾਖਣ ਹਮ ਤਾਰੀ।” (ਤਾਰ ਦਿਉ) ਸੰਗਾ।” -- ਗਉ ੫, ੧੩੩”, ੨ : ੧ (208) 
- ਧਨਾਂ ੩, ੧, ੧” : ੨ (666) । 3. ਤਰਨ ਯੋਂਗ, ਜੋ ਤਰੇ ਬਿਨਾਂ ਨਾ ਲੰਘਿਆ ਜਾ 


ਬਿਖੁ ਤਾਰੀ।” 

- ਵਡ ੪, ਵਾਰ ੨ : ੪ (586) 
(ਮਹਾਨਕੋਸ਼ ਇਥੇ “ਤਾਰੀ” ਦੇ ਅਰਥ “ਤਾਰਕ” 
ਤਾਰਨ ਵਾਲਾ ਕਰਦਾ ਹੈ) 

“ਸਚੁ ਅਰਾਧਿਆ ਗੁਰਮਖਿ ਤਰੁ ਤਾਰੀ। (ਤਰ 
ਜਾ) - ਰਾਮ ੧, ਸਿਗੋ ੬੩ : ੫ (945) 

4. ਨਦੀ, ਸੰਸਾਰ ਸਾਗਰ 

“ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ 
ਤਾਰੀ। ? 

- ਸਾਰ ੪, ਵਾਰ ੨੭ : ੪ (1248) 
5. ਬੇੜੀ 

ਤਰੂ ਹਰਿ ਤਾਰੀ।” 

- ਮਲਾ ੩, ੯, ੧" : ੨ (1260) 
(ਸ਼ਬਦਾਰਥ--ਇਥੇ ਵੀ ਅਰਥ 'ਨਦੀ” ਦੇ ਹੀ 
ਕਰਦਾ ਹੈ) 

ਤਾਰੀਅਲੇ -- ।. ਤਾਰੇ ਸਨ, ਤੈਰਾਦੇ ਸਨ 
“ਦੇਵਾ ਪਾਹਨ ਤਾਰੀਅਲੇ। ” 

- ਗਉ ਨਾਮ, ੧, ੧" 
2. ਪਾਰ ਕੀਤੇ/ਉਦਾਰ ਸਨ 
“ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ 
`ਅਜਾਮਲੂ ਤਾਰੀਅਲੇ। ” 

- ਗਉ ਨਾਮ, ੧, ੧ : ੧ (345) 

ਹਦ ਤਾਰ ਲੈ, ਉਦਾਰ ਕਰ 
“ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ 
ਤਾਰੀਐ। ” -- ਸਿਰੀ ੫, ਛੰਤ ੩, ੨ : ੬ (80) 
_ਤਾਰੀਲੇ -- ਤਾਰ ਲੈ, ਓਦਾਰ ਕਰ 
“ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ 


?: ੧ (345) 


ਸਕੇ 
“ਤਤੇ ਤਾਰੂ ਭਵਜਲੁ ਹੋਆ ਤਾ ਕੇ ਅੰਤੁ ਨ 
ਪਾਇਆ।” 
- ਆਸਾ ੧, ਪਟੀ ੧੯ : ੧ (433) 
4. ਤੈਰਾਕ, ਤਰਨ ਸਕਣ ਵਾਲਾ 
“ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍‌ ਕਲ।” 
- ਸਲੋ ੧, ੩ : ੧(1410) 
ਲਗਾਉਂਦਾ 
“ਮੰਨੈ ਤਰੈ ਤਾਰੇ ਗੁਰੁ ਸਿਖ।” 


-- ਜਪੁ ੧, ੧੫ : ੩ (3) 


ਤਾਰੇ 


2. ਤੈਰਾ ਦਿਤੇ ਤਰਾਏ 
ਪਥਰ ਤਾਰੇ ।” 
-- ਗਉ ੧, ਅਸ ੧੭, ੫: ੩ (156) ` 
3. ਗਗਨ ਮੰਡਲ ਵਿਚ ਚਮਕਦੇ ਪਦਾਰਥ (ਫਾ. . 
ਤਾਰਾ) 
“ਗਿਰਿ ਤਰ ਧਰਣਿ ਗਗਨ ਅਰੁ ਤਾਰੇ।” 
--- ਗਉਂ ੫, ਅਸ ੪, ੩ : ੧ (237) 
“ਓਇ ਜੁ ਦੀਸਹਿ ਅੰਬਰਿ ਤਾਰੇ।” 
`-” ਗਉ ਕਬ, ੨੯, ੧ : ੧ (329) 
ਤਾਰੇਦੜੋ -- ਤਰਦਾ ਹੈ, ਪਾਰ ਹੁੰਦਾ ਹੈ 
“ਭਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ 
ਰਤਿਆ।” 
- ਮਾਰੂ ੫, ਵਾਰ ੨੦ਸ, ੫, ੧ : ੨ (1101) 
ਤਾਰੇਨਿ -- ਤਾਰ ਲਈਆਂ, ਭਾਵ ਮੁਕਤ ਕਰਵਾ 
ਲਈਆਂ 
“ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ 
ਤਾਰੇਨਿ। ” 





-- ਰਾਮ ੩, ਵਾਰ ੧੦ਸ, ੩, ੧ : ੫ (951) 
ਤਾਰੈ -- 1. ਤਾਰੇ ਦੇਵੇ/ਪਾਰ ਲੰਘਾ ਦੇਵੇਗਾ 
“ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ 
ਇਵ ਏਕੁ ਤਾਰੈ !”” 
-- ਸਿਰੀ ੧, ੨੬, ੩ : ੨ (23) 
“ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ 


ਆਵਏ ।”? 


-- ਸਵ ੪, ਮਥੂ ੭ : ੨ (1404) 
2. ਤਾਰ ਨਾਲ 
“ਅੰਮ੍ਰਿਤੁ ਮੂਲੁ ਸਿਖਰਿ ਲਿਵ ਭਾਂਰੈ।” 
-- ਬਿਲਾ ੧, ਥਿਤੀ ੧੭ : ੨ (840) 
3. ਤੈਰਾ/ਤਰਾ ਦੇਵੇ ਰ 
ਗੁਰੁ 'ਗਉਂ ਹਰੂ ਦਰੀਆਉ ਪਲਕ ਡੁਬੰਤ੍ਰ 
ਸਾ -- ਸਵ ੩, ੧੭ ` ੪ (1395) 


_ ਤਾਲ -- 1. ਸੰਗੀਤ ਅਨੁਸਾਰ ਸਮੇਂ ਤੋਂ ਲੈ ਦੀ ਵੰਡ | 


ਕਰਨ ਲਈ ਤਾਲੀ ਦੀ ਧੁਨਿ, 
“ਬਹੁ ਤਾਲ ਪੂਰੇ ਵਾਜੇ ਫਜਾਏ।” 
-- ਮਾਝ ੩, ਅਸ ੨੧, ੬ : ੧ (122) 
“ਪਾਵਹੁ ਬੇੜੀ ਹਾਥਹੁ ਤਾਲ। ” (ਤਾੜੀ) 
-- ਭੈਰ ਨਾਮ, ੧੦, ੧੨ : ੧ (1166) 
ਹੇ, ਫੈਣੇ, ਸੰਗੀਤ ਦਾ ਇਕ ਸਾਜ਼ ਹੋਰ ਵੇਖੋ “ਤਾਲਾ” 
(3) 
“ਤਾਲ ਮਦੀਰੇ ਘਟ ਕੇ ਘਾਟ।” 
`__-- ਆਸਾਂ ੧, ੪, ੧ : ੧ (349) 
3. ਸੰਗੀਤ ਦੀ ਲੈਅ ਹੋਰ ਵੇਖੋ “ਤਾਲਾ” (2) 
“ਪੂਰੇ ਤਾਲ ਜਾਣੈ ਸਾਲਾਹ।” (ਸਿਫਤ ਕਰਨੀ 
ਜਾਣੇ ਤਾਂ ਹੀ ਤਾਲ ਅਨੁਸਾਰ ਨਾਚ ਹੁੰਦਾ ਹੈ) 
-- ਆਸਾ ੧, ੬, ੧“ : ੧ (350) 
_ਰਖਿ ਚਰਣ ਹਰਿ ਤਾਲ ਪੂਰਈਆਂ। ” 
_-- ਬਿਲਾ ੪, ਅਸ ੩, ੫ : ੨ (835) 


1151 
` 4. ਤਲਾ, ਹੋਰ ਵੇਖੋ “ਤਾਲਿ” (2) 


-- ਧਨਾ ੧, ਛੰਤ ੧, ੨ : ੩ (688) 





ਤਾਲਿ 





“ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ 
ਉਪਮਾ ਕਿਆ ਗਨੀ।” 
- ਸੂਹੀ ੫, ਛੰਤ ੧੦, ੩ : ੪ (784) 
“ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ 
ਤਾਲ। 
-- ਮਲਾ ੧, ਵਾਰ ੧ਸ, ੩, ੧ : ੨ (1279) 
5. ਘੜੀ ਸਮੇਂ ਪਲ, ਖਿਨ, ਤਾਲੀ ਵਜਨ ਜਿਨਾਂ 
ਸਮਾਂ, ਵੇਖੋ “ਤਾਲਿ” (1) 
“ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ 
ਸੁਇ ਤਾਲ। ” 
-- ਸਲੋ ਕਬ, ੧੩੮ : ੧ (1371) 
ਤਾਲਕਾ -- (ਅ. ਤੁਅੱਲਕ) ਸਬੰਧ, ਵਾਸਤਾ 
“ਮਨਤ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ 
ਸੰਗਿ ਨ ਤਾਲਕਾ। ” 
-- ਮਾਰੂ ੫, ਸੋਲਾ ੧੩, ੧੦ : ੩ (1085) 
ਤਾਲਾ -- ।. ਜੰਦਰਾ 
“ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ 
ਸਉਪਾਈ।” -- ਗਉ ੫, ੧੨੨", ੩ : ੧ (205) 
2. ਤਾਲ, ਸੰਗੀਤਕ ਲੈਅ, ਵੇਖੋ “ਤਾਲ” (3), ਤਾਲੁ 
(1) 
“ਕਬ ਕੋ ਭਾਲੇ ਘੁੰਘਰੂ ਤਾਲਾ ਕਬ ਕੋ ਬਜਾਵੈ 
ਰਬਾਬੁ ।  - ਆਸਾ ੪, ੬੨, ੧ : ੧ (468) 
3. ਛੈਣੇ, ਵੇਖੋ “ਤਾਲ” (2) 
“ਪੂਘਰ ਬਾਧਿ ਬਜਾਵਹਿ ਤਾਲਾ। ” 
-- ਪ੍ਰਭਾ ੫, ਅਸ ੨, ੩ : ੧ (1348) 
ਤਾਲਾਬੇਲੀ -- ਤਲ ਮਿਲਾਹਟ, ਤੜਫਨ 
“ਮੋਹਿ ਲਾਰਾੜੀ ਝਾਲਾਬੇਲੀ।” 
ਰ੍ -- ਗੋਂਡ ਨਾਮ, ੪, ੧ : ੧ (874) 
ਤੀ ਕਦ ਤਾਲੀ ਵਜਣ ਜਿਨਾਂ ਸਮਾਂ, ਤੁਰਤ, 
` ਖਿਨ ਪਲ, ਵੇਖੋ ਤਾਲ (5) 
“ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ।” 
-- ਧਨਾ ੧, ੩, ੪ : ੧ (661) 
“ਸੰਤ ਉਧਾਰਉ ਤਤਖਿਣ ਤਾਲਿ।” 
- ਗੋਂਡ ੫, ੧੮, ੧ : ੪ (867) 
2. ਤਲਾ, ਵੇਖੋ “ਤਾਲਾ” (4) ਤਾਲੂ (2) 
“ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ 





1152 


ਤਿਆਗਉ 





ਤਿਤੁ ਨਿਵੰਧੈ ਤਾਲਿ।” 
- ਸੂਹੀ ੩, ਵਾਰ ੧੧ਸ, ੧, ੧ : ੨ (789) 
ਤਾਲੁ -- 1. ਸੰਗੀਤਕ ਲੈਅ, ਤਾਲ 
“ਸਚਾ ਭਾਲੂ ਪੂਰੇ ਮਾਇਆ ਮੋਹੁ ਚੁਕਾਏ ਸਬਦੇ 
ਨਿਰਤਿ ਕਰਾਵਣਿਆ। ” 


 ਮਾਂਝ ੩, ਅਸ ੨੧, ੩ ! ਤੇ (121) 


2. ਤਲਾ, ਸਰੋਵਰ 
“ਕਰਤੈ ਪੁਰਖਿ ਤਾਲ ਦਿਵਾਇਆ।” 
- ਸੋਰ ੫, ੬੪, ੨ : ੧ (625) 
“ਮੇਰਾ ਘਰੁ ਬਨਿਆ ਬਨੁ ਤਾਲੂ ਬਨਿਆ ਪ੍ਰਭ 
ਪਰਸੇ ਹਰਿ ਰਾਇਆ ਰਾਮ।” ਰ 
- ਸੂਹੀ ੫, ਛੰਤ ੭, ੪ : ੧ (782) 
ਤਾਵਣਿ -- 1. ਤਪਾਉਂਦੇ/ਗਰਮ ਕਰਦੇ ਹਨ 
“ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ 
ਤਾਤਓ। ” -- ਆਸਾ ੧, ਛੰਤ ੫, ੨ : ੫ (439) 
2. ਗਰਮ ਕਰਨ ਦਾ ਪਾਤਰ, ਕੜ੍ਹਾਹੀ 
“ਚਲੇ ਨਾਮੁ ਵਿਸਾਰਿ ਤਾਵਣਿ ਤਤਿਆ।” 
-- ਮਲਾ ੧, ਵਾਰ ੨੪ : ੫ (1289) 
ਤਾੜੰਤਿ -- ਡਾਂਟਦੇ/ਧਮਕਾਉਂਦੇ ਹਨ 
“ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ 
ਅਧਮੰ ਨਰਹ।” -- ਸਸ ੫, ੪੭ : ੩ (1358) 
ਤਾੜੀ -- ਸਮਾਧੀ 
“ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ 
ਸਵਾਰਿਆ ਜੀਉ।” 

- ਮਾਝ ੫, ੧੦, ੧ : ੩ (97) 
ਤਿਉਂ =- ਤਿਵੇਂ, ਤੈਸੇ ਰ ਰੱ 
“ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ 

ਕੋਇ।” -- ਸਿਰੀ ੧, ੧੬, ੧" : ੨ (20) 
ਤਿਅਕਤ -- ਤਿਆਗ ਕੇ, ਛਡ ਕੇ 
“ਤਿਅਕਤ ਜਲੰ ਨਹ ਜੀਵ ਮੀਨ ਨਹ ਤਿਆਗਿ 
ਚਾਤ੍ਰਿਕ ਮੇਘ ਮੰਡਲਹ। ” 
- ਜੈਤ ੫, ਵਾਰ ੧੨ਸ, ੫, ੧ : ੧ (708) 
ਤਿਆਸ - ਤ੍ਰਿਸ਼ਨਾ, ਪਿਆਸ, ਭੁਖ 
“ਅਧਿਕ ਤਿਆਸ ਭੇਖ ਬਹੁ ਕਰੈ।” 

-- ਆਸਾਂ ੧, ੧੧, ੨ : ੧ (352) 
ਤਿਆਗ -- ਛਡ ਜਾਂਦੀ ਹੈ 
“ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗ 








ਕਰੋਤਿ।” -- ਸਸ ੫, ੧ : ੩ (1354) 
ਤਿਆਗਉ -- ।. ਮੈ ਛਡਦਾ ਹਾਂ 

“ਕਰਉ ਬਿਨੰਤੀ ਮਾਨੁ ਤਿਆਗਉ। ” 

- ਮਾਝ ੫, ੧੮, ੧ : ੨ (99) 

2. ਛਡੋਂ 
“ਸਾਧੋ ਮਨ ਕਾ ਮਾਨੁ ਤਿਆਗਉ।” 

_ ਨ ਜਾ ਕਉ ੧, ਆ: ੧੧9) 
ਹੋਰ ਰੂਪ -- ਤਿਆਗਹਿ -- 
“ਕਉਡੀ ਬਦਲੇ ਰਤਨੁ ਤਿਆਗਹਿ।” (ਛੱਡ 
ਦਿੰਦਾ ਹੈ) 
- ਗਉ ੫, ੧੪੫, ੧" : ੨ (195) 
ਤਿਆਗਹੁ -- 

“ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ 
ਬੂਝਿ ਸੁਖੁ ਪਾਈਐ ਰੇ।” (ਛਡੋ, ਤਿਆਗ 
ਦਿਓ) -- ਗਉ ੫, ੧੩੭", ੧ : ੧ (209) 

ਤਿਆਗਤ -- 

“ਬ੍ਰਹਮ ਗਿਆਨੀ ਅਹੰਬੁਧਿ ਤਿਆਗਤ। ” 
(ਛਡ ਦਿੰਦਾ ਹੈ) 

- ਗਉ ੫, ਸੁਖ ੮, ੫ : ੬ (273) 
ਤਿਆਗੰਤ -- ਰ 
ਆਨੰਦ ਰੂਪ ਸਾਧ ਸੰਗਮਹ।” (ਛਡ ਦਿੰਦਾ 
ਹੈ) 
- ਜੈਤ ੫, ਵਾਰ ੭ਸ, ੫, ੧ : ੨ (707) 
ਤਿਆਗਦੇ -- 

“ਧ੍ਰਿਗ ਤਿਨਾ ਦਾ ਜੀਵਿਆ ਜੋ ਹਰਿ ਸੁਖੁ 
ਪਰਹਰਿ ਤਿਆਗਦੇ ਦੁਖੁ ਹਉਮੈ ਪਾਪ 
ਕਮਾਇ।” 

<= ਗਜ ੩, ਵਾਜ ਪਸ, ੩, ੧ : ੧ (511) 
ਤਿਆਗਨਾ -- 

“ਤਿਆਗਨਾ ਤਿਆਗਨੁ ਨੀਕਾ ਕਾਮੁ ਕੋੋਧੁ 
ਲੋਭੁ ਤਿਆਗਨਾ। ” 

- ਮਾਰੂ ੫, ਅਸ ੪, ੩ : ੧ (1018) 
ਤਿਆਗਨਿ -- 

“ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ 
ਤਿਆਗਨਿ ਰਾਮ।” 

- ਬਿਲਾ ੫, ਛੰਤ ੪, ੪ : ੨ (848) 


ਤਿਆਗਨੀ -- 





ਤਿਆਗਨੀ। ” 
-- ਬਿਹਾਂ ੫, ਛੱਤ ੪, ੧ : ੪ (544) 
ਤਿਆਗਨੁ -- 
ਲੋਭੂ ਤਿਆਗਨਾ।” 
-- ਮਾਂਰੂ ੫, ਅਸ ੪, ੩ : ੧ (1018) 
ਤਿਆਗਿ =- ਛਡ ਕੇ, ਤਿਆਗ ਕੇ 
“ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ। ” 
-- ਸਿੱਰੀ ੫, ੭੮, ੩ : ੧ (85) 
ਹੋਰ ਰੁਪ - ਤਿਆਗਿਓ - __ 


“ਭਾਵਨੁ ਤਿਆਗਿਓ ਰੀ ਤਿਆਗਿਓ। ” (ਛੱਡ 
ਦਿੱਤਾ ਹੈ) -- ਗਉ ੫, ੧੬੦, ੧ : ੧ (214) 
ਤਿਆਗਿਆਂ -- 
“ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ।” 
-- ਗਉ ੧, ਅਸ ੧, ੩ : ੩ (221) 
ਤਿਆਗੀ -- 1. ਛੱਡ ਦਿਤੀ 
“ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ। ” 


-- ਸਿਰੀ ੧, ੧੧,੧:੩(18) 


“ਅਹੰਬੁਧਿ ਤਿਨਿ ਸਗਲ ਤਿਆਗੀ। ” 
-- ਗਉ ੫, ੧੦੭, 2 : ੨ (187) 
ਹੋਰ ਰੂਪ - ਤਿਆਗੀਐ -- 
“ਪੀਸਉ ਚਰਣ ਪਖਾਰਿ ਆਪੁ ਤਿਆਗੀਐ। ” 
(ਛੱਡ ਦੇਈਏ) :., 
` - ਆਸਾ ੫. ਛੰਤ ੭, ੩ : ੨ (457) 
2. (ਸੰ. ਵਗਗਿਜ੍) ਤਿਆਗ ਦਾ ਪਾਤਰ, ਛੱਡ ਦੇਣ 
ਵਾਲਾ, ਤਿਆਗ ਕਰਨ ਵਾਲਾ 
“ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ। ” 
-- ਭੈਰ ੫, ੧੯, ੯ : ੨ (1040) 
“ਐਸੋ ਤਿਆਗੀ ਵਿਰਲਾ ਕੋਇ।”? 
-- ਭੈਰ ੫, ੪੦, ੧” : ੧ (1147) 
ਪਲਕ ਨ ਤਿਆਗੀਐ। ” (ਛੱਡੀਏ) 


-- ਬ਼ਿਲਾ ੫, ਛੰਤ ੨, ੨ : ੩ (846) | 


ਤਿਆਗੁ -- ਫ਼ਡ ਦੇ 


- ਸਿਰੀ ੫, ੭੯, ੧" : ੧ (45) 


11223 





“ਪਰ ਤ੍ਰਿਅ ਤਿਆਗੁ ਕਰੀ ਬ੍ੁਹਮਚਾਰੀ। ” 
(ਤਿਆਗੀ ਹੈ) 

-- ਗਉਂ ੪, ੩੯, ੨ : ੨ (164) 
ਹੋਰ ਰੁਪ -- ਤਿਆਗੇ -- ਰ੍ 


-- ਆਸਾਂ ੧, ਅਸ ੮, ੭ : ੧(415) 
ਸਭਿ ਅਨੁਰਾਗਾ।” (ਛੱਡ ਦਿਤੇ) 
-- ਧਨਾਂ ੫, ੪੭, ੨ : ੨ (682) 


ਆਸ। ” (ਛੱਡ ਦੇਵੇ) 

-- ਸਿਰੀ ੧, ੧੨, ੪ : ੨ (18) 
“ਮਿਲੈ ਪਿਆਰੇ ਸਭ ਦੁਖ ਤਿਆਂਗੈ।”” (ਛੱਡ 
ਦਿੰਦੀ ਅਥਵਾ ਭੁੱਲ ਜਾਂਦੀ ਹੈ) _ 

-- ਗਉਂ ੪, ੪੨, ੨ : ੨ (164) 


ਤਿਆਗਿ -- 
ਹੈ ਤਿਆਗ੍ਿ। ? 
-- ਜੈਤ ੫, ੫, ੧": ੨ (701) 
ਤਿਸ -- 1. ਉਸ 
“ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ 
ਵਡਿਆਈ।” -- ਜਪੁ ੧, ੨੭ : ੨੧ (6) 
2. ਤ੍ਰਿਸ਼ਨਾ, ਪਿਆਸ 
“ਨਹ ਕ੍ਰਿਪਤਾਵੈ ਨਹ ਤਿਸ ਲਾਥੀ।” 
-- ਗੋਉ ੫, ਅਸ ੧, ੬ : ੨ (235) 
“ਪ੍ਰ੍‌ਮੁ ਨ ਚਾਖਿਆ ਮੇਰੀ ਤਿਸ ਨ ਬ਼ੁਝਾਨੀ।” 
-- ਆਸਾਂ ੧, ੨੬, ੩ : ੧ (357) 





ਰਜਾਇ। ? 


- ਮਾਝ ੧, ਵਾਰ ੨੨ਸ, ੨, ੧ : ੬ (148) 
“ਤਿਸਹਿ ਭਲਾਈ ਨਿਕਟਿ ਨ ਆਵੈ।”” 
-- ਗਉ ੫. ਸੁਖ ੧੨, ੩ : ੮ (278) 
“ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ 
ਤਿਸਹਿ ਬਸੇਰਾ।” 
ਰ੍ -- ਜੈਤ ੫, ੪, ੧" 
3. ਉਸ ਵਿਚ 
“ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ 
ਪਾਸਾਰਾ। ” ਰ 


: ੨ (700) 


- ਮਲਾ ੩, ੧, ੪ : ੩ (1258) 
ਤਿਸਹੀ -- ਉਸੇ ਨੂੰ 

“ਤਿਸਹੀ ਮਿਲਿਆ ਸਚੁ ਮੌਤੁ ਗੁਰ ਮਨਿ ਧਰੈ।” 

- ਰਾਮ ੫, ਵਾਰ ੩ : ੮ (958) 

ਤਿਸਕਾਰ -- (ਸੰ. ਰਿਕਜ੍ਕਗ੨) ਅਪਮਾਨ ਨਿਰਾਦਰ 

“ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ।” 

-- ਸਲੋ ਕਬ, ੧੪0 : ੧ (1371) 

ਤਿਸਕੇ -- ਤਿਹਾਏ (ਪਿਆਸੇ ਦੀ) 

“ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ 
ਤਿਸ ਤਿਸਕੇ। ” 

- ਸੂਹੀ ੪, ੧, ੩ : ੨ (731) 
ਤਿਸਟਸਿ -- (ਸ. ਰਿਥ੍ੂਰੈ) ਟਿਕਣਾ, ਸਥਿਤ ਹੋਣਾ, 
ਕਾਇਮ ਰਹਿਣਾ 
“ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ 

ਨਾਹੀ ਦੇਹਾ।” 
-- ਰਾਮ ੫, ਵਾਰ ੭ਸ, ੫, ੨ : ੨ (960) 
ਤਿਸਟਿਆ -- ਟਿਕਿਆ, ਠਹਿਰਿਆ 
“ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ 
ਤਿਸਟਿਆ ਨ ਕੋਇ।” 
-- ਗਉ ੪, ਵਾਰ ੫ਸ, ੪, ੨ : ੩ (302) 
ਤਿਸੰਤੀਆ -- ਪਿਆਸਾ 
“ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ 
ਜਿਵੈ ਤਿਸੰਤੀਆ। ” 
-- ਜੈਤ ੫, ਛੰਤ ੧, ੧ : ੫ (703) 
ਤਿਸਨ -- (ਫਾ. ਤਸਨਾ) ਪਿਆਸ ਰ 


- ਗੂਜ ੫, ਵਾਰ ੧੩ : ੭ (521) 














- ਮਾਝ ੩, ਅਸ ੧੯, ੩ : ੧ (120) 
2. ਪਿਆਸ 
ਮਚ ਨ 
ਸਭ ਜਾਇ। ” 
-- ਸਲੋ ੩, ੫੬ : ੪ (1420) 
-ਤਿਸਾ -- ਤਿਰਿਖਾ, ਤੇਹ, ਪਿਆਸ 
“ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ 
ਤਿਸਾ ਮਿਟਾਵਣਿਆ।”? 

-- ਮਾਝ ੩, ਅਸ ੨0, ੧" 
ਤਿਸਾਇਓ -- ਪਿਆਸ, ਤ੍ਰਿਖਾ 
“ਸੋ ਸੰਚਉ ਜਿਤੁ ਭੂਖ ਤਿਸਾਇਓ। ” 

- ਟੋਡੀ ੫, ੧੬, ੩ : ੧ (715) 
ਤਿਸਾਈ -- ।. ਤਿਹਾਈ, ਪਿਆਸੀ 
“ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ 
ਹਉ ਫਿਰਤ ਤਿਸਾਈ।” 
-- ਗਉ ੫, ੧੧੮", ੩ : ੧ (204) 
2. ਡਾਂਝ, ਜਲਨ (ਮਹਾਨਕੋਸ਼); ਤੀਬਰ, ਤਾਂਘ _ 
(ਨਿਰਣੈ, ਦਰਪਣ) 
ਪਿਆਸ ਤਿਸਾਈ। ” 
-- ਮਲਾ ੧, ਅਸ ੧, ੧" : ੨ (1273) 


: ੨ (121) 


ਵਿਕਾਣੇ। ” -- ਧਨਾ ੧, ਛੰਤ ੨, ੪ : ੩ (688) 


ਤਿਸੁ - ਉਸ 
“ਤੀਰਥਿ ਨਾਵਾ ਜੇ ਭਿਸੁ ਭਾਵਾ ਵਿਣੁ ਭਾਣੇ ਕਿ 
ਨਾਇ ਕਰੀ।” - ਜਪੁ ੧, ੬ : ੧(2) 


“ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ 
ਛਰਿਆ। ” (ਉਸ ਭਾਵ ਕੂੰਜਾਂ) 
- ਗੁਜ ੫, ਸੋਦ ੫, ੩ : ੧ (10) 
_ ਹੋਰ ਰੂਪ -- ਤਿਸੈ - 
“ਆਦੇਸੁ ਤਿਸੈ ਆਦੇਸੁ।” (ਉਸੇ ਨੂੰ) 
` == ਜਪੁ ੧, ੨੮ : ੪ (6) 


ਤਿਹ =- 1. ਤਿੰਨਾਂ 


ਤਿਹਟੜੇ 
“ਗੁਰੂ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ 
ਲੋਇ।” 
-- ਮਾਝ ੧, ਵਾਰ ੧ਸ, ੧, ੧ : ੧ (137) 
2. ਉਨਾਂ, ਉਸ 
“ਦੂਖੁ ਦਰਦੁ ਤਿਹ ਨਾਨਕ ਨਸੈ।” (ਉਨਾਂ ਦਾ) 
-- ਗਉਂ ੫, ੭੯, ੪ : ੪ (179) 


“ਜਨਮ ਮਰਣਿ ਤਿਹ ਮੂਲੇ ਨਾਹੀ।” (ਉਨ੍ਹਾਂ ਨੂੰ) |. 


-- ਗਉ ੫, ੧੧੭”, ੩ : ੩ (203) 
“ਨਾਨਕ ਸਚੁ ਸੁਚਿ ਪਾਈਐ ਭਿਹ ਸੰਤਨ ਕੈ 
ਪਾਸਿ।” (ਉਨ੍ਹਾਂ) 
-- ਗਉਂ ੫, ਬਾਅ ੩ਸ : ੨ (250) 
“ਆਵਨ ਜਾਨਾ ਭਿਹ ਮਿਟੈ ਨਾਨਕ ਜਿਹ ਮਨਿ 
ਸੋਇ।” (ਉਸ ਦਾ) 
-- ਗਉ ੫, ਬਾਅ ?੭ਸ : ੨ (251) 
“ਤਿਹ ਰਾਵਨ ਘਰ ਖਬਰਿ ਨ ਪਾਈ।” (ਉਸ) 
-- ਆਸਾ ਕਬ, ੨੧, ੧ : ੨ (481) 
3. ਓਹੀ 
“ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ 
ਮਾਣਸ ਜਨਮ ਸੰਜੋਗਿ ਪਾਇਆ। 
-- ਧਨਾ ੫, ਅਸ ੧, ੧ : ੧ (686) 
ਤਿਹਟੜੇ -- ਤਿੰਨ ਛਤਾਂ ਵਾਲੇ (ਭਾਵ ਮਾਇਆ ਦੇ 
ਤਿੰਨ ਗੁਣਾਂ ਦੇ ਪ੍ਰਭਾਵ ਵਾਲੇ) 
(ਦਰਪਣ) ! (ਸ਼ਬਦਾਰਥ) 
“ਨਾਮ ਦਾਨ ਇਸਨਾਨ ਸਾਸਨ ਦੁਆਰਾ 
(ਮਹਾਨਕੋਸ਼); ਸਤਿਸੰਗ ਜਿਥੇ ਸਰਵਣ ਮੰਨਣ 
ਨਿਦਿਧਯਾਸਨ ਰੂਪ ਤਿੰਨੇ ਛਤਾਂ ਹਨ (ਕੋਸ਼)” 
“ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ।” 
- ਸਲੋ ੫, ੧੭ : ੧ (1425) 
ਤਿਹੰਡੀਆ -- ਤੇਰੀ 
“ਹਉ ਆਇਆ ਸਾਮੋ ਤਿਹੰਡੀਆ।” 
-- ਸਿਰੀ ੫, ਅਸ ੨੯, ੫ : ੧ (73) 
ਤਿਹਰੇ -- ਤੀਹਰੇ, ਤਿੰਨਾਂ (ਧਾਗਿਆਂ/ਡੋਰਾਂ) ਵਾਲੇ 
“ਗਜ ਸਾਢੈ ਤੈ ਤੈ ਧੋਤੀਆ ਭਿਹਰੇ ਪਾਇਨਿ ਤਗ।” 
-- ਆਸਾ ਕਬ, ੨, ੧ : ੧ (475) 
ਤਿਹਾਂ =- ਤਿੰਨਾਂ ਹੀ ਰ 
_ “ਸੋ ਪੰਡਿਤੁ ਜੋ ਭਿਹਾਂ ਗੁਣਾ ਕੀ ਪੰਡ ਉਤਾਰੈ।” 


-- ਮਲਾ ੩, ੧0, ੩ : ੧(1261) 


1155 








ਤਿਹੁ 





ਤਿਹਾਇਆ -- ਪਿਆਸਾ 
“ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ 
ਤਿਹਾਇਆ। ” 


- ਮਾਝ ੧, ਵਾਰ 2 : ੩ (138) 


ਤਿਹਾਰਉ -- ਤੇਰਾ 
ਬਟਨ ਅਸ ਲੀ 
ਲੀਨਉ।” 
- ਸੋਰ ੯, ੯, ੩ : ੨ (633) 
ਤਿਹਾਰੀ -- ਤੇਰੀ 


“ਚਰਨ ਸਰਨ ਨਾਮਾ ਬਲਿ ਤਿਹਾਰੀ। ” 
-- ਧਨਾ ਨਾਮ, ੫, ੨ : ੨ (694) 
ਹੋਰ ਰੁਪ -- ਤਿਹਾਂਰੈ -- ਰ 
“ਸੰਗਿ ਭਿਹਾਰੈ ਕਛੂ ਨ ਚਾਲੈ ਤਾਹਿ ਕਹਾ 
ਲਪਟਾਨੋ।” 


-- ਬਸੰ ੯, ੧,੧:੨(1186) 


ਦੁਪਹਿਰ ਤੇ ਸ਼ਾਮ 
“ਤੈਪਾਲ ਤਿਹਾਲ ਬਿਚਾਰੰ।” 
- ਆਸਾ ੧, ਵਾਰ ੧੪ਸ, ੧, ੨ : ੪ (470) 
ਤਿਹਿ -- ਉਸ 
“ਆਂਧੀ ਪਾਛੇ ਜੋ ਜਲੁ ਬਰਥੈ ਤਿਹਿ ਤੇਰਾ ਜਨੁ 
ਭੀਨਾਂ।” (ਉਸ ਨਾਲ) 
- ਗਉ ਕਬ, ਅਸ ੪੩, ੨ : ੧ (332) 
“ਦੂਖੁ ਅੰਦੋਹੁ ਨਹੀ ਭਿਹਿ ਠਾਉ।” (ਉਸ) 
-- ਗਉ ਰਵਿ, ੨, ੧ : ੨ (345) 
ਹੋਰ ਰੂਪ -- ਤਿਹੀ -- 
“ਮਾਨੁਖਾ ਅਵਤਾਰ ਦੁਲਭ ਝਿਹੀ ਸੰਗਤਿ 
ਪੋਚ।” (ਉਸ ਵਿਚ ਵੀ ਸੰਗਤ ਮਾੜੀ ਹੈ) 
-- ਆਸਾ ਰਵਿ, ੧, ੨ : ੨ (486) 
ਤਿਹੀ -- 1. ਉਸ ਵਿਚ, ਵੇਖੋ _ਤਿਹਿ 
2. ਤਿੰਨਾਂ 
ਗੁਰਮੁਖਿ ਬੂਝ ਬੁਝਾਇ। ” 
-- ਸੋਰ ੩, ੯, ੧ : ੧ (603) 
ਤਿਹੁ - ।. ਉਸੇ ਦਾ ਰ 
“ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਭਿਹੁ ਲੋਇ ।” 
-- ਸਿਰੀ ੧, ਅਸ ੧੪, ੬ : ੨ (62) 





2. ਤਿੰਨਾਂ 
“ਸਾਧ ਕੀ ਉਪਮਾ ਭਿਹੁ ਗੁਣ ਤੇ ਦੂਰਿ। ” 
-- ਗਉ ੫, ਸੁੱਖ ੭, ੮ : ੩ (272) 
ਤਿਹੂ -- ਤਿੰਨਾਂ ਹੀ 
“ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਰੂ 
ਰੇ ਲੋਕ ਪਰਸਿਧ ਕਬੀਰਾ।” 
-- ਮਲਾ ਰਵਿ, ੨, ੨ : ੨ (1293) 
ਹੋਰ ਰੂਪ -- ਤਿਹੂੰ -- 
“ਦੇਖਿਆ ਭਿਰੂੰ ਲੋਕ ਕਾ ਪੀਉ।” 
-- ਗਉ ਕਬ, ਥਿਤੀ ੧੩ : ੩ (344) 
ਤਿਕਲਿ -- ਪਿਛੇ, ਲਕ ਨਾਲ 
“ਦੂਹਾ ਖਡ ਨ ਮਾਵਈ ਤਿਕਲਿ ਬੰਨ ਛਜ।” 
-- ਮਲਾ ੧, ਵਾਰ ੧੯, ੧, ੧ : ੨ (1286) 
ਤਿਕਾਲ -- ਤਿੰਨ ਕਾਲ, ਸਵੇਰ ਦੁਪਹਿਰ ਸ਼ਾਮ 
ਤਿਕਾਲ ਕਰੈ ।” 
-- ਭੈਰ ੧, ੮, ੨: ੧(1127) 
ਤਿਖ -- 1. ਪਿਆਸ 
“ਮਨ ਮੇਰੇ ਹੋਰਿ ਰਸੁ ਚਾਖੁ ਭਿਖ ਜਾਇ।” 
<- ਸਿਰੀ ੩, ੩੪, ੧" : ੧ (26) 
“ਮਨਮੁਖਿ ਭਾਗ ਵਿਹੂਣਿਆ ਭਿਖ ਮੁਈਆ ਕੰਧੀ 
ਪਾਸਿ।” (ਪਿਆਸ ਨਾਲ, ਤਿਹਾਏ) 
-- ਮਾਰੂ ੪, ੪, ੩ : ੩ (996) 
“ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ 
ਨਾਹਿ।” (ਪਿਆਸ ਨਾਲ, ਤਿਹਾਏ) 
-- ਮੱਲਾ ੧, ਵਾਰ ੯ਸ, ੩, ੨ : ੪ (1282) 
2. ਤ੍ਰਿਸ਼ਨਾਂ `___ ਰ੍ 
“ਅਨਿਕ ਮਾਇਆ ਰੰਗ ਤਿਖ ਨ ਬੁਝਾਵੈ।” 
-- ਗਉ ੫, ਸੁਖ ੨, ੨ : ੫ (264) 
“ਚਾਰੇ ਕੁੰਡਾਂ ਭਵਿ ਥਕੇ ਅੰਦਰਿ ਝਿਖ ਤਤੇ ।”” 
(ਸਾੜਨ ਵਾਲੀ ਤ੍ਰਿਸ਼ਨਾ) 
- ਮਾਰੂ ੩, ਵਾਰ ੧੯ : ੨ (1093) 
ਤਿਖਈਆ -- ਪਿਆਸਾ, ਤਿਹਾਇਆ 
ਤ੍ਰਿਸਨਾ ਜਲਤ ਤਿਖਈਆ। ” 
-- ਬਿਲਾਂ ੪, ਅਸ ੩, ੪ : ੧ (834) 
ਤਿਖਹਾਰੇ -- ਪਿਆਸੇ, ਪਿਆਸ ਨਾਲ ਆਤੂਰ 





1156 


ਹੋਏ ਰ੍ 
“ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ । ” 
- ਮਾਝ ੫, ੨੧, ੧ : ੨ (100) 
ਤਿਖਾ -- ।. (ਤ੍ਰਿਸ਼ਨਾ/ਰੂਪੀ ਪਿਆਸ) 
“ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ 
ਸਮਾਵਣਿਆ।” 
-- ਮਾਝ ੩, ਅਸ ੮, ੩ : ੩ (113) 
2. ਪਿਆਸ 
“ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ 
ਭੁਉਕੀਆ।” 
-- ਮਾਝ ੧, ਵਾਰ ੧੭ਸ, ੧, ੧ : ੫ (146) 
ਤਿਖਾਟ -- ਪਿਆਸ 
“ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ 
ਤਿਖਾਟ।” _ - ਮਾਲੀ ੪, ੬, ੪ : ੩ (986) 
ਤਿਖੀ - ਤੇਜ਼, ਤੇਜ਼ਧਾਰ ਵਾਲੀ 
“ਖੰਨਿਅਹੁ ਤਿਖੀ ਬਹੁਤੁ ਪਈਣੀ।” 
- ਸੂਹੀ ਫਰ, ੧, ੪ : ੨ (794) 
ਤਿਚਰੁ -- ਉਤਨੀ ਦੇਰ ਤੱਕ, ਓਦੋਂ ਤੱਕ, ਓਨਾ 


ਚਿਰ 
“ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ।” 
-- ਸਿਰੀ ੫, ੯੩, ੧ : ੧ (50) 
ਤਿਣੰ = ਤਿਨਾਂ ਦਾ, ਉਨ੍ਹਾਂ ਦਾ 
ਮਿਟਿਅਉ ਜੁ ਤਿਣੰ।” 
-- ਸਵ ੪, ਬਲ ੪ : ੧ (1405) 
ਤਿਣਿ -- (ਸੰ. ਰ੍ਰਗਸ਼੍) ਘਾਹ ਥ 
“ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ 
ਨਹੀ ਖਾਇ।”” -- ਸਿਰੀ ੪, ੬੯, ੩ : ੧(41) 
ਤਿਣੁ - ਤੀਲਾ, ਡਕਾ __ 
“ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ 
ਮਨੁਖ। ` 
-- ਰਾਮ ੫, ਵਾਰ ੩ਸ, ੫, ੨ : ੩ (958) 
ਤਿਤ -- ਉਸੇ, ਉਸੇ ਕੰਮ, ਉਧਰ ਹੀ 
“ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ 
ਹਮਾਰੇ।” _-- ਗਉ ੫, ੧੬੫”, ੧ : ੨ (216) 
ਤਿਤਨੇ =- ਉਤਨੇ, ਓਨੇ 
“ਜਿਤਨੇ, ਰਸ ਅੰਨ ਰਸ ਹਮ ਦੇਂਖੋ ਸਭ ਭਿਡਨੇ 


ਤਿਤੜੇ ਰ 1157 ਤਿਨ 


ਫੀਕ ਫੀਕਾਨੇ ।” 
-- ਗਉਂ ੪, ॥੬,੨:੧(170) 
ਤਿਤੜੇ -- ਉਤਨੇ/ਓਨੇ ਹੀ 
“ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ 
ਪਾਸਿ।” =-ਸਿਚੀ ੫, ਦਦੈਂ, ੪ ੨ ੧ (52) 
ਤਿਤੁ - ਉਸ ਵਿਚ ਰ 
“ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ। ” 


-- ਜਪੁ ੧, ੩੮ : ੪ (8) 










-- ਮਾਝ ੫, ੪0, ੩ : ੩ (106) 
ਹੋਰ ਰੂਪ -- ਤਿਥਾਈ' -- 
“ਮੰਗਲ ਸੂਖ ਕਲਿਆਣ ਤਿਥਾਈਂ'। ” (ਉਥੇ 
ਹੀ) _-- ਪ੍ਰਭਾ ੫, ਅਸ ੩, ੫ : ੧ (1348) 
ਤਿਥੈ -- ਉਥੇ, ਉਸ ਸਥਾਨ ਤੇ 
“ਤਿਥੈ ਸੋਹਨਿ ਪੰਚ ਪਰਵਾਣੂ। ” 
-- ਜਪੁ ੧, ੩੪ : ੮ (7) 


ਤਿਦਾਉ -- ਉਸ ਪਾਸੇ/ਉਧਰ ਹੀ 





2. ਉਸ “ਜਿਧਰ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ। ” 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ -- ਸਲੋ ਫਰ, ੮੪ : ੨ (1382) 
ਤਿਨਹਿ ਕੀਆ।” (ਉਸ) ਤਿਦੂ - 1. ਉਥੋਂ, ਉਸ ਸਥਾਨ ਤੋਂ 
-- ਆਸਾਂ ੧, ਸੋਪ ੩, ੧ : ੧ (12) | “ਜਿਤੁ ਪਿੰਜਰੇ ਮੇਰਾ ਸਹੁ ਵਸੈ ਮਾਸੁ ਨ ਤਿਦੂ 
“ਝਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣ ਖਾਹਿ।” ___ -- ਸਲੋ ਫਰ, ੯੨ : ੨ (1382) 
ਹਾਰੋ।” (ਉਸ) 2. ਉਸ ਤੋਂ 


-- ਗਉ ੧, ਸੋਹ ੧, ੧ : ੨ (12) 
“ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ। ” 
-- ਸਿਰੀ ੩, ੩੮, ੧ : ੨ (28) 
“ਗੁਰਮੁਖਿ ਨਾਮੁ ਜਪੀਐ ਝਿਤੁ ਤਰੀਐ ਗਤਿ 
ਨਾਨਕ ਵਿਰਲੀ ਜਾਤੀ ਜੀਉ।” (ਉਸ ਦੇ 
ਰਾਹੀਂ) __-- ਮਾਝ ੫, ੧੩, ੪ : ੩ (98) 

3. ਉਥੇ 
“ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ । 
-- ਸਿਰੀ ੧, ੧੬, ੧ : ੨ (63) 


“ਹਚਿ ਵੇਖੈ ਸੁਣੈ ਨਿਤ ਸਭੁ ਕਿਛੁ ਝਿਢੂ ਕਿਛੁ 
ਗੁਝਾ ਨ ਹੋਇਆ।” ਰ 
-- ਸਿਰੀ ੪, ਵਾਰ ੧੬ਸ, ੪, ੧ : ੬ (309) 
ਤਿਨ -- 1. ਉਨਾਂ ਹੋਰ ਵੇਖੋ “ਤਿੰਨ” (1) 
“ਤਿਨ ਕੇ ਨਾਮ ਅਨੇਕ ਅਨੰਤ । ” 
-- ਜਪੁ ੧, ੩੪ : ੫ (7) 
“ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ 
ਸਿਮਰਨੁ ਕਰਿਆ।” (ਉਨ੍ਹਾਂ ਨੂੰ) 


-- ਗੁਜ ੫, ਸੋਦ ੫, ੩ : ੨ (10) 


ਤਿਤੈ -- ਉਸੇ “ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ 
“ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਕੁਰਬਾਣਾ।” (ਉਨ੍ਹਾਂ ਦੇ) 
ਸਿਗਾਰੀ ਜੀਉ। ” -- ਆਸਾ ੪, ਸੁਪੁ ੧, ੨ : ੫ (11) 
ਰ -- ਮਾਝ ੫, ੧੧, ੧ : ੩ (97) । “ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ 
ਤਿਥਹੁ -- ਉਥੋਂ, ਉਸ ਸਥਾਨ ਤੋਂ ਤਿਨ ਪਾਇ।” (ਉਨ੍ਹਾਂ ਦੇ) 


ਰ -- ਸਿਰੀ ੪, ੬੯, ੧ : ੩ (41) 
“ਓਇ ਜੇਹੈ ਵਣਜਿ ਹਰਿ ਲਾਇਆ ਫਲੂ ਤੇਹਾ 

ਤਿਨ ਪਾਇਆ।” (ਉਨ੍ਹਾਂ ਨੇ) ਰ੍ 
-- ਗਉ ੪, ੪੫, ੩ : ੨ (165) 


“ਜਿਥੇ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ 
ਭਰਮਿ ਭੁਲਾਵਣਿਆ। ” 
-- ਮਾਝ ੩, ਅਸ ੧੪, ੭ : ੩ (117) 


ਤਿਥਾਉ -- ਉਥੇ ਹੀ, ਉਸ ਸਥਾਨ ਤੇ ਹੀ 


-- ਗਉ ੫, ਵਾਰ ੧੯ਸ, ੫, ੧ : ੨ (322) “ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ 
ਤਿਥਾਈ -- ਉਥੇ ਹੀ, ਉਸ ਸਥਾਨ ਤੇ ਹੀ ਦਾਹਨਹਾਰ।” (ਨਾਮ ਰੂਪੀ ਅਗਨੀ ਪਾਪ 
“ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਰੂਪੀ ਤੀਲਿਆਂ ਨੂੰ ਸਾੜ ਸਕਦੀ ਹੈ) 


-- ਗਉ ੫, ਛੰਤ ੩, ੧ਸ : ੨ (248) 


ਪ੍ਰਤਿਪਾਲਾ ਜੀਉ।” 


ਤਿੰਨ 


1158 





ਮਰ ਲਲਕਾਰ 
ਠਾਟੁ ਠਇਓ।” (ਸਰੀਰ ਕੱਖਾਂ ਦਾ ਮੰਦਰ 

ਹੈ) -- ਗਉ ਕਬ, ੫੯, ੪ : ੧ (336) । 

3. ਉਧਰ (ਉਸ ਪਾਸੇ ਵਲ) 
“ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ 





ਖਿੰਚੈ ਤਿਨ ਜਾਈਐ।” 
-- ਰਾਮ ੧, ਓਅੰ ੪੧ : ੫ (935) 
ਤਿੰਨ - ਉਨ੍ਹਾਂ, ਵੇਖੋ “ਤਿਨਾ” (1) 
“ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ 
ਕੀਰਤਨੁ ਲਾਹਾ ਰਾਮ ।” 
ਰ੍ ` ਬਿਹਾ ੫, ਛੱਤ.ਤੇ, ੩ : ੨ (543) 


ਦਰੀ ਗੁਣ ਅਖ ਅਗਮ ਬਿਲ ਗੁਲ ਅਤ ਨ 
ਜਾਣਉ।” -- ਸਵ ੩, ੧੫ : ੪ (1395) 
ਤਿਨਹਿ =- 1. ਉਸ ਨੇ 
ਪਤਿਤ ਸਰਵੇ ਟਲ ਦਾਸਾ ਹਰੀ ਪਾਵਰ 
ਤਿਨਹਿ ਕੀਆ। ” 
- ਆਸਾ ੧, ਸੋਪੁ ੩, ੧ : ੧ (12) 
“ਨਾਨਕ ਤਿਨਹਿ ਨਿਰੰਜਨੁ ਜਾਨਿਆ।” 
- ਗਉ ੫, ਸੁਖ ੧੪, ੩ : ੧0 (281) 
2. ਘਾਹ ਨੂੰ 
“ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ 
ਲਗਾਈ ਹੈ।” (ਕੁੱਤੇ ਨੂੰ ਘਾਹ ਖਾਣ ਲਾ 
ਦਿਤਾ) -- ਆਸਾ ੫, ੪੪, ੧" : ੨ (381) 
3. ਤ੍ਰਿਣ/ਤੀਲੇ ਦੇ 
“ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ 
ਸਮਾਨਿ। ” -- ਕਲਿ ੫, ੪, ੧ : ੧ (1322) 
ਤਿਨਹੁ -- ਉਨ੍ਹਾਂ ਨੂੰ 
“ਠਾਕ ਨ ਹੋਤੀ ਤਿਲੁ ਦਰਿ ਜਿਹ ਹੋਵਹੁ 
ਸੁਪ੍ਰਸੰਨ।” 
-- ਗਉ ੫. ਬਾਅ ੨੮ਸ : ੧ (255) 
ਤਿਨਹੂ -- ਉਨ੍ਹਾਂ ਨੂੰ 
“ਭਾਈ ਮੀਤ ਬੰਧਪ ਸਖੇ ਪਾਛੇ ਭਿਨਹੂ ਕਉ 
ਸੰਪਾਨੀ।” -- ਗਉ ੫, ਅਸ ੧੫, ੫ : ੧ (242) 
(ਉਨ੍ਹਾਂ ਨਾਲ) -- ਗਉ ੫, ਬਾਅ ੫੨ : ੬ (261) 
“ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ। ” (ਉਨ੍ਹਾਂ 





ਤੋਂ) -- ਗਉ ੫, ਅਸ ੫, ੧" : ੨ (694) 
ਪਾਏ।” (ਉਨ੍ਹਾਂ ਨੇ ਹੀ) 


=- ਸਮੁ ੫, ੭ : ੫ (1386) 
ਤਿਨਕਾ -- ਤ੍ਰਣ, ਤੀਲਾ, ਡਕਾ ਰ੍ 
“ਪੀਛੇ ਤਿਨਕਾ ਲੈ ਕਰਿ ਹਾਂਕਤੀ।” (ਭਾਵ ਉਤਸ਼ਾਹ 
ਰੂਪੀ ਡੰਡਾ) 
- ਬਸੰ ਨਾਮ, ੩, ੧ : ੨ (1196) 
ਤਿਨਗੇ -- ਤਿਨਾਂ ਦੇ, ਉਨ੍ਹਾਂ ਦੇ 
“ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ 
ਬਲਿ ਤਿਨਗੇ।” -- ਨਟ ੪, ੪, ੩ : ੧ (976) 
ਤਿਨਛੇ -- ਤਿਸ/ਉਸ ਦੇ 
“ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ 
ਮਾਨਸ ਤਿਨਛੇ। ” ਰ੍ 
-- ਬਸ ੪, ੪, ੩ : ੧(1178) 
ਤਿਨਰ -- ਉਨਾਂ ਵਿਅਕਤੀਆਂ/ਮਨੁੱਖਾਂ ਨੂੰ, ਤਿਨਾਂ 
ਨੰ 
“ਤਿਨਰ ਦੁਖ ਨਹ ਭੁਖ ਤਿਨਰ ਨਿਧਨ ਨਹੁ 
ਕਹੀਅਹਿ।” _-- ਸਵ ੩, ੧੧ : ੧ (1394) 
ਤਿਨਾ -- 1. ਉਨ੍ਹਾਂ ਨੂੰ 
“ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖ ਹੋਇ।” 
- ਸਿਰੀ ੧, ੨੩, ੨ : ੧ (22) 


ਹੋਰ ਰੂਪ -- ਤਿੰਨਾ -- 
“ਝਿੰਨਾ ਭੁਖ ਨ ਕਾਂ ਰਹੀ ਜਿਸ ਦਾ ਪ੍ਰਭੁ ਹੈ 
ਸੋਇ।” (ਉਨ੍ਹਾਂ ਨੂੰ) 
ਰ੍ -- ਗਉ ੫, ਵਾਰ ੨੧ਸ, ੫, ੧ : ੧ (323) 
ਤਿਨਾਹ -- 
“ਰਾਮ ਨਾਮ ਰੰਗ ਰਤਿਆ ਭਾਰੁ ਨ ਭਰਮੁ 
ਤਿਨਾਹ। ” (ਉਨ੍ਹਾਂ ਨੂੰ) 
-- ਸਿਰੀ ੧, ੨੩, ੪ : ੨ (23) 
ਤਿੰਨਾਰ -- 
“ਨਾਨਕ ਲਧੜੀਆ ਤਿੰਨਾਹ ਜਿਨਾ ਭਾਗੂ 
ਮਥਾਹੜੈ।” (ਉਨ੍ਹਾਂ ਨੂੰ) 
- ਮਾਰੂ ੫, ਵਾਰ ੨੧ਸ, ੫, ੨ : 2600) 
2. ਉਨ੍ਹਾਂ 
ਤਿਨਾ ਪਿਛੇ ਰਿਧਿ ਸਿਧਿ ਫਿਰੈ ਓਨਾ ਤਿਲੁ ਨ 
ਤਮਾਇ।” 


- ਸਿਰੀ ੩, ੩੫, ੪ : ੨ (26) 


ਤਿਨਾੜਾ 1159 ੍ ਤਿਨੈ 
“ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ।” “ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ 





(ਉਨ੍ਹਾਂ ਦਾ) ਪਰਵਾਣੁ । ” - ਜਪੁ ੧, ੩0 : ੧ (7) 

- ਮਾਝ ੩, ਅਸ ੨੩, ੫ : ੧ (123) “ਥਾਲ ਵਿਚ ਤਿਨਿ ਵਸਤੂ ਪਈਓ ਸਤੁ ਸੰਤੋਖੁ 
“ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਵੀਚਾਰੋ।”” _ - ਮੁੰਦਾ ੫, ੧ : ੧ (1429) 
ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ।” | 3. ਉਸ ਪਾਸ __ 

(ਉਨ੍ਹਾਂ ਦੇ) ਰ “ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ 
-- ਗਉ ੪, ਵਾਰ ੧0ਸ, ੪, ੧ : ੪ (305) ਤਿਨਿ ਜਾਉ।” (ਉਧਰ--ਮਹਾਨਕੋਸ਼) 
“ਬਿਰਥਾ ਜਨਮੁ ਤਿਨਾ ਜਿਨੀ ਨਾਮੁ ਵਿਸਾਰਿਆ” -- ਸਿਰੀ ੪, ੬੮, ੧ : ੧ (41) 

(ਉਨ੍ਹਾਂ ਦਾ) 4. ਘਾਹ, ਤ੍ਰਿਣ, ਹੋਰ ਵੇਖੋ _ਤਿਨੁ 


“ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ।” 
-- ਗਉ ੫, ਸੁਖ ੨੩, ੨ : ੫ (294) 


-- ਆਸਾ 8, ੬੪, ੩ : ੧ (369) 


ਮਨਮੁਖ ਊਭੇ ਸੁਕਿ ਗਏ ਨ ਫਲੁ ਤਿੰਨਾ | 5. ਇੰਨਾਂ/ਉਨ੍ਹਾਂ ਨੇ ਰ 
ਛਾਉ।` “ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ 
“ਤਿੰਨਾ ਪਾਸਿ ਨ ਬੈਸੀਐ ਓਨਾ ਘਰੂ ਨ ਲੁਭਾਇਆ।” 
ਗਿਰਾਉ।” (ਉਨ੍ਹਾਂ) ਰ -- ਵਡ ੧, ੩, ੧ :੨ (557) 
- ਸਿਰੀ ੩, ਅਸ ੨0, ੪ : ੧੨ (66) | ਤਿਨੀ -- ਉਨ੍ਹਾਂ ਨੇ 
ਤਿਨਾਹਾਂ -- “ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ 
“ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਨਿਧਾਨੁ।” __-- ਸਿਰੀ ੩, ੩੪, ੨ : ੧ (26) 
ਰਾਜ ਤਿਨਾਹਾ ਹੇ। ” ਝਿਠ -- 1. ਆਹ, ਰ੍ਰਿਛ 
-- ਮਾਰੂ ੩, ਸੋਲਾ ੧੪, ੩ : ੩ (1057) | “ਮਾਨੁਖ ਬਨੁ ਤਿਨੁ ਪਸੁ ਪੰਖੀ ਸਗਲ ਤੁਝਹਿ 
ਤਿਨਾੜਾ -- ਉਨ੍ਹਾਂ ਦਾ ਅਰਾਧਤੇ।” ੍‌ ਰ 
“ਵਿਸਰਿਆ ਜਿਨ੍ਹਾ ਨਾਮੁ ਤਿਨਾੜਾ ਹਾਲੁ ਕਉਣੁ । " -- ਆਸਾ ੫, ਛੰਤ ੫, ੧ : ੫ (455) 
-- ਆਸਾ ੫, ੧0੬, ੩ : ੨ (397) | ਤਿਨੇਹਾ -- ਏਹੋ ਜਿਹਾ 
ਹੋਰ ਰੂਪ -- ਤਿਨਾੜੀ -- “ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ 
“ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ | __ਝਿਨੇਹਾ।” __ - ਮਾਰੁ ੧, ੩, ੪ : ੧ (990) 
ਤਿਨਾੜੀ ਆਸਾ।” (ਉਨ੍ਹਾਂ ਦੀ) ਤਿਨੇਹਿ - ਤਿੰਨਾਂ ਦਾ _ 


- ਤੁਖਾ ੧, ਬਾਰਾ ੧੨ : ੫ (1109) | “ਜਲ ਮਹਿ ਜੀਅ ਉਪਾਇ ਕੈ ਬਿਨੁ ਜਲੁ ਮਰਣੁ 


ਤਿਨੇਹਿ। ” 


ਤਿਨਾੜੀਆਂ -- . 
“ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ - ਸਿਰੀ ੧, ਅਸ ੧੧, ੧ : ੩ (60) 


ਖੜੀਆਹ।” (ਉਨ੍ਹਾਂ ਦੀ) ਤਿੰਨ -- ।. ਉਸ ਨੂੰ ਤਿਸ ਨੰ 
-- ਸਿਰੀ ੪, ਵਾਰ ੭ਸ, ੧, ੨ : ੩ (85) “ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੁਤਕੁ ਤਿਨੈ ਨ 
ਤਿਨਿ -- ।. ਉਸ ਨੇ ਹੋਈ।” __ -- ਗਉ ਕਬ, ੪੧, ੩ : ੨ (331) 
“ਜਿਨਿ ਸੇਵਿਆ ਤਿਨਿ ਪਾਇਆ ਮਾਨੁ।” 2. ਉਸ ਨੇ, ਤਿਸ ਨੇ 


- ਜਪੁ ੧, ੫ : ੩ (2) 
ਬੇਧਿਆ ਭਾਈ।”? (ਭਾਵ ਉਸ ਮਾਇਆ ਨੇ) 


-- ਗਉ ਕਬ, ੪੬, ੩ : ੧ (333) 


“ਮਹਾ ਰੋਗੁ ਬਿਕਰਾਲੁ ਤਿਨੈ ਬਿਦਾਰੂਓ। ” 
- ਗੂਜ ੫, ਵਾਰ ੧੬ : ੪ (522) 
“ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਝਿਨੈ 
ਥਟੀਐ।” (ਉਸ ਨੇ ਆਪ ਹੀ) 
2. ਤ੍ਰੈ, ਤੀਨ 


ਤਿੰਨੇ 


- ਰਾਮ ਬਸ, ਵਾਰ ੨ : ੧੨ (967) 

ਤਿੰਨੈ -- ਤਿਸ/ ਉਸ ਨੇ 

“ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ।” 
- ਗਉ ੪, ਵਾਰ ੨੭ਸ, ੫, ੨ : ੨ (315) 

ਤਿਨ੍ -- 1. ਉਨ੍ਹਾਂ 

“ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ | ਤਿਨ੍ਹਾਂ ਹੀ -- ਉਨ੍ਹਾਂ ਨਾਲ 


ਪਤੀਆਰਾ।” 
- ਗਉ ਕਬ, ੭੩, ੨ : ੧ (339) 
“ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ 
ਕੁਰਬਾਣਾ।”” (ਉਨ੍ਹਾਂ ਤੋਂ) 
- ਆਸਾ ੪, ਸੋਦ ੨, ੨ : ੫ (348) 
“ਭਗਤਿ ਰਤੇ ਤਿਨ ਸਚੀ ਸੋਇ।” (ਉਨ੍ਹਾਂ ਦੀ) 
- ਆਸਾ ੩, ੫੧, ੫ : ੩ (365) 
“ਇਕਿ ਫਿਰਹਿ ਉਦਾਸੀ ਤਿਨ ਕਾਮਿ ਵਿਆਧੈ।” 
(ਉਨ੍ਹਾਂ. ਨੂੰ) __-- ਆਸਾ ੫, ੧, ੨ : ੧ (370) 
2. ਉਸ ਨੂੰ 
“ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ 
ਉਪਮਾ ਤਿਨ ਦੀਜੈ।” 
- ਕਲਿ ੪, ਅਸ ੧, ੮ : ੧ (1324) 
ਹੋਰ ਰੂਪ -- ਤਿੰਨ੍ਹ - 
“ਜੰਮਣੁ ਮਰਣੁ ਨ ਝਿੰਨ੍ਹ ਕਉ ਜੋ ਹਰਿ ਲੜਿ 
ਲਾਗੇ।” -- ਗਉ ੫, ਵਾਰ ੧੬ : ੧ (322) 
ਰਿ 
“ਹਰਿ ਗੁਰੁ ਨਾਨਕੁ ਜਿਨ ਪਰਸਿਓ ਤਿਨ ਸਭ 
ਕੁਲ ਕੀਓ ਉਧਾਰੂ ।” 
- ਸਵ ੫, ੬ : ੬ (1386) 
ਤਿੰਨ੍ਖੇ = ਰਿੰਨ੍ਹਾਂ ਨੇ, ਉਨ੍ਹਾਂ ਨੇ 
“ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਖੇ। ਈਂ 


<< ਹਾਕੀ, ੧0੮, % ੨ (੨672 


ਤਿਨ੍ਹਾਂ - ਉਨ੍ਹਾਂ 
“ਜਿਨ ਕੈ ਪੌਤੈ ਪੁੰਨੁ ਝਿਨ੍ਹਾ ਗੁਰੂ ਮਿਲਾਏ। ” 
-- ਆਸਾ ੩, ੫0, ੪ : ੨ (364) 
“ਨਾਨਕ ਨਾਮੁ ਤਿਨ੍ਹਾਂ ਕਦੇ ਨ ਵੀਸਰੈ ਸੇ ਦਰਿ ਸਚੇ 
ਜਾਣੂ।” (ਉਨਾਂ ਨੂੰ) 
-- ਆਸਾ ੩, ੩੫, ੯ : ੨ (429) 
ਹੋਰ ਰੂਪ ਦਾਲ ਤਿਨ੍ਾਂ ₹ 
“ਜਿਨਾ ਨਾਉ ਸੁਹਾਗਣੀ ਤਿਨ੍ਹਾਂ ਝਾਕ ਨ ਹੋਰ।” 


1160 








-- ਸਲੋ ਫਰ, ੧੧੪ : ੨ (1384) 
“ਜਿੰਨਾ ਨੈਣ ਨੰ)ਦਾਵਲੇ ਝਿੰਨ੍ਾ ਮਿਲਣੁ 
ਕੁਆਉ।” (ਉਨ੍ਹਾਂ) 


-- ਸਲੋ ਫਰ, ੮੦ : ੨ (1382) 
“ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨਾ ਹੀ 


ਸੇਤੀ ਵਾਸਾ।” 
- ਬਸੰ ੧, ੧੧,੪:੧(1171) 


ਤਿਨ੍ਹਿ - ਉਸ ਨੇ 


“ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨ੍ਹਿ ਤਿਆਗੀ 
_ ਮਾਇਆ। ” - ਆਸਾ ਧੰਲਾ, ੨, ੨ : ੧ (487) 


- ਆਸਾ ੩, ਅਸ ੩੫, 2 : ੧ (429) 


ਤਿਪਤਾਇ -- ਤ੍ਰਿਪਤ ਹੁੰਦਾ/ਰਜਦਾ ਹੈ 


“ਹਰਿ ਪ੍ਰਭੂ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ। ” 


-- ਸਲੋ ੩, ੧੨ : ੬ (1413) 


ਤਿਪਤਾਸੈ -- ਤ੍ਰਿਪਤਾ ਹੁੰਦਾ ਹੈ 


“ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ 
ਗਾਇ।” -- ਸਲੋ ੩, ੧੨ : 2 (1414) 


ਤਿਪਤਿ -- 1. ਸੰਤੁਸ਼ਟ, ਤ੍ਰਿਪਤ, 


“ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ 
ਅਘਾਇ।” 
-- ਗਉ ੫, ਵਾਰ ੧੬ਸ, ੫, ੧: ੨ (321) 


ਕਰਨ।” (ਤ੍ਰਿਪਤ ਹੋਏ) 
ਰੇ -- ਕਾਨ ੫, ੪0, ੧ : ੧ (1306) 
ਤਿਪਤੈ -- 

“ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ 

ਭੂਖਾ ਤਿਹਾਇਆ।” 

ਰ੍ `_ -- ਮਾਝ ੧, ਵਾਰ ੨ : ੩ (138) 
2. ਤ੍ਰਿਪਤੀ, ਸੰਤੁਸ਼ਟਤਾ 
“ਤਿਪਤਿ ਨਾਹੀ ਮਾਇਆ ਮੋਹ ਪਸਾਰੀ।” 

- ਆਸਾ ੧, ਅਸ ੧0, ੫ : ੨ (416) 


“ਤਿਪੀਆ 
ਖੋਈਆਂ 
“ਲਗੜੀਆ ਪਿਰੀਅੰਨਿ ਪੇਖੰਦੀਆ ਨ ਤਿਪੀਆ। ” 


- ਮਾਰੂ ੫, ਵਾਰ ੨੧ਸ, ੫, ੧ : ੧(1101) 
ਤਿਮਰ -- ਹਨੇਰਾ, ਅਗਿਆਨ 
“ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੇ ਤਿਮਰ 


- ਗੁਜ ੩, ਵਾਰ ੧੧ਸ, ੩, ੧ : ੪ (512) 
ਤਿਰਸਕਾਰ -- (ਸੰ. ਜਿਦਕਰਗਕ) ਅਨਾਦਰ, 
ਅਪਮਾਨ 
“ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ 
ਭੰਗਨਹ । ” -- ਸਸ ੫, ੨੮ : ੧ (1356) 

ਤਿਰਿ -- ਤਰ, ਪਾਰ ਹੋ 
“ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ।” 
-- ਸਲੋ ਕਬ, ੩੫ : ੨ (1366) 
ਤਿਰੀਆ -- ਇਸਤ੍ਰੀ, ਪਤਨੀ 
ਜਾਈ।” _ -- ਆਸਾ ਕਬ, ੯, ੩ : ੨ (478) 
ਤਿਰੁ - ਤਿਲ ਮਾਤਰ, ਥੋੜੀ 
“ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ 
ਪਰੀਐ। ” -- ਸਮੁ ੫, ੮ : ੨ (1386) 
ਤਿਰੈ -- ਤਰ ਜਾਂਦਾ/ਪਾਰ ਹੋ ਜਾਂਦਾ ਹੈ 
“ਜੀਤੋ ਬੂਡੈ ਹਾਰੋ ਤਿਰੈ।” 
-- ਭੈਰ ਕਬ, ੧੪, ੩ : ੧ (1161) 
ਤਿਲ -- 1. ਤਿਲ ਮਾਤਰ, ਥੋੜਾ ਜਿਹਾ, ਨਿਗੂਣਾ 
ਜਿਹਾ 
“ਜੇ ਕੋ ਪਾਵੈ ਤਿਲ ਕਾ ਮਾਨੁ।” 
-- ਜਪੁ ੧, ੨੧ : ੨ (4) 
“ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ 
ਸਵਾਰੇ।” __-- ਸੋਰ ੫, ੬0, ੧" : ੨ (624) 
2. ਤਿਲ ਦਾ ਬੀਜ, ਇਕ ਨਿੱਕਾ ਜਿਹਾ ਬੀਜ ਜਿਸ 
ਦਾ ਤੇਲ ਕੱਢਿਆ ਜਾਂਦਾ ਹੈ। 
“ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ। ” 
-- ਗਉ ੪, ਵਾਰ ੨੭ : ੫ (315) 
“ਫਰੀਦਾ ਜੇ ਜਾਣਾ ਝਿਲ ਬੋੜੜੇ ਸੰਮਲਿ ਬੁਕੁ 
ਭੁਰੀ।” (ਭਾਵ ਸੁਆਸ) 
-- ਸਲੋ ਫਰ, ੪ : ੧ (1378) 


1161 








3. ਤਿਲ ਦਾ ਬੂਟਾ, ਹੋਰ ਵੇਖੋ “ਤਿਲੁ” (3) 
“ਛੁਟੇ ਤਿਲ ਬੂਆੜ ਜਿਉ ਸੁੰਵੇ ਅੰਦਰਿ ਖੇਤ। ” 
-- ਆਸਾ ੧, ਵਾਰ ੧ਸ, ੧, ੩ : ੨ (463) 
4. ਥੋੜਾ ਸਮਾਂ, ਖਿਨ ਮਾਤਰ, ਵੇਖੋ “ਤਿਲਾ” (4) 
“ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ 
ਨਾਮਿ ਸਮਾਵੈਗੋ।” 
-___ - ਕਾਨ ੪, ਅਸ ੧, ੪ : ੧ (1308) 
ਤਿਲਕ -- ਮੱਥੇ ਉਪਰ ਚੰਦਨ/ਕੇਸਰ ਅਥਵਾ ਹੋਰ 
ਵਸਤੂਆਂ ਦਾ ਲਾਇਆ ਟਿੱਕਾ 
“ਪੂਜਾ ਤਿਲਕ ਕਰਤ ਇਸਨਾਨਾਂ। ” 
-- ਗੋਉ ੫, ੧0੭", ੨ : ੧ (201) 
ਹੋਰ ਰੂਪ -- ਤਿਲਕੁ -- 
“ਪੂਜਾ ਤਿਲਕੁ ਤੀਰਥ ਇਸਨਾਨਾ।” 
-- ਮਾਝ ੫, ੧੨, ੨ : ੨ (98) 
“ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ 
ਸਚੁ ਨੀਸਾਣੁ ਜੀਉ।” (ਭਾਵ ਗੱਦੀ ਦਿਤੀ) 
- ਰਾਮ ਸੁੰਢ, ਸਦ ੫ : ੬ (923) 
1. ਮੱਥੇ ਤੇ ਲਾਇਆ ਟਿੱਕਾ, ਵੇਖੋਂ 
2. ਸ਼ਿਰੋਮਣੀ, ਪ੍ਰਧਾਨ, ਖ਼ੁਕੀਆ 
ਬੰਛਹਿ ਜਾ ਕੀ ਸਰਣੰ।” 
-- ਸਵ ੪, ਗਯੰ ੨ : ੫ (1401) 
ਤਿਲਤ -- ਤਿਲਾਂ ਦਾ ਰਸ, ਤੇਲ 
“ਬੂਝਤ ਦੀਪਕ ਮਿਲਤ ਤਿਲਤ। ” 
- ਮਾਲੀ ੫, ੩, ੧ : ੨ (987) 
ਤਿਲਨਾ -- ਤਿਲ ਕਾਤਰ, ਥੋੜਾ ਜਿਹਾ 
“ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ 
ਓਹੁ ਘੇਟੇ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ 
ਤਿਲਨਾ।”” __- ਗੋਂਡ ੪, ੩, ੩ : ੨ (861) 


ਤਿਲਕੁ -- 


। ਤਿਲਾਹ -- ਤਿਲਾਂ ਦੇ 


“ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ 
ਤਿਲਾਹ।” __-- ਸਲੋ ਫਰ, ੪੯ : ੧ (1380) 
ਤਿਲੁ - 1. ਤਿਲ ਭਰ/ਜਰਾ ਜਿਨਾ ਵੀ, ਰਤਾ ਭਰ 
ਵੀ 
“ਵਡਾ ਦਾਤਾ ਤਿਲੁ ਨ ਤਮਾਇ।” 
- ਜਪੁ ੧, ੨੫ : ਦ (5) 


2. (ਅ. (ਤਿਲ) ਧੋਖਾ, ਛੱਲ 





ਤਮਾਇ।” 
-- ਸਿਰੀ ੧, ਅਸ ੯੬: ੩ (59) 
3. ਤਿਲਾਂ ਦਾ ਬੂਟਾ, ਵੇਖੋ “ਤਿਲ (3) _ 
“ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ।” 
- ਗਉ ੫, ਸੁਖ ੧੩, ੬ : ੬ (280) 
4. ਥੋੜਾ ਸਮਾਂ, ਖਿਨ ਮਾਤਰ ਵੇਖੋ “ਤਿਲ” (4) 
“ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ 
ਲਗੁ ਮੇਰਾ ਮਨੁ ਰਾਮ ਸਮ੍ਹਾਰੈ।” 
- ਆਸਾ ੪, ੬੨, ੩ : ੨ (368) 
ਹੋਰ ਰੂਪ -- ਤਿਲੈ -- 
“ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ 
ਸਕੀਐ ਇਕੁ ਤਿਲੈ।” 
- ਬਿਹਾ ੫, ਛੰਤ ੨, ੨ : ੫ (543) 
5. ਥੋੜਾ, ਰਤਾ 
“ਬਿਸਟਾ ਮੂਤੁ ਖੋਦਿ ਤਿਲੁ ਤਿਲੂ ਮਨਿ ਨ ਮਨੀ 
ਬਿਪਰੀਤਿ।” 
- ਮਾਰੂ ੫, ਅਸ ੩, ੩ : ੨ (1018) 
ਤਿਲੈ -- ਥੋੜਾ ਸਮਾਂ, ਵੇਖੋ “ਤਿਲ” (4) 
ਤਿਲੋਕ -- ਤ੍ਰੈਲੋਕੀ, ਅਰਸ਼, ਫਰਸ਼ ਤੇ ਪਾਤਾਲ, 
ਉਤਮ, ਮਧਮ ਤੇ ਨੀਚ ਲੋਕ 
“ਤੀਨਿ ਤਿਲੋਕ ਸਮਾਧਿ ਪਲੋਵੈ।” 
- ਰਾਮ ਬੇਣੀ ੧, ੫ : ੨ (974) 
ਤਿਲੋਚਨ -- 13ਵੀ' ਸਦੀ ਦਾ ਵੈਸ਼ ਕੁਲ ਦਾ 
ਮਹਾਰਾਸ਼ਟਰ ਦਾ ਕਬੀਰ ਜੀ ਦਾ 
ਸਮਕਾਲੀ ਇਕ ਭਗਤ ਜਿੰਨ੍ਹਾਂ ਦੇ 
ਸਿਰੀ ਰਾਗ, ਗੁਜਰੀ ਤੇ ਧਨਾਸਰੀ 
ਰਾਗਾਂ ਵਿਚ 4 ਸ਼ਬਦ, ਦਰਜ਼ ਹਨ। 
“ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ 
ਪਉਢੀਅਲੇ। ” 


== ਦਾਨ ਨਾਸ, ਤੇ : ੧ (272) 


ਹੋਰ ਰੂਪ -- ਤਿਲੋਚਨਾ -- 
“ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ।” 
- ਸੋਲੋ ਕਬ, ੨੧੩ : ੧ (1376) 
ਤਿ %੫ ਨੁ ਦਾ ਸਿ 
“ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ 


1162 





ਰਿ 








ਵਾ ਕੇ ਰਿਦੈ ਬਸੈ।” 
- ਗੂਜ ਭ੍ਰਿਲੋ, ੨, ੫ : ੨ (526) 


ਤਿਵ -- ਤਿਵੇਂ, ਤੈਸੇ, ਉਵੇਂ, ਉਸੇ ਤਰਾਂ 


“ਜਿਵ ਫੁਰਮਾਏ ਤਿਵ ਤਿਵ ਪਾਹਿ।” 
-- ਜਪੁ ੧, ੧੯:੯(4)' 


ਤਿਵੈ - ਤਿਵੇਂ, ਉਸੇ ਤਰ੍ਹਾਂ, ਉਵੇ' ਹੀ 


“ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ 
ਫੁਰਮਾਣੂ। '' -- ਜਪੁ ੧, ੩0 : ੩ (7) 
ਹੋਰ ਰੂਪ -- ਤਿਂਵੈ - 
“ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ 
ਤਿੰਵੈ ਨਿਬਾਹਿ ਜੀਉ।” 
``-- ਸਿਰੀ ੫, ੨੯, ੩ : ੩ (73) 


ਤਿੜੰਨ੍ -- ਤਰਨ ਦੀ 


“ਜੇ ਤੂੰ ਤਾਰੂ ਪਾਣਿ ਤਾਰੂ ਪੁਛੁ ਤਿੜੰਨ੍ ਕਲ।” 
(ਤਰਨ ਦੀ ਕਲਾ/ਵਿਦਿਆ) 
-- ਸਲੋ ੧, ੩ : ੧ (1410) 


ਤੀ -- ਇਸਤ੍ਰੀ, ਪਤਨੀ 


“ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ 
ਖਾਹਿ ਹਰਕਾਇਆ। ” 
-- ਆਸਾ ੫, ੧੨੫, ੩ : ੧ (402) 


ਤੀਆ -- ਤੀਜਾ, ਤੀਸਰਾ 


“ਅਵਰੁ ਨ ਜਾਣਾ ਦੂਆ ਤੀਆ।” 
- ਮਾਰੂ ੧, ਸੋਲਾ, ੧੩, ੧੨ : ੨ (1034) 


ਤੀਐ -- ਤਿੰਨ ਗੁਣਾਂ ਵਿਚ 


“ਕਿਉ ਸੁਖੁ ਪਾਵੈ ਦੂਐ ਤੀਐ।” 


- ਮਾਰੂ ੧, ਸੋਲਾ ੩, ੧੨ : ੨ (1023) 


ਤੀਸ -- (ਸੰ. ਕਿਚਨ) ਤੀਹ, ਗਿਣਤੀ ਦੀ ਇਕ 


ਇਕਾਈ 
“ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ 
ਬਿਰਧਿੰ ਭਇਓ।” 
-- ਆਸਾ ਕਬ, ੧੫, ੧ : ੨ (479) 
ਹੋਰ ਰੂਪ -- ਤੀਸਾ -- 
“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ 
ਕਹਾਵੈ।” (ਤੀਹਾਂ ਦਾ) 
- ਮਾਝ ੧, ਵਾਰ ੧ਸ, ੧, ੩ : ੧ (138) 
ਹੀ ਇਉ 
“ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ 





ਖੀਣਉ ।” 

-- ਸਵ ੩, ੧੨ : ੪ (1394) 
ਤੀਹ -- ਤੀਸ, ਗਿਣਤੀ ਦਾ ਇਕ ਇਕਾਈ 
“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ 
ਮਤੁ ਕਟਿ ਜਾਈ।” 

੧ -- ਸਿਰੀ ੧, ੨੭, ੪ : ੧ (28) 
ਤੀਖਣ -- 1. ਤਿਖਾ, ਤੇਜ਼ 

“ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ 
ਮਦ ਬਿਪਰੀਤਿ ਹੇ ਅਵਧ ਅਕਾਰਥ `ਜਾਤ।” 

-- ਆਸਾ ੫, ਛੰਤ ੧੪, ੧ : ੧ (461) 
“ਤੀਖਣ ਬਾਣ ਚਲਾਇ ਨਾਮੁ ਪ੍ਰਭ ਧਾਈਐ। ” 

- ਫੁਨ ੫, ੧੬ : ੩ (1363) 
ਹੋਰ ਰੂਪ - ਤੀਖਣਿ -- 
“ਸਸਤ੍ਰਿ ਤੀਖਣਿ ਕਾਟਿ ਡਾਰਿਓ .ਮਨਿ ਨ 
ਕੀਨੋ ਰੋਸੁ।” 

-- ਮਾਰੂ ੫, ਅਸ ੩, ੧ : ੧ (1017) 

ਤੀਖਨ -- ਰ 
ਸਰੀ।”” _-- ਕੇਦਾ ੫, ੯, ੨ : ੧ (1121) 


ਰ੍ -- ਗਉਂ ੫, ੧੨0", ੧ : ੧ (204) 
“ਹੀਤ ਮੋਹ ਭੈ ਭਰਮ ਕ੍ਰਮਣੰ ਅਹੰ ਫਾਂਸ ਤੀਖ੍ਣ 
ਕਠਿਨਹ। ? -- ਸਸ ੫, ੫੮ : ੩ (1359) 
ਤੀਜੜੀ -- ਤੀਸਰੀ, ਤੀਜੀ 
“ਹਰਿ ਤੀਜੜੀ ਲਾਵ ਮਨਿ ਚਾਉ ਭਇਆ 
ਬੈਰਾਗੀਆ ਬਲਿਰਾਮ ਜੀਉ।” 
- ਸੂਹੀ ੪, ਛੰਤ ੨, ੩ : ੧ (774) 
ਤੀਜਾ =- ਤੀਸਰਾ 
`“ਪਹਿਲਾ ਸਚੁ ਹਲਾਲ ਦੁਇ ਤੀਜਾ ਖੇਰ ਖੁਦਾਇ । ” 
- ਮਾਝ ੧, ਵਾਰ ੭ਸ, ੧, ੩ : ੨ (141) 
ਹੋਰ ਰੂਪ -- ਤੀਜੀ -- 
ਏਨਾ ਵੇਚਾਰੇ ।” 
-- ਗੋਉ ੪, ਵਾਰ ੧੪ਸ, ੪, ੧ : ੬ (307) 


ਤੀਜੈ -- 


1163 


“ਤੀਜੈ ਝਾਖ ਝਖਾਇਆ' ਚਉਥੈ ਭੌਰੁ 
ਭਇਆ। ” -- ਸਿਰੀ ੫, ੭੪, ੩ : ੨ (43) 


ਤੀਨ -- ਤ੍ਰੈ, ਗਿਣਤੀ ਦੀ ਇਕ ਇਕਾਈ, ਤਿੰਨ 


“ਤੀਨ ਭਵਨ ਨਿਹਕੇਵਲ ਗਿਆਨੁ। 
-- ਆਸਾ ੧, ਅਸ ੬, ੨ : ੨ (414) 
ਹੋਰ ਰੂਪ -- ਤੀਨਿ -- ੍ 
“ਬੀਸ ਸਪਤਾਹਰੋਂ ਬਾਸਰੋ ਸੰਗ੍ਰਹੇ ਤੀਨਿ ਖੋੜਾ 
ਨਿਤ ਕਾਲੁ ਸਾਰੇ।” (ਭਾਵ ਬਾਲ, ਜੁਆਨੀ 
ਤੇ ਬ੍ਰਿਥ ਅਵਸਥਾ) 
-- ਸਿਰੀ ੧, ੨੬, ੩ : ੧ (23) 
“ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ 
ਲਾਇ।” (ਤਿੰਨ ਗੁਣਾਂ ਰੂਪੀ ਸਾਖਾਵਾਂ) 
`-- ਸਿਰੀ ੩, ਅਸ ੨0, ੩ : ੨ (66) 
“ਤੀਨਿ ਦੇਵ ਏਕ ਸੰਗਿ ਲਾਇ।” (ਭਾਵ 
ਬ੍ਰਹਮਾ, ਵਿਸ਼ਨੂੰ ਤੇ ਸ਼ਿਵ) 
“ਤੀਨਿ ਨਦੀ ਤਹ ਤ੍ਰਿਕੁਟੀ ਮਾਹਿ।” (ਕਰਮ 
ਗਿਆਨ ਤੇ ਭਗਤੀ) 
-- ਗਉ ਕਬ, ਵਾ ੫ : ੨;੩ (344) 
“ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ 
ਜਲੰਤ।” (ਆਦਿ ਮਨ ਦੇ) ਬਿਆਧਿ (ਸਰੀਰ 
ਦੇ) ਤੇ ਉਪਾਧਿ (ਭੁਲੇਖੇ) ਦੇ ਦੁੱਖ 
- ਗੂਜ ੫, ੩0, ੪ : ੧ (502) 
“ਤੀਨਿ ਸਮਾਏ ਏਕ ਕ੍ਰਿਤਾਰਥ।” (ਧਰਮ 
ਅਰਥ ਤੇ ਕਾਮ) 
- ਪ੍ਰਭਾ ੧, ਅਸ ੬, ੫ : ੨ (1345) 
ਤੀਨੇ -- 
“ਭੀਨੇ ਲੋਅ ਵਿਆਪਤ ਹੈ ਅਧਿਕ ਰਹੀ 
ਲਪਟਾਇ। ” (ਤਿੰਨੇ ਹੀ) 
- ਸਿਰੀ ੩, ਅਸ ੨੧, ੫ : ੨ (67) 


-- ਗਉ ਕਬ, ੧੭, ੨ : ੪ (327) 


ਤੀਰ -- ।. (ਫਾ. ਤੀਰ) ਬਾਣ, ਕਮਾਣ, ਵਿਚ ਰੱਖ 


ਕੇ ਚਲਾਣ ਵਾਲਾ ਲੰਮਾ ਨੋਕਦਾਰ ਹਥਿਆਰ 


ਤੀਰਥ 


1164. 3 


ਹੋਰ ਵੇਖੋ “ਤੀਰ` । ਤੀਰਥਿ -- ਤੀਰਥ ਤੇ, ਪਵਿੱਤਰ ਸਥਾਨ ਤੇ 


“ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ। ” 
- ਸਿਰੀ ੧, ੭, ੩ : ੨ (16) 
“ਰਾਮ ਭਗਤਿ ਅਨੀਆਲੇ ਤੀਰ।” 
- ਗਉਂ ਕਬ, ੨੧, ੧" : ੨ (327) 
2. (ਸੰ. ਹੈਵਸ੍) ਕਿਨਾਰਾ, ਕੰਢਾ, ਤਟ, ਹੋਰ ਵੇਖੋ 
ਤੀਰਾ; 'ਤੀਰੈ” 
“ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ।” 
-- ਗਉ ੫, ੧੫੫”, ੩ : ੧ (213) 
(ਜਨਿ ਇਕ ਜਿ ਭਗਤੀ ਕਰਦਾ 
ਹੈ) 
“ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ 
ਤੀਰ। ” (ਕੰਢੇ ਤੇ) 
-- ਰਾਮ ੫, ਰੁਤੀ ੮, ੨ਸ : ੨ (929) 
ਤੀਰਥ -- ਧਰਮ ਨਾਲ ਸਬੰਧਿਤ ਪਵਿੱਤਰ ਸਥਾਨ 
“ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ 
ਨਾਇ।” -- ਸਿਰੀ ੩, ੬੪, ੧ : ੨ (39) 
ਤੀਰਥਹ -- ਤੀਰਥਾਂ/ਧਾਰਮਿਕ ਪਵਿਤਰ ਸਥਾਨਾਂ 
ਉਤੇ ਰ੍ 
ਕਉ ਨਿਰੰਜਨਾ।” 
- ਆਸਾ ੫, ਛੰਤ ੫, ੧ : ੪ (455) 
ਤੀਰਥਵਾਸੀ -- ਤੀਰਥ ਸਥਾਨਾਂ ਦਾ ਨਿਵਾਸੀ 
“ਕਈ ਕੋਟਿ ਭਏ ਤੀਰਥਵਾਸੀ।” 
-- ਗਉ ੫, ਸੁਖ, ੧0, ੧ : ੩ (275) 


ਤੀਰਥਾ -- ।. ਤੀਰਥ ਹੈਨ, ਪਵਿੱਤਰ ਸਥਾਨ ਹਨ | 


“ਤੇਰੇ ਸਠਿ ਸੰਬਤ ਸਭਿ ਤੀਰਥਾ। ” 
-- ਬਸੰ ੧, ੨, ੩: ੧(1168) 
ਹੋਰ ਰੂਪ -- ਤੀਰਥਾਂ -- 
-- ਆਸਾ ੧, ਵਾਰ ੮ਸ, ੧, ੧ : ੧ (467) 
2. ਤੀਰਥ-ਇਸਨਾਨ (ਭਾਵ) 
ਪੁਰਾਣ।” _ -- ਸਲੋ ੩, ੩੭ : ੧ (1417) 
ਤੀਰਥਾਏ =- ਤੀਰਥਾਂ ਉਤੇ 
“ਦੰਡਧਾਰ ਜਟਧਾਰੈ ਪੋਖਿਓ ਵਰਤ ਨੇਮ 
ਤੀਰਥਾਏ। ” -- ਭੈਰ ੫. ੧੫, ੧ : ੨ (1139) 





“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ 
ਨਾਇ ਕਰੀ।” - ਜਪੁ ੧, ੬ : ੧(2) 
ਹੋਰ ਰੂਪ -- ਤੀਰਥੀ -- 
“ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ 
ਮਾਰਿਆ ਜਾਇ। ” (ਤੀਰਥਾਂ ਤੇ) 
- ਸੋਰ ੪, ਵਾਰ ੨੧ੋਸ, ੩, ੨ : ੨ (650) 
ਤੀਰਥੁ -- 
“ਗੁਰੁ ਸਚੁ ਸਾਗਰੁ ਬੋਹਿਥੋ ਗੁਰੁ ਤੀਰਥੁ 
ਦਰੀਆਉ।” 
- ਸਿਰੀ ੧, ੯, ੩ : ੨ (17) 
ਤੀਰਾ - ਕੰਢੇ ਤੇ, ਵੇਖੋ ਤੀਰ (2) 
“ਰਾਮ ਨਾਮ ਲਗਿ ਉਤਰੇ ਤੀਰਾ।” (ਕੰਢੇ ਲਗ 
ਜਾਏ ਭਾਵ ਪਾਰ ਹੋ ਜਾਏ) 
-- ਆਸਾ ਕਬ, ੧0, ੪ : ੨ (478) 
ਹੋਰ ਰੂਪ -- ਤੀਰਿ -- 
“ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ 
ਤੀਰਿ।” 
- ਮਾਰੂ ੫, ਅਸ ੩, ੨ : ੨ (1018) 
ਤੀਰੁ - ਬਾਣ 
“ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ। ” 
____ > ਸਿਰੀ ੧, ਅਸ ੭, ੧ : ੩ (57) 
(ਮਹਾਨਕੋਸ਼ ਇਥੇ 'ਤੀਰੂ” ਦੇ ਅਰਥ ਪਾਸ ਨੇੜੇ 
ਕਰਦਾ ਹੈ) 
ਤੀਰੈ -- ਦਰਿਆਵਾਂ ਦੇ ਕੰਢੇ, ਤਟ, ਵੇਖੋ ਤੀਰ 
(2) 
“ਗ੍ਰਿਹ ਬਨਹਿ ਭੀਰੈ ਬਰਤ ਪੂਜਾ ਬਾਟ ਘਾਟੈ 


ਜੋਹਨੀ।” -- ਬਿਲਾ ੫, ਛੰਤ ੩, ੨ : ੫ (847) 
ਤੁ -- ਤੇਰੇ 
“ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੁਸਰੋ ਧਰਿ ਓਪਤਿ 


ਪਰਲ ਏਕੈ ਨਿਮਖ ਝੁ ਘਰਿ।” 
-- ਸਮੁ ੫,੨: ੨ (1385) 
ਹੋਰ ਰੁਪ -- ਤੁਅ -- 
“ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ 


ਅਪਾਰ।”” (ਤੇਰੈ) 
- ਗਉ ਰਵਿ, ੧, ੩ : ੧ (346) 
“ਕਬੀਰ ਨੈਨ ਨਿਹਾਰਉ ਤੁਝ ਕਉ ਸਰਵਨ ਸੁਨਉ 





ਤੁਅ ਨਾਉ।” (ਤੇਰਾ 
-- ਸਲੋ ਕਬ, ੧੧੯ : ੧ (1370) 


ਦੋ ਸਲੋ ਕਬ, ੨੩੫ : ੧ (1377) 
“ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ 
ਉਧਰ੍ਉ।” 
-- ਸਵ ੫, ਕਲ ੯, ੨ : ੨ (1408 
ਤੁਆਨਾ -- (ਫਾ.ਤੁਵਾਨਾ) ਕਰ ਸਕਨ ਜੋਗਾ, 
ਤਾਕਤਵਰ 
“ਮਲ ਤੁਆਨਾਂ ਤੂ-ਕੁਦਰਤੀ ਆਇਆ। ” 
-- ਮਲਾ ੧, ਵਾਰ ੨੭ਸ, ੧, ੨ : ੬ (1291) 
ਤੁਈ =- ਤੂੰ ਹੀ, ਕੇਵਲ ਤੂੰ, ਹੋਰ ਵੇਖੋ “ਤੁਹੀ” 
“ਏਕ ਤੂਈ ਏਕ ਤੁਈ। ” 
-- ਮਾਝ ੧, ਵਾਰ ੧੩ਸ, ੧, ੨ : ੪ (144) 
ਤੁਸਹਿ -- (ਸ. ਰ੍ਰਦ ਪ੍ਰਸੈਨ ਹੋਣਾ) ਕਿਰਪਾਲੂ ਹੋਵੇ, 
ਹੋਰ ਵੇਖੋ 'ਤੁਸਿ” 
“ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ 
ਮਾਹਿ।” 
-- ਗੁਜ ੫, ਵਾਰ ੨ਸ, ੫, ੧ : ੧ (518) 
ਤੁਸਾਂ - ਤੁਸੀਂ 
“ਜਾਇ ਪੁਛਹੁ ਸੋਹਾਗਣੀ ਤੁਸਾ ਕਿਉਂ ਕਰਿ ਮਿਲਿਆ 
ਪ੍ਰਭੁ ਆਇ।”” -- ਸਿਰੀ ੪, ੬੯, ੧ : ੨ (41) 


-- ਰਾਮ ੫, ਵਾਰ ੧੯ : ੫ (965) 
ਤੂਠ ਕੇ, ਪ੍ਰਸੰਨ ਹੋ ਕੇ, ਕ੍ਰਿਪਾ ਕਰਕੇ, 
ਮਿਹਰਬਾਨ ਹੋ ਕੇ ਵੇਖੋ 'ਤੁਸਹਿ” 

ਮਿਲਾਵੈ ਸੋਇ। ”-- ਸਿਰੀ ੪, ੬੭, ੧" : ੨ (40) 
ਤੁਸੀ -- ਤੁਸਾਂ, ਆਪ 

“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ 

ਗੁਣੰਹ।” -- ਸਿਰੀ ੧, ੧0, ੨ : ੧ (17) 
“ਝੁਸੀ ਭੋਗਿਹੁ ਭੁੰਚਹੁ ਭਾਈ ਹੋ।” 


ਤੁਸਿ - 


-- ਸਿਰੀ ੫, ਅਸ ੨, ੯, ੪: ੧(73)' 


ਤੁਹ -- (ਸੰ. ਰਥ) ਫੂਸ, ਛਿਲੜ, ਹੋਰ ਵੇਖੋ 'ਤੁਹੁ 


1165 


“ਝੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ 
ਕਛੂ ਨ ਪਾਇ।” 
-- ਸੋਰ ੩, ੮, ੨ : ੨ (603) 
“ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ।” 
(ਭਾਵ ਸ਼ੇਅਰਥ ਕੰਮ ਕਰੇ) 
-- ਸਾਰ ੪, ੪, ੪ : ੨ (1199) 


ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ 
ਨ (ਭਾਵ ਆਪਣਾ) 
<< ਜੈਤ ਦ, ੩, 2 : ੨ (703) 


-- ਗਉ ੫, ਅਸੋਂ ੧੨, ੫ : ੨ (241) 
ਹੋਰ ਰੂਪ -- ਤੁਹਾਰੀ -- 
“ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ 
ਸਰਣਾਗਿਓ। (ਤੁਹਾਡੀ, ਤੇਰੀ) 
-- ਗਉਂ ੫, ੧੬0", ੪ : ੧ (215) 


`-- ਗਉ ੫, ਬਾਅ ਪਪਸ : ੩ (261) 


ਤੁਹਾਰੇ -- 
“ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ 
ਸਰਨਿ ਤੁਹਾਰੇ । 
-- ਗਉ ੫, ੧੨੫", ੧ : ੨ (206) 
ਤੁਹਾਰੈ - 
ਤੁਹਾਰੈ ਚਾਲੈ।” 
-- ਗੋਉ ੫, ੧੫੩”, ੩ : ੧ (213) 
ਤੁਹਾਰੋ --_ 


“ਕਾਂਖੀ ਏਕੈ ਦਰਸ ਤੁਹਾਰੋ।” (ਤੁਹਾਡੇ) 
-- ਗਉ ੫, ਸੁਖ ੧, ੧ : ੯ (262) 
ਤੁਹਿ -- ।. ਤੇਰੇ 
“ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ 
ਵਡੇ ।” ਰਣ 


ਤੁਹੀ ਰ੍ 1166 ਰ ਤੁਝ 





2. ਤੈਨੂੰ ਰ੍ ਤੁਖਾਰੁ -- (ਸੰ. ਕਵ ਬਰਫ) ਠੰਢ, ਪਾਲਾ, ਸਰਦੀ 
4ਹ ਬਉਰੇ ਤੁਰਿ ਘਰੀ ਨ ਰਾਖੈ ਕੋਈ।” __ “ਪੇਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ 
- ਆਸਾ ਕਬ, ੯, ੧" : ੧ (476) ਨਾਹੂ।” ਦਾ ਮਾਰ ਬੇ, ਵਾਰ ਬ। < (135) 
“ਜਿਹ ਸਿਮਰਨ ਨਾਹੀ ਤੁਹਿ ਕਾਨਿ।” ਤੁੰਗ -- (ਸੰ. ਹੁਰਗ) ਉਚਾ ਭਾਵ ਅਮੀਰ, ਪ੍ਰਧਾਨ, 

- ਰਾਮ ਕਬ, ੯, ੫ : ੧ (971) ਮੁਖੀਆ 
ਤੋਹਿ -- ਰ੍‌ “ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ।” 
“ਰੇ ਜੀਅ ਨਿਲਜ ਲਾਜ ੍ੋੋਹਿ ਨਾਹੀ।” - ਮਾਰੂ ੫, ਵਾਰ ੧੭ : ੩ (1100) 

-- ਗਉ ਕਬ, ਅਸ ੩੮, ੧" : ੧ (330) ਹੋਰ ਰੂਪ -- ਤੁੰਗੁ -- 

ਤੁਹੀ -- ਕੇਵਲ ਤੂੰ “ਰਾਣਾ ਰਾਉ ਨ ਕੋ ਰਹੈ ਰੰਗੁ ਨ ਡੂੰਗੁ ਫਕੀਰੁ।” 
“ਏਕ ਤੂਹੀ ਏਕ ਭੁਹੀ।” ਰ੍ -- ਰਾਮ ੧, ਓਅੰ ੪੪ : ੧ (936) 


-- ਮਾਝ ੧, ਵਾਰ ੧੩ਸ, ੧, ੧ : ੩ (143) | ਤਚਾ -- ਚਮੜੀ 
“ਮਨ ਤਨ ਅੰਤਰਿ ਤੁਹੀ ਧਿਆਇਆ।” (ਕੇਵਲ | “ਕੂੰਡੀ ਚਾਲ ਚਰਣ ਕਰ ਖਿਸਰੇ ਡੁਚਾ ਦੇਹ 
ਤੈਨੂੰ ਹੀ) ___-- ਗਉ ੫, ੮੭, ੪ :੧(181) | _ ਕੂਮਲਾਨੀ।” _-- ਭੈਰ ੧, ੪, ੧: ੧ (1126) 
ਹੋਰ ਰੂਪ -- ਤੁੱਹੀ - ਤੁਛ -- ਥੋੜਾ, ਅਲਪ 
“ਤੂੰਹੀ ਨਿਰੰਜਨੁ ਕਮਲਾ ਪਾਤੀ। ” _“ਤੁਛ ਮਾਤ ਸੁਣਿ ਸੁਣਿ ਵਖਾਣਹਿ।” (ਅਲਪ 
- ਧਨਾ ਸੈਣ, ੨, ੨ : ੨ (695) [- ਮਾਤਰ, ਥੋੜਾ ਜਿਹਾ) 
ਤੋਹੀ - 


_ - ਮਾਂਰੂ ੫, ਸੋਲਾ ੭, ੧0 : ੨ (1078) 
'ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਤੁਜਾਰਾ -- (ਅ. ਤੁਜਾਰ) ਤਾਜਰ (ਸੋਦਾਗਰ) ਦਾ 


ਸਹਸ ਮੂਰਤਿ ਨਨਾ ਏਕ ਤ੍ੋਹੀ।” ੍‌ ਬਹੁ ਵਚਨ (ਮਹਾਨਕੋਸ), ਤਜ਼ਾਰਤ 


-- ਧਨਾ ੧, ੩, ੨ : ੧(13) ਦੇ ਭੰਡਾਰ, ਖਜ਼ਾਨੇ (ਸ਼ਬਦਾਰਥ); 
ਤੁਹੁ -- ਭੂਸਾ, ਛਿਲੜ, ਵੇਖੋ “ਤੁਰ” ਖਜ਼ਾਨੇ (ਦਰਪਣ) 


“ਸਾਰੇਂ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ | <ਲਿਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ 
ਛਰਾਇਆ। ” -- ਟੋਡੀ ੫, ੪, ੩ : ੧ (712) ਤੁਜਾਰਾ।” _ -- ਮਾਝ ੧. ਵਾਰ ੭ : ੬ (141) 

ਤੁਖ -- ਛਿਲੜ/ਤੋਰ ਨੂੰ ਵੇਖੋ ਤੁਹ ਤੁਝ -- 1. ਤੇਰੇ, ਤੁਹਾਡੇ 

“ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ।” “ਤੰ ਦਰਿਆਉ ਸਭ ਭਝ ਹੀ ਮਾਹਿ।” 


- ਰਾਮ ੫, ਵਾਰ ੨0ਸ, ੫, ੨ : ੧ (965) - ਆਸਾ ੪, ਸੋਪੁ ੨, ੨: ੧(11) 


ਹੋਰ ਰੂਪ -- ਤੁਖਾ -- ਰ “ਮੇਰੇ ਸਤਿਗੁਰਾ ਮੈ ਤੂਝ ਬਿਨੁ ਅਵਰੁ ਨ ਕੋਇ।” 
“ਕਣ ਬਿਨਾ ਜੈਸੇ ਥੋਥਰ ਤੁਖਾ।” - ਸਿਰੀ ੪, ੬੫, ੧” : ੧ (39) 
-- ਗਉ ੫, ੧੩੪, ੧ : ੧ (192) ਹੋਰ ਰੂਪ -- ਤੁਝਹਿ -- 
ਤੁਖਾਈਆ -- ਘੇੜੀ “ਜਨ ਕੀ ਉਪਮਾ ਤੁਝਹਿ ਵਡਈਆ। ” (ਤੇਰੀ 
“ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਭੁਖਾਈਆ ਹੀ) ___ -- ਗਉ ੪, ੪੬, ੧" : ੨ (166) 
ਰਾਮ। _-- ਵਡ ੪, ਘੋੜੀ ੧, ੪ : ੨ (575) ਤੁਝਹੀ -- ਰ੍ 
ਤੁਖਾਰ -- ਤੁਖਾਰ ਦਾ ਘੋੜਾ, ਉਤਰ ਪਛਮ ਦਾ “ਨਾਨਾ ਰੂਪ ਸਦਾ ਹਹਿ ਤੇਰੇ ਝੁਝਹੀ ਮਾਹਿ 
ਇਕ ਦੇਸ਼ ਜਿਥੋਂ ਦੇ ਘੋੜੇ ਉਤਮ ਨਸਲ | _`_ਸਮਾਹੀ।” (ਤੇਰੀ ਹੀ) ___ 
ਦੇ ਮੰਨੇ ਜਾਂਦੇ ਹਨ। -- ਗਉ ੩, ੩੫, ੨: ੨ (162) 


“ਤਾਜੀ ਰਥ ਤੁਖਾਰ ਹਾਥੀ ਪਾਖਰੇ।” ਤੁਝੀ -- 
- ਮਾਝ ੧, ਵਾਰ ੮ :੫(141) “ਸੰਤ ਭੁਝੀ ਤਨੁ ਸੰਗਤਿ ਪ੍ਰਾਨ।” 





ਰ 1167 ' ਤੁਟਈ 
-- ਆਸਾ ਰਵਿ, ੨, ੧ : ੧ (486) ਤੂਝੂ 
ਤੁਝ -- “ਲੋਕੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ 
“ਜਹਾ ਤ੍ਰਿਖਾ ਮਨ ਤੁਝੁ ਆਕਰਥੈ।”' (ਤੇਰਾ ਭੁਲਾਣਾ। ” (ਤੂੰ) 
ਸਾਹ ਖਿਚਦੀ ਹੈ) -- ਵਡ ੧, ਛੰਤ ੨, ੧ : ੫ (566) 
-- ਗਉ ੫, ਸੁਖ ੨, ੪ : ੯ (264) ਤੁਝੈ -- 


“ਹਉ ਤੁਝ ਬਾਝਹੁ ਖਰੀ ਉਡੀਣੀਆ ਜਿਉ 
ਜਲ ਬਿਨੁ ਮੀਨੁ ਮਰਾਹਾ।” 
_- ਸੂਹੀ 8, ਛੰਤ ੫, ੨ : ੩ (776) 


“ਜਿਸ ਨੋ ਤੂੰ ਪਤੀਆਇਦਾ ਸੋ. ਸਣੂ ਤੁਝੈ 
ਅਨਿਤ। ? (ਤੇਰੇ ਸਮੇਤ) 
- ਸਿਰੀ ੫, ੭੧, ੩ : ੨ (42) 


੧੫ 


-- ਸੂਹੀ ੫, ੧੧, ੧ : ੨ (739) 


“ਭੁਝ ਰਾਖਨਹਾਰੋ ਮੋਹਿ ਬਤਾਇ। ” 
- ਬਸੰ ਕਬ, ੪, ੪ : ੨ (1194) 
ਤੁਝੈ -- 
“ਜਾ ਦੁਖੁ ਲਾਗੈ ਤਾ ਤੁੰਝੈ ਸਮਾਲੀ।” 
- ਸਿਰੀ ੧, ੩੧, ੧" : ੨ (25) 
ਤੁਝਹਿ -- 
“ਜਹ ਸਾਧ ਸੰਤ ਇਕਤੁ ਹੋਵਹਿ ਤਹਾ ਤੁਝਹਿ 
ਧਿਆਵਹੈ।”” (ਤੁਹਾਨੂੰ ਹੀ) 
-- ਗਉ ੫. ਛੰਤ ੨, ੧ : ੪ (248) 
ਦੀ ਦਾ 
“ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ। ” 
-- ਸਿਰੀ ੧, ੧੬, ੩ : ੧ (20) 
3, 


[੫੫ 


“ਕੁਝ ਹੀ ਕੀਆ ਜੰਮਣ ਮਰਣਾ। ” 
- ਮਾਰੂ ੧, ਸੋਲਾਂ ੩, ੫ : ੧ 
ਹੋਰ ਰੂਪ -- ਤੁਝਹਿ -- 
ਰਾਮ।” (ਤੂੰ ਹੀ) 


(1022) 


-- ਆਸਾ ੧, ਛੰਤ ੨, ੪ : ੨ (437) | 


“ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ 


ਚ਼ੁਕਾਵਹੇ।” (ਤੂੰਹੀ) 


-- ਵਡ ੧, ਛੰਤ ੨, ੫ : ੫ (567) 


ਤੁਟਉਂ - 


“ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ।” 
- ਵੱਡ ੧, ਛੰਤ ੧, ੨ : ੧ (566) 


ਤੁਝੈ -- ।. ਤੇਰਾ, ਵੇਖੋ “ਤੁਝ' (1) 


2. ਤੈਨੂੰ, ਵੇਖੋ “ਤੁਝ” (2) 
3. ਤੈਥੋਂ 
ਗੋਲਿਆ।” 
-- ਗੂਜ ੫; ਵਾਰ ੩ : ੧ (518) 
4. ਤੂੰ, ਵੇਖੋ 'ਤੁਝ” (3) 
(ਸੰ. ਕਟ) ਟੁੱਟੇ, ਮੁਕ ਜਾਵੇ, ਸਮਾਪਤ ਹੋ 
ਜਾਵੇ 
“ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ । ” 


- ਸਲੋ ਫਰ, ੨੫ : ੨ (1379) 


ਤੁਟਈ -- 1. ਮੁਕਣਾ, ਖਤਮ ਹੋਣਾ, ਭੰਗ ਹੋਈ - 


“ਬਿਨੁ ਗੁਰ ਰੋਗੁ ਨ ਝੁਟਈ ਹਉਮੈ ਪੀੜ ਨ ਜਾਇ।” 
-- ਸਿਰੀ ੩, ੫੭, ੧ : ੧ (36) 
ਇਮ 
ਰੱ -- ਸਿਰੀ ੧, ਅਸ ੨, ੩ : ੨ (54) 
ਹੋਰ ਰੂਪ - ਤੁਟਹਿ -- 
“ਕੇਤੇ ਖਪਿ ਤੁਟਹਿ ਵੇਕਾਰ।” (ਭਾਵ ਰਹਿ 
ਗਏ, ਮੁਕ ਗਏ) -- ਜਪੁ ੧, ੨੫ : ੫ (5) 
“ਸਾਧ ਸੰਗਿ ਭੁਣਹਿ ਹਉ ਬੰਧਨ ਏਕੋ ਏਕੁ 
ਨਿਹਾਲੀਐ।” 
-- ਮਾਰੂ ੫, ਅਸ ੭, ੩ : ੩ (1019) 
ਤੁਟਹੀ -- 
“ਬਿਨੁ ਸਤਿਗੁਰ ਬੰਧਨ ਨ ਤੁਟਣਹੀ ਨਾਮਿ ਨ 
_ ਲਗੈ ਪਿਆਰੁ।” 
-- ਮਲਾ ੩, ਅਸ ੨, ੬ : ੩ (1277) 
ਤੁਟਦੀ -- ਰ 
“ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ 
ਇਤੁ ਦੋਸਤੀ ਚਲਨਿ ਵਿਕਾਰ ।” 


-- ਵਡ ੪, ਵਾਰ ੫ਸ, ੩, ੧ : ੮ (587) 





-- ਜੈਤ ੫, ਵਾਰ ੪ਸ, ੫, ੨ : ੧ (706) 
ਤੁਟਾ ਅਕਲ 
“ਹਉਮੈ ਝੁਟਾ ਮੋਹੜਾ ਇਕੁ ਸਚੁ ਨਾਮੁ 
ਆਧਾਰੂ। ” 
- ਰਾਮ ੫, ਵਾਰ ੪ਸ, ੫, ੨ : ੪ (958) 


`-<- ਬਿਹਾ ੪, ਵਾਰ ੨ਸ, ੩, ੧ : ੯ (549) 

ਤੁਟੁ -- 
“ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਝੁਣੁ।” 
- ਗਉ ੪, ਵਾਰ ੨, ੯ : ੩ (315) 


“ਨਾਨਕ ਉਠੀ ਚਲਿਆ ਸਭਿ ਕੂੜੈ ਤੁਣੇ ਨੇਹ।” 
- ਸਿਰੀ ੧, ੬, ੪ : ੩ (16) 


-- ਮਾਝ ੧, ਵਾਰ ੪ਸ, ੧, ੨ : ੫ (139) 
2. ਦੋ ਟੁਕੜੇ ਹੋਣਾ, ਟੁੱਟਣਾ 
“ਨਾਨਕ ਤਗ ਨ ਤੁਟਈ ਜੇ ਤਗਿ ਹੋਵੈ ਜੋਰੁ।” 
-- ਆਸਾ ੧, ਵਾਰ ੧੫ਸ, ੧, ੨ : ੬ (471) 
ਹੋਰ ਰੂਪ -- ਤੁਟਨਿ੍‌ - 
“ਤਿਨ ਗਲਿ ਸਿਲਕਾ ਪਾਈਆ ਤੁਟਨਿ੍‌ 
ਮੋਤਸਰੀਆ।” 
ਰ - ਆਸਾ ੧, ਅਸ ੧੧, ੩ : ੩ (417) 
ਤੁਣਾ - 
“ਬੰਧੁ ਤੁਣਾ ਬੇੜੀ ਨਹੀ ਨਾ ਤੁਲਹਾ ਨਾ ਹਾਥ।” 
(ਭਾਵ ਰੁੜ ਗਿਆ) 
- ਮੱਲਾਂ ੧, ਵਾਰ ੨ਸ, ੧, ੩ : ੩ (1287) 


ਤਟੇ -- 


` 2. ਤੇਰੇ 





“ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ।” 
(ਭਜਣਾ) -- ਰਾਮ ੧, ਓਅੰ ੩੩ : ੪ (934) 


“ਕੈਹਾ ਕੰਚਨੁ ਭੁਟੈ ਸਾਰੁ।” 
- ਮਾਂਝ ੧, ਵਾਰ ੧੨ਸ, ੧, ੨ : ੧ (143) 
“ਨਾ ਏਹੁ ਭੁਟੈ ਨ ਮਲੁ ਲਗੈ ਨਾ ਏਹੁ ਜਲੈ ਨ 
ਜਾਇ।” 
- ਆਸਾ ੧, ਵਾਰ ੧ਪਸ, ੧, ੧ : ੩ (471) 
ਤੁਠੜਾ -- (ਸੰ. ਰ੍ਰਾਦ) ਪ੍ਰਸੰਨ ਹੋਇਆ, ਮਿਹਰਵਾਨ 
ਰ ਹੋਇਆ, ਹੋਰ ਵੇਖੋ 'ਤੁਠਾ” 
“ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ।” 
- ਗਉਂ ੪, ੭0, ੩ : ੩ (175) 
ਤੁਠਾ - ਖੁਸ਼, ਪ੍ਰਸੰਨ ਹੋਇਆ, ਮਿਹਰਵਾਨ 
ਹੋਇਆ, ਵੇਖੋ 'ਤੁਠੜਾ” 


“ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ।” 


-- ਸਿਰੀ ੪, ੬੭, ੨ : ੧ (40) 
ਹੋਰ ਰੂਪ -- ਤੁਠਿਆ -- 
“ਪਾਈਅਨਿ੍‌ ਸਭਿ ਨਿਧਾਨ ਸਾਹਿਬਿ 
ਤੁਠਿਆ। ” (ਮਿਹਰਵਾਨ ਹੋਇਆ) 


- ਗੂਜ ੫, ਵਾਰ ੧੨ : ੮ (521) 


-- ਸਿਰੀ ੫, ਛੰਤ ੨, ੫ : ੪ (80) 


ਤਠੈ -- 
“ਸਤਿਗੁਰੂ ਝੁਠੈ ਪਾਈਐ ਪੂਰਨ ਅਲਖ 
ਅਭੇਵ। ” (ਪਸੰਦ ਹੋਣ/ਕਿਰਪਾ ਕਰਨ ਨਾਲ) 
- ਸਿਰੀ ੫, ੧00, ੧" : ੨ (53) 
ਭੁਧ -- !. ਤੂੰ 
“ਹਉ ਨਾਹੀ ਤੂ ਹੋਵਹਿ ਝੁਥ ਹੀ ਸਾਜਿਆ।” 
- ਸੂਹੀ ੧, ਅਸ ੫, ੫ : ੧ (752) 


“ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ 
ਜੀਉ। ”-- ਸਿਰੀ ੫, ਅਸ ੨੯, ੬ : ੩ (73) 
“ਜੋ ਤੁਧੁ ਸੇਵਹਿ ਸੇ ਭੁਧੁ ਹੀ ਜੇਹੇ ਨਿਰਭਉ ਬਾਲ 
ਸਖਾਈ ਹੇ ।” 
- ਮਾਰੂ ੧, ਸੋਲਾ ੨, ੪ : ੩ (1021). 
ਤੁਧਹੁ -- ਤੇਰੇ ਤੋਂ ਰ 


ਤੁਧਨੋ 1169 ਤੁਮ 








“ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੇ | _ਹੋਫ ਰੂਪ - ਤੁਧੈ -- 


ਸਾਬਾਸਿ।” (ਤੇਰੇ ਦਰ ਤੋਂ) “ਸਭਿ ਝੁਧੈ ਪਾਸਹੁ ਮੰਗਦੇ ਨਿਤ ਕਰਿ 
- ਸਿਰੀ ੪, ੬੫, ੪ : ੨ (40) ਅਰਦਾਸਿ।”” (ਤੇਰੇ ਕੋਲੋਂ) 
“ਹਰਿ ਝੁਥਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ।” -- ਸਿਰੀ ੪, ਵਾਰ ੯ : ੨ (86) 
-- ਸਿਰੀ ੪, ਵਾਰ ੨ : ੩ (83) “ਮੈ ਹੋਰੁ ਨ ਕੋਈ ਭੂੱਥੈ ਜੇਹਾ।” 
ਤੁਧਨੋ -- ।. ਤੈਨੂੰ -- ਮਾਝ ੩, ਅਸ ੬, ੭ : ੧(112) 
“ਹਰਿ ਝੁਧਲੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ | ਤੁਪਕ -- (ਫਾ. ਤੁਪਕ) ਛੋਟੀ ਤੋਪ, ਬੰਦੁਕ 
ਤੇ ਰਾਖਿਆ।” “ਓਨੀ ਤੁਪਕ ਤਾਣਿ ਚਲਾਈ ਓਨੀ ਹਸਤਿ 
- ਸਿਰੀ ੪, ਵਾਰ ੧੭ : ੨ (90) ਚਿੜਾਈ।” 
“ਭੁਧਨੋ ਛੋਡਿ ਜਾਈਐ ਪ੍ਰਭ ਕੈ ਧਰਿ।” -- ਆਸਾ ੧, ਅਸ ੧੨, ੫ : ੨ (418) 
- ਆਸਾਂ ੫, ੫, ਤੋ : ੧ (371) | ਭੂਮ 1. ਤੁਸੀਂ, ਤੂੰ ਦਾ ਬਹੁ=ਵਚਨ, ਹੋਰ ਵੇਖੋ 
2. ਤੇਰੇ ਤੋਂ 'ਤੁਮ' (1) 
“ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ | “ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ।” 
ਦਾਨੁ। ” -- ਗਉ ੫, ੧੭੨”, ੪ : ੨ (218). -- ਗਉ ੧. ਸੋਹ ੧, ੧੯ : ੧ (12) 
ਤੁਧੁ -- !. ਤੈਨੂੰ _ ਹੋਰ ਰੂਪ - ਤੁਮਹਿ - 
_ “ਹੋਰਿ ਗਲਾਂ ਸਭਿ ਕੂੜੀਆਂ ਤੁਧੁ ਭਾਵੈ ਪਰਵਾਣੁ।” “ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧ 
-- ਸਿਰੀ ੧, ੫, ੪ : ੩ (16) ਸੰਗਤਿ ਕੈ ਪਾਛੈ।” (ਤੁਸੀਂ) 
“ਭੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ -- ਗਉ ੫, ੧੩0", ੪ : ੧ (207) 
ਲਾਵਣਿਆ। ” ਤੁਮਹੀ -- 
- ਮਾਰੂ ੩, ਅਸ ੮, ੨ : ੩ (113) “ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ੜੁਮਹਿ 
ਹੋਰ ਜੰਮੇ -- ਤੂੰਹੈ =- ਮੇਰੈ ਪਰਵਾਰੈ।” 
“ਹਰਿ ਤੁਬੈ ਸੇਵੀ ਤੈ ਤੁਧੁ ਸਾਲਾਹੀ।” (ਤੈਨੂੰ -- ਬਿਲਾ ੫, ੮੨, ੨ : ੧ (820) 
ਹੀ) _ - ਮਾਝ ੩, ਅਸ ੬, ੬ : ੨ (112) ! 2. ਤੁਹਾਡੇ, ਹੋਰ ਵੇਖੋ 'ਤੁਮੁ` (2) 
2. ਤੂੰ “ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ 
“ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਹਮਾਰਾ ਪੂਰਾ ਜੀਉ।” 
ਨਾਹਿ।” -- ਸਿਰੀ ੫, ੭੩, ੩ : ੨ (43) -- ਮਾਝ ੫, ੧੮, ੨ : ੩ (99) 
“ਭੁਧੁ ਸੰਸਾਰੁ ਉਪਾਇਆ। ” “ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ। ” (ਤੇਰੇ) 
-- ਸਿਰੀ ੧, ਅਸ ੨੮. ੨ : ੧ (71) -- ਮਾਝ ੫, 80, ੩ : ੧ (106) 
ਹੋਰ ਰੂਪ -- ਤੁੰਥੈ - ਹੋਰ ਰੂਪ -- ਤੁਮਹਿ - 
“ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਾਰਿ “ਪੇਖਿ ਪੇਖਿ ਜੀਵੇ ਪ੍ਰਭੂ ਅਪਨਾ ਅਚਰਜੁ ਤੁਮਹਿ 
ਥਾਰਾ।” (ਤੂੰ ਹੀ) ਵਡਾਈ।” (ਤੇਰੀ ਵਡਿਆਈ) 
- ਆਸਾ ੪, ਛੰਤ ੧੭, ੨ : ੨ (449) -- ਸੋਰ ੫, ੬੩, ੩ : ੨ (625) 
“ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ।” | _ਤੁਮਹੀ -- 
(ਤੂੰ ਹੀ) ___ “ਸਰਬ ਨਿਧਾਨ ਗੁਛ ਤੁਮਹੀ ਪਾਸਿ।” 
- ਮਲਾਂ ੧, ਵਾਰ ੧੨ : ੨ (1283) - ਗਉਂ ੫, ੮੩, ੩ : ੩ (180) 
3. ਤੇਰੇ 3. ਤੁਹਾਨੂੰ, ਹੋਰੇ ਵੇਖੋ 'ਤੁਮੁ” (3) 


“ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ।” “ਜੇ ਵਡਭਾਗੀ ਜਿਨਿ ਡੁਮ ਜਾਣੇ।” 


-- ਸਿਰੀ ੫, ੯੮, ੧" : ੧ (52) -- ਮਾਂਝ ੫, ੨੭, ੩ : ੧ (102) 





ਤੁਮਘਾ 1170 ਤੁਮਾਰਾ 
ਹੋਰ ਰੂਪ -- ਤੁਮਹਿ -- 

“ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ।” ਤੁਮਰੈ -- 

(ਤੁਹਾਨੂੰ ਹੀ) ਰ “ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ 

-- ਗਉ ੫, ਸੁਖ ੨0, ੧ : ੬ (289) ਪਿੰਡੁ ਸਭ ਤੇਰੀ।” 

ਤੁਮਘਾ =- ਤੁਹਾਡਾ -- ਗਉ ੫, ੫੮, ੧ : ੧ (170) 
“ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪ੍ਰਚਿ ਜਨੁ ਤੁਮਰੋ -- 

ਤੁਮਾਘਾ।” _ - ਸੂਹੀ ੪, ੨, ੩ : ੨ (731) “ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ 
ਝੁਮਚੇ -- 1. ਤੁਹਾਡੇ ਆਖੀ ਫੋਰ।” 


“ਭ੍ਰਮਿ ਭ੍ਰਮਿ ਆਏ ਤੁਮਰੇ ਦੁਆਰਾ।” 
-- ਧਨਾ ਨਾਮ, ੪, ੩ : ੨ (693) 
2. ਤੁਸੀਂ 
“ਭੁਮਚੇ ਪਾਰਸੁ ਹਮਚੇ ਲੋਹਾ ਸਗੇ ਕੰਚਨੁ 
ਭੈਇਲਾ। ”" -- ਪ੍ਰਭਾ ਨਾਮ, ੨, ੩ : ੧ (1351) 
ਤੁਮਨਛੇ -- ਤੁਹਾਡੇ, ਤੇਰੇ 
“ਤੁਮ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ 
ਕਿਰਮ ਤੁਮਨਛੇ । 
-- ਬਸੰ ੪, ੪, ੧: ੧(1178) 
ਤੁਮਨਥੇ - ਤੁਹਾਡੇ, ਤੇਰੇ 
“ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ 
ਨ ਸਕਹਿ ਪ੍ਰਭ ਤੁਮਨਥੇ । ” 
ਰ੍ -- ਕਲਿ ੪, ੩, ੧ : ੨ (1320) 


ਦਾਸੁ ਤੁਮਨਬਾ। ` 
ਰ -- ਪ੍ਰਭ 8, ੬, ੪ :-੨ (1337) 
ਤੁਮਰਾ - ਤੇਰਾ, ਤੁਹਾਡਾ 
“ਡੋਲੈ ਨਾ ਹੀ ਤੁਮਰਾ ਚੀਤੁ।” (ਤੇਰਾ) 
-- ਗਉ ੫, ੭੯, ੩ : ੩ (179) 
“ਜੀਉ ਪਿੰਡੁ ਸਭੁ ਤੁਮਰਾ ਮਾਲਾ। ” (ਤੁਹਾਡਾ) 
- ਸੂਹੀ ੫, ੩੮, ੧ : ੨ (744) 
ਹੋਰ ਰੂਪ -- ਤੁਮਰੀ -- 
“ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ 
ਸੰਗਿ ਮਨੁ ਲੀਨਾ ਜੀਉ। ” 
- ਮਾਝ ੫, ੨੧, ੧ : ੩ (100) 


- ਗੂਜ ੫, ੨0, ੨ : ੨ (500) 
ਤੁਮਾ - ਦਿਸਨ ਨੂੰ, ਖਰਬੂਜੇ ਵਰਗਾ ਪਰ ਵਿਚੋਂ 
ਕੌੜਾ ਫਲ, ਕੌੜ ਤੁੰਮਾ 
ਤੁਮੀ ਝੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ। 
-- ਮਾਝ ੧, ਵਾਰ ੨੧ੋਸ, ੧, ੧ : ੧ (147) 
ਹੋਰ ਰੁਪ - ਤੁੱਮਾ -- 
“ਪੇਖੰਦੜੋ ਕੀ ਕੁਲੁ ਤੂੰਮਾ ਦਿਸਮੁ ਸੋਹਣਾ। ” 
-- ਜੈਤ ੫, ਵਾਰ ੧0ਸ, ੫, ੨ : ੧ (708) 
ਕਸ ਤਸੀ' ਹੀ_ 
ਪੁਰਖ ਬਿਧਾਤੇ। -- ਗਉ ੫, ੧੩੫”, ੧:੧ (209) 
ਤੁਮਾਤੀ -- ਤੁਮਾਰਾ, ਤੇਰਾ 
` “ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ।” 
-- ਮਾਝ ੧, ਵਾਰ ੧ : ੩ (138) 
ਤੁਮਾਰਾ -- ਤੁਹਾਡਾ, ਤੇਰਾ 
“ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ 
ਤੁਮਾਰਾ ਜੀਉ।” 
- ਮਾਝ ੫, ੯, ੨ : ੩ (97) 
ਹੋਜ਼ ਰੂਪ -- ਤੁਮਾਰੀ -- 
“ਸੁਣਿ ਸੁਣਿ ਜੀਵਾ ਸੋਇ ਤੁਮਾਰੀ।” (ਤੇਰੀ, 
ਤੁਹਾਡੀ) -- ਮਾਝ ੫, ੩੩, ੧ : ੧ (104) 


-- ਗਉ ੫, ਛੰਤ ੨, ੨ : ੬ (248) 
ਤੁਮਾਰੇ -- 
“ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ 
ਦਾਸ ਤੁਮਾਰੇ ਜੀਉ।” 


-- ਮਾਝ ੫, ੮, ੪ : ੩ (97) 





ਤੁਮੀ 1171 ਤੁਮਾਰ 
ਤੁਮਾਰੈ -- ਕੁਰਬਾਣੇ। ” -- ਆਸਾ ੫, ੫੦, ੪ : ੨ (383) 
“ਸਭ ਭੈ ਮਿਟਹਿ ਤੁਮਾਂਰੈ ਨਾਇ। ” ਤੁਮਰੀ -- ਤੇਰੀ, ਤੁਹਾਡੀ 
-- ਗਉ ੫, ੧0੯, ੧" : ੧ (201) “ਤੁਮ੍ਰੀ ਉਸਤਤਿ ਤੁਮ ਤੇ ਹੋਇ।” 
ਤੁਮਾਰੋ -- -- ਗਉ ੫. ਸੁਖ ੩, ੭ : ੯ (266) 
“ਝਝਾ ਝੂਰਨੁ ਮਿਟੈ ਤੁਮਾਰੋ। ” ਤੁਮ੍ਰੇ - ਤੇਰੇ, ਤੁਹਾਡੇ 
-- ਗਉ ੫, ਬਾਅ ੨੫ : ੧ (255) “ਦਿੜੁ ਕਰਿ ਚਰਣ ਗਹੇ ਪ੍ਰਭ ਤੁਖ਼੍ਰੇ ਸਹਜੇ ਬਿਖਿਆ 
ਤੁਮੀ -- ਉਪਰੋਂ ਖਰਬੂਜੇ ਵਰਗਾ ਦਿਸਦਾ ਪਰ ਵਿਚੋਂ ਭਈ ਖੀਓ।” 


ਕੌੜਾ ਫਲ 
“ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੂ।” 
- ਮਾਝ ੧, ਵਾਰ ੨੧ਸ, ੧, ੧ : ੧ (147) 
ਤੁਮੈ -- ਤੈਨੂੰ 
“ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ 
ਤੁਮੈ ਜਗਦੀਸ।” 
<< ਚਂ ੫, ੧੪੮, ਬਾ : 2 (੧226) 
ਤੁਮ -- 1. ਤੁਸੀ, ਤੂੰ, ਵੇਖੋ 'ਤੁਮ” (1) 
“ਝੁਮ ਜੁ ਨਾਇਕ ਆਛਹੁ ਅੰਤਰਜਾਮੀ। ” 
-- ਸਿਰੀ ਰਵਿ, ੧, ੨ : ੧ (93) 
“ਸੋ ਹਰਿ ਹਰਿ ਭੁਖ ਸਦ ਹੀ ਜਾਪਹੁ ਜਾ ਕਾ ਅੰਤੁ 
ਨ ਪਾਰੋ।” __ -- ਗੂਜ ੫, ੪, ੧ : ੨ (496) 
2. ਤੇਰੇ, ਤੁਹਾਡੇ, ਵੇਖੋ 'ਤੁਮ” (2) 
“ਮਨੁ ਤਨੁ ਹੋਇ ਨਿਹਾਲ ਤੁਮ ਸੰਗਿ ਭੇਟਿਆ।” 
-- ਆਸਾ ੫, ੧0੮, ੧” : ੧ (397) 
“ਹਰਿ ਨਾਮੁ ਮਾਗਉ ਚਰਣ ਲਾਗਉ ਮਾਨ 
ਤਿਆਗਉ ਭੁਮੁ ਦਇਆ। ” (ਤੁਹਾਡੀ) 
-- ਆਸਾ ੫, ੮, ੧ : ੩ (457) 
ਹੋਰ ਰੂਪ -- ਤੁਮ੍ਹੀ - 
“ਮਾਗਉ ਕਾਹਿ ਰੰਕ ਸਭ ਦੇਖਉ ਭੁਮ੍ਹੀ ਤੇ 
ਮੇਰੋ ਨਿਸਤਾਰ।” 
-- ਬਿਲਾ ਕਬ, 2, ੧ : ੨ (856) 
3. ਤੁਹਾਨੂੰ, ਤੈਨੂੰ, ਵੇਖੋ “ਤੁਮ” (3) 
“ਤੁਮ ਰੋਵਹੁਗੇ ਓਸ ਨੌ ਤੁਮ ਕਉ ਕਉਣੁ ਰੋਈ।” 
-- ਆਸਾ ੧, ਅਸ ੧੩, ੩ : ੨ (416) 
“ਨਿਮਖ ਨ ਬਿਸਰਉ ਤੁਮ ਕਉਂ ਹਰਿ ਹਰਿ ਸਦਾ 
ਭਜਹੁ ਜਗਦੀਸ। ” 
-- ਗੂਜ ੫, 9, ੧" , 
ਤੁਮ੍ਰਾ -- ਤੁਹਾਡਾ, ਤੇਰਾ 


੨ (496) 


'ਜੀਉ ਪਿੰਡੁ ਸਭੁ ਤੁਮ੍ਰਾ ਦਾਤੇ ਨਾਨਕ ਸਦ ' 


-- ਆਸਾ ੫, ੪2, ੨ : ੨ (382) 
ਹੋਰ ਰੂਪ -- ਤੁਮੁਰੈ - 
“ਤੁਮੁਰੈ ਲਵੈ ਨ ਕੋਊ ਲਾਂਈ।” 
-- ਆਸਾ ੫, ੬੦, ੩ : ੨ (386) 
ਤੁਮ੍ਰੋ - ਤੁਹਾਡਾ, ਤੇਰਾ 
“ਬਡ ਪਰਤਾਪੁ ਸੁਨਿਓ ਪ੍ਰਭ ਤੁਮੂਰੋ ਕੋਟਿ ਮਾਘਾ 
ਤੇਰੋ ਨਾਮ ਹਰਨ।” 
-- ਬਿਲਾਂ ੫, ੧੧੮, ੧ : ੨ (828) 
ਤੁਮਾ - ਤੁਸੀ 
“ਦੀਬਾਨੁ ਏਕੋ ਕਲਮ ਏਕਾ ਹਮਾ ਤੁਖ਼ਾਂ ਮੇਲੂ।” 
-- ਆਸਾ ੧, ਵਾਰ ੨੧ਸ, ੧, ੨ : ੮ (473) 


ਤੁਮਾਰ - ਤੁਹਾਡਾ 
“ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ 
ਸੁਨੀਅਤੁ ਸੁਜਸੁ ਤੁਮ੍ਹਾਰ।” 
- ਬਿਲਾ ਕਬ, ੭, ੧ : ੧ (856) 
ਹੋਰ ਰੂਪ -- ਤੁਮ੍ਾਰਹਿ - 


“ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ 
ਤੁਮ਼ਾਰਹਿ।” (ਤੇਰੇ, ਤੁਹਾਡੇ) 
-- ਸਾਰ ੫, ੩੪, ੨: ੨ (1211) 
ਤੁਮਾਰਾ -- 
“ਅੰਮ੍ਰਿਤ ਨਾਮੁ ਤੁਮਾਰਾ ਠਾਕੁਰ ਏਹੁ ਮਹਾਰਸੁ 
` ਜਨਹਿ ਪੀਓ।” (ਤੁਹਾਡਾ, ਤੇਰਾ) 
-- ਆਸਾਂ ੫, ੪2, ੧ : ੧ (382) 
ਤੁਮਾਰੀ -- 
“ਮਾਧਉ ਸਤਸੰਗਤਿ ਸਰਨਿ ਤੁਮਾਰੀ।” 
(ਤੁਹਾਡੀ, ਤੇਰੀ) 
-- ਆਸਾ ਰਵਿ, ੩੧" : ੧ (486) 
ਤੁਮਾਰੇ - 
ਊਹਾ ਤੁਸ੍ਹਾਰਾ ਜੋਰਾ। ” 





ਤੁਮੇ 1172 


ਤੁਰਿ 


- ਗੂਜ ੫, ੧੬, ੨ : ੧ (499) ਹ “ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ 
“ਸੁਨਿ ਕਰਿ ਬਚਨ ਤੁਮਾਰੇ ਸਤਿਗੁਰ ਮਨੁ ਤਨੁ | _ਠਕੁਰਾਣੀ।”_ 


ਮੇਰਾ ਠਾਰੁ ਥੀਓ।” 
-- ਆਸਾਂ ੫, ੪੭, ੧": 


੨ (382) 
- ਗੂਜ ੫, ੧੮, ੨ : ੧ (499) 


-- ਬਿਲਾ ੫, ੧੨0, ੧” : ੨ (828) 


ਨ 


ਰੋ 
ਕਉਨੁ ਸੁਆਓ।” 
-- ਰਾਮ ੧, ਸਿਗੋ ੨ : ੧ (938) 


ਹੀ, 
0643 


_“ਦ੍ਰਿਸਟ ਤੁਯੰ ਅਮੋਘ ਦਰਸੰਨ ਬਸੰਤ ਸਾਧ 
ਰਸਨਾ।” 
ਤੁਰਸੀ -- (ਫਾ. ਤੁਰਸ਼ੀ)--ਖਟਾਸ 
“ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ।” 
- ਸਿਰੀ ੧, 2, ੧: ੨ (16) 
2. ਤੁਲਸੀ, ਇਕ ਪੌਦਾ 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ 
ਬਨਾਰਸਿ ਗਾਊਂ ਰੇ।” 
-- ਗਉ ਕਬ, ੬੬, ੧ : ੧ (338) 
ਤੁਰਹਿ -- ਤੁਰਦੇ ਹਨ 
“ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣ।” 

-- ਗਉ ੪, ਵਾਰ ੨੭ : ੧ (315) 
(ਫਾ. ਤੁਰਕ) ਤੁਰਕਸਤਾਨ ਦੇ ਵਾਸੀ ਹੋਰ 
ਵੇਖੋ “ਤੁਰਕੁ? 

“ਜਾਤਿ ਵਰਨ ਤੁਰਕ ਅਰੁ ਹਿੰਦੂ। ” 
- ਗਉ ੫, ਅਸ ੪, ੫ : ੧ (237) 
ਹੋਰ ਰੂਪ -- ਤੁਰਕਾ -- 

ਭਾਈ।” (ਤੁਰਕਾਂ ਵਾਲਾ) 

-- ਆਸਾ ੧, ਵਾਰ ੧੬ਸ, ੧, ੧ : ੩ (471) 


ਤੁਰਕਾਣੀ -- ਤੁਰਕ ਇਸਤ੍ਰੀ 


ਤੁਰਕ -- 





- ਸਸ ੫,੮੭੪ (1354) | 


- ਆਸਾ ੧, ਅਸ ੧੨, ੬ : ੧ (418) 
ਤੁਰਕੀ -- ਤੁਕਸਤਾਨ ਦੇ, ਘੋੜਿਆਂ ਦੀ ਇਕ ਉਚੀ 
ਨਸਲ 
“ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ।” 
-- ਗੋਉ ੧, ੧੩, ੪ : ੧ (155) 
ਤੁਰਕ -- ਤੁਰਕਸਤਾਨ ਦਾ ਵਸਨੀਕ ਭਾਵ 
ਮੁਸਲਮਾਨ, ਵੇਖੋ 'ਤੁਰਕ” 
“ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ 
ਕਟਿ ਜਾਈ।” 
-- ਆਸਾ ਕਬ, ੮, ੨ : ੨ (477) 
ਤੁਰਕੂ -- ਤੁਕਰਸਤਾਨ ਦਾ ਵਾਸੀ ਭਾਵ ਮੁਸਲਮਾਣ 
“ਹਿੰਦੂ ਅੰਨ੍ਹਾ ਤੁਰਕੂ ਕਾਣਾ।” ਰ 
- ਗੋਂਡ ਨਾਮ, ੭, ੪ : ੧ (875) 
ਤੁਰੰਗੁ -- (ਸੰ. ਰ੍ਰਦੰ7) ਘੋੜੇ, ਤੇਜ਼ ਚਲਣ ਵਾਲੇ ਘੋੜੇ 
“ਕਬਹੂ ਤੁਰੈ ਤੁਰੰਗ ਨਚਾਵੈ। ” 
- ਭੈਰ ਨਾਮ, ੫, ੨ : ੧ (1164) 
ਤੁਰੰਤਹ -- ਤੁਰਤ ਹੀ, ਝਟ ਪਟ ਹੀ 
“ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ 
ਮੁਗਧੁ ਫਿਰੈ।”” 
-- ਆਸਾ ਕਬ, ੧੫, ੨ : ੨ (479) 
ਤੁਰਤੁ -- ਝਟ ਹੀ 
“'ਤੁਝੂ ਤੁਰਤੁ ਛਡਾਊ ਮੇਰੋ ਕਹਿਓ ਮਾਨਿ।” 
- ਬਸੰ ਕਬ, ੪, ੨ : ੪ (1194) 
ਤੁਰਦਾ -- ਚਲਦਾ, ਗਤੀਸ਼ੀਲ 
“ਤੁਰਦੇ ਕਉ ਤੁਰਦਾ ਮਿਲੇ ਉਡਤੇ ਕਉ ਉਡਤਾ। ” 
(ਤੁਰਦੇ ਜਲ ਨਾਲ ਜਲ ਮਿਲਦਾ ਹੈ) 
- ਸੂਹੀ ੩, ਵਾਰ ਦਸ, ੨, ੨ : ੧ (788) 
ਤੁਰਾ -- ਤੇਰਾ (ਫਾ.) 
“ਨਾਨਕ ਬਗੋਯਦ ਜਨੁ ਭੁਫਾ ਤੇਰੇ ਚਾਕਰਾਂ ਪਾ 
ਖਾਕ ।” - ਤਿਲੰ ੧, ੧, ੪ : ੨ (721) 
ਤੁਰਾਵਹੁ -- ਤੋਰੋ, ਚਲਾਵਉ 
“ਇਸਹਿ ਤੁਰਾਵਹੁ ਘਾਲਹੁ ਸਾਟਿ।” 
-- ਗੋਂਡ ਕਬ, ੪,  ? ੨ (871) 
ਤੁਰਿ - ਤੁਰੰਤ, ਝਟ ਹੀ 
“ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣ।” 


ਤੁਰੀ 





-- ਸਲੋ ੧, ੧੩ : ੧ (1411) 
ਤੁਰੀ -- 1. ਘੇੜੀ 
“ਮਨ ਅਸਵਾਰ ਜੈਸੇ ਤੁਰੀ ਸੀਗਾਰੀ।” 
-- ਗਉ ੫, ੧੬0, ੧ : ੧ (198) 


ਚੜ੍ਹਾਇਆ। ” (ਦੇਹ ਰੂਪੀ ਘੋੜੀ) 
-- ਵਡ ੪, ਘੋੜੀ ੧, ੩ : ੫ (575) 
2. ਜੁਲਾਹੇ ਦਾ ਇਕ ਸੰਦ, ਕੁਚ 
“ਤੁਰੀ ਨਾਰਿ ਕੀ ਛੋਡੀ ਬਾਤਾ।” 
- ਗੋਂਡ ਕਬ, ੬, ੨ : ੧ (841) 
ਤੁਰੀਆਂ -- (ਸੰ. ਰ੍ਰਧੰ) ।. ਚੌਥੀ ਅਵਸਥਾ, ਪੂਰਨ 
ਗਿਆਨ ਤੇ ਸ਼ਾਂਤੀ ਵਾਲੀ ਤਿੰਨਾਂ ਗੁਣਾਂ 
(ਜਾਗ੍ਰਤ, ਸੁਪਨ ਤੇ ਸੁਖਮਤਿ) ਤੋਂ ਉਚੀ 
ਕੋਇ।” _ -- ਗਉ ੫. ਥਿਤੀ ੩ਸ : ੧ (297) 
“ਭੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ 
ਉਤਾਰੀ।” (ਸਹਜ ਅਵਸਥਾ ਵਾਲਾ ਗੁਣ) 
-- ਮੱਲਾਂ ੩, ੯, ੨ : ੨ (1260) 
2. ਚੌਥੀ 
“ਤੁਰੀਆ ਗੁਣੁ ਮਿਲਿ ਸਾਧ ਪਛਾਨੇ।” (ਅਰਥ 
“ਤੁਰੀਆ” ਅਵਸਥਾ ਕੀਤੇ ਜਾਂਦੇ ਹਨ) 
-- ਆਸਾ ੫, ੨, ੨ : ੪ (370) 
ਤਰੀਆਵਸਥਾ -- ਗਿਆਨ ਵਾਲੀ ਸਹਿਜ 
ਅਵਸਥਾ, ਸ਼ਾਂਤੀ ਤੇ 
ਟਿਕਾਉ ਵਾਲੀ ਭਟਕਣ 
ਮੁਕਤ ਅਵਸਥਾ 
“ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ।” 
-- ਗਉ ੧, ੧੨, ੧ : ੪ (154) 
ਤੁਰੇ - ਘੋੜੇ 
ਪਲ ਤੇ ਸਉਂਦਗਚੀ ਮਸਉਂਫਾਗਰ ਧਾਈ” 
-- ਗਉ ੪, ੪੭, ੨ : ੧ (166) 
ਤੁਲਸੀ -- ਇਕ ਪੌਦਾ ਜਿਸ ਦੇ ਪੱਤੇ ਦੁਆਈ ਵਜੋਂ 
ਵੀ ਵਰਤੇ ਜਾਂਦੇ ਹਨ ਤੇ ਪਵਿਤਰ ਵੀ 
ਸਮਝੇ ਜਾਂਦੇ ਹਨ। 
“ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ 
ਪਾਇਆ। ” -- ਰਾਮ ਨਾਮ, ੩, ੩ : ੧ (973) 


1173 





ਤੁਲਹੜਾ -- ਨਦੀ ਪਾਰ ਕਰਨ ਲਈ ਰਸੀ ਨਾਲ 
ਕਾਠ ਦਾ ਬੰਨ੍ਹਿਆ ਇਕ ਪ੍ਰਕਾਰ ਦਾ 
ਬੇੜਾ 
“ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ।” 
- ਸਿਰੀ ੧, ੯, ੧ : ੩ (17) 
=- ਰਸੀ ਨਾਲ ਬੰਨ ਕੇ ਫੱਟਿਆਂ ਦਾ 
ਬਣਾਇਆ ਇਕ ਬੇੜਾ 
“ਗੁਰ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ। ” 
- ਸਿਰੀ ੧, ੯, ੩ : ੧ (17) 
“ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ 
ਨਾਨਕ ਝੁਲਹਾ ਬੇੜੀ।” (ਨਦੀ ਵਿਚ ਤੋਲ ਬਰਾਬਰ 
ਕਰਨ ਲਈ ਲਕੜਾਂ ਦਾ ਬੰਨਿਆ ਆਸਰਾ) 
- ਗੂਜ ੫, ਵਾਰ ੯ਸ, ੫, ੧ : ੨ (520) 
ਤੁਲਾ -- 1. ਤਕੜੀ, ਤਰਾਜੂ 
“ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ 
ਸਭੋ ਹੀ ਥੋਰਾ।” 
- ਗਉਂ ੫, ੧੨੧, ੧ : ੨ (204) 
2. ਤੋਲ, ਵੱਟਾ 
ਬੁਲਾਵਾ।” -- ਸੂਹੀ ੧, ੯, ੧ : ੧ (730) 
3. ਤੋਲਾਦਾਨ, ਆਪਣੇ ਬਰਾਬਰ ਵਸਤ ਤੋਲ ਦੇ 
ਦਾਨ ਕਰਨੀ 
“ਤੁਲਾ ਪੁਰਖ ਦਾਨੇ। ” 
- ਗੋਂਡ ਨਾਮ, ੧, ੧ : ੨ (673) 


-- ਸਿਰੀ ੧, ਅਸ ੯, 2 : ੧ (59) 
ਤੁਲਾਇਦਾ -- ਤੁਲਵਾਉਂਦਾ/ਭਾਰ ਕਰਾਉਂਦਾ ਹੈ 
“ਆਧੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ 

ਸਦ ਕੁਰਬਾਣੁ ।” 
- ਸੋਰ ੪, ੫, ੪ : ਤੇ (606) 


-- ਸੋਰ ਕਬ, ੧੧, ੩ : ੨ (656) 
ਹੋਰ ਰੂਪ -- ਤੁਲਾਈਆ -- 
“ਨਾ ਜਲੂ ਲੇਫ ਤੁਲਾਈਆ ਨਾ ਭੋਜਨ 


ਤੁਲਾਈਐ 








ਪਰਕਾਰੋਵਾ।” 
-- ਵਡ ੧, ਅਲਾ ੪, ੩ : ੨ (581) 
ਤੁਲਾਈਐ -- ਤੁਲਵਾਈਐ, ਵਜ਼ਰ ਕਰਾਈਐ 
“ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ। ” 
- ਮਾਝ ੧, ਵਾਰ ੧੭ : ੫ (146) 


ਤੁਲਾਏ -- ਤੁਲਵਾਉਂਦਾ/ਵਜ਼ਨ ਕਰਵਾਉਂਦਾ ਹੈ 


1174 ਰ੍ ਤ੍ਹੈ 





ਹੋਰ ਰੂਪ -- ਤੁਲੀਐ -- 

“ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ 
ਤੋਲਿ।” _ -- ਸਿਰੀ ੧, ੨੧, ੧ : ੨ (22) 
“ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉਂ 
ਤੁਲੀਐ। ” (ਤੋਲਿਆ ਜਾ ਸਕਦਾ ਹੈ ਤੁਲੀ 
ਸਕਦਾ ਹੈ) -- ਗਉ ੪, ਵਾਰ ੯ : ੧ (304) 


“ਅਪਰੰਪਰੁ ਅਗਮ ਅਗੋਚਰੁ ਗੁਰਮਖਿ ਹਰਿ ਆਪਿ | ਤੁਲੀਜੈ -- ਤੋਲਿਆਂ 


ਤੁਲਾਏ ਅਤੁਲੁ ਤੋਲਿ।” 
-- ਬਸੰ ੧, 2, ੧" : ੨ (1170) 
ਤੋਲਾਹਾ -- ਤੋਲਕੇ, ਭਾਵ ਘੋਕ ਕੇ, ਮਲਾਂਕਣ ਕਰਕੇ 
“ਸਭਿ ਤੀਰਥ ਵਰਤ ਜਗ ਪੁੰਨ ਤ੍ਰੋਲਾਹਾ। ” 
-- ਜੈਤ ੪, ੧੧, ੩ : ੧ (699) 
ਤੋਲਾਵੈਂ -- ਤੁਲਵਾਏ 
` ਗੁਰਮੁਖਿ ਤੋਲਿ ਤ੍ਰੋਲਾਵੈ ਤੋਲੈ।” 
- ਜਪੁ ੧, ਸਿਗੋ ੨੨ : ੨ (932) 
ਤੁਲਿ -- !. ਬਰਾਬਰ, ਸਮਾਨ 


“ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੂਜੈ ਨ 
ਤੋਲ ਤੁਲੀਜੈ । ” 
-- ਕਲਿ ੪, ਅਸ ੩, 2 : ੨ (1325) 
ਭੁਲੁ -- ਤੋਲ, ਪੈਮਾਨਾ, ਤਰਾਜੂ (ਮਹਾਨਕੋਸ਼) 

੨> ਜਉ ੧. 2੬ ? ੬ 5. 

“ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲ 
ਪਰਵਾਣੁ।” (ਤੋਲ ਦਾ ਪੈਮਾਨਾ) 

-- ਸੋਰ ੪, ੫, ੪ : ੨ (606) 





“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਤੁਲੈ -- ਤੁਲ ਰਿਹਾ ਹੈ, ਜੋਖਿਆ ਜਾ ਰਿਹਾ ਹੈ 


ਵੀਸਰਹਿ।” _ - ਜਪੁ ੧, ੨੩ : ੪ (5) 
2. ਤਕੜੀ : (ਸ਼ਬਦਾਰਥ, ਸੰਥਿਆ) 
“ਭੁਕੀਲਿ ਨਹੀ' ਚਢੈ ਜਾਇ ਨ ਮੁਕਾਤੀ ਹਲ 
ਲਗੈ ਨ ਭਾਰੀ।” 
- ਗਉ ਕਬ, ੪੮, ੧" : ੨ (333) 
(ਦਰਪਣ ਇਸ ਦੇ ਅਰਥ _ਤੋਲੀ ਨਹੀਂ ਜਾ 
ਸਕਦੀ ਅਤੇ “ਨਿਰਣੈ” ਨੇ ਤੁਲ ਕੇ (ਤਕੜੀ) 
ਨਹੀਂ ਚੜ੍ਹ ਸਕਦੀ ਕੀਤੇ ਹਨ) 
ਤੁਲਿਓ -- ਤੋਲਿਆ 
“ਇਸੁ ਕਰਤੇ ਕਉ ਕਿਉਂ ਗਹਿ ਰਾਖਉ ਅਫਰਿਓ 
ਤੁਲਿਓ ਨ ਜਾਈ।” 
- ਰਾਮ ੧, ਓਅੰ ੬ : ੧ (930) 
ਤੁਲਿਆ -- ਤੋਲਿਆ 
“ਅਗਮੁ ਅਗੋਚਰੁ ਅਤਿ ਵਡਾ ਅਤੁਲੂ ਨ ਤੁਲਿਆ 
ਜਾਇ।” 
ਰ -- ਬਿਹਾ ੪, ਵਾਰ ੧੮ਸ, ੩, ੧ : ੨ (555) 
_ਤੁਲੀਅਹਿ - ਤੁਲੀਦਾ ਹੈ, ਭਾਵ ਪੂਰਾ ਉਤਰੀਦਾ 
ਹੈ 
_ “ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੇ ਪਾਈਐ। ” 


-- ਸਾਰ ੪, ਵਾਰ ੬ਸ, ੧, ੧ : ੧ (1239) 


“ਆਪਿ ਤੁਲੈ ਆਪੇ ਵਣਜਾਰ।” 
- ਗਉਂ ੧, ੫, ੪ : ੩ (152) 
ਭੂ - ਤੂੰ, ਆਪ 
“ਭੂ ਸਦਾ ਸਲਾਮਤਿ ਨਿਰੰਕਾਰ।” 
- ਜਪੂ ੧, ੧੬ : ੨੫ (3) 
“ਜਿਸ ਭੂ ਦੇਹਿ ਤਿਸੈ ਕਿਆ ਚਾਰਾ।” 
- ਆਸਾਂ ੧, ਸੋਂਦ ੨, ੪ : ੩ (9) 
ਹੋਰ ਰੂਪ -- ਡੂੰ - 
“ਨਾਨਕ ਨਾਮ ਸਲਾਇ ਡੂੰ ਅੰਤੁ ਨ ਪਾਰਾਵਾਰੁ।” 
-- ਸਿਰੀ ੩, ੫੭, ੪ : ੩ (9) 
ਤੂਹੀ - ਕੇਵਲ ਤੂੰ 
“ਏਕ ਤੂਹੀ ਏਕ ਭੂਹੀ। ” 


-- ਮਾਝ ੧, ਵਾਰ ੧੩ਸ, ੧, ੧ : ੩ (143) 


- ਆਸਾ ੫, ੧੪੪, ੧ : ੧ (407) 
ਤੂਹੈ -- ਕੇਵਲ ਤੂੰ 


“ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ 
ਨ ਕੋਈ।”? -- ਬਿਹਾ ੪, ਵਾਰ ੩ : ੧ (549) 


ਤੂਟੀ 








ਹੋਰ ਰੁਪ -- ਤੂੰਹੈ -- 
“ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ 
ਕਰਹਿ ਸੁ ਹੋਈ।” 
-- ਆਸਾ ੪, ਛੰਤ ੧੦੪, ੩ : ੪ (448) 
“ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ 
ਸਮਾਏ।” 
-- ਬਿਹਾ ੫, ਛੰਤ ੧, ੧ : ੫ (542) 
ਤੂਟ = ਤੋਟਾ, ਘਾਟਾ 
“ਪੂਰਨ ਭਈ ਸਮਗਰੀ ਕਬਹੂ ਨਹੀ ਤੂਟ। ” 


-- ਬਿਲਾ ੫, ੬੨, ੧" : ੨ (816) 
ਤੂਟਉ =- ਟੁੱਟੇ 
“ਕਿਤੈ ਪ੍ਰਕਾਰਿ ਨ ਭੂਟਉ ਪ੍ਰੀਤਿ। 
-- ਧਨਾ ੫, ੫੮, ੧" : ੧ (684) 
ਤੁਟਸਿ -- ।. ਟੁੱਟੇ ਭਾਵ ਮੁਕਣਾ 


ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ 
ਨੇਹੁ।” 

-- ਸਿਰੀ ੪, ਵਾਰ ਪਸ, ੩, ੧ : ੨ (64) 
“ਕਬਹੂ ਨ ਭੂਟਸਿ ਰਹਿਆ ਸਮਾਇ।” (ਪ੍ਰੀਤ 
ਨਹੀਂ ਟੁਟਦੀ) 

- ਭੈਰ ਨਾਮ, ੭, ੩ : ੩ (1164) 

2. ਟੁਟਣਾ, ਦੋ ਟੁਕੜੇ ਹੋਣਾ (ਫਿਜੀਕਲ ਬਰੇਕ) 

ਸਰੀਰਕ ਵਖਰਤਾ 

ਬਾਜੀ।” 

-- ਗਉ ਕਬ, ੫੩, ੩ : ੨ (335) 

“ਦਰਗਹ ਅੰਦਰਿ ਪਾਈਐ ਤਗੁ ਨ ਤੂਣਸਿ 
ਪੂਤ। ` 

-- ਆਸਾ ੧, ਵਾਰ ੧ਪਸ, ੧, ੩ : ੨ (471) 


-- ਮਾਝ ੩, ਅਸ ੩0, ੩ : ੩ (127) 
2. ਟੁੱਟਣਾ ਭਾਵ ਖਤਮ ਹੋ ਜਾਣਾ 
“ਨਰਕ ਨਿਵਾਰੈ ਦੁਖੁ ਹਰੈ ਤੂਣਹਿ ਅਨਿਕ 
ਕਲੈਸ। ” 
-- ਗਉ ੫, ਥਿਤੀ, ੪ : ੩ (297) 
ਬਣਤ '-- 1. ਟੁੱਟਦਿਆਂ, ਭਾਵ ਖਤਮ ਹੁੰਦਿਆਂ 


ਤੁਟ ਰ੍ ਰ 1175 ਤੂ 





| “ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ 

ਜਲ ਫੋਰੀ।” -- ਸਾਰ ੫, ੯੪, ੧ : ੨ (1222) 

2. ਟੁੱਟਦਾ ਭਾਵ ਵੱਖ ਹੁੰਦਾ 

“ਲਾਇ ਪ੍ਰੀਤਿ ਕੀਨ ਆਪਨ ਭੂਟਤ ਨਾਹੀ ਜੋਰੁ।” 
(ਜੋੜ ਨਹੀਂ ਟੁਟਦਾ) 


- ਕਾਨ ੫, ੪੮, ੧: ੧ (1307) . 


ਤੂਟਤੇ -- ਟੁੱਟ ਜਾਂਦੇ ਹਨ, ਭਾਵ ਖਤਮ ਹੋ ਜਾਂਦੇ ਹਨ 
“ਪੁਤ ਮਿਤਰ ਬਿਲਾਸ ਬਨਿਤਾ ਤੂਟਤੇ ਏ ਨੇਹ।” 
- ਮਾਰੂ ੫, ੨੫, ੧ : ੨ (1606) 
ਤੂਣਾ -- 1. ਮੁਕਿਆਂ ਖਤਮ ਹੋਇਆ, ਮੁਕਤ ਹੋਇਆ 
“ਕਿਲਿ ਬਿਧਿ ਆਵਣੁ ਜਾਵਣੁ ਤੂਟਾ। ” 
-- ਮਾਝ ੫, ਅਸ ੩੬, 2 2 ਦੇ 01413 
“ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਭੂਫਾ। ” 
(ਛੁੱਟ ਗਿਆ, ਮੁੱਕ ਗਿਆ) ਰ੍ 
-- ਵਡ ੫, ਛੰਤ ੨, ੩ : ੫ (578) 
“ਫਾਥੀ ਮਛੁਲੀ ਕਾ ਜਾਲਾ ਝੂਟਾ।” (ਜਾਲ ਟੁੱਟ 
ਗਿਆ, ਖੁਲ ਗਿਆ।) 
=--ਰਾਮ ੫, ੫0, ੨ ? ੪ (8੬08) 
2. ਟੁਟਿਆਂ, ਦੋ ਟੁਕੜੇ ਹੋ ਗਿਆ, ਵੇਖੋ 'ਤੁਟਸਿ' 
(2) 
ਬੋਲਤੁ ਕਹਾ ਸਮਾਈ। ” 
- ਗਉ ਕਬ, ੫੨, ੧" : 
ਤੂਟਿ -- ।. ਟੁੱਟਦਾ ੍ 
“ਕਟੀ ਨ ਕਟੈ' ਭੂਣਿ ਨਹ ਜਾਈ।” 
ਮੀ -- ਗਉ ਕਬ, ੩0, ੨ : ੧ (329) 
“ਤੂਟਿ ਜਾਂਇਗੋ ਸੂਤਿ ਬਾਪੁਰੇ ਫਿਰਿ ਪਾਛੈ ਪਛੁਤੋਹੀ। ” 
`-- ਸੋਰ ੫, 8, ੩ : ੨ (609) 
2:' ਮੁੱਕ ਗਈ, ਖਤਮ ਹੋ ਗਈ 
“ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ 
ਤੁਟਿ।”? - ਗੂਜ ੫, ੨੯, ੧ : ੧ (502) 


੧ (334) 


ਭੂਟੀਂ - 1: ਮੁਕ ਗਈ, ਖਤਮ ਹੋ ਗਈ 


_ “ਸੇ ਮੁਕਤ ਸੇ ਮੁਕਤੁ ਭਏ ਜਿਨ ਹਰਿ ਧਿਆਇਆ 
ਜੀ ਤਿਨ ਤੂਟੀ ਜਮ ਕੀ ਫਾਸੀ।” 

-- ਆਸਾਂ ੪, ਸੋਪੁ ੧, ੩ : ੨ (11) 
“ਜਗ ਸਿਉ ਭੂਣੀ ਝੂਠ ਪਰੀਤਿ। ” 

-- ਬਸੰ ੧, ਅਸ ੧, ੧ : ੪ (1187) 





-` ਗਉ ੫, ੧੫੬", ੨ : ੨ (213) 
“ਧਰ ਤੂਟੀ ਗਾਡੋ ਸਿਰ ਭਾਰਿ। ” (ਧੁਰਾ ਭੱਜ/ਟੁੱਟ 


ਗਿਆ) _ -- ਰਾਮ ੧, ੧੧, ੨ : ੩ (879) 
3. ਟੁੱਟ ਗਈ, ਗਿਰ ਗਈ, ਢਹਿ ਗਈ 
“ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ 
ਭੀਤਾ ਭਰਮ ਗੜਾ।” 


- ਆਸਾ ੫, ਛੰਤ ੧, ੪ : ੩ (453) : 


“ਬਸਤਾ ਤੂਟੀ ਝੁੰਪੜੀ ਚੀਰ ਸ਼ਭਿ ਛਿੰਨਾ।” 
(ਡਿੱਗੀ /ਟੁੱਟੀ ਹੋਈ) 
-- ਜੈਤ ੫, ਵਾਰ ੭ : ੧ (707) 


ਤੂਟੇ -- 1. ਟੁੱਟ ਗਏ 


“ਨਾਇ ਵਿਸਰਿਐ ਧ੍ਰਿਗੁ ਜੀਵਣਾ ਭੂਟੇ ਕਚ ਧਾਗੇ।” 
- ਗਉ ੫. ਵਾਰ ੧੬ : ੪ (322) 
“ਬੰਧਨ ਝੂਟੇ ਇਕੁ ਨਾਮੁ ਵਸਾਮੰ।” 
-- ਬਿਲਾ ੧, ਅਸ ੧, ੭ : ੪ (831) 
ਹੋਰ ਰੂਪ -- ਤੂਟੈ -- 
“ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ 
ਜਿਤੁ ਭੈ ਬੰਧਨ ਤੂਟੈ।” 
- ਆਸਾ ਕਬ, ੧, ੧" 
2. ਮੁਕ ਜਾਏ, ਖਤਮ ਹੋ ਗਏ 
“ਤੂਟੇ ਮਾਇਆ ਮੋਹ ਪਿਆਰ।” 
- ਭੈਰ ੫, ੪੪, ੩ : ੨ (1148) 
“ਲੋਭ ਮੋਹ ਝੂਟੇ ਭ੍ਰਮ ਸੰਗਾ।” 
-- ਸਾਰ ੫, ੧੪, ੩ : ੨ (1206) 
ਹੋਰ ਰੂਪ -- ਤੂਟੈ -- 
“ਲਾਗੀ ਪ੍ਰੀਤਿ ਨ ਝੂਟੈ ਮੂਲੇ।” 


- ਮਾਝ ੫, ੩੮, 2 : ੧ (105) 


: ੧ (475) 


- ਸੂਹੀ ੧, ੮, ੩ : ੧ (730) 


ਤੂਠਾ -- ਪ੍ਰਸੰਨ ਹੋਇਆ, ਮਿਹਰ ਵਿਚ ਆਇਆ, 


ਕ੍ਰਿਪਾਲ ਹੋਇਆ। 


“ਹਰਿ ਰਸੁ ਮੀਨਾ ਮਨ ਮਹਿ ਵੂਠਾ ਸਤਿਗੁਰੁ ਤੂਠਾ 


ਸਹਜੁ ਭਇਆ। ” 


- ਆਸਾ ੫, ਛੰਤ ੧, ੧ : ੩ (452) 


ਹੋਰ ਰੂਪ -- ਤੂਠੇ -- 


1176 


ਤੂਰਾ 








"ਸਭਿ ਸੁਖ ਪਾਏ ਸਤਿਗੁਰ ਝੂਠੇ।” (ਕ੍ਰਿਪਾਲ 
ਹੋਇਆ) -- ਬਿਲਾ ੫, ੨, ੩ : ੩ (801) 


“ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ।” 
- ਸਿਰੀ ੫, ੭੫, ੩ : ੨ (44) 


ਤੂੰਬਰੀ -- ਤੂੰਬੜੀ, ਤੂੰਬੀ 


ਅਬਧ। `` - ਸਲੋ ਕਬ, ੨0੨ : ੧ (1375) 
(ਪ੍ਰੋ. ਸਾਹਿਬ ਸਿੰਘ ਪਦਛੇਦ “ਤੂੰ ਬਰੀ” ਕਰਕੇ 


` “ਜਿਨ੍ਹਾ ਵੇਲਿ ਨ ਤੂੰਬੜੀ ਮਾਇਆ ਨਗੇ ਠਗਿ। ” 
-- ਸਲੋ ੩, ੬ : ੩ (1413) 


ਤੂੰਬਾ -- ਕਦੂ ਜਾਤ ਦਾ ਇਕ ਫਲ ਜਿਸ ਤੋਂ ਕਈ 


ਤਰ੍ਹਾਂ ਦੇ ਤਾਰਦਾਰ ਸਾਜ਼ ਬਣਦੇ ਹਨ। 
“ਮਨੁ ਪਵਨੁ ਦੁਇ ਡੂੰਬਾ ਕਰੀ ਹੈ ਜੁਗ ਜੁਗ ਸਾਰਦ 
ਸਾਜੀ।” -- ਗਉ ਕਬ, ੫੩, ੩ : ੧ (334) 


ਤੂੰਮਰੁ - ਕਦੂ ਜਾਤ ਦਾ ਫਲ, ਵੇਖੋ 'ਤੁੰਬ” 


“ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੂ। ” 


- ਆਸਾ ੫, ੧2੭, ੨ : ੧ (403) 


ਤੁਮੜੀ -- ਤੁੰਬੀ, ਕਦੁ ਜਾਤ ਦਾ ਇਕ ਕੋੜਾ ਫਲ 


“ਬਾਹਰਿ ਧੋਤੀ ਭੂਮੜੀ ਅੰਦਰਿ ਵਿਸੁ ਨਿਕੋਰ।” 
- ਸੂਹੀ ੩, ਵਾਰ ੧੨ਸ, ੧, ੨ : ੩ (789) 
-” (ਸੰ. ਰ੍ਰਹੰ) ਤੁਰਮ, ਨਰਸਿੰਘਾ 
ਆ 
- ਗਉ ਕਬ, ਥਿਤੀ ੧੩ : ੨ (344) 
“ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ 
ਧੁਨਿ ਤੂਰ ਵਜਈਆ” (ਭਾਵ ਵਾਜੇ) 
- ਬਿਲਾ ੪, ਅਸ ੩, ੫ : ੧ (835) 


ਤੂਰਾ -- ਤੁਰਮ, ਨਰਸਿੰਘਾ, ਵੇਖੋ “ਤੂਰ” 


“ਤਿਤੁ ਘਟ ਅਨਹਤ ਬਾਜੇ ਤੂਰਾ।” 
-- ਗਉ ੧, ੧੬, ੨ : ੨ (228) 
ਤੂਰਾ।”” (ਵਾਜੇ) 
-- ਸੋਰ ੫, ੩੬; ੧" 
`ਹੋਰ ਰੂਪ -- ਤੂਰੁ -- 
“ਅਉਗਣ ਫਿਰਿ ਲਾਗੂ ਭਏ ਕੂਰਿ ਜਿ 


: ਦੇ (616) 


ਤੂਲਾ 1177 


ਤੇਹ 








ਤੂਰੁ। ' 
-- ਸਿਰੀ ੧, ੧੫, ੧ : ੨ (19) 
ਭੂਰੇ - 
“ਤਹ ਬਾਜੇ ਨਾਨਕ ਅਨਹਦ ਭੂਰੇ । ” 
-- ਗਉ ੫, ਬਾਅ ੩੬ : ੮ (258) 
ਤੂਲਾ -- ਗਠਾ, ਪੁਲੰਦਾ 
“ਹਾਡ ਜਲੇ ਜੈਸੇ ਲਕਰੀ ਕਾ ਤੂਲਾ। ” 


-- ਗੋਂਡ ਕਬ, ੨, ੨ : ੧ (870) 


ਤੇ -- 1. ਦੇ 
“ਤਿਸ ਝੇ ਭਾਰੁ ਤਲੈ ਕਵਣੁ ਜੋਰੁ।” 


-- ਜਪੁ ੧, ੧੬ : ੧੨ (3) 





2. ਤੋ 
“ਤਿਸ ਤੇ ਹੋਏ ਲਖ ਦਰਿਆਉ।” 
ਰ੍ ਰ -- ਜਪੁ ੧, ੧੬ : ੨੧ (3) 
“ਗੁਰ ਝੇ ਬਾਹਜ਼ਿ ਕਿਛੁ ਨਹੀ ਗੁਰ ਕੀਤਾ ਲੋੜੇ ਸੁ 
ਹੋਇ।”” (ਤੋਂ) 
-- ਸਿਰੀ ੫, ੯੯, ੨ : ੪ (52) 
“ਤਨੁ ਹੈਮੰਚਲਿ ਗਾਲੀਐ ਭੀ ਮਨੁ ਝੇ ਰੋਗੁ ਨ 
ਜਾਇ।”” (ਤੋਂ) 
-- ਸਿਰੀ ੧, ਅਸ ੧੪, ੩ : ੨ (62) 
“ਜਬ ਤੇ ਸਾਧੂ ਸੰਗਤਿ ਪਾਏ। ” 
- ਮਾਝ ੫, ੨੪,੪:੧(101) 
“ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ 
ਜਾ ਝੇ ਤੇਰੈ ਨਾਇ ਵਾਸਾ।” (ਸਦਕਾ) 


-- ਧਨਾ ੧, ਸੋਹ ੩,੪: ੨(13) 


“ਜਾ ਕਉਂ ਆਏ ਸੋਈ ਬਿਹਾਝਹੁ ਹਰਿ ਗੁਰ ਤੇ 
ਮਨਹਿ ਬਸੇਰਾ।” (ਗੁਰੂ ਦੀ ਰਾਹੀਂ, ਗੁਰੂ ਤੋਂ 
ਗੁਰੂ ਦੁਆਰਾ) 

- ਗਉ ੫, ਸੋਹ ੫, ੩ : ੧ (13) 

“ਗੁਰ ਝੇ ਨਿਰਮਲੁ ਜਾਣੀਐ ਨਿਰਮਲ ਦੇਹ 
ਸਰੀਰੁ।” (ਦੁਆਰਾ, ਰਾਹੀਂ) 

-- ਸਿਰੀ ੧, ਅਸ ੭, ੧ ? ੧ (57) 
4. ਉਨ੍ਹਾਂ ਦੇ 


“ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।” 
-- ਜਪੁ ੧, ੩੮ਸ : ੬ (8) 

5. ਓਹ 

“ਖਸਮੁ ਵਿਸਾਰਹਿ ਤੇ ਕਮਜਾਤਿ।” 


-- ਆਸਾ ੧, ਸੋਦ ੩, ੪ : ੩ (10) 

6. “ਅਤੇ” ਦਾ ਸੰਖੇਪ 
“ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ। ” 
-- ਸਿਰੀ ੫, ੨੬, ੫ : ੩ (70) 


ਤੇਊਂ -- ।. ਉਹ 


- ਗਉ ੫, ਬਾਅ ੪ : ੨ (251) 


_2. ਉਹ ਹੀ 


“ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ 
ਕਮਾਹਿ।” 
-- ਗਉ ੫, ਬਾਅ ੯ : ੨ (252) 
3. ਇਹੋ ਜਿਹੇ 
“ਚਰਨ ਬਧਿਕ ਜਨ ਤੇਊ ਮੁਕਤਿ ਭਏ। ” 
- ਗਉ ਨਾਮ, ੧, ੧ : ੨ (345) 
“ਜਪ ਹੀਨ ਤਪ ਹੀਨ ਕੁਲਹੀਨ ਕ੍ਰਮ ਹੀਨ ਨਾਮੇ 
ਕੇ ਸੁਆਮੀ ਭੇਊ ਤਰੇ।” 
- ਗਉ ਨਾਮ, ੧, ੨ : ੨ (345) 
4. ਉਹ ਵੀ 
“ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ।” 


-- ਧਨਾ ਕਬ, ੫, ੨ : ੨ (692) 


ਤੇਈ -- ਉਹ ਹੀ 


“ਬਿਖਮ ਸਾਗਰੁ ਤੇਈ ਜਨ ਤਰੇ।” 
- ਗਉ ੫, ੧੩੭, ੪ : ੧ (193) 


ਤੇਹ =- 1. ਉਸ ਨੇ 


“ਨਾਨਕ ਤੇਹ ਪਰਮ ਸੁਖ ਪਾਇਆ।” 
- ਗਉ ੫, ਬਾਅ 80 : ੮ (258) 
ਹੋਰ ਰੂਪ -- ਤੇਂਹ - 
“ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ 
ਮਰਨਾ ਤੇੱਹ।” (ਉਸ ਨੇ) 
- ਜੈਤ ੫, ੧0, ੧ : ੨ (702) 
2. ਤਿਨ੍ਹਾਂ 


“ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ 

ਤੇਹ।” (ਤੇਹ ਲਗਿ ਤਿਨਾਂ ਨਾਲ ਲੱਗ ਕੇ। 

-- ਆਸਾਂ ੧, ਅਸ ੨, ੬ : ੧ (431) 

(“ਮਹਾਨਕੋਸ਼” ਅਰਥ “ਤਿਸ ਕਰਕੇ” ਕਰਦਾ 
ਹੈ) 
3. ਉਹ 


ਦਯ 


ਤਹੜ 


“ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ 
ਅਘਾਏ।” -- ਸਮੁ ੫, ੬ : ੪ (1386) 
ਤੇਹੜ -- ਤੇਰਾ ਮਨ 
“ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ।” 
(ਭਾਵ ਅਹੰ ਤਿਆਗ) 
-- ਸੈਰ ੪, ਵਾਰ ੧੧ਸ, ੩, ੧ : ੨ (646) 
ਤੇਹਾ -- ਉਹੋ ਜਿਹਾ ਰ 
_ “ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ।” 
- ਜਪੁ ੧,2੭2: ੭ (2) 





ਤੇਹਿ -- 1. ਉਹ 
“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ 
ਤੇਹਿ।” _- ਸੋਰ ੧, ਅਸ ੪, ੬ : ੨ (637) 
2. ਤਿਸ ਲਈ, ਇਸ ਕਾਰਨ ਲਈ 
“ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ।” 
-- ਰਾਮ ੧, ਓਅੰ ੪0 : ੪ (935) 

('ਮਹਾਨਕੋਸ਼” ਅਰਥ ਸਨੇਹ, ਮੁਹਬਤ ਕਰਦਾ 
ਹੈ; ਦਰਪਣ ਤੇ ਪਦ ਨਿਛੇਦ ਸੇਵ 'ਹਿਤੇਹਿ” 
ਕਰਕੇ ਅਰਥ ਕੀਤਾ ਹੈ “ਸਨੇਹ” ਪਿਆਰ ਨਾਲ; 
ਨਿਰਣੈ ਅਰਥ 'ਉਸ ਨੂੰ ਕਰਦਾ ਹੈ) 
3. ਉਨ੍ਹਾਂ ਤੋਂ 
“ਪਾਰਬ੍ਰਹਮ ਕਾ ਅੰਤੁ ਨ ਤੇਹਿ।” 

- ਸਾਰ ੫, ਅਸ ੨, ੭ : ੪ (1236) 


ਤੇਹੀ -- ਉਹੋ ਜੇਹੀ, ਤੈਸੀ 





“ਜੇਹੀ ਵਾਸਨਾ ਪਾਏ ਝੇਹੀ ਵਰਤੈ ਵਾਸੂ ਵਾਸੁ 


ਜਣਾਵਣਿਆ। ” 
-- ਮਾਝ ੩, ਅਸ ੪, ੬:੨(118) 
“ਮੈਲੁ ਨ ਉਤਰੈ ਸੁਧੁ ਨ ਤੇਹੀ।” (ਉਹੋ ਜੇਹੀ) 
-- ਗਉ ੫, ੧੬੯, ੨ : ੨ (200) 
(“ਮਹਾਨਕੋਸ਼` ਅਰਥ ਤਿਸ ਸੇ, ਉਸ ਤੋਂ ਅਤੇ 
“ਦਰਪਣ” ਉਸ ਤਰੀਕੇ ਨਾਲ ਕਰਦੇ ਹਨ) 
ਹੋਰ ਰੂਪ -- ਤੇਹੇ -- 
“ਜੇਹਾ ਤੂੰ ਹੁਕਮੁ ਕਰਹਿ ਭੇਹੇ ਕੋ ਕਰਮ ਕਮਾਵੈ 
ਜੇਹਾ ਤੁਧੁ ਧੁਰਿ ਲਿਖਿ ਪਾਇਆ।”” (ਉਹੋ 
ਜਿਹੇ) __-- ਸੂਹੀ ੪, ੧੫, ੨ : ੨ (736) 


“ਜੇਹੀ ਸੁਰਤਿ ਭੇਹੈ ਰਾਹਿ ਜਾਇ।” (ਉਹੋ 
ਜਿਹੇ) - ਧਨਾ ੧, ੬, ੩ : ੪ (662) 


1178 








ਤੇਜਵੰਸੀ 
ਤੇਹੋ -- 1. ਉਹੋ 
“ਜੇਹਾ ਸਤਗੁਰੂ ਕਰਿ ਜਾਣਿਆ ਭੇਹੋ ਜੇਹਾ ਸੁਖੁ 
ਹੋਇ।” -- ਸਿਰੀ ੩, ੪੪, ੪ : ੧ (30) 
2. ਉਹੋ ਜਿਹਾ, ਉਸੇ ਤਰ੍ਹਾਂ ਦਾ 
“ਜੇਹਾ ਡਿਠਾ ਮੈ ਤੇਹੋ ਕਹਿਆ।” 
- ਮਾਝ ੫, ੧0, ੪ : ੧ (97) 
ਤੇਗ -- (ਫਾ. ਤੇਗ਼) ਤਲਵਾਰ, ਖੜਗ 
“ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ 
ਜਾਵਹਿ।” 
-- ਮਾਝ ੧, ਵਾਰ ੧ਪਸ, ੧, ੧ : ੫ (145) 
ਤੇਗਬੰਦ -- ਤਲਵਾਰ ਬੰਨਣ ਵਾਲਾ, ਤਲਵਾਰਧਾਰੀ 
(ਮਹਾਨਕੌਸ਼) ਗਾਤਰਾ (ਦਰਪ 
ਨਿਰਣੈ) 
“ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ। ” 
- ਸਿਰੀ ੧, ੭, ੩ : ੨ (16) 
ਤੇਜ -- 1. ਵੇਗ, ਤੇਜ਼ ਰਫਤਾਰ 
“ਹਸਤਿ ਰਥ ਅਸੂ ਪਵਨ ਭੇਜ ਧਣੀ ਭੂਮਨ 
ਚਤੁਰਾਂਗਾ।” _ -- ਜੈਤ ੫, ੧, ੩ : ੧ (700) 
_2. ਪ੍ਰਕਾਸ਼, ਜੋਤ 
“ਆਪੁ ਆਪ ਤੇ ਜਾਨਿਆ ਭੇਜ ਤੇਜੁ ਸਮਾਨਾ।” 
- ਬਿਲਾ ਕਬ, ੧੧, ੩ : ੧ (857) 
ਤਿਹੁ ਲੋਗ ਪ੍ਰਗਾਸੇ।” (ਪ੍ਰਕਾਸ਼) 
-- ਸਵ ੪, ਮਥੁ ੬ : ੧ (1404) 
ਤੇਜਣਿ -- ਤੇਜ਼ ਚਾਲ ਵਾਲੀ (ਘੋੜੀ) 
“ਦੇਹ ਭੇਜਣਿ ਜੀ ਰਾਮਿ ਉਪਾਈਆ ਰਾਮ।” 
- ਵਡ ੪, ਘੋੜੀ ੧, ੧ : ੧ (575) 
“ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ।” 
- ਵਡ ੪, ਘੋੜੀ ੧, ੪ : ੧ (575) 
ਤੇਜਨ -- ਪਰਤਾਪ ਵਾਲੇ 


ਰਾਤਾ। ” -- ਗੂਜ ੫, ਅਸ ੧, ੨ : ੨ (507) 
ਤੇਜਨੜੀ =- ਘੋੜੀ, ਤੇਜ਼ ਚਲਣ ਵਾਲੀ ਘੋੜੀ 
“ਦੇਹ ਤੇਜਨੜੀ ਹਰਿ ਨਵਰੰਗੀਆ ਰਾਮ।” 
ਰ - ਵੰਡ ੪, ਘੋੜੀ ੨, ੧ : ੧ (576) 
ਤੇਜਵੰਸੀ -- ਪਰਤਾਪੀ ਕੁਲ ਵਾਲਾ 
“ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ 





ਤੇਜੁ 1179 ਤਨ ' 





ਰਾਤਾ। ” _-- ਗੂਜ ੫, ਅਸ ੧, ੨ : ੨ (507) 
ਤੇਜੁ - ਜੋਰ, ਬਲ, ਸ਼ਕਤੀ, ਸੱਤਾ 

"ਤਰੁਣ ਭੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੂ ਅਪਸਰੁ 
ਨ ਪਛਾਣਿਆ।” (ਭਾਵ ਜੋਸ਼) 

- ਸਿਰੀ ਬੇਣੀ ੧, ੩ : ੧ (93) 

“ਸੰਤ ਕੈ ਦੂਖਨਿ ਭੇਜੁ ਸਭੁ ਜਾਇ” (ਤੇਜ਼ ਪ੍ਰਤਾਪ) 

-- ਗਉ ੫, ਸੁਖ ੧੩, ੨ : ੭ (279) 
“ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ 

ਸਭੁ ਲੀਨ੍ਹਾ।” (ਸੱਤਾ) 

-- ਆਸਾ ਕਬ, ੧੮. 2 : ੨ (460) 
2. ਅਗਨ 

“ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ। ” 

-- ਗਉਂ ਕਬ, ੧੮, ੪ : ੧ (327) 
3. (ਸੰ. ਹੇਯਯੂੰ) ਜੋਤ 
"ਆਪੁ ਆਪ ਤੇ ਜਾਨਿਆ ਤੇਜ ਭੇਜੁ ਸਮਾਨਾ। ” 

- ਬਿਲਾ ਕਬ, ੧੧, ੨ : ੧ (857) 

4. ਪ੍ਰਤਾਪ 
“ਮਾਣੁ ਮਹਤਾ ਭੇਜੁ ਆਪਣਾ ਆਪਿ ਜਰਿ। ” 
-- ਰਾਮ ੫, ਵਾਰ ੧੮ : ੬ (965) 
5. ਤਪੋ ਗੁਣ, ਕ੍ਰੋਧ 
“ਤੀਰਥਿ ਤੇਜੁ ਨਿਵਾਰਿ ਨ ਨ੍ਰਾਤੇ ਹਰਿ ਕਾ ਨਾਮੁ 
ਨ ਭਾਇਆ।” 
- ਮਲਾ ੧, ੩, ੨ : ੧ (1255) 
6. ਪ੍ਰਕਾਸ਼ 
“ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ 
ਛ਼ਾਯਉ।” 

-- ਸਵ ੫, ਮਥੁ ੨ : ੩ (1408) 
ਤੇਜੋ -- ਗੁਰੂ ਅਮਰਦਾਸ ਜੀ ਦੇ ਪਿਤਾ ਤੇਜਭਾਨ 
“ਭਲਉ ਪ੍ਰਸਿਧੁ ਭੇਜੋ ਤਨੌ ਕਲ ਜੋੜਿ ਕਰ 

ਧਾਇਅਓ।” - ਸਵ ੩, ੫ : ੫ (1393) 
ਤੇਟਿਆ -- ਨੇੜੇ ਹੋਣਾ, ਵਸ ਪੈਣਾ 
“ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ।” 
- ਗੂਜ ੫, ਵਾਰ ੧0 : ੨ (520) 
ਤੇਟੈ -- ਡਾਂਟਦਾ, ਤਾੜਦਾ 
“ਸਤਿਗੁਰੁ ਭੇਟੈ ਜਮੁ ਨ ਤੇਟੈ।” 
-- ਪ੍ਰਭਾ ੫, ੧੩, ੨ : ੨ (1341) 


ਤੇਭ -- ਉਤਨੀ 





“ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ। ” 

-- ਆਸਾ ੫, ਛੰਤ ੫, ੪ : ੧ (456) 
ਤੇਤਾ -- 1. ਉਤਨਾ ਹੀ, ਉਹ ਸਾਰਾ ਹੀ 
“ਜੇਤਾ ਕੀਤਾ ਤੇਤਾ ਨਾਉ।” 

-- ਜਪੁ ੧, ੧੯ : ੧0 (4) 
“ਜੇਤਾ ਬੋਲਣੁ ਭੇਤਾ ਗਿਆਨੈ।” 

-- ਗਉ ੫. ਅਸ ੩, ੨ : ੨ (236) 
ਹੋਰ ਰੂਪ -- ਤੇਤੀ -- 

“ਜੇਤੀ ਹੈ ਭੇਤੀ ਕਿਹੁ ਨਾਹੀ ” (ਉਤਨੀ ਹੀ/ਉਹ 

ਸਾਰੀ ਹੀ) 

ਰ੍ -- ਗਉ ੧, ਅਸ ੧੩, 2 : ੧ (226) 
2. ਮੰਨੇ ਜਾਣੇ ਚਹੁੰ ਯੁੱਗਾਂ ਵਿਚੋਂ ਇਕ ਦਾ ਨਾਂ 
“ਸਤਜੁਗਿ ਸਤੁ ਤੇੜਾ ਜਗੀ ਦੁਆਪਰਿ 

ਪੂਜਾਚਾਰ। ` 

- ਗਉ ਰਵਿ, ਅਸ ੧, ੧ : ੨ (346) 

ਜਤੁ ਸੰਜਮ ਕਰਮ ਕਮਾਇ ਜੀਉ।” 

- ਆਸਾ ੪, ਛੰਤ ੧੧, ੨ : ੧ (445) 
ਤੇਤੀਸ -- ਤੀਹ ਉਪਰ ਤਿੰਨ, ਗਿਣਤੀ ਦੀ ਇਕ 

ਇਕਾਈ 
“ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ 

ਖਰਿਆ।”  -- ਸਿਰੀ ੫, ੭੨, ੪ : ੧ (42) 
ਤੇਤੀਸਉ -- ਤੇਤੀ ਹੀ ਰ 
“ਸੁਰ ਤੇਤੀਸਉ ਜੇਵਹਿ ਪਾਕ। ” 

-- ਭੈਰ ਕਬ, ਅਸ ੨, ੨ : ੨ (1163) 
ਤੇਤੀਸਾ -- ਤੇਤੀ 
“ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ 

ਗਾਵਣਿਆ। ” 

-- ਮਾਝ ੫, ਅਸ ੩੫, ੨ : ੩ (130) 
ਤੇਤੇ -- ਉਤਨੇ ਹੀ, ਸਾਰੇ ਹੀ 
“ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ। ” 

-- ਸਿਰੀ ੫, ੭੨, ੨ : ੧ (42) 
ਤੇਤੋ -- ਉਤਨਾ ਹੀ 
“ਬਹੁ ਤੀਰਥ ਭਵਿਆ ਤੇਤੋ ਲਵਿਆ।” 
-- ਆਸਾ ੧, ਵਾਰ ੯ਸ, ੧, ੨ : ੨ (467) 
ਤੇਨ -- 1. ਤਿਨ੍ਹਾਂ ਨੰ ਸਦ 
“ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ 





ਹੀਅਰਾ ਤੇਲ।” 


-- ਕਾਨ 9, ੨, ੨ ? ੧ (1295) 


2. ਉਸੇ ਹੀ 
ਜਠਰ ਰੋਗਣਹ।” 
ਤਰੰਗ ਤੋਯਣਹ।” 
-- ਸਸ ੫. ੫੩ : ੩:੪ (1359) 
ਤੇਰ -- ਤੇਰਾਪਣ 

“ਮੋਰ ਤੇਰ ਜਬ ਇਨਹਿ ਚੁਕਾਈ।” 

-- ਗਉਂ ੫, ਅਸ ੧, ੨ : ੩ (235) 
ਤੇਰਓ -- ਤੇਰਾ ਹੀ 

“ਮੈ ਆਧਾਰੁ ਤੇਰਾ ਤੂ ਖਸਮ ਮੇਰਾ ਮੈ ਤਾਣੂ ਤਕੀਆ 
ਤੇਰਓ। ” -- ਸਿਲਾ ੧, ਛੰਤ ੨, ੪ : ੫ (844) 

ਤੇਰਸਿ -- ਤ੍ਰੋਦਸੀ/ਤੇਹਰਵੀਂ ਦੁਆਰਾ 

“ਤੇਰਸਿ ਤਰਵਰ ਸਮੁਦ ਕਨਾਰੈ।” 

- ਬਿਲਾ ੧, ਥਿਤੀ ੧੭ : ੧ (840) 
ਤੇਰਹ -- ਤੇਰਾ “13” 

“ਤੇਰਸਿ ਭੇਰਹ ਅਗਮ ਬਖਾਣਿ।”? (ਇਹ 13 
ਅਗਮ ਹਨ -- 4 ਵੇਦ 6 ਵੇਦਾਂਗ ਸਿੰਮਿਤੀ 
ਪੁਰਾਣ ਤੇ ਤੰਤ੍ਰ ਸ਼ਾਸਤਰ) 

- ਗਉ ਕਬ, ਥਿਤੀ ੧੪ : ੧ (344) 
ਤੇਰਾ -- ਆਪ ਦਾ ਤੁਹਾਡਾ 

“ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ 
ਅੰਤੁ ਨ ਪਾਰਾਵਰਿਆ।” 

- ਗੂਜ ੫, ਸੋਦ ੫, ੪ : ੨ (10) 

“ਜੀਅ ਜੰਤ ਸਭਿ ਤੇਰਾ ਖੇਲੂ।” 

- ਆਸਾ ੪, ਸੋਪੁ ੨, ੨ : ੩(11) 
ਤੇਰਿਆ -- ਤੇਰੇ 

“ਤੇਰਿਆ ਭਗਤਾ ਰਿਦੈ ਸਮਾਨੀਆ।” 

- ਸਿਰੀ ੧, ਅਸ ੨੮, ੧੨ : ੨ (72) 
ਤੇਰੀ -- ਤੁਹਾਡੀ, ਆਪਦੀ 

“ਏਹਿ ਭਿ ਦਾਤਿ ਤੇਰੀ ਦਾਤਾਰ। ” 

-- ਜਪੁ ੧, ੨੫ : ੯ (5) 

“ਡੀ ਤੇਰੀ ਕੀਮਤਿ ਨ ਪਵੈ ਹਉ ਕੇਵਡੁ ਆਖਾ 
ਨਾਉ।” --- ਸਿਰੀ ੧, ੨, ੧: ੩ (14) 

ਹੋਰ ਰੂਪ -- ਤੇਰੀਆ -- 


ਤੌਰ 1180 ਤਲ 








<< 


ਦਾਤਿ।” -- ਸਿਰੀ ੧, ੧0, ੩ : ੧(18) 


-- ਸਿਰੀ ੧, ੧0, ੧" : ੧ (17) 


ਤੇਰੋ ਰੂਪੁ ਸਗਲ ਦੇਖਿ ਮੋਹੀ।” 
- ਗਉ ੫, ੧੨੯, ੧" : ੨ (207) 
ਤੇਲ -- (ਸੰ. ਹੈਕਸ੍)ਤਿਲਾਂ ਦੀ ਚਿਕਨਾਈ ਕਿਉਂਕਿ 
ਸਭ ਤੋਂ ਪਹਿਲਾਂ ਤਿਲਾਂ ਤੋਂ ਤੇਲ ਕੱਢਿਆ 
ਮੰਨਿਆ ਜਾਂਦਾ ਹੈ, ਇਸ ਲਈ ਇਸ ਦਾ 
ਨਾਂ “ਤੇਲ” ਪੈ ਗਿਆ। 
“ਬਿਨੁ ਤੇਲ ਦੀਵਾ ਕਿਉ ਜਲੈ।” 
- ਸਿਰੀ ੧, ੩੩, ੧" : ੧ (25) 
ਤੇਲਕ -- (ਸੰ. ਹੈਨਿਨ) ਤੇਲੀ, ਤੇਲ ਕਢਣ ਵਾਲਾ 
“ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ 
ਰੈਨਿ ਬਿਹਈ ਹੈ।” 
- ਗੂਜ ਕਬ, ੧, ੪ : ੧ (524) 
ਤੇਲੰਗੀ -- ਬਿਲਾਵਲ ਠਾਟ ਦਾ ਇਕ ਔੜਵ ਰਾਗ 
“ਤੇਲੰਗੀ ਦੇਵਕਰੀ ਆਈ।” 
- ਰਾਮ ੧ : ੨੫ (1430) 
ਤੇਲੀ -- ਤੇਲ ਕਢਣ ਵਾਲਾ 
ਪ੍ਰਭਿ ਜੋਇਆ।” 
-- ਗਉਂ ੪, ਵਾਰ ੧੬ਸ, ੪, ੧ : ੫ (309) 
ਤੇਲੁ -- ਬੀਜਾਂ ਅਥਵਾ ਤਿਲਾਂ ਦੀ ਚਿਕਨਾਈ 
“ਇਹੁ ਤੇਲੂ ਦੀਵਾ ਇਉ ਜਲੈ।” 
-- ਸਿਰੀ ੧, ੩੩, ੩ : ੧ (25) 
ਹੋਰ ਰੂਪ -- ਤੇਲੋ -- 
“ਦੀਪਕ ਰਸ ਭੇਲੋ ਧਨ ਪਿਰ ਮੇਲੋ ਧਨ ਓਮਾਹੈ 
ਸਰਸੀ।” 


ਤੇਵਡ 1181 ਸੰ ਤੈ 
- ਤੁਖਾ ੧, ਬਾਰਾ ੧੨ : ੩ (1109) “ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ।” 





ਤੇਵਡ -- ਓਡੀ ਵਡੀ ਨਹੀਂ - ਸਿਰੀ ੧, ਅਸ ੧, ੬ : ੨ (53) 
“ਜੇਵਡੁ ਆਪਿ ਤੇਵਡ ਤੇਰੀ ਦਾਤਿ।” 4. ਤੂੰ 
ਰ -- ਆਸਾ ੧, ਸੋਦ ੩, ੪ : ੧ (9) “ਆਨ ਰਸਾ ਜੇਤੇ ਤੈ ਚਾਖੇ।” 
“ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰਹਿ -- ਗਉ ੫, ੮੪, ੧ : ੧ (180) 
ਰਜਾਈ।” “ਉਨਿ ਵੰਦੁ ਵਟਾਊੜਿਆ ਤੈ ਕਿਆ ਚਿਰੁ 
- ਮਾਝ ੧, ਵਾਰ ੧੯ਸ, ੧, ੧ : ੬ (147) ਲਾਇਆ। ” 
ਹੋਰ ਰੂਪ -- ਤੇਵਡੁ -- - ਆਸਾ ੫, ਛੰਤ ੧੧, ੧ : ੧ (459) 
“ਜੇਵਡੁ ਭਾਵੈ ਤੇਵਡੁ ਹੋਇ।” ਹੋਰ ਰੂਪ -- ਤੈਂ - 
- ਜਪੁ ੧, ੨੬ : ੨੩ (6) “ਐਸਾ ਤੈਂ ਜਗੁ ਭਰਮਿ ਲਾਇਆ।” 
ਤੇਵਰ -- ਤਿਹਰੀ, ਤਿੰਨ ਗੁਣਾਂ - ਸਿਰੀ ਕਬ, ੧, ੧" : ੧ (92) 
“ਦੋਵਰ ਕੋਟ ਅਰੁ ਤੇਵਰ ਖਾਈ।” 5. ਤੇਰੋ _ ੍‌ 
__ - ਭੈਰ ਕਬ, ੧੭, ੧" : ੨ (1161) “ਲਾਲ ਚੋਲਨਾ ਤੈ ਤਨਿ ਸੋਹਿਆ।” 
ਤੇਵੇਹਾ -- ਇਹੋ ਜਿਹਾ, ਤੇਹੋ ਜਿਹਾ - ਆਸਾ ੫, ੫੨, ੧ : ੧ (384) 
“ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ | _`ਤੈਂ ਸਾਹਿਬ ਕੀ ਬਾਤ ਜਿ ਆਥੈ ਕਹੁ ਨਾਨਕ 
ਢਾਲੀਐ।” -- ਆਸਾ ੧, ਵਾਰ ੨੧ : ੪ (474) ਕਿਆ ਦੀਜੈ।” ਰ ਨ 
੨ ਦਾ ਹੋ -- ਵਡ ੧, ੩, ੧ : ੧੮ (558 
“1੨੨੫ ਵਲ “ਹਰਿ ਨਾਮੁ ਨ ਸਿਮਰਹਿ ਸਾਧ ਸੰਗਿ ਭੈ ਤਨਿ 


-- ਗਉ ੪, ਵਾਰ ੩੦ : ੪ (317) ਉੜੈ ਖੇਹ।” (ਤੇਰੇ) 
ਤੇਰੈ -- ਉਹ -- ਬਿਹਾ ੪, ਵਾਰ ੧੪ਸ, ੫, ੧ : ੧ (553) 


“ਧੰਨਿ ਤੇਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ (ਮਹਾਨਕੋਸ਼ ਇਸ ਦੇ ਅਰਥ “ਉਸ ਦੇ” ਕਰਦਾ 
ਮੇਰਾ।” __ -- ਧਨਾ ਨਾਮ, ੫, ੧ : ੨ (694) ਹੈ। ) ਰ 


6. ਤਿੰਨ 
ਜਿ “ਗਜ ਸਾਢੇ ਝੈ ਭੈ ਧੋਤੀਆ ਤਿਹਰੇ ਪਾਇਨਿ 


ਤਗ। ” -- ਆਸਾ ਕਬ, ੨, ੧ : ੧ (475) 


-- ਆਸਾ ੧, ਵਾਰ ੧੬ਸ, ੧, ੨ : ੯ (471) 
ਕੇ... ।. ਤੇ ਤੇ “ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ 


“ਆਬਹਿ ਗੋਪੀ ਝੈ ਗੋਵਿੰਦ।” ਵੀ 


- ਸੋਰ ੪, ਵਾਰ ੮ਸ, ੩, ੧ : ੧ (645) 
-- ਜਪੁ ੧, ੨੬ : ੧੪ (6) 7. ਉਸ 


“ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ | ਪਹੂਭਿ ਰੰਗ ਮਾਣਹਿ ਜਿਸੁ ਸੰਗਿ ਤੈ ਸ਼ਿਉ ਲਾਈਐ 
ਬਿਲਲਾਹਿ। ” ਨੈਹੁ।” 


-- ਸਿਰੀ ੩, ਅਸ ੨0, ੨ : ੨ (66) 





- ਜੈਤ ੫, ਵਾਰ ੩ਸ, ੫, ੨ : ੧ (706) 
ਅਮਨ ਤੈ ਬਾਹਰੇ ਬਿਨੁ ਨਾਵੈ ਮਰਦੇ | ਸਾ 
੨ ਹੁਣ ਪਰਨੇ “ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ।” 
ਨਾ - ਆਸਾ ੧, ਵਾਰ ੧੮ਸ, ੧, ੧ : ੧ (472) 


3. ਤਿਸ ਨੂੰ, ਉਸ ਨੂੰ ਚ 
ਦੁ ਠ” ੨ ਤੇ ਨ “ਹਰਿ ਅੰਤਰਜਾਮੀ ਸਭ ਤੈ ਵਰਤੈ ਜੇਹਾ ਹਰਿ 
“ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ। ਏਕ ਹਰ ਗਿ ਇਆ 


-- ਸਿਰੀ ੩, ੫੭, ੨ : ੩ (36) -- ਗੋਂਡ ੪, ੫, ੧ : ੧ (861) 


ਤੈਸੜਾ 1182 ਤੋਸਾ 





9. ਉਨ੍ਹਾਂ ਦੇ - ਰਾਮ ੫, ਵਾਰ ੧ਪਸ, ੫, ੧ : ੧ (964) 
“ਡੇ ਤਨਿ ਪੜਦਾ ਨਾਹਿ ਨਾਨਕ ਜੈਂ ਗੁਰੂ | ਭੈਡੇ << ਤੇਰੇ 
ਭੇਟਿਆ।” “ਫਰੀਦਾ ਕਿਧਥੈ ਤੈਡੇ ਮਾਪਿਆ ਜਿਨੀ ਤੁ 
- ਮਾਰੂ ੫. ਵਾਰ ੧ਪਸ. ੫, ੨ : ੨ (1099) ਜਣਿਓਹਿ।” _-- ਸਲੋ ਫਰ, ੭੨ : ੧ (1381) 
10. ਤਦ, ਓਦੋਂ 6 ਹੋਰ ਰੁਪ -- ਤੈਡੈ -- 
“ਝੈ ਸਹ ਪਾਸਹੁ ਕਹਣੁ ਕਹਾਇਆ।” “ਤੈਡੇ ਸਿਮਰਣਿ ਹਭਿ ਕਿਛੁ ਲਧਮੁ ਬਿਖਮੁ ਨ 
- ਸਾਰ ੪. ਵਾਰ ੧ਪਸ, ੧, ੨ : ੪ (1243) | ਡਿਠਮੁ ਕੋਈ।” 
ਤੈਸੜਾ -- ਤਿਹੋ ਜਿਹਾ, ਉਸੇ ਤਰਾਂ ਦਾ -- ਗੂਜ ੫, ਵਾਰ ਦਸ, ੫, ੨ : ੧ (520) 
“ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ | ਤੋ -- (ਫਾ. ਤਉ) ਤੇਰੇ 
ਗਿਆਨੁ ਵੇ ਲਾਲੋ।” “ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ 
- ਤਿਲੰ ੧, ੫, ੧ : ੧ (722) ਬੜਾਂਈ ਹੋ।” _ 
ਤੈਸਾ -- ਉਹੋ ਜਿਹਾ, ਤਿਵੇਂ ਦਾ -- ਸੋਰ ਨਾਮ, ੨, ੧ : ੨ (657) 





“ਜੈਸੀ ਨਦਰਿ ਕਰਿ ਦੇਖੈ ਸਚਾ ਭੈਸਾ ਹੀ ਕੋ ਹੋਇ!” | “ਤਨੁ ਧਨੁ ਜਿਹ ਤੋ ਕਉ ਦੀਉ ਤਾਂ ਸਿਉ ਨੇਹੁ ਨ 
- ਸਿਰੀ ੩, ਅਸ ੨0, ੮ : ੨ (66) ਕੀਨ।” (ਤੇਰੇ ਕੋ ਭਾਵ ਤੈਨੂੰ) 

ਤੈਸੀ -- ਉਹੋ ਜਿਹੀ, ਤਿਵੇ' ਦੀ, ਤਿਹੋ ਜਿਹੀ - ਸਲੋ ੯, ੭ : ੧ (1426) 
“ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ।” | ਤੋਊ -- ਤੈਨੂੰ 

-- ਸਿਰੀ ੧, ੨੩, ੧ : ੨ (22) | “ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵ 

ਤੈਸੇ -- ਉਹੋ ਜਿਹੇ, ਉਵੇਂ ਦੇ ਤੋਊ।” -- ਦੇਵ ੫, ੩੩, ੧ : ੨ (535) 

“ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ । ਤੋਅ -- (ਸੰ. ਗੇਧਸ੍) ਜਲ, ਪਾਣੀ, ਹੋਰ ਵੇਖੋ 'ਤੋਆ” 

ਸਮਾਹੀ।” _ -- ਗਉ ੩, ੩੫, ੧" : ੨ (162) । “ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ 





ਹੋਰ ਰੂਪ -- ਤੈਸੈ -- ਲੰਘਣਹ। ? ___ -- ਸਸ ੫, ੫੮ : ੪ (1359) 
“ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ | ਤੋਆ/ਤੋਐ -- ਪਾਣੀ, ਜਲ, ਵੇਖੋ 'ਤੋਅ” 
ਕਰੈ ਬਿਚਾਰਾ।” ੍ “ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ 
- ਗਉਂ ੫, ੧੨੬", ੪ : ੨ (206) ਬਿਕਾਰਾ।” 
ਤੈਸੋ -- ਉਹੋ ਜਿਹਾ, ਤਿਵੇਂ ਦਾ ਹ -- ਮਲਾ ੧, ਵਾਰ ੨੫ਸ, ੧, ੨ : ੨੫ (1290) 
“ਜਿਸੁ ਸਿਉ ਰਾਤਾ ਭੈਸੋਂ ਹੋਵੈ ਸਚੇ ਸਚਿ | ਤੋਇ - ।. ਤੈਨੂੰ 
ਸਮਾਇਆ।” “ਸੋ ਘਰੁ ਰਾਖੁ ਵਡਾਈ ਤੋਇ।” 
- ਸਿਰੀ ੩, ਅਸ ੧੮, ੫ : ੩ (65) -- ਆਸਾ ੧, ਸੋਲਾ ੨, ੧੯ : ੨ (12) 
ਤੈਕੂ -- ਤੈਨੂੰ 2. ਜਲ, ਪਾਣੀ 
“ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈਕੂ “ਤਤੀ ਤੋਇ ਨ ਪਲਵੈ ਜੇ ਜਲਿ ਟੂਬੀ ਢੇਇ।” 
ਦੇਸਾ ।” -- ਸੋਰ ੫, ੧੨, ੨ : ੧ (612) -- ਸਲੋ ਫਰ, ੬੨ : ੧(1381) 
ਤੈਡਾ -- ਤੇਰਾ ਤੋਇਅਹੁ -- ਪਾਣੀ ਤੋਂ, ਵੇਖੋ 'ਤੋਅ” 
“ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ।” “ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ 
-- ਆਸਾ ੧, ਅਸ ੧੪, ੧: ੨ (418) ਤ੍ਰਿਭਵਣੁ ਗੰਨਾ।” 
<< ਜੋਨੀ -- ਮਲਾ ੧, ਵਾਰ ੨੫ਸ, ੧, ੧ : ੨੪ (1290) 


“ਝੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ | ਤੋਸਾ -- (ਫਾ. ਤੋਸ਼ਹ) ਸਫਰ ਵਾਸਤੇ ਖਰਚਾ ਤੇ 
ਭਾਣਾ।” ਖੁਰਾਕ 


ਤੋਸੈ 1183 





'ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ।” 
-- ਸਿਰੀ ੫, ੯0, ੧ : ੨ (49) 
ਤੋਸੈ -- ਸਫਰ ਦਾ ਖਰਚ ਤੇ ਖੁਰਾਕ ਸਦਕਾ 
“ਦੀਨ ਕੈ ਤੋਸੈ ਦੁਨੀ ਨ ਜਾਇ।” 


ਤੋਹ -- 
“ਹੈ ਅਵਰੁ ਨ ਦੀਸੈ ਸਰਬ ਤੋਹ।” 
-- ਬਸੰ ੧, ੫, ੧ : ੨ (1169) 


0045 


ਤੋਹੰ -- ਤੇਰੇ ਨਾਲ 
'ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ 
ਪ੍ਰੰਭ ਤੋਹੰ।” -- ਸਾਰ ੫, ੩੭, ੧: ੨ (1211) 
ਤੋਹਿ - 1. ਤੇਰੇ 
“ਸਹਸ ਤਵ ਨੈਨ ਨਨ ਨੈਨ ਹਰਿ ਤੋਹਿ ਕਉ ਸਹਸ 


ਮੂਰਤਿ ਨਨਾ ਏਕ ਤ੍ੋਹੀ।” 

-- ਧਨਾ ੧, ਸੋਹ ੩, ੨ : ੧ (13) 
“ਮੇਰਾ ਮਨੁ ਲਾਗਾ ਭੋਹਿ।” (ਤੇਰੇ ਨਾਲ) 

-- ਗਉ ਕਬ, ੫੫, ੧" : ੨ (335) 
“ਤੋਹਿ ਚਰਨ ਮਨੁ ਲਾਗੋ ਸਾਰਿੰਗਧਰ। ” 

-- ਗਉ ਕਬ, ੬੬, ੧" : ੧ (336) 


੧04: 


ਤਰੇ ਜੀਅ ਜੀਆ ਕਾ ਤੋਰਿ।” 
- ਸਿਰੀ ੧, ੩0, ੨ : ੧ (25) 


“ਆਸੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ 
ਚੀੜਿ।” _ --ਜੋਰ ੯. ੧. 2 : ੧0631) 


“ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ।” 
-- ਬਿਲਾਂ ੫, ੧, ੧ : ੨ (801) 
ਤੋਹੀ -- 1. ਤੇਰੇ 
“ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।” 
-- ਸਿਰੀ ਰਵਿ, ੧, ੧ : ੧ (93) 
2. ਤੈਨੂੰ 
“ਤੁਝ ਬਿਨੁ ਕਵਨੁ ਰੀਝਾਵੈ ਤੋਹੀ।” 
-- ਗਉ ੫, ੧੨੯, ੧" : ੧ (207) 
8. 
“ਜਤ ਕਤ ਦੇਖੀਐ ਤਤ ਤਤ ਤੋਹੀ।” 
- ਰਾਮ ੫, ਅਸ ੨, 2 : ੨ (913) 
ਤੋਖਿ - ਪ੍ਰਸੰਨ ਹੋਏ, ਤ੍ਰਿਪਤ ਹੋਏ ਸੰਤੋਖ ਪਾਇਆ 


- ਸੂਹੀ ੫, ੨੯, ੨ : ੨ (743)। 








ਦਖ 


ਦਾ 





5 -- ਕਾਲ ੫, ੪0, ੧ : ੧ (1306) 

ਹੋਰ ਰੁਪ -- ਤੋਖਿਓ -- 

ਰ “ਨਾਨਾ ਤੁਠਿ ਲਾਇ ਮਨੁ ਤੋਖਿਓ ਨਹ ਬੂਝਿਓ 
ਅਪਨਾਇਓ।” 

-- ਟੋਡੀ ੫, ੩, ੩ : ੨ (712) 


ਤੋਖਿਤ -- ਪ੍ਰਸੰਨ ਤ੍ਰਿਪਨ ਹੁੰਦਾ ਹੈ 


“ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ 
ਹੈ ਭਿਗਾ।” ਰ੍ 
- ਮਾਰੂ ਪ, ਸੋਲਾ ੧੧, ੧੩ : ੩ (1083) 
ਤੋਖੀਲੇ -- ਪ੍ਰਸੰਨ ਕੀਤਾ 
“ਦਾ ਧੀਲੇ ਲੰਕਾ ਗੜ ਉਪਾੜੀਲੇ ਰਾਵਣ ਬਣੂ ਸਲਿ 
ਬਿਸਲਿ ਆਣਿ ਤੋਖੀਲੇ ਹਰੀ।” 
-- ਧਨਾ ਤਿਲੋ, ੧, ੫ : ੧ (693) 


ਤੋਟ - ਘਾਟਾ, ਕਮੀ 
“ਗੁਰੂ ਸਾਗਰੁ ਰਤਨੀ ਨਹੀ ਤੋਟ। ” 
-- ਰਾਮ ੧, ਓਅੰ ੨੭ 
ਤੋਟਾ -- ।. ਘਾਟ, ਕਮੀ, ਥੁੜ 
“ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਣਾ 
ਸੰਸਾਰਿ ।? (ਕਮੀ) 
- ਗਉ ੪, ਵਾਰ ੧ੋਸ, ੪, ੨ : ੧ (300) 
“ਇਸੁ ਹਰਿ ਧਨੈ ਦਾ ਤੋਟਾ ਕਦੇ ਨ ਆਵਈ ਜਨ 
ਨਾਨਕ ਕਉ ਗੁਰਿ ਸੋਝੀ ਪਾਈ। ” (ਕਮੀ, ਘਾਟ) 
- ਸੂਹੀ ੪, ੧0, ੬ : ੨ (734) 


!: ੫ (933) 


- ਜਪੁ ੧੨:੯(2) ` 
“ਮਸੂ ਤੋਟਿ ਨ ਆਵਈ ਲੇਖਣਿ ਪਉਣੁ 


ਚਲਾਉ।” _-- ਸਿਰੀ ੧, ੨, ੪ : ੨ (15) 
“ਨਾਨਕ ਤੋਫਿ ਨ ਆਵਈ ਤੇਰੇ ਜੁਗਹ ਜੁਗਹ 
ਭੰਡਾਰ।”” 


- ਸਿਰੀ ੧, ਅਸ ੧, ੭ : ੩ (54) 

“ਦੇਦੇ ਤੋਟਿ ਨਾਹੀ ਪ੍ਰਭ ਰੰਗਾ।” (ਭਾਵ ਕਸਰ 
ਨਹੀਂ ਰਹਿੰਦੀ) 

-- ਮਾਝ ੫, ੧੫, ੩ : ੨ (99) 


“ਆਵਵੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ 


-੧੪ 1184 





ਫੇਰੀਆ।” (ਅੰਤ ਨਹੀਂ ਹੁੰਦਾ) 
- ਸੂਹੀ ੧, ਛੰਤ ੫, ੭ : ੪ (767) 
2. ਘਾਟਾ, ਨੁਕਸਾਨ 
“ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ 
ਦ੍ਰਿੜੀਐ।” 
-- ਗਉ ੪, ੫੨, ੩ : ੨ (168) 
“ਲਾਕੂ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ।” 
-- ਗਉ ੫, ਥਿਤੀ ੨ : ੫ (297) 
ਹੋਰ ਰੂਪ -- ਤੋਟੇ -- 
“ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ 
ਬੇਗਿ ਧਾਇਆ।” 
- ਆਸਾ ੫, ੧੨੫, ੧ : ੧ (402) 
ਵੀ .-. 
“ਜਾ ਲਾਹਾ ਦੇਇ ਤਾ ਸੁਖੁ ਮਨੇ ਤੋਫੈ ਮਰਿ 
ਜਾਈ।” (ਘਾਟੇ ਸਦਕਾ) 
-- ਗਉਂ ੪, ੪੮, ੩ : ੨ (166) 
ਤੋਤ -- ਤੋਤੇ ਦੇ 
“ਗਨਿਕਾ ਉਧਰੀ ਹਰਿ ਕਹੈ ਤੋਤ। ” 
- ਬਸੰ ੫, ਅਸ ੧, ੨ : ੧ (1192) 
ਤੋਪਉ -- ਤ੍ਰੋਪਾ ਲਾਵਾ 
“ਆਰ ਨਹੀ ਜਿਹ ਤੋਪਉ।” 
- ਸੋਰ ਰਵਿ, ੭, ੧ : ੧ (659) 
ਤੋਯੰ -- ਪਾਣੀ, ਜਲ, ਵੇਖੋ 'ਤੋਅ' 
“ਕਾਰ ਕੋਟੰ ਰਚੰਤਿ ਤੋਯੰ ਲਪਨੰੰ ਰਕਤ ਚਰਮਣਹ।” 
-- ਸਾਰ ੫, ੪ : ੧ (1354) 
ਤੋਯਣਹ -- ਪਾਣੀ ਦੀਆਂ 
ਤਰੰਗ ਤੋਯਣਹ। ” 
- ਸਸ ੫, ੫੩ : ੪ (1359) 
ਤੋਰ -- 1. ਤੇਰਾ 
“ਤੂੰ ਪਿੰਜਰ ਹਉ ਸੂਅਟਾ ਤੋਰ।” 
- ਗਉ ਕਬ, ੨, ੨ : ੧ (323) 
“ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ 
ਦੀਜੈ।” (ਤੇਰੇ) 
-- ਧਨਾ ਰਵਿ, ੧, ੧ : ੨ (694) 
ਹਰਿ ਤੋਰ।” (ਹਰਿ ਤੇਰੀ ਸਾਧ ਸੰਗਤ) 


ਤੋਰੀ 





- ਮਲਾ ੪, ੮, ੧“ : ੧ (1265) 
(“ਮਹਾਨਕੋਸ਼” ਇਸ ਦੇ ਅਰਥ ਚਾਲ, ਤੁਰਣ ਦਾ 
ਕ੍ਰਿਯਾ ਕਰਦਾ ਹੈ) 

2. ਤੇਰਾਪਣ 
“ਗੁਰ ਸੇਵ ਤਰੇ ਤਜਿ ਮੇਰ ਤੋਰ ।” 

- ਬਸੰ ੧, ੭, ੨: ੨1170) 


ਤੋਰਉ -- ਤੋੜਾਂ 
“ਪਿੰਡੂ ਪਰੈ ਤਉ ਪ੍ਰੀਤਿ ਨ ਤੋਰਉ।” 


- ਆਸਾ ਕਬ, ੨੫, 2 : > (484) 


ਤੋ -- ਆਸਾ ਕਬ, ੧੪, ੨ : ੨ (479) 
“ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ।” 
(ਤੋੜ ਦੇ) _-- ਸੋਰ ਰਵਿ, ੫, ੧" : ੧ (658) 
ਤੋਰਹੁ -- ਤੋੜੋ ਰ 
“ਮਾਧਵੇ ਤੁਮ ਨ ਤੋਚਹੁ ਤਉ ਹਮ ਨਹੀ ਤੋਰਹਿ।” 
- ਸੋਰ ਰਵਿ, ੫, ੧“ : ੧ (658) 
ਤੋਰਾ -- ।. ਤੇਰਾ ਰ 
“ਅਬ ਕਹੁ ਰਾਮ ਭਰੋਸਾ ਤੋਰਾ।” 
- ਗਉ ਕਬ, ੨੨, ੧" : ੧ (328) 
2. ਤੋੜਿਆ ਹੋਵੇ 
“ਹੈ ਕੋਈ ਸਾਜਣੁ ਪਰਦਾ ਤੋਰਾ।” (ਭਾਵ ਦੂਰ 
ਦੀਤਾ ਹੋਵੇ) -- ਵਡ ੫, ੨, ੩ : ੨ (562) 


ਤੋਰਾਵੈ -- ਤੋੜਦੇ ਹਨ 
ਤੋਰਾਵੈ।”” __-- ਮਲਾ ੪, ੪, ੩ : ੧ (1264) 


ਤੋਰਿ -- ਤੋੜ ਕੇ 
“ਬੰਧਨ ਤੋਰਿ ਭਏ ਨਿਰਵੈਰ।” ਰ 
- ਗਉ ੫, ਸੁਖ ੨੨, ੪ : ੭ (292) 
“ਚਲਤੀ ਬਾਰ ਨ ਕਛੂ ਮਿਲਿਓ ਲਈ ਲੰਗੋਟੀ ਤੋਰਿ।” 
(ਭਾਵ ਲਾਹ ਲਈ) 
- ਸਲੋ ਕਬ, ੧੪੪ : ੨ (1372) 
ਤੋਰੀ -- 1. ਤੇਰੀ 
“ਦਇਆ ਮਾਇਆ ਕਰਿ ਪ੍ਰਾਨਪਤਿ ਮੋਰੇ ਮੋਹਿ 
ਅਨਾਥ ਸਰਣਿ ਪ੍ਰਭ ਤੋਰੀ।” 
-- ਗੋਉ ੫, ੧੩੪, ੧" : ੧ (208) 
2. ਤੋਰੀ 


ਤੋਰ 1185 


“ਕਹਤੁ ਕਬੀਰੁ ਕਾਰਗਹ ਤੋਰੀ। (ਸਰੀਰ ਰੂਪੀ 
ਖਡੀ ਤੋੜੀ) 
-- ਆਸਾ ਕਬ, ੩੬, ੪ : ੧ (484) 
“ਤੁਮ ਸਿਉ ਜੋਰਿ ਅਵਰ ਸੰਗਿ ਤੋਰੀ।” 
-- ਸੋਰ ਰਵਿ, ੫, ੩ : ੨ (659) 
ਤੋਰੁ - ਚਲਾਵੋ, ਅਗੇ ਗਤੀਸ਼ੀਲ ਕਰੋ 
“ਕਾਜੀ ਬਕਿਬੋ ਹਸਤੀ ਤੋਰੁ ।” 
-- ਗੋਂਡ ਕਬ, ੪, ੧" : 
ਤੋਰੇ -- 1. ਤੋੜੇ 
“ਅਨਿਕ ਬੰਧਨ ਤੋਰੇ ਨਹੀਂ ਜਾਹਿ।” 
-- ਗਉਂ ੫, ੧੫੨, ੩ : ੧ (196) 
'ਲ(ਹਓ ਸਹਸਾ ਬੰਧਲ ਗੁਰਿ ਤੋਰੇ ਤਾਂ ਸਦਾ ਸਹਜ 
ਸੁਖੁ ਪਾਇਓ।” (ਤੋੜ ਦਿਤੇ) 
-- ਗਉ ੫, ੧੨੩", ੨ : ੧ (205) 


੨ (871) 


-- ਗਉ ੫, ੧੫0", ੧” : ੧ (212) 
“ਕੋਊ ਬਿਖਮ ਗਾਰ ਤੋਰੈ।” (ਤੋੜੇ, ਭੰਨੇ ਢਾਹੇ) 
-- ਆਸਾ ੫. ੨੫੪, ੧" : ੧ (408) 
2. ਤੇਰੇ 
“ਤੌਰੈ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ 
ਤਪਤਿ ਬੁਝਾਈ। ” 
-- ਰਾਮ ਕਬ, ੩, ੨ : ੧ (969) 


-- ਦੇਵ ੫, ੩੮, ੧" 
ਤੋਰੈ -- 1. ਤੋੜੇ, ਵੇਖੋ 'ਤੋਰੇ” (1) 
2. ਤੇਰੇ, ਵੇਖੋ 'ਤੋਰੇ” (2) 

3. ਚਲਾਵੈ 

“ਹਸਤਿ ਨ ਤੋਂਰੈ ਧਰੈ ਧਿਆਨੁ।” 


: ੨ (536) 


- ਗੋਂਡ ਕਬ, 8, ੨ : ੩ (871) ਹ 


ਹੋਰ ਰੂਪ -- ਤੋਰੋ -- 
“ਅਹੰ ਤੋਰੋ ਮੁਖੁ ਜੋਰੋ।” (ਤੋੜੋ, ਖਤਮ ਕਰੋਂ) 
-- ਕਾਲ ੫, ੪੩, ੧" : ੧ (1306) 
ਤੋਲ -- ਵਜ਼ਨ, ਭਾਰ 
“ਤੂ ਨਦਰੀ ਅੰਦਰਿ ਤੋਲਹਿ ਤੋਲ। ” 





ਤੋਲਾਵੈ 





ਰ੍ -- ਸਿਰੀ ੧, ੩0, ੩ : ੨ (25) 
“ਤੂ ਸਭਨਾ ਦੇਖਹਿ ਤੋਲਹਿ ਤੋਲ।” (ਮਾਪ ਕਰਦਾ 


ਭਾਵ ਪਛਾਣਦਾ ਹੈ) 
- ਮਾਰੂ ੩, ਸੋਲ ੮, ੫ : ੨ (1051) 
ਤੋਲਉ -- ਮੈਂ ਤੋਲਦਾ ਹਾਂ 


- ਮਾਰੂ ੧, ੧੧, ੩ : ੧(992) 


-- ਸਿਰੀ ੧, ਅਸ ੯, ੭ : ੩ (59) 
ਤੋਲਹਿ -- ਤੋਲਦਾ ਹੈ 
“ਤੂ ਸਭਨਾ ਦੇਖਹਿ ਭੋਲਹਿ ਤੋਲ।” 
- ਮਾਰੂ ੩, ਸੋਲਾ ੮, ੫ : ੨ (1051) 
ਤੋਲਣਹਾਰਾ -- ਤੋਲਣ ਵਾਲਾ 
“ਨਾ ਕੋ ਹੋਆ ਤੋਲਣਹਾਰਾ। ” 
- ਮਾਰੂ ੩, ਸੋਲਾ ੨੩, ੯ : ੨ (1067) 
ਹੋਰ ਰੂਪ - ਤੋਲਣਹਾਰੁ -- _ 
“ਕੀਮਤਿ ਕੋਇ ਨ ਜਾਣਈ ਕੋ ਨਾਹੀ 
ਤੋਲਣਹਾਰੁ । ” 
-- ਮਾਝ ੫, ਦਿਨ ੨ : ੮ (137) 
ਤੋਲਣਿ -- ਵਜ਼ਨ ਕਰਨ ਰ੍ 
` “ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ 
ਵਣਜਾਰਾ। ” -- ਗਉ ੧, ੧੭, ੪ : ੨ (156) 
ਤੋਲਾ -- (ਫਾ.ਤੋਲਹ) ਵਜ਼ਨ ਦੀ ਇਕ ਨਿੱਕੀ ਇਕਾਈ 
ਜੋ 12 ਮਾਸਿਆਂ ਦੀ ਹੁੰਦੀ ਹੈ। 
“ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ 
ਮਾਸਾ। ” - ਬਸੰ ੧, ੧੧, ੪ : ੨ (1171) 
। ਤੋਲਾਇਆ -- ਤੁਲਵਾਉਂਦਾ ਹੈ 
“ਆਪੇ ਕੰਡਾ ਆਪਿ ਤਰਾਜੀ ਪੁਭਿ ਆਪੇ ਤੋਲਿ 
ਤੋਲਾਇਆ। ” -- ਸੋਰ ੪, ੪, ੧ : ੧ (605) 
ਤੋਲਾਏ -- ਤੁਲਵਾਏ, ਵਜ਼ਨ ਕਰਵਾਏ 
“ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ 
ਪਛਾਤਾ ਹੈ।” (ਪਰਖ ਕਰਦਾ ਹੈ) 





੨ਓਆਰੂ ੩, ਸੋਲਾਂ ੯, ੧੪ : ੩ (1053) 

ਤੋਲਾਵੈ -- ਤੁਲਵਾਏ, ਵਜ਼ਨ ਕਰਾਵੇ ਭਾਵ ਪਰਖ 
ਕਰੇ, ਮੁਲ ਪਾਏ 

“ਕਾਇਆ ਅੰਦਰਿ ਤੋਲਿ ਤੁਲਾਵੈ ਆਪੇ 


ਤੋਲਿ 1186 ਰੰ. ੪੭, ਰਾ 
ਤੋਲਣਹਾਰਾ।” | “ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ 


- ਸੂਹੀ ੩, ਅਸ ੨, ੫ : ੧ (754) 
ਤੋਲਿ -- 1. ਵਜ਼ਨ, ਤੋਲ, ਵਟਾ 
“ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ।” 
- ਸਿਰੀ ੧, ੨੧, ੧ : ੨ (22) 
ਤੋਲਾਇਆ। ” _-- ਸੋਰ ੪, ੫, ੧ : ੧ (605) 
2. ਤੋਲ ਵਿਚ 


“ਕਿਉ ਕਰਿ ਪੁਰੈ ਵਟਿ ਤੋਲਿ ਤੁਲਾਈਐ।” 


(ਤੋਲ ਵਿਚ ਪੂਰੇ ਉਤਰੀਏ) 
-- ਮਾਂਝ ੧, ਵਾਰ ੧੭ : ੫ (146) 
3. ਤੋਲ ਕੇ, ਵਜ਼ਨ ਕਰਕੇ 
“ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ 
ਕਟਾਇ।” ਰ 
-- ਸਿਰੀ ੧, ਅਸ ੧੪, ੨ : ੧ (62) 
“ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ 
ਮਨ ਰੂਚਾ।” (ਤੋਲਿਆਂ) 
-- ਦੇਵ ੫, ੩੨, ੧ : ੨ (534) 
4. ਜਾਂਚ, ਪਰਖ (ਭਾਵ) 
“ਰਾਮ ਨਾਮੁ ਹਿਰਦੇ ਮਹਿ ਤੋਲਿ।” 
- ਗਉ ੫, ਸੁਖ ੧੫, ੫ : ੪ (283) 
ਤੋਲਿਆ -- ਵਜ਼ਨ ਕੀਤਾ ਹੋਇਆ 
“ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ 
ਤੋਲਿਆ ਜਾਪੈ।” 
- ਆਸਾ ੧, ਵਾਰ ੧੧ਸ, ੧, ੨ : ੧0 (469) 
ਤੋਲੀ =- 1. ਤੋਲ ਲਵਾਂ 
_ “ਧਰਿ ਤਾਰਾਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ।” 





- ਮਾਝ ੧, ਵਾਰ ੧੯ਸ, ੧, ੧: ੩ (147) 


ਹੋਰ ਰੂਪ -- ਤੋਲੀਐ -- 
“ਸਾਹਿਬੁ ਅਤੁਲ ਨ ਤੋਲੀਐ ਕਥਨਿ ਨ ਪਾਇਆ 
ਜਾਇ।” (ਵਜ਼ਨ ਕਰੀਏ ਜਾਂਚ ਕਰੀਏ) 
- ਸਿਰੀ ੧, ਅਸ ੯, ੫ : ੩ (59) 
2. ਤੋਲ ਵਾਲੀ 


“ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ 


ਖੋਲ੍ਹਾ।” 
- ਸੂਹੀ ੫, ਛੰਤ ੪, ੪ : ੫ (779) 





ਤੋੜਿ 


ਤੋਲੀਜਾ ਰੇ।” 
- ਮਾਰੂ ੫, ਸੋਲਾ ੩, ੧੫ : ੩ (1074) 
ਤੋਲੁ -- 1. ਤੋਲ, ਵਜ਼ਨ, ਵੱਟਾ ਰ 
“ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ।” 
-- ਸਿਰੀ ੧, ਅਸ ੯, 2 : ੩ (59) 
“ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ।” 
(ਵੱਟਾ) - ਸੂਹੀ ੧, ੯, ੩ : ੧ (731) 
2. ਤੋਲਾ, ਵਜ਼ਨ ਦੀ ਇਕ ਨਿਕੀ ਇਕਾਈ 
ਤੋਲੁ ਨ ਘਟੀਐ।” 
- ਗਉ ੪, ੫੭,੫:੨(170) 
ਤੋਲੇ -- ਤੋਲਦਾ/ਵਜ਼ਨ ਕਰਦਾ ਹੈ ਰ੍ 
“ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ 
ਜਨਮੁ ਵਿਗੋਇਆ।” ਰ 
ਰ੍ -- ਸਿਰੀ ਬੇਣੀ, ੧, ੩ : ੪ (93) 
“ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ 
ਜਾਇ। ” (ਭਾਵ ਜਾਂਚਿਆ, ਪਰਖਿਆਂ, ਜਾਣਿਆਂ) 
- ਮਲਾ ੧, ਵਾਰ ੮ : ੧ (1282) 
ਹੋਰ ਰੂਪ -- ਤੋਲੈ -- 
“ਬਿਨੁ ਤਕੜੀ ਤੋਲੈ ਸੰਸਾਰਾ।” (ਤੋਲਦਾ/ਜਾਂਚਦਾ 
ਹੈ) _ - ਮਾਝ ੩, ਅਸ ੩, ੧ : ੨ (110) 


--- 


<< 


“ਆਪੇ ਪਰਖੇ ਪੂਰਾ ਤੋਲੋ।” (ਤੋਲਦਾ ਹੈ) 
- ਮਾਰੂ ੧, ਸੋਲਾ ੧, ੮ : ੨ (1020) 
ਤੋੜਹਿ -- ਤੋੜਦਾ ਹੈ 
“ਗੁਰਮੁਖਿ ਹੋਵਹਿ ਸੇ ਬੰਧਨ ਭੋੜਹਿ ਮੁਕਤੀ ਕੈ 
ਘਰਿ ਪਾਇਦਾ।” ਰ 
- ਮਾਰੂ ੫, ਸੋਲਾ ੧੮, ੮ : ੩ (1063) 
ਤੋੜਨਿ -- ਤੋੜ ਦਿੰਦੇ ਹਨ 
“ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ।” 
- ਵਡ ੧, ਅਲਾ ੩, ੪ : ੪ (580) 
ਤੋੜਿ -- 1. ਤੋੜ ਦੇ ਰ 
“ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ 
ਲਾਇ। ” -- ਗਉ ੪, ੪੮, ੧" : ੧ (166) 
ਪਕਿਆ।” 


ਤੋੜਿਆ 





- ਮਾਰੂ ੫, ਵਾਰ ੨੨ਸ, ੫, ੧ : ੧ (1102) 
2. ਤੋੜ ਕੇ 
“ਬੰਧਨ ਤੋੜਿ ਬੋਲਾਵੈ ਰਾਮੁ।” 
ਰ੍ - ਗਉ ੫, ੯੩, ੧ : ੧ (183) 
3. ਤੋੜ 
“ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ 
ਖੁਆਰੀ ਜੀਉ ।” 
- ਮਾਰੂ ੧, ੧੨, ੫ : ੩ (993) 
ਤੋੜਿਆ -- ਭੰਨ੍ਹ/ਤੋੜ ਦਿਤਾ 
“ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜ੍ਹ 
ਤੋੜਿਆ। ” - ਗੂਜ ੫, ਵਾਰ ੧੬ : ੧ (522) 
ਤੋੜੀ -- ਤੋੜਿਆਂ 
“ਜੋੜੀ ਜੁੜੇ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ।” 
-- ਗਉਂ ਕਬ, ੫੨, ੩ : ੧ (334) 
ਤੋੜੀਐ -- ਭੰਨ੍ਹੀਐ 
“ਭਰਮੁ ਕੋਟ ਮਾਇਆ ਖਾਈ ਕਹੁ ਕਿਤੁ ਬਿਧਿ 
ਤੋੜੀਐ। ” - ਗੂਜ ੫, ੧੫ : ੬ (522) 
ਤੋੜੇ -- ਤੋੜ ਦੇਵੇ, ਭੰਨ ਦੇਵੇ 
“ਬੰਧਨ ਝੋੜੇ ਸਦਾ ਹੈ ਮੁਕਤਾ।” 
-- ਮਾਝ ੩. ਅਸ ੨੭, ੪: ੨ (125) 
“ਸਹਸਾ ਤੋੜੇ ਭਰਮੁ ਚੁਕਾਏ।” (ਦੂਰ ਕਰੇ) 
- ਮਾਰੂ ੧, ੧੨, ੩ : ੧ (993) 
ਹੋਰ ਰੂਪ -- ਤੋਂੜੈ -- 
“ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ 
ਸੁਹਾਵਣਿਆ।” 
-- ਮਾਝ ੩, ਅਸ ੨੬, ੧ : ੩ (124) 
ਤੌ -- ਤਾਂ 


“ਕਹੁ ਕਬੀਰ ਤੌ ਅਨਭਉ ਪਾਇਆ।” 

-- ਗਉ ਕਬ, ੨੭, ੩ : ੨ (328) 
ਤ੍ਰਉਦਸੀ -- ਚੰਦਰਮਾ ਦੇ ਪੱਖ ਦੀ ਤੇਰ੍ਹਵੀ' ਤਿਥਿ 
“ਭ੍ ਉਦਸੀ ਤੀਨਿ ਤਾਪ ਸੰਸਾਰਾ। ” 


-- ਗਉਂ ੫, ਥਿਤੀ ੧੩ : ੧ (299) . 


1187 





ਤ੍ਰਟੈ 





ਤ੍ਰਸਨ -- ਤ੍ਹਿੰਦੇ ਹਨ, ਭੈਮਾਨ ਹੁੰਦੇ ਹਨ 
ਤ੍ਰਸਨ। ” - ਸਵ ੨, ੭ : ੫ (1392) 
ਤ੍ਰਖਿ - ਤਿਹਾਈ, ਪਿਆਸੀ ਰ 
“ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ।” 
- ਗੋਂਡ ਕਬ, 2, ੩ : ੪ (872) 
ਤ੍ਰਾਸ -- ਤਰ, ਭੈ 
“ਫਲ ਪਾਵਹਿ ਮਿਟੈ ਜਮ ਭ੍ਰਾਸ। ” 
-- ਗਉ ੫, ੭੩, ੧: ੩ (176) 
ਹੋਰ ਰੂਪ -- ਤ੍ਰਾਸਾ - 
“ਪ੍ਰਭ ਕੈ ਸਿਮਰਨਿ ਨਾਹੀ ਜਮ ਭ੍ਰਾਸਾ।” (ਡਰ, 
ਭੈ) __-- ਗਉ ੫, ਸੁਖ ੧, ੪ : ੫ (263) 





-- ਗਉ ੯, ੫, ੧: ੨ (219) 
ਭ੍ਰਾਹਿ - ਬਚਾ ਲਵੋ, ਰਖਿਆ ਕਰੋ, ਓਟ ਦੇਓ 
ਗੁਰ ਨਾਨਕ ਹਰਿ ਰਖਵਾਲੇ ਰਾਮ।” 
-- ਬਿਹਾ ੪, ੨, ੩ : ੪ (539) 
ਤ੍ਾਘਿ = ਤਾਂਘ, ਲੋਚ 
“ਆਗਾਹ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ। ” 
- ਮਾਰੂ ੫, ਵਾਰ ੭ਸ, ੫, ੧ : ੧ (1096) 
ਤ੍ਰਿਅ - 1. ਇਸਤ੍ਰੀ 
“ਪਰ ਭ੍ਰਿ ਤਿਆਗੁ ਕਰੀ ਬ੍ਰਹਮਚਾਰੀ ।” 
-- ਗਉਂ ੪, ੩੯, ੨ : ੨ (164) 
2. ਤਿੰਨ 
“ਤ੍ਰਿ ਅਸਥਾਨ ਤੀਨਿ ਤ੍ਰਿਅ ਖੰਡਾ। ” 
-- ਭੈਰ ਕਬ, ਅਸ ੧, ੩ : ੨ (1162) 
ਤ੍ਰਿਅ ਜਿਤੁ -- ਇਸਤ੍ਰੀ ਦਾ ਜਿਤਿਆ ਹੋਇਆ 
“ਜਗੁ ਭ੍ਰਿਅ ਜਿਤੁ ਕਾਮਣਿ ਹਿਤਕਾਰੀ। ” 


-” ਆਸਾ ੧, ਅਸ 2, ੩ : ੧ (412) 


ਤ੍ਰਿਸਟਸਿ ਦੇਹਾ। ” -- ਮਾਰੂ ੧, ੩, ੪ : ੨ (990) 
ਤ੍ਰਿਸਟੈ - ਟਿਕਾਉ ਵਿਚ ਆਵੈ 


“ਸੰਤ ਕੈ ਦੇਖਿ ਨ ਭ੍ਰਿਸਟੈ ਕੋਇ।” 
-- ਗਉ ੫. ਸੁਖ ੧੩, ੭ : ੭ (280) 
ਤ੍ਰਿਸਨ -- 1. (ਸੰ. ਰਗ) ਪਿਆਸ 
“ਲਾਥੀ ਕੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ 
ਬਿਸਾਰੀ।” -- ਗਉ ੫, ੧੬੧", ੧ : ੧ (215) 
ਹੋਰ ਰੂਪ -- ਤ੍ਰਿਸਨਾ - 
“ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ। ” 
-- ਆਸਾ ੫, ੮੩, ੩ : ੩ (391) 
“ਰਾਮੇ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ 
ਭੂਖ ਗਵਾਈ। ” 
-- ਆਸਾਂ ੪, ਛੱਤ ੯, ੩ : ੪ (443) 
2. ਹੋਰ ਪ੍ਰਾਪਤੀ ਦੀ ਲੋਚਾ/ਇਛਾ/ਖਾਹਿਸ਼ 
“ਅਨਿਕ ਜਤਨੇ ਕਰਿ ੍ਰਿਸਨ ਨ ਧ੍ਰਾਧੈ।” 
-- ਗਉ ੫. ਸੁਖ ੩, ੪ : ੨ (266) 
ਹੋਰ ਰੂਪ -- ਤ੍ਰਿਸਨਾ -- 
“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ 
ਅਗਿ।” (ਚੋਰ ਪ੍ਰਾਪਤੀ ਦੀ ਇਛਾ) 
- ਸਿਰੀ ੧, ੧੪, ੨ : ੨ (19) 
ਭਇਆ ਸਭ ਨਾਈ ਜੀਉ।” 
= ਮਾਂਝ ੫, ੪੧, ੧ : ਤੇ (106) 
ਤ੍ਰਿਹਿਦਸ -- ਤੇਰਾਂ 13” (ਤਿੰਨ 'ਗੁਣ” ਅਤੇ 10 
ਵਿਸ਼ੇ) 
“ਤ੍ਰਿਹਿਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ 
ਪਾਵੈ।” _-- ਗੂਜ ੧, ਅਸ ੧, ੧ : ੨ (503) 
ਭ੍ਰਿਹਾ = ਤਿੰਨਾਂ ਵੀ 
“ਭ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ 
ਪਾਇਦਾ।” ਰ 





- ਮਾਰੂ ੫, ਸੋਲਾ ੫, ੪ : ੩ (1075) ।- 


ਹੋਰ ਰੂਪ -- ਭ੍ਰਿਹੁ -- 


“ਤ੍ਹਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ. 


ਸੋ ਖੇਲੂ।” -- ਸਿਰੀ ੧, ੧੮, ੪ : ੨ (21) 
ਤ੍ਰਿਕੁਟੀ -- 1. ਤਿੰਨਾਂ ਗੁਣਾਂ ਦੀ ਗੁੰਝਲ 
-- ਸਿਰੀ ੧, ੧੨, ੩ : ੨ (18) 
“ਗੁਰ ਪਰਸਾਦੀ ਭ੍ਰਿਕੁਟੀ ਛੂਟੈ ਚਉਥੈ ਪਦਿ ਲਿਵ 


ਲਾਈ।”-- ਰਾਮ ੩, ਅਸ, ੨, ੧੭ : ੧ (909) 


1188 


(ਮਹਾਨਕੋਸ਼ ਇਥੇ ਅਰਥ ਬ੍ਰਹਮਾ, ਬਿਸ਼ਨ, ਮਹੇਸ਼ 
ਤਿੰਨ ਦੇਵਤਿਆਂ ਦੀ ਉਪਾਸ਼ਨਾ ਕਰਦਾ ਹੈ) 
2. ਤਿੰਨਾਂ ਗੁਣਾਂ ਰ੍ 
“ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਤੂ ਘਟ ਜਾਗੀ।” 
-- ਬਿਲਾ ਕਬ, ੧੧, ੨ : ੧ (857) 
3. ਮੱਥੇ ਤੇ ਪਈ ਤਿਉੜੀ (ਤਿੰਨ ਲਕੀਰਾਂ) ਜੋ 
ਵਿਅਕਤੀ ਦੀ ਖਿਝ ਦਾ ਪ੍ਰਗਟਾ ਹਨ (ਦਰਪਣ) 
“ਤੀਨਿ ਨਦੀ ਤਹ ਭ੍ਰਿਕੁਟੀ ਮਾਹਿ।” (ਜੋ ਖਿਝ 
ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ 
ਹਨ) - ਗਉ ਕਬ, ਵਾ ੫ : ੩ (344) 
(“ਨਿਰਣੈ” ਤੇ “ਸ਼ਬਦਾਰਥ” ਤੀਨਿ ਨਦੀਆ ਕਰਮ, 
ਗਿਆਨ ਤੇ ਭਗਤੀ ਦੀਆਂ ਮੰਨਕੇ ਤ੍ਰਿਕੁਟੀ ਤੋਂ 
ਭਾਵ ਤਿੰਨਾਂ ਦਾ ਜੋੜ “ਵਾਹਿਗੁਰੂ” ਲਿਆ ਹੈ) 
-- ਆਸਾਂ ੫, ੯੬, ੧ : ੧ (394) 
ਤ੍ਰਿਖਾ - ਤਹ, ਪਿਆਸ 
“ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ 
ਸੰਤ ਪਿਆਰੇ ਜੀਉ।” 


< ਸਲ&, %, ੧ 5 ੩ (36) 





ਤ੍ਰਿਖਾਈ -- ਪਿਆਸੇ 
“ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ 

ਤ੍ਰਿਸਨ ਤ੍ਰਿਖਾਈ। ” 
ਰ - ਸੋਰ ੫, ੧੫, ੧ : ੨ (612) 

-- ਪਿਆਸਾ 


“ਤੜਕਿ ਮੁਏ ਜਿਉ `ਤ੍ਰਿਖਾਵੰਤ ਨਾਨਕ ਕਿਰਤਿ 
ਕਮਾਨ।” -- ਗਉ ੫, ਬਾਅ ੪੭ਸ : 5 (260) 


- ਮਾਝ ੫, ੨੧, ੨ : ੩ (100) 
ਤ੍ਰਿਗਿਦ -- ਜੋ ਸਿੱਧਾ ਖੜੋ/ ਚਲ ਨੱਸ ਕੇ ਜਿਵੇਂ ਡੱਡੂ 
ਸੱਪ ਆਦਿ, ਪੇਟ ਦੇ ਭਾਰ -ਚੱਲਣ 
ਵਾਲੀਆਂ ਜੂਨਾਂ 
“ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ।” 
- ਗਉ ੫, ੧੧੧, ੩ : ੨ (188) 
'“ਸੰਤ ਕੈ ਦੂਖਨਿ ਭ੍ਰਿਗਦ ਜੋਨਿ ਕਿਰਮਾਇ।” 





ਤ੍ਰਿਗੁਣ 1189 ਤ੍ਰਿਪਤਾ 
ਹੋਰ ਰੂਪ -- ਤ੍ਰਿਣੰ - 





-- ਗਉ ੫..ਸੁਖ ੧੩, ੨ : ੪ (279) 


ਤ੍ਰਿਗੁਣ -- ਤਿੰਨਾਂ ਗੁਣਾਂ ਵਾਲੀ “ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ।” (ਤਿਨਕਾ, 
“ਏਹ ਭ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਕੱਖ) - ਸਸ ੫, ੬੪ : ੧ (1360) 

ਜਨਮ ਮਰਨ ਕਾ ਸਹਸਾ।? _ ਤ੍ਰਿਣੂ - 1. ਘਾਹ, ਵੇਖੋ 'ਤ੍ਰਿਣ' (2) 
-- ਮਲਾ ੩, ੧, ੨ : ੨ (1257) | “ਸਿੰਘ ਬਿਲਾਈ ਹੋਇ ਗਇਓ ਤ੍ਰਿਣੂ ਮੇਰੁ 
ਹੋਰ ਰੁਪ -- ਤ੍ਰਿਗੁਣਿ -- ਦਿਖੀਤਾ।” -- ਬਿਲਾ ੫, ੩੭, ੩ : ੧ (810) 

“ਬ੍ਰਹਮਾ ਬਿਸਨੁ ਮਹੇਸੁ ਤੈ ਮੂਰਤਿ ਭ੍ਰਿਗੁਣਿ | 2. ਤੁਛ, ਸਾਧਾਰਨ 

ਭਰਮਿ ਭੁਲਾਈ। ” ਰਲ ਰਿ 
- ਰਾਮ ੩, ਅਸ ੨, ੧੬ : ੧ (909) -- ਸੋਰ ੫, ੧੮, ੨ : ੧ (613) 

ਭ੍ਰਿਣ -- (ਸੰ. ਰ੍ਰਗਸ੍) -- 1. ਤੀਲੇ ਜਿੰਨਾਂ/ਰਤਾ ਵੀ, ਨੀ 
ਥੋੜਾ, ਹੋਰ ਵੇਖੋ 'ਤ੍ਰਿਣ (3) ਰ “ਤ੍ਰਿਣੂ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ।” 
“ੜ੍ਰਿਣ ਸਮਾਨਿ ਕਛੂ ਸੰਗਿ ਨ ਜਾਵੈ)” - ਸਾਰ ੪, ਵਾਰ ੧੧ਸ, ੧, ੧: ੭ (1241) 


-- ਗਉ ੫, ਸੁਖ ੧੨ਸ, ੨ : ੨ (278) | ਤ੍ਰਿਤਿਅ -- ਤੀਜਾ 
“ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ | “ਤ੍ਰਿਤਿਅ ਬਿਵਸਥਾ ਸਿੰਚੇ ਮਾਇ।” 





ਤੜ੍ਰਿਣ।” ` ਮਾਰੂ ੫, ਵਾਰ ੨ : ੬ (1095) -- ਰਾਮ ੫, ੨੩, ੨ : ੩ (890) 
2. ਘਾਹ ਤ੍ਰਿਤਿਆ =- (ਸੰ. ਰ੍ਰਜੀਧ) 1. ਤੀਜੀ ਥਿਤ 
“ਦਾਵਾ ਅਗਨਿ ਬਹੁਤੁ ਭ੍ਰਿਣ ਜਾਲੇ ਕੋਈ ਹਰਿਆ “ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ 
ਬੂਟੁ ਰਹਿਓ ਰੀ।” ਨੀਚੁ।” __ -- ਰਉ ੫, ਥਿਤੀ ੩ : ੧ (297) 
-- ਆਸਾ ੫, ੫੧, ੨ : ੧ (384) 2. ਤੀਜ, ਤੀਸਰਾ 
ਹੋਰ ਰੂਪ -- ਤ੍ਰਿਣਿ - “ਤ੍ਰਿਤੀਆ ਤੇਰਾ ਸੁੰਦਰ ਥਾਨੁ।” 
_ “ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾਂ ਵਣਿ ਭ੍ਰਿਣਿ -- ਆਸਾ ੫, ੧੨, ੧ : ੩ (374) 
ਰਤੜਾ ਨਾਰਾਇਣ।” ਹੋਰ ਰੂਪ -- ਤ੍ਰਿਤੀਏ -- 
-- ਸਿਰੀ ਭ੍ਰਿਲੋ, ੨, ੫ : ੧ (92) “ਤ੍ਰਿਤਿਏ ਮਤਾ ਕਿਛੁ ਕਰਉ ਉਪਾਇਆ।” 
“ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ _ - ਆਸਾਂ ੫, ੫, ੧: ੩ (371) 
ਤ੍ਰਿਭਵਣਿ ਰੋਮਿ।” ਦੇ ਤ੍ਰਿਤੀਏ -- 1. ਤੀਜਾ, ਤੀਸਰਾ, ਵੇਖੋ “ਤਿਤੀਆ” 
-- ਰਾਮ ੫, ਵਾਰ ੨੨ਸ, ੫, ੨ : ੨ (966) (2) 
ਤ੍ਰਿਣੂ - 2. ਤ੍ਰੇਤਾ ਯੁੱਗ 
“ਵਣੁ ਤ੍ਰਿਣ ਤ੍ਰਿਭਵਣੁ ਕੀਤੋਨੁ ਹਰਿਆ।” “ਝ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ।” 
: >> ਮਾਝ ੫, ੩0, ੪ ? ੧ (103) -- ਰਾਮ ੫, ੧੨, ੨ : ੨ (886) 


“ਇਕਿ ਮਾਸ ਹਾਰੀ ਇਕਿ ਭ੍ਰਿਣੁ ਖਾਹਿ। | ਭ੍ਰਿਪਤ -- (ਸੰ. ਹਰਾ) ਰਜਿਆ ਹੋਇਆ, ਸੰਤੁਸ਼ਟ 
- ਮਾਝ ੧, ਵਾਰ ੧੪ਸ, ੧, ੨ : ੧ (144) “ਜਿਨ ਪੀਆ ਤੇ ਡ੍ਰਿਖਤ ਭਏ ਹਉ ਤਿਨ ਬਲਿਹਾਰੈ 
3. ਕੱਖ, ਤੀਲੇ ਹ ਜਾਉ।” - ਵੱਡ ੧, ੧, ੨ : ੨ (557) 
ਕਾ ਜਲੁ ਰ “ਮੋਹਿ ਚਾਤ੍ਰਿਕ ਤੁਮੁ ਬੂੰਦ ਭ੍ਰਿਖਤਉ ਮੁਖਿ ਪਰੈ।” 
- ਟੌਡੀਂ ੫, ੩੬, ੧" : ੨ (717) -- ਬਿਲ ੫, ਛੰਤ ੩, ੪ : ੨ (847) 

“ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ | ਤਾ -- ਰਜਿਆ ਹੋਇਆ, ਸੰਤੁਸ਼ਟ 
ਜਰਾਵਤ ਹੇ।” ਰ੍ 
-- ਬਲਾਂ ੫, ੯੮, 2 : ੧ (821) "੨੮ 





_ = ਮਾਰੂ ੧, ਸੋਲਾ ੧੪, ੧੪ : ੨ (1035) 
_ਭ੍ਰਿਪਤਾਇ -- ਰਜ ਹੁੰਦਾ /ਸੰਤੁਸ਼ਟਤਾ ਹੁੰਦੀ ਹੈ 
“ਹਰਿ ਦਰਸਨ ਕੀ ਪਿਆਸ ਹੈ ਦਰਸਨਿ 
_ਤ੍ਰਿਪਤਾਇ। ” 
-- ਸਾਰ ੪, ਵਾਰ ੨੯ : ੨ (1248) 
ਹੋਰ ਰੂਪ -- ਤ੍ਰਿਪਤਾਇਆ - 
“ਤਬ ਤੇ ਧਾਵਤੁ ਮਨੁ ਤ੍ਰਿਪਿਤਾਇਆ। ” (ਰਜ 
ਗਿਆ, ਸੰਤੁਸ਼ਟ ਹੋ ਗਿਆ) 
- ਗਉ ੫, ੧੧੯, ੧ : ੨ (189) 
ਤ੍ਰਿਪਤਾਇਣੁ - ਤ੍ਰਿਪਤ/ਸੰਤੁਸ਼ਟ ਕਰਦੇ ਹਨ 
ਪੀਵਾਂ ਜੀਉ।”” -- ਮਾਝ ੫, ੧੬, ੩ : ੩ (99) 
ਤ੍ਰਿਪਤਾਈ -- ਰਜਦਾ/ਸੰਤੁਸ਼ਟ/ਤ੍ਰਿਪਤ ਹੁੰਦਾ ਹਾਂ 
“ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ 
ਦੇਖਿ ਹਰਿ ਦਰਸਨਿ ਤ੍ਰਿਪਤਾਈ। ” 
- ਗੋਂਡ 8, ੧, ੪ : ੩ (860) 
“ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤ ਪੀ 
ਤ੍ਰਿਪਤਾਈ।  (ਰਜਿਆ) 
ਰ੍ -- ਰਾਮ ੫, ਅਸ੬, ੮ : ੧(915) 
ਤ੍ਰਿਪਤਾਏ -- ਸੰਤੁਸ਼ਟ/ਤ੍ਰਿਪਤ 
“ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਭ੍ਰਿਪਤਾਏ .” 
- ਸੂਹੀ ੫, ੪੧, ੨ : ੨ (745) 
ਤ੍ਰਿਪਤਾਸ -- ਰੱਜ ਸੰਤੁਸ਼ਟਤਾ, ਤ੍ਰਿਪਤੀ 
“ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ 
ਤ੍ਰਿਪਤਾਸ। ” -- ਸਾਰ ੫, ੧੯, ੧ : ੧ (1208) 
ਹੋਰ ਰੂਪ -- 
“ਹਰਿ ਹਰਿ ਨਾਮੁ ਮਿਲੈ ਤ੍ਰਪਤਾਸਹਿ ਮਿਲਿ 
ਸੰਗਤਿ ਗੁਣ ਪਰਗਾਸਿ।” (ਰਜੇ, ਤ੍ਰਿਪਤ 


ਹੋਏ) __-- ਗੂਜ ੪, ਸੋਦ ੪, ੨ ? ੨ (10) 


ਤ੍ਰਿਖਤਾਸਾ -- 
“ਨਾਨਕ ਹਰਿ ਰਸੁ ਪੀ ਤ੍ਰਿਖਤਾਸਾ। ” 
- ਗਉ ੧, ਅਸ ੧੧, ੮ : ੧ (226) 


ਭ੍ਰਿਪਤਾਸਿ -- 
“ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ੜ੍ਰਿਪਤਾਸਿ 
ਰਹੈ।” (ਰਜਿਆ) 
- ਰਾਮ ੧, ਸੋਗੋ ੬੫ : ੪ (945) 


ਤ੍ਰਿਪਤਾਸਿਆ -- 


1190 


ਨ ਤਕ ਦਾ ਰਹਤ 
ਜਾਣੈ ਜਿੰਦੂ।” (ਤ੍ਰਿਪਤ ਹੋਇਆ ਰੱਜ ਗਿਆ) 
- ਸਿਰੀ ੫, ੮੮, ੨ : ੨ (48) 
ਤ੍ਰਿਪਤਾਸੀ - _ 
“ਹਰਿ ਗੁਣ ਗਾਇ ਸਦਾ ਭ੍ਰਿਖਤਾਸੀ ਫਿਰਿ 
ਭੂਖ ਨ ਲਾਗੈ ਆਇ।” (ਰਜੀਦਾ ਹੈ) 
- ਸੂਹੀ ੩, ਛੰਤ ੧, ੪ : ੩ (768) 
ਜਲਿ ਪੀਐ ਤ੍ਰਿਪਤਾਸੀ।” (ਰਜਦਾ ਹੈ) 
- ਸਾਰ ੪, ੧੨, ੨ : ੨ (1202) 
ਤ੍ਰਿਪਤਾਸੀਐ -- 
“ਨਾਨਕੂ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ 
ਨਾਇ।” (ਰਜ ਜਾਈਐ ਸੰਤੁਸ਼ਟ ਕਰੀਏ) 
- ਮਾਰੂ ੩, ਵਾਰ ੩ਸ, ੧, ੧ : ੪ (1087) 


“ਸਹਜਿ ਸੰਤੋਖਿ ਸਦਾ ਭ੍ਰਿਪਤਾਸੇ ਅਨਦੁ ਖਸਮ 
ਕੈ ਭਾਣੈ ਜੀਉ।” (ਸਤੂੰਸ਼ਟ ਹੋਏ ਰਜੇ) 
ਇ -- ਮਾਝ ੫, ੪੨, ੩ : ੩ (106) 


ੜ੍ਰਿਪਤਾਸੈ -- 
“ਮਨ ਭ੍ਰਿਪਤਾਸੈ ਕੀਰਤਨ ਪ੍ਰਭ ਰੰਗਿ।” 

- ਗਉ ੫, ਥਿਤੀ ੧੨ : ੪ (299) 
ਤ੍ਰਿਪਤਾਗਾ -- ਰਜ ਗਿਆ, ਤ੍ਰਿਪਤ ਹੋ ਗਿਆ, 
ਸ਼ਾਂਤ ਹੋ ਗਿਆ 
- “ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ 

ਪੀਆ ਸੋ ਤ੍ਰਿਪਤਾਗਾ। ” 


-- ਸੋਰ ੧, ੧੦, ੩ : ੧ (598) 


-- ਮਾਝ ੫, ੩੯, ੩ : ੩ (106) 
ਭ੍ਰਿਪਤਾਤਾ -- ਤ੍ਰਿਪਤ ਹੋ ਗਏ, ਰਜ ਗਏ 
“ਜਿਨਾ ਗੁਰਮੁਖਿ ਅੰਮਿਰਤੁ ਚਾਖਿਆ ਸੇ ਜਨ 
_ਭ੍ਰਿਪਤਾਤਾ। ” -- ਗੂਜ ੩, ਵਾਰ ੧੫ : ੫ (514) 
ਹੋਰ ਰੂਪ -- ਤ੍ਰਿਪਤਾਤੇ -- 
“ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ 
ਅੰਮ੍ਰਿਤੁ ਪੀ ਤ੍ਰਿਪਤਾਤੇ।” (ਰੱਜ ਗਏ) 


-- ਭੈਰ ੩, ੧੫, ੧" : ੨ (1131) 


-- ਰਜਦਾ, ਸੰਤੁਸ਼ਟ/ਤ੍ਰਿਪਤ ਹੁੰਦਾ 
“ਤਾ ਤੇ ਨਾਹੀ ਮਨੁ ਤ੍ਰਿਪਤਾਨ । ” 

-- ਗਉ ੫, ੮੧, ੧: ੪ (179) 
ਹੋਰ ਰੂਪ -- ਤ੍ਰਿਪਤਾਨਾ -- 
“ਨਮ ਰੰਗਿ ਇਹੁ ਮਨੁ ਭ੍ਰਿਪਤਾਨਾ ਬਹੁਰਿ ਨ 
ਕਤਹੂੰ ਧਾਵਉ ਰੇ।” (ਰਜ ਗਿਆ, ਤ੍ਰਿਪਤ 
ਹੋ ਗਿਆ) 
-- ਆਸਾ ੫, ੧੩੧, ੧ : ੨ (404) 


“ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ 
ਤੇ ਭ੍ਰਿਖਤਾਨੀ।” (ਤ੍ਰਿਪਤ ਹੋ ਗਏ) 


` -- ਗੂਜ ੩, ਵਾਰ ੧੪ : ੫ (514) 


“ਨਾਮ ਰਸਿ ਜੋ ਜਨ ਭ੍ਰਿਪਤਾਨੇ। ” (ਰਜੇ ਹਨ, 
ਤ੍ਰਿਪਤ ਹੋਏ ਹਨ) 
- ਗੁਊ ੫, ਸੁਖ ੧੭, ੬ : ੧ (286) 
ਤ੍ਰਿਖਤਾਨੋ -- 
“ਮਨ ਭ੍ਰਿਪਤਾਨੋ ਮਿਟੇ ਜੰਜਾਲ।” (ਤ੍ਰਿਪਤ ਹੋ 
ਗਿਆ) -- ਆਸਾਂ ੫, ੭੮, ੧ : ੧ (389) 
ਤ੍ਰਿਪਤਾਰੀ -- ਤ੍ਰਿਪਤ ਰਜੀ ਹੋਈ 
“ਇਹ ਰਸ ਰਾਤੀ ਹੋਇ ਭ੍ਰਿਪਤਾਰੀ। ” 
-- ਗਉ ੫, ੮੪, ੧" : ੨ (180) 
ਹੋਰ ਰੂਪ -- ਤ੍ਰਿਪਤਾਰੈ -- 
“ਜਿਹ ਭੋਜਨ ਕੀਨੋ ਤੇ ਭ੍ਰਿਖਤਾਰੈ। ” (ਰਜਦਾ 
ਹੈ) - ਕਾਨ੫,.੫,੨ 2 2 (1299) 
ਤ੍ਰਿਪਤਾਵਹਿ -- ਤ੍ਰਿਪਤ ਹੁੰਦਾ ਹੈ, ਰਜਦਾ ਹੈ 
“ਹਰਿ ਨਿਗ੍ਰਹਿ ਨ ਭ੍ਰਿਪਤਾਵਹਿ ਭੇਵਾ। ” 
-- ਰਾਮ ੧, ਅਸ ੬, ੬ : ੨ (906) 
ਹੋਰ ਰੂਪ -- ਤ੍ਰਿਪਤਾਵਹੁ -- 
“ਤ੍ਰਿਸਨਾ ਬੂਝੈ ਮਨੁ ਭ੍ਰਿਪਤਾਵਹੁ। ” (ਮੈਂ ਤ੍ਰਿਪਤ 
ਕਰ ਲਵਾ) 
-- ਗਉ ੫, ੮੧, ੧" : ੨ (179) 
ਤ੍ਰਿਪਤਾਵਣਿਆ -- ਰਜਾਉਂਦੇ/ਤ੍ਰਿਪਤ ਕਰਦੇ ਹਨ 
ਮਨੁ ਤ੍ਰਿਪਤਾਵਣਿਆ। ” 
-- ਮਾਝ ੩, ਅਸ ੩੦, ੧ : ੩ (127) 


ਹੋਰ ਰੂਪ - ਤ੍ਰਿਪਤਾਵਣੀ 


1191 








“ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ। ” 
-- ਸੋਰ ੪, ਵਾਰ ੧੩ : ੩ (647) 

। ਤ੍ਰਿਪਤਾਵਨ -- ਤ੍ਰਿਪਤ ਹੋਣ, ਰਜਨ 

“ਘਰਿ ਘਰਿ ਮਾਂਗੇ ਭ੍ਰਿਪਤਾਵਨ ਤੇ ਚੂਕਾ। ” 

- ਪ੍ਰਭਾ ੫, ਅਸ ੨, ੫ : ੨ (1348) 


-- ਮਾਝ ਪੰ. 92 5 : ੧ (01) 
ਤ੍ਰਿਪਤਿ -- 1. ਰਜ਼ਨ ਦਾ ਪ੍ਰਭਾਵ, ਸੰਤੁਸ਼ਟ ਦੇਖੋ 


-- ਸਿਰੀ ੩, ੬0, ੪ : ੧ (37) 
“ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ।” 
(ਸੰਤੁਸ਼ਟਤਾ, ਸ਼ਾਂਤੀ, ਤ੍ਰਿਪਤੀ) 
-- ਗਉ ੧, ਅਸ ੧੧, ੬ : ੩ (226) 
2. ਪ੍ਰਸੰਨ ਹੋਵੇ 
“ਜਨ ਨਾਨਕ ਪ੍ਰੀਤਿ ਭ੍ਰਿਪਤਿ ਗੁਰੂ ਸਾਚਾ । ” 
-- ਗਉ ੪, ੪੨, ੪ : ੩ (165) 
ਅੰਮ੍ਰਿਤ ਬਾਨੀ।” ( ਭਾਵ ਸੰਤੋਖ) 
- ਸੋਰ ੫, ੧0, ੧" : 
ਹੋਰ ਰੂਪ -- ਭ੍ਰਿਪਿਤਿਆ -- 
“ਮਾਰੂ ਮੀਹਿ ਨ ਭ੍ਰਿਪਤਿਆ ਅਗੀ ਲਹੈ ਨ 
ਭੁਖ।” (ਰਜਿਆ, ਸੰਤੁਸ਼ਟ ਹੋਇਆ) 
-- ਮਾਝ ੧, ਵਾਰ ੨੩ਸ, ੧, ੧ : ੧ (118) 
“ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ। ” 
(ਰੱਜ ਗਿਆ) 
-- ਵੰਡ ੩, ੭, ੧ : ੨ (560) 


੨ (611) 


ਤ੍ਰਿਪਤੀ -- 
ਉਰਧਾਰਿਆ।” (ਰਜ ਗਈ, ਤ੍ਰਿਪਤ ਹੋ 


ਰੀ 


ਗਈ) -- ਬਿਲਾ ੧, ਛੰਤ ੧, ੪ : ੬ (843) 


ਜੀਵਾਸੁ।” (ਰਜਦਾ ਹੈ) 
-- ਸਿਰੀ ੪, ੬੬, ੧ : ੧ (40) 








ਦੁਆਰੁ ।” (ਰਜਦਾ/ ਸ਼ਾਂਤ ਹੁੰਦਾ ਹੈ) ਧਰਤੀ, ਤਿੰਨ ਭਵਨ ਭਾਵ ਸਾਰਾ 

- ਸੋਰ ੪, ਵਾਰ ੮ਸ, ੩, ੧ : ੨ (645) ਸੰਸਾਰ 
ਤ੍ਰਿਪਤੀਵਨਾ -- ਤ੍ਰਿਪਤ ਹੋਣਾ, ਰਜ ਜਾਣਾ, ਸੰਤੁਸ਼ਟ | “ਸੁਰਿ ਨਰ ਗਣ ਗੰਧ੍ਰਬ਼ ਜਿਨਿ ਮੋਹੇ ਤ੍ਰਿਭਫਣ 
ਜੀਤਾ ਮੇਖੁਲੀ ਲਾਈ। ” -- ਸਿਰੀ ਕਬ, ੩, ੧ : ੨ (92) 
“ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ | 'ਤ੍ਰਿਭਿਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ 


ਤ੍ਰਿਪਤੀਵਨਾ। ” ਅੰਧਾਤਾ।” -- ਗਉ ੧, ੧੫, ੨ : ੨ (155) 
- ਮਾਰੂ ਪ., ਅਸ ੬, ੨ : ੧(1019) | ਤਨ ਤ੍ਰਿਭਵਣ ਮਹਿ ਰਹਿਓ ਸਮਾਈ। ” (ਸੰਸਾਰ 
ਤ੍ਰਿਪਤੇ -- ਰਜੇ ਰਹੇ, ਸੰਤੁਸ਼ਟ ਰਹੇ ਭਾਵ ਸੰਸਾਰਕ ਪਦਾਰਥ) 
““ਬਿਨਵੰਤਿ ਨਾਨਕੁ ਸਦਾ ਭ੍ਰਿਪਤੇ ਹਰਿ ਨਾਮੁ ਭੋਜਨੁ - ਗਉ ਕਬ, ਬਾਅ ੨੨ : ੨ (341) 
ਰਿ ਜੈਤ ੫, ਛੰਤ ੩, ੪ : ੬ (705) | ਜਉ ਤ੍ਰਿਭਵਣ ਤਨ ਮਾਹਿ ਸਮਾਵਾ।” (ਸੰਸਾਰਕ 
-- ਤ੍ਰਿਪਤੈ -- ਪਦਾਰਥ ਤਨ ਵਿਚ ਹੀ ਸਮਾ ਜਾਣ) 
ਰਾ - "੨ ਤੀ ਰਲ - ਗਉ ਕਬ, ਬਾਅ, ੨੨ : ੩ (341) 
ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ | ('ਮਹਾਨਕੋਸ਼` ਇਥੇ ਅਰਥ ਤ੍ਰਿਭਵਨ ਰੂਪ ਕਰਤਾਰ 
ਸਖਾਈ।” -- ਗੂਜ ੩, ੪, ੨ : ੨ (490) | _ ਕਰਦਾ ਹੈ) 
ਤ੍ਰਿਪਲੁ -- ਤਿੰਨ ਹਾਲਤਾਂ, ਤਿੰਨ ਗੁਣ-ਰਜੋ ਤਮੋ | ਤ੍ਰਿਭਵਣਸਾਰ -- ਤਿੰਨਾਂ ਹੀ ਲੋਕਾਂ ਭਾਵ ਸਾਰੀ 
ਸਤੋ, ਤ੍ਰਿਗੁਣੀ ਮਾਇਆ ਭਾਵ ਮਾਇਆ ਸ੍ਰਿਸ਼ਟੀ ਦੀ ਸੂਝ 


.“- ਵਾਲੀ ਰੁਚੀ/ਧਿਆਨ/ਅਭਿਲਾਖਾ ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ 
“ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ | _ ਸੁ ਤ੍ਰਿਭਵਣਸਾਰ।” 


ਪਸਾਰੀ।” -- ਗਉ ਕਬ, ੫੩, ੨ : ੨ (334) - ਗੂਜ ੧, ਅਸ ੨, ਤੇ : ੨ (504) 
ਤ੍ਰਿਪੁਤੇ -- ਰਜਨਾ, ਸੰਤੁਸ਼ਟ ਹੋਣਾ, ਵੇਖੋ “ਤ੍ਰਿਪਤ” ਤ੍ਰਿਭਵਣਨਾਥੁ -- ਤ੍ਰਿਲੋਕੀ ਦਾ ਮਾਲਕ, ਸਾਰੀ 
“ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਸ੍ਰਿਸ਼ਟੀ ਦਾ ਸੁਆਮੀ ਭਾਵ ਪ੍ਰਭੂ 

ਤ੍ਰਿਪੁਤੇ।” -- ਸਸ ੫, ੨੬ : ੨ (1356) | ਅਨਿਕ ਪਾਤਿਕ ਹਰਤਾ ਤ੍ਰਿਭਵਣਨਾਥੁ ਰੀ ਤੀਰਥਿ 
ਤ੍ਰਿਬਧਿ - ਤਿੰਨ ਪ੍ਰਕਾਰ/ਕਿਸਮ ਦਾ ਤੀਰਥਿ ਕ੍ਰਮਤਾ ਲਹੈ ਨ ਪਾਰੁ ਰੀ।” 

“ਤ੍ਰਿਬਧਿ ਕਰਮ ਕਮਾਈਅਹਿ ਆਸ ਅੰਦੇਸਾ - ਧਨਾ ਭ੍ਰਿਲੋ, ੧, ੩ : ੧ (695) 

ਹੋਇ।” -- ਸਿਰੀ ੧, ੧੨, ੩ : ੧(18) ਤ੍ਰਿਭਵਣਿ -- ਤਿੰਨਾਂ ਲੋਕਾਂ ਵਿਚ, ਵੇਖੋ “ਤ੍ਰਿਭਵਣ'” 
ਤ੍ਰਿਬਿਧਿ -- 1. ਤ੍ਰਿਗੁਣੀ “ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ।” 

“ਦੁਬਿਧਾ ਦੁਜਾ ਭ੍ਿਬਿਧਿ ਮਾਇਆ। ” - ਸਿਰੀ ੧, ਅਸ ੬, ੫ : ੩ (57) 

- ਮਾਝ ੩, ਅਸ ੭2,੪: ੨(113) ਹੋਰ ਰੂਪ -- ਤ੍ਰਿਭਵਣੁ -- 
“ਤ੍ਰਿਬਿਧਿ ਮਾਇਆ ਕਾਰਣਿ ਲੁਝੈ।” “ਜਲ ਤੇ ਭ੍ਰਿਭਵਿਣ ਸਾਜਿਆ ਘਟਿ ਘਟਿ ਜੋਤਿ 
-- ਮਾਝ ੩, ੩੦, ੩ : ੨ (127) ਸਮੋਇ।” (ਤਿੰਨ ਲੋਕ ਸ੍ਰਿਸ਼ਟੀ) 

2. ਤਿੰਨ ਪ੍ਰਕਾਰ ਦੀ -- ਸਿਰੀ ੧, ੧੫, ੩ : ੨ (19) 

“ਤ੍ਰਿਬਿਧਿ ਮਨਸਾ ਤ੍ਿਬਿਧਿ ਮਾਇਆ।” ਤ੍ਰਿਭਵਣੋ -- 

-- ਮਾਝ ੩, ਅਸ ੧੩, ੫ : ੨ (117) ਤ੍ਰਿਭਣੋ ਤੁਝਹਿ ਕੀਆ ਸਭੁ ਜਗਤੁ 

“ਤ੍ਰਿਬਿਧਿ ਬੰਧਨ ਤੁਟਹਿ ਗੁਰ ਸਬਦੀ ਗੁਰ ਸਬਾਇਆ ਰਾਮ।” (ਸਾਰਾ ਸੰਸਾਰ) 

ਸਬਦੀ ਮੁਕਤਿ ਕਰਾਵਣਿਆ।” - ਆਸਾ ੧, ਛੰਤ ੨, ੪ : ੨ (437) 


-- ਮਾਝ ੩. ਅਸ ੩੦, ੩ : ੩ (127) | ਤ੍ਰਿਭਵਨ -- ਤਿੰਨ ਲੋਕ, ਸ੍ਰਿਸ਼ਟੀ 
ਤ੍ਰਿਭਵਣ -- ਤਿੰਨ ਲੋਕ--ਆਕਾਸ, ਪਾਤਾਲ ਤੇ | “ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ। ” 


ਤ੍ਰਿਲੋਚਨ ਰ੍ 1193 


ਤੈਲੋਆ 


ਤਦ 





-- ਗਉ ੫, ਬਾਅ ੫੪ : ੧ (261) 
ਤ੍ਰਿਲੋਚਨ -- 1325 ਬਿਕਰਮੀ ਵਿਚ ਜਨਮਿਆ 
ਵੈਸ਼ ਜਾਤ ਦਾ ਬਾਰਸੀ (ਸ਼ੋਲਾਪੁਰ) 
ਦਾ ਵਸਨੀਕ ਇਕ ਭਗਤ ਜਿਸ ਦੇ 
ਦੇ ਸਿਰੀ, ਗੂਜਰੀ ਤੇ ਧਨਾਸਰੀ 
ਰਾਗਾਂ ਵਿਚ ਸੰਕਲਤ ਹਨ। 
“ਤ੍ਰਿਲੋਚਨ ਗੁਰ ਮਿਲਿ ਭਈ ਸਿਧਿ।” 


-- ਬਸ ੫. ੧, ੫ : ੨ (1192) 


-- ਗੂਜ ੫, ੧੦, ੨ : ੨ (498) 
ਤ੍ੀਅ - ਇਸਤ੍ਰੀ, ਪਤਨੀ, ਜੋਰੂ 
“ਤਬ ਇਹ ਤ੍ਰੀਅ ਓਹੁ ਕੰਤੁ ਕਹਾਵਾ।” 
-- ਗਉ ਕਬ, ਬਾਅ ੪੧ : ੩ (342) 
ਤ੍ਰੇਤਾ - ਯੁੱਗਾਂ ਦੇ ਕ੍ਰਮ ਵਿਚ ਦੂਜਾ ਯੱਗ 
ਜੁਗਾ ਮਾਹਿ।” 
-- ਆਸਾ ੫, ੧੪੦, ੩ : ੧ (406) 
ਹੋਰ ਰੂਪ -- ਤ੍ਰੇਂਤੈ ੨੭ 
“ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ । ” 
-- ਆਸਾ ੧, ਵਾਰ ੧੩ਸ, ੧, ੧ : ੪ (470) 
ਤੈ -- ਤਿੰਨ . 
“ਵੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ।” 
(ਤਿੰਨ ਗੁਣ ਹਨ, ਰਜੋ, ਤਮੋ, ਸਤੋ) 
-- ਸਿਰੀ ੩, ੪੩, ੩ : ੧ (30) 
“ਮਾਈ ਖ਼ਾਗਤ ਤ੍ਰੈ ਲੋਭਾਵਹਿ।” 

- ਰਾਮ ੧, ਅਸ ੨, ੪ : ੨ (903) 
(ਮਹਾਨਕੋਸ਼ ਇਥੇ 'ਤ੍ਰੈ` ਦਾ ਅਰਥ ਮਨ, ਨੇਤਰ ਤੇ 
ਤੁਚਾ ਕਰਦਾ ਹੈ) 

ਤੈਗੁਣ -- 1. ਤਿੰਨਾਂ ਗੁਣਾਂ ਦਾ ਧਾਰਨੀ 
“ਝੈਗੁਣ ਰੋਵਹਿ ਨੀਤਾ ਨੀਤ । ” 


-- ਆਸਾ ੧, ਅਸ ੪, ੫ : ੨ (413) 


ਲਿਵ ਤੁਮਾਰੀ। (ਤ੍ਰਿਗੁਣੀ ਸ੍ਰਿਸ਼ਟੀ) 


- ਗੂਜ ੩, ਅਸ ੧, ੫ : ੧ (506) 





“ਝੈਗੁਣ ਅਚੇਤ ਨਾਮ ਚੇਤਹਿ ਨਾਹੀ ਬਿਨੁ ਨਾਵੈ 
ਬਿਨਸਿ ਜਾਈ।” 
-- ਰਾਮ ੩, ਅਸ ੨, ੧੫ : ੧ (909) 


(ਤ੍ਰੈ ਗੁਣੀ ਜੀਵ ਤ੍ਰੈ ਗੁਣਾਂ ਦਾ ਧਾਰਨੀ) 


-- ਕਾਨ ੪, ਅਸ ੪, ੩ : ੧ (1310) 
(ਤਿੰਨਾਂ ਗੁਣਾਂ ਵਾਲੀ/ ਦੀ ਧਾਰਨੀ) 
2. ਤਿੰਨ ਗੁਣ 
“ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ 
ਲਾਇਆ।” 
- ਗੂਜ ੩, ਵਾਰ ੨ : ੪ (509) 
“ਤ੍ਰੈ ਗੁਣ ਬਧਕ ਮੁਕਤਿ ਨਿਰਾਰੀ।” 
- ਮਾਰੂ ੩, ਸੋਲਾਂ ੬, ੧੩ : ੨ (1049) 
“ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ 
-_ਬਿਉਹਾਰੀ।” (ਤਿੰਨ ਗੁਣਾਂ ਦੀ) 
-- ਸਾਰ ੪, ਵਾਰ ੨੪ਸ, ੩, ੧ : ੩ (1246) 
ਹੋਰ ਰੂਪ -- ਤ੍ਰੈ ਗੁਣੀਆ -- 
“ਗੁਰਮੁਖਿ ਤ੍ਰੈ-ਗੁਣੀਆ ਬਿਸਥਾਰੁ। ” (ਤਿੰਨਾਂ 
ਗੁਣਾਂ ਦਾ) 
-- ਮਲਾ ੫, ੧੯ , ੧ : ੨ (1270) 
3. ਤਿੰਨ ਗੁਣਾਂ ਵਾਲੀ ਅਵਸਥਾ ਰ੍ 
“ਤੈ ਗੁਣ ਸਭਾ ਧਾਤੁ ਹੈ ਨ ਹਰਿ ਭਗਤਿ ਨ 
ਭਾਇ। ” -- ਮਲਾ ੩, ੨, ੨ : ੧ (1258) 


ਤੈ ਗੁਨੀਆ -- ਤਿੰਨ ਗੁਣਾਂ ਵਿਚ ਵਿਚਰਨ ਵਾਲੇ, 


ਸੰਸਾਰੀ 
“ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ 
ਲੂਟਿਓ ਰੀ।” 

-- ਆਸਾ ੫, ੫੧, ੧ : ੨ (384) 
“ਮੋਹਨੀ ਮੋਹਿ ਲੀਏ ਤ੍ਰੈਗੂਲੀਆ। ” 

- ਮਾਰੂ ੫, ੧੮, ੧ : ੧ (1004) 


ਤੈਪਾਲ -- ਤਿੰਨਾਂ ਪਾਲਾਂ (ਸਤਰਾਂ) ਵਾਲੀ ਭਾਵ 


“ਤੈਪਾਲ ਤਿਹਾਲ ਬਿਚਾਰੰ।” 
-- ਆਸਾ ੧, ਵਾਰ ੧੪ਸ, ੧, ੨ : ੪ (470) 


ਤ੍ਲੋਆ -- ਤ੍ਰੈਲੋਕੀ ਸਾਰੀ ਸ੍ਰਿਸ਼ਟੀ 


ਤ੍ਰੈਲੋਈ ' ਰ 4. % 1194 ਰੂ ਤਿਗਿ 
“ਖਬਰਿ ਭਈ ਸੰਸਾਰਿ ਆਏ ਤ੍੍‌ੈਲੋਆ। ” 
- ਤੁਖਾ ੪, ਛੰਤ ੪, ੩ : ੨ (1116) 
ਤ੍ਰੈਲੋਈ -- ਤ੍ਰੈਲੋਕੀ, ਸਾਰੀ ਸ੍ਰਿਸ਼ਟੀ, ਤਿੰਨ ਲੋਕ 
“ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ।” 
- ਗੂਜ ੩, ਵਾਰ ੧ : ੩ (509) 
ਤਰਲੋਕ -- ਤੈੈ-ਲੋਕੀ, ਸਾਰੀ ਸ੍ਰਿਸ਼ਟੀ 


“ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ 
ਸੰ . 






- ਤੁਖਾ ੧, ਛੰਤ ੬, ੩ :੪(1113) 
ਤ੍ਰੋੜਿ - ਤ੍ਰੋੜ, ਖਤਮ ਕਰ, ਮੁੱਕਾ ਰ੍‌੍ 
- ਮਾਰੂ ੫, ਵਾਰ ੧੩ਸ, ੫, ੩ : ੧ (1098) 
ਤਿਾਗਿ -- ਫ਼ੰਡ ਦੇ 
ਰੇਣੂਕਹ। ” -- ਸਸ ੫, ੪੦ : ੬ (1357) 








ਥਕਹਿ -- ਸਰੀਰ ਅਥਵਾ ਹੋਰ ਇੰਦੀਆਂ ਦਾ ਹੋਰ 
` ਕੰਮ ਕਰਨ ਤੋ ਅਸਮਰਥ ਹੋਣਾ, 
ਅਥਵਾ ਰਹਿ ਜਾਣਾ 
“ਆਖਹਿ ਬਕਰਿ ਆਖਿ ਆਖਿ ਕਰਿ ਸਿਫਤ) 
ਵੀਚਾਰ । ” ਰ੍ 
-- ਸਾਰ ੪, ਵਾਰ ੧੧ਸ, ੧, ੧ : ੬ (1241) 
ਥਕਤ -- ਥਕਣਾ, ਹੋਰ ਕੰਮ ਕਰਨ ਤੋ ਅਸਮਰਥ 
ਰ ਹੋ ਜਾਣਾ 
“ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾ ਹੀ ਛੋਟ।” 
- ਸਾਰ, ੫, ੧੦੪, ੧" : ੨ (1224) 
ਹੋਰ ਰੁਪ -- ਥਕੰਤ -- 
“ਆਵੰਤ ਜਾਵੰਤ ਬਕੰਤ ਜੀਆ ਦੁਖ ਸੁਖ ਬਹੁ 
ਭੋਗਣਹ। ” -- ਸਸ ੫, ੪੯ : ੩ (1358) 
ਥਕਾ -- ਭਾਵ ਮੁਕ ਗਿਆ, ਅਸਮਰਥ ਹੋ ਗਿਆ 
“ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ।” 
ਰ੍ -- ਸਿਰੀ ੧, ੧੪, ੩ : ੨ (19) 
ਥਕਾਂ -- ਹੋਰ ਕੰਮ ਕਰਨ ਤੋਂ ਅਸਮਰਥ ਹੋਵਾਂ 
“ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ।” 
-- ਸਾਰ ੪, ਵਾਰ ੧੦ਸ, ੧, ੨ : ੩ (1241) 
ਥਕਿ -- ।. ਥਕ ਜਾਣਾ, ਹੋਰ ਕਰਨ ਤੋਂ ਅਸਮਰਥ 
ਹੋ ਜਾਣਾ 
“ਦੇਦਾ ਦੇ ਲੈਦਾ ਥਕਿ ਪਾਹਿ।” 
- ਜਪੁ ੧, ੩ : ੧੧ (2) 
“ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ 
ਲਿਵ ਲਾਇ।”” (ਥੱਕ ਗਏ) 
- ਸੋਰ ੪, ਵਾਰ ੨੦ਸ, ੩, ੨ : ੧ (650) 
2. ਥਕ ਕੇ, ਲਾਚਾਰ ਹੋ ਕੇ 
“ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ 
ਸਾਮ।” -- ਮਾਝ ੫, ਬਾਰਾ ੧ : ੨ (133) 
“ਬਕਿ ਪਰਿਓ ਪ੍ਰਭ ਦਰਬਾਰ। ” 
-- ਬਿਲਾ ੫, ਅਸ ੧, ੮ : ੨ (837) 


ਥਕਿਤ -- ਥਕਦੇ, ਕੰਮ ਕਰਨ ਤੋਂ ਅਸਮਰਥ ਹੁੰਦੇ । 


ਥ 


“ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ 
_- ਕਾਨ ੫, ੨੯, ੨ : ੧ (1303) 
ਥਕੀ -- ।. ਰਹਿ ਗਈ, ਹਾਰ ਗਈ, ਥਕ ਗਈ 
“ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ। ” 
-- ਸਿਰੀ ੩, ੫੯, ੪ : ੧ (37) 
2. ਮੁੱਕ ਗਈ _. 

“ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ 

ਸੈਤਾਨੁ ਵੇ ਲਾਲੋ।” (ਮੁੱਕ ਗਈ) 

-- ਤਿਲੰ ੧, ੫, ੧: ੪ (722) 

“ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ। 
- ਮਾਰੂ ੩, ਵਾਰ ੧ਪਸ, ੧, ੨ : ੨ (1090) 

ਥਕੇ - !. ਥਕ ਗਏ, ਰਹਿ ਗਏ, ਹਾਰ ਗਏ __ 
“ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ 
ਵਾਤ। ” - ਜਪੁ ੧, ੨੨ : ੨ (5) 
_“ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ। ” 

-- ਸਿਰੀ ੩, ੫੩, ੧ : ੩ (34) 

2. ਬਾਕੀ ਬਚੇ, ਰਹਿ ਗਏ 
<ਦਿਨ ਥੋੜੇ ਥਕੇ ਭਇਆ ਪੁਰਾਣਾ ਚੋਲਾ।” 
-- ਸਿਰੀ ੧, ੨੪, ੧" : ੨ (23) 
“ਫਰੀਦਾ ਸਚੁ ਭਰਿਆ ਭੀ ਚਲਸੀ ਥਕੇ ਕਵਲ 
ਇਕਲ। ” -- ਸਲੋ ਫਰ, ੬੬ : ੨ (1381) 
ਥਟਣਹਾਰੈ -- `ਬਣਾਨ ਵਾਲੇ ਨੇ, ਰਚਨਹਾਰੇ ਨੇ, 
ਕਰਤਾਰ ਨੇ 
“ਥਟਣਹਾਰੈ ਥਾਟੁ ਆਪੇ ਹੀ ਥਟਿਆ।” 

-- ਰਾਮ ੫, ਵਾਰ ੧ : ੧ (957) 
ਥਬਟਿਆ - ਬਣਾਇਆ, ਰਚਿਆ 
“ਬਟਣਹਾਰੈ ਥਾਟੁ ਆਪੇ ਹੀ ਥਟਿਆ।” 

-- ਰਾਮ ੫, ਵਾਰ ੧ : ੧ (957) 
ਥਟੀਐ -- ।. ਬਣਤ/ ਰਚਨਾ ਦੀ 
“ਕੀਮਤਿ ਕਿਸੈ ਨ ਪਾਇ ਤੇਰੀ ਥਟੀਐ।” 

-- ਰਾਮ ੫, ਵਾਰ ੨੨ : ੬ (966) 


ਰੱਡ 


ਬਟੂਆ 1196 ਸਤ 


2. ਟਿਕਾਇਆ ਗਿਆ, ਸਥਾਪਿਤ ਕੀਤਾ ਗਿਆ 
“ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ | 
ਥਟੀਐ। ”-- ਰਾਮ ਬਸ, ਵਾਰ ੨ : ੧੨ (967) 
ਥਟੂਆ -- ਠਾਟ ਬਣਾਉਣ ਵਾਲਾ, ਸਾਂਗ ਬਣਾਨ 
ਵਾਲਾ 
“ਭੇਖ ਕਰਹਿ ਖਿੰਥਾ ਬਹੁ ਥਟੂਆ। ” 
- ਰਾਮ ੧, ਅਸ ੨, ੫ : ੧ (903) 
“ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ 
ਕਰਿ ਥਟੂਆ। ”-- ਸਮ ੫; ੧੧" : ੪ (1389) 
ਥਣ -- ਮੰਮਾ, ਸਰੀਰ ਦਾ ਉਹ ਅੰਗ ਜਿਥੋ ਬੱਚਾ ਮਾਂ 
ਦਾ ਦੁੱਧ ਚੁੰਘਦਾ ਹੈ 
“ਪਹਿਲੈ ਪਿਆਰਿ ਲਗਾ ਥਣ ਦੁਧਿ।” 

_= ਮਾਝ ੧, ਵਾਰ ੧ਸ, ੪, ੨ : ੧ (137) 
ਥਣੀ -- 1. ਥਣਾਂ ਵਿਚ, ਮੰਮਿਆਂ ਵਿਚ _ 
“ਮੈ ਮਤ ਜੋਬ਼ਨਿ ਗਰਬਿ ਗਾਲੀ ਦੁਧਾ ਥਣੀ ਨ 
ਆਵਏ।”” -- ਗਉ ੧, ਛੰਤ ੧, ੧ : ੫ (242) 





-- ਸਿਰੀ ੫, ੭੨, ੨ : ੧ (42) 








ਥਨੰਤਰਿ -- 
“ਘਰਿ ਇੰਕੋ ਬਾਹਰਿ ਇਕੋ ਥਾਨ ਥਨੰਤਰਿ 
ਆਪਿ।” (ਭਾਵ ਸਭ ਥਾਂ) 
- ਸਿਰੀ ੫, ੭੯, ੩ : ੧ (45) 
ਥਨੰਤਰੀ -- ਰ੍ 
“ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ।” 
- ਰਾਮ ੧, ਓਅੰ ੩੪ : ੫ (934) 
ਥਨਾਂਏ -- ਥਨੰਤਰ, ਥਾਂ ਦੇ ਅੰਦਰ 
“ਥਾਨ ਥਨਾਏ ਸਰਬ ਸਮਾਏ।” “੧ 


ਥਨਿ -- ਥਨ, ਮੰਮਾ 
ਕਾਢੇ ਬਿਲਲ ਬਿਲੀਧੇ ।” 
- ਬੇਸੰ 9, ੫,੧: ੨(11787 
ਥਪਿਓ -- ਥਾਪਿਆ, ਸਥਾਪਤ ਕੀਤਾ 


2. ਥਣਾਂ ਕਰਕੇ, ਥਣਾਂ ਸਦਕਾ “ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ 
“ਸਸੁੜਿ ਸੁਹੀਆ ਕਿਵ ਕਰੀ ਨਿਵਣੂ ਨ ਜਾਇ | _ ਸ੍ਰਬ ਸਿਧੀ।” _-- ਸਵ ੩, ੧: ੩ (1392) 
ਥਣੀ। ” - ਸਲੋ ੧, ੧ : ੨ (1410) । ਹੋਰ ਰੂਪ -- ਥਪਿਅਉ -- 
ਥਥਾ -- ਗੁਰਮੁਖੀ ਲਿਪੀ ਦਾ 22ਵਾਂ ਅੱਖਰ 'ਥ` “ਗੁਰ ਅਮਕੂੁਦਾਸਿ ਥਿਰੁ ਥਪਿਅਉ ਪਰਗਾਮੀ 
“ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ।”4( ਤਾਰਣ ਤਰਣ।” 
-- ਗਉ ੫, ਬਾਅ ੩੩ : ੧ (257) - ਸਵ ੪, ਸਲ ੨ : ੫ (1406) 
ਹੋਰ ਰੂਪ -- ਥਥੈ - ਥਪਿਆ - ੯ 
“ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ “ਅਬਲ ਬਲੁ ਤੋੜਿਆ ਅਚਲ ਚਲੁ ਥਪਿਆ 


ਸਭੁ ਹੋਆ।” (ਥਥੇ ਦੁਆਰਾ ਉਪਦੇਸ਼ ਹੈ) 
-- ਆਸਾ ੧, ਪਟੀ ੨੦ : ੧ (433) 
_ ਥਨ -- ਥਣ, ਮੰਮਾ, ਵੇਖੋ “ਥਨਿ” 
“ਥਨ ਚੋਖਤਾ ਮਾਖਨੁ ਘੂਟਲਾ।” ਰ 
- ਗੋਂਡ ਨਾਮ, ੪, ੨ : ੨ (874) 
ਥਨਹੁ -- ਥਣਾਂ ਤੋਂ ਹੀ 
”.ਦੂਧੁ ਤ ਬਛਰੈ ਥਨਹੁ ਬਿਟਾਰਿਓ।” 
- ਗੂਜ ਰਵਿ, ੧, ੧ : ੧ (525) 
ਥਨੰਤਰ -- ਥਾਂ ਦੇ ਅੰਦਰ/ਵਿਚਕਾਰ 
“ਨਉ ਖੰਡ ਜੀਤੇ ਸਭਿ ਥਾਨ ਥਨੰਤਰ। ” 
ਰ੍ - ਆਸਾ ੫, ੪, ੨: ੨ (371) 
ਹੋਰ ਰੂਪ -- ਥਨੰਤਰਾ -- 
“ਜੇਤੇ ਥਾਨ ਥਲੰਤਰਾ ਤੇਤੇ ਕਵਿ ਆਇਆ।” 


ਅਘਤੁ ਘੜਿਆ ਤਹਾ ਅਪਿਉ ਪੀਆ।” 
- ਮਾਰੂ ਜੈਢੇ ੧, ੧ : ੨ (1106) 
ਥਪੇ -- 
“ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ।” 
%(ਥਾਪਿ ਦਿੰਦਾ/ਬਣਾ ਦਿੰਦਾ ਹੈ) 
- ਜੈਤ ੫, ਵਾਰ ੧੯ : ੩ (710) 


- ਸਵ ੪, ਗਯੰ ੧ : ੧੬ (1401) 
ਥੰਭ -- 1. ਰੋਕੇ (ਕੋਸ਼, ਸੰਥਿਆ ਸ਼ਬਦਾਰਥ) ਥੰਮੀ, 
_ ਸਹਾਰਾ (ਦਰਪਣ, ਨਿਰਣੈ) 

“ਕਾਇਆ_ਮੰਦਰ ਅਨਸਾ ਥੰਭ।”? 
- ਗਉ ਕਬ, ਵਾ ੧ : ੨ (344) 


- ਕਾਨ ੫, ੪੬,੨:੨(1307) 


“ਆਪੇ ਥੰਮੈ ਸਚਾ ਸੋਈ। ” 





-- ਭੈਰ ਨਾਮ, ੯, ੪ : ੨ (1165) 
“ਪ੍ਰਭ ਥੰਭ ਤੇ ਨਿਕਸੇ ਕੈ ਬ਼ਿਸਥਾਰ।” 
-- ਬਸੰ ਕਬ, ੪. ੪ : ੩ (1194) 
ਹੋਰ ਰੂਪ -- ਥੰਭਾ -- 7 
“ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ 
ਕਾ ਗਾਰਾ। ”-- ਸੋਰ ਰਵਿ, ੬, ੧ : ੧ (659) 


-- ਗਉ ਕਬ, ੫੮, ੩ : ੨ (336) 
ਥੰਭੈ -- ਥੰਮਦਾ, ਆਸਰਾ ਦਿੰਦਾ ਹੈ 
“ਬਿਨੁ ਹੀ ਥਾਭਹ ਮੰਦਿਰੁ ਥੰਭੈ।” 
ਰ੍ -- ਗਉ ਕਬ, ਬ਼ਾਅ ੨੩ : ੪ (341) 
ਥੰਮ -- ਥਮਲਾ 


ਗਲਿ ਲਾਇ। ”-- ਮਾਰੂ ੫, ੧੧, ੧ : ੨ (1001) 


ਥੰਮਨ -- ।. ਸਹਾਰਾ ਦੇਣਾ, ਟਿਕਾਈ ਰਖਨ ਲਈ | 


“ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ 
ਕਉ ਥੰਮੁ ਦੀਜੈ।” 
-- ਕਲਿ ੪, ਅਸ ੩, ੧ : ੨ (1324) 
ਥੰਮਨੁ -- ਥੰਮ, ਥਮਲਾ 
“ਜਿਉ ਮੰਦਰ ਕਉ ਥਾਮੈ ਥੰਮਨੁ। ” 
-- ਗਉ ੫. ਸੁਖ ੧੫, ੩ : ੧ (282) 
“ਬਿਨੁ ਥੰਖਾ ਰਾਖੇ ਸਚੁ ਕਲ ਪਾਏ ।” 
- ਮਾਰੂ ੧, ਸੋਲਾ ੧੭, ੬ : ੨ (1037) 


- ਰਾਮ ਬਸ, ੮ : ੨ (968) 
. ਥੰਮੁ -- ਥਮਲੇ, ਟੇਕਾਂ 

“ਘਰੁ ਬੰਧਹੁ ਸਚ ਧਰਮ ਕਾ ਗਡਿ=ਛੰਮੁ ਅਹਲੈ।” 

- ਗਉਪ੫, ਵਾਰ ੮ : ੩ (320) 

ਥੰਮੈ -- (ਹਰੀ ਵੇ; ਭਗਤ ਆਸਰਾ 

ਬਚਾਏ 


੪< 


- ਸੂਹੀ ੫, ੩੯, ੧ : ੨ (744) 


-- ਬਿਹਾ ੫, ਛੰਤ ੭, ੨ : ੪ (546) 
ਥੰਮ੍ਰਿ - ਥੰਮ ਕੇ, ਸਹਾਰਾ ਦੇ ਕੇ 
“ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਊਪਜੈ ਜਿਤੁ 
ਸਬਦਿ ਜਗਤੁ ਥੰਮ੍ਰਿਰਹਾਇਆ। ” 
-- ਆਸਾਂ ੩, ਛੰਤ ੭, ੪ : ੪ (441) 
ਥੰਮ੍ਰਓ -- ਰੋਕਿਆ, ਬੰਦ ਕੀਤਾ, ਸਮੇਟਿਆ 
- ਸੂਹੀ ੫, ੧, ੧ : ੩ (736) 


-- ਆਸਾ ੩, ਛੰਤ ੭, ੪ : ੧ (440) 
ਹੋਰ ਰੂਪ -- ਥੰਮ੍ਰੀਐ -- 
“ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ 
ਥੰਮੀਐ। ” 
-- ਸਾਰ ੪, ਵਾਰ ੧੯ਸ, ੧, ੨ : ੩ (1244) 
ਥੰਮ - ਥਮਲਾ, ਥੰਭ 
“ਮੂ ਉਪਾੜਿ ਹਰਿ ਆਪੁ ਦਿ ਖਾਇਆ। ” 

-- ਭੈਰ ੩, ਅਸ ੧, ੯ : ੧ (1154) 
ਥਰਹਰ -- ਖਰ ਥਰ, ਥੜਕ ਥੜਕ ਕੇ 
“ਬਰਹਰ ਕੰਪੈ ਬਾਲਾ ਜੀਉ।” 

- ਸੂਹੀ ਕਬ, ੨, ੧ : ੧ (792) 
ਥਬਰਥਰ -- ਥੜਕ ਥੜਕ ਕੇ, ਜੋਰ ਜੋਰ ਦੀ 
“ਥਰਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ। ” 

-- ਰਾਮ ੧, ਓਅੰ ੩੪ : ੧ (934) 
ਬਲ -- 1. ਧਰਤੀ, ਧਰਤੀ ਦ੍ਰਾ ਉਹ ਭਾਗ ਜਿਥੇ 

ਪਾਣੀ ਨਾ ਹੋਵੇ, ਖੁਸ਼ਕੀ 
“ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ 
ਕੇਹ।? _-- ਸਿਰੀ ੧, ਅਸ ੧੧, ੩ : ੨ (60) 
“ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ 
ਨ ਜਾਏ ਜੀਉ।” (ਸੁੱਕੀ ਧਰਤੀ) 


- ਮਾਝ ੫, ੩੦, > : ੩ (103) 


ਸ਼ਲਨ 1198 ਥਾਈ 


“ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਰੋਗਾਂ ਦਾ ਡੇਰਾ ਉਠ ਗਿਆ) 
ਪਖਾਲੀ ਜੀਉ।” (ਖੁਸ਼ਕੀ) -- ਗਉ ਪ, ੧੨੮, ੨ : ੨ (191) 
`.- ਮਾਝ ੫, ੩੯, ੩ : ੩ (106) | “ਸਕਭੁ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ 
“ਥਲ ਵਾਰੋਲੇ ਬਹੁਤੁ ਅਨੰਤੁ।” (ਰੇਤਲੇ ਮੈਦਾਨ) ਗਵਾਇਆ। ”-- ਗਉ ੫, ਛੰਤ ੧, ੪ : ੪ (247) 
- ਆਸਾ ੧, ਵਾਰ ਪਸ, ੧, ੨ : ੧੬ (465) | ਹੋਰ' ਰੂਪ - ਥਾਓ -- 
“ਬਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ।” “ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ 
- ਤੁਖਾ ੧, ਬਾਰਾ ੭ : ੨ (1108) _ਨ ਥਾਓ। ”-- ਤੁਖਾ ੧, ਬਾਰਾ ੧੬ : ੪ (1109) 














ਥਲਨ -- ਥਲਾਂ/ਰੇਂਤਲੇ ਮੈਦਾਨਾਂ ਵਿਚ __ 2. ਭਾਵ ਪ੍ਰਿਥਵੀ 
“ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ।” “ਚੰਦੁ ਸੂਰਜੁ ਦੁਇ ਫਿਰਦੇ ਰਖੀਐ ਨਿਹਚਲੁ ਹੋਵੇ 
- ਰਾਮ ੫, ੫੯, ੧" : ੨ (901) 'ਥਾਉ।” 


ਥਲਾ -- ਥਲਾਂ/ਰੇਤਲੇ ਮੈਦਾਨਾਂ ਵਿਚ 
“ਡੂੰਗਰਿ ਜਲਾ ਥਲਾ ਕੂਮਿ ਬਨਾ ਫਲ ਕੰਦਰਾ।” 
- ਮਾਰੂ ੫, ਵਾਰ ੨੧ਸ, ੫, ੩ : ੧ (1101) 


- ਮਾਝ ੧, ਵਾਰ ੯, ੧, ੨ : ੨ (142) 
3. ਸਥਾਨ 
“ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ 
ਥਾਉ। ” - ਗਉ ੫, ੧੭੦", ੧ : ੧ (218) 
ਥਾਇ -- 1. ਥਾਂ, ਸਥਾਨ 
“ਸਾਚਾ ਨਿਰੰਕਾਰੁ ਨਿਜ ਥਾਇ।” 
-- ਗਉ ੧, ੨, ੧": ੧(14) 
2. ਸਫਲ ਹੋਵੇ, ਪਰਵਾਨ ਹੋਵੇ, ਕਬੂਲ ਪਵੈ 


=- ਸਿਰੀ ੫, ੮੭, ੨: ੨ (48) 


ਥਲੀ -- ਥਲਾਂ ਵਿਚ 





“ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ “ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ 
ਅਸਗਾਹ।” ਥਾਇ। ' (ਸਿਰ ਪਵੇ) 

- ਮਾਝ ੧, ਵਾਰ ੧੪ਸ, ੧,੧:੩(144)1 ' ` ਨਿਰੀ ੩, ੩੬, ੪ : ੨ (27) 
ਬਲੀ ਬਹੁ ਮਾਣੁ ਕੀਆ ਤੁਧੁ ਉਪਰ ਤੂੰ ਆਪੋ ਪਾਇਹਿ 
“ਜਲੁ ਥਲੂ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਥਾਇ ਜੀਉ।” (ਪਰਵਾਨ/ ਕਬੂਲ ਕਰਦਾ 

ਕੀਆਂ ਕਰਤਾਰ)” ਰ ਹੈ) -- ਸਿਰੀ ੫, ਅਸ ੨੯, ੧੪ : ੩ (74) 
-- ਗੁਜ ੧, ਅਸ ੨, ੨ : ੨ (503) | `”” ਟਿਕਾਨੇ/ਥਾਂ ਸਿਰ ਰੱਖੇ ਰ 

ਬਲੇ ਜਲ “ਸਤਿਗੁਰ ਨੌ ਮਿਲੈ ਸੁ ਆਪਣਾ ਮਨੁ ਥਾਇ ਰਖੈ 

“ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਸਿ 
ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ( ੍ 

ਹਰਿ ਉਖਲ -- ਗਉ ੪, ਵਾਰ ੧੦੭ਸ, ੪, ੧ : % (305) 


4. ਟਿਕਾਊ 

“ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ 
ਪਾਹਿ ਜੀਉ।” (ਟਿਕਾਉ ਨਹੀਂ ਮਿਲਦਾ) . 
- ਸੂਹੀ ੧, ਅਸ ੨, ੨ : ੨ (751) 

5. ਸਥਾਨ ਤੇ, ਬਦਲੇ ਵਿਚ 
“ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ। ” 
- ਸਲੋ ਫਰ, ੭੨ : ੨ (1381) 

ਥਾਈ -=- ਥਾਵਾਂ/ਸਥਾਨਾਂ ਉਤੇ 


-- ਸਾਰ ੪, ੧੦, ੧ : ੧ (1201) 
ਥਾ-ਸੀ 
“ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ 
ਬੇਗਾਨਾ।” -- ਗਉ ਕਬ, ੪੭, ੧" : ੨ (333) 
ਥਾਉ -- 1. ਥਾਂ, ਟਿਕਣਾ, ਡੇਰਾ 
“ਵਿਣੁ ਨਾਵੈ ਨਾਹੀ ਕੋ ਥਾਉ।” 
-- ਜਪੁ ੧, ੧੮ : ੧੧ (4) 
“ਸਗਲ ਰੋਗ ਕਾ ਬਿਨਸਿਆ ਥਾਉ।”” (ਸਾਰੇ 





- -- ਸਿਰੀ ੧, ਅਸ ੧੩, ੮ : ੧ (61) 
ਹੋਰ ਰੂਪ -- ਥਾਂਈ -- 
“ਸਭਨੀ ਥਾਂਈ ਰਵਿਆ ਆਪਿ।” 
- ਬਿਲਾ ੫, ੨, ੨ : ੧ (801) 
ਥਾਏ -- 
“ਹਰਿ ਗੁਣ ਗਾਵੈ ਬੈਸਿ ਸੁ ਥਾਏ।” (ਸਥਾਨ 
ਉਤੇ) __-- ਗਉ ੩, ੨੩. ੧" : ੨ (158) 
ਥਾਹ =- 1. ਡੂੰਘਾਈ ਦਾ ਅੰਤ, ਨਦੀ ਸਮੁੰਦਰ 
ਆਦਿ ਦਾ ਤਲਾ 
“ਥਥਾ ਅਥਾਹ ਥਾਹ ਨਾਹੀ ਪਾਵਾ।” 
-- ਗਉ ਕਬ, ਬਾਅ ੨੩ : ੧ (341) 
“ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ 
ਪ੍ਰਭ ਵਡਨੇ।” (ਅੰਤ) 
- ਨਟ ੪, ੫, ੪ : ੨ (976) 
2. ਟਿਕਾਣਾ 
“ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ 
ਮਨ ਭੰਗੈ। ”-- ਮਾਰੂ ੫, ਵਾਰ ੧੧ : ੬ (1098) 
ਥਾਕਸਿ -- ਥਕਦੀ 
“ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ 
ਮਾਇਆ।” - ਸੂਹੀ ਕਬ, ੪, ੧ : ੨ (793) 
ਥਾਕਾ -- ਥਕਿਆ ਅਰਥਾਤ ਮੁਕ ਗਿਆ, ਰਹਿ 
ਗਿਆ 
“ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ 
ਸੁਖਾਈ।”” _ -- ਸਿਰੀ ਬੇਣੀ, ੧, ੫ : ੨ (93) 
“ਸ੍ਰ ਵਨਨ ਬਿਕਲ ਭਏ ਸੰਗਿ ਤੇਰੇ ਇੰਦੀ ਕਾ ਬਲੂ 
ਥਾਕਾ। ” (ਰਹਿ ਗਿਆ) 
-- ਆਸਾ ਕਬ, ੧੮, ੩ : ੧ (480) 
“ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ 
ਧਾਈ।” (ਦੋੜ ਭੱਜ ਮੁੱਕ ਗਈ) 
-- ਮਾਰੂ ੫, 8, ੧ : & (1000) 
2. ਥਕ ਗਿਆ 
“ਘਾਟੀ ਚਢਤ ਬੈਲ ਇਕੁ ਥਾਕਾ ਚਲੋ ਗੋਨਿ 
ਛਿਟਕਾਈ। ” 
-- ਗਉ ਕਬ, ੪੯, ੩ : ੨ (333) 
ਥਾਕਿ -- ਥਕ ਕੇ 
“ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ 
ਥਾਕਿ ਪਰੇ । - ਮਾਰੂ ੧, ਅਸ ੮, ੪ : ੧ (1014) 


1199 








ਥਾਂਘੀ 
“ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨ ਪਾਰੁ।” 
(ਥਕ ਗਈ, ਰਹਿ ਗਈ) ਰ 
- ਰਾਮ ੧, ਓਅੰ ੩੭ : ੫ (935) 
ਹੋਰ ਰੂਪ -- ਥਾਕਿਆ -- 
ਫਿਰਿ ਬੰਧਨ ਪਾਇ।” 


-- ਸੋਰ ੫, ੨, ੩ : ੨ (608) 
ਥਾਕੀ =- ।. ਥਕ ਗਈ, ਰਹਿ ਗਈ 
“ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ 
ਨਹੀ ਪਾਈਐ।” 
- ਆਸਾਂ ੧, ਛੰਤ ੨, ੨ : ੫ (436) 
ਕਾਇਆ।” (ਰਹਿ ਗਈ ਭਾਵ ਨਿਤਾਣੀ ਹੋ 


ਗਈ) - ਸੂਹੀ ਕਬ, ੪, ੧ : ੧ (793) 
2. ਮੁੱਕ ਗਈ 
“ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ।” 


- ਸੂਹੀ ੫, ੨੭, ੩ : ੧ (742) 
“ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ 
ਥਾਕਸਿ ਮਾਇਆ।” ( ਮੁੱਕ ਗਈ, ਮੱਧਮ 
ਪੈ ਗਈ) - ਸੂਹੀ ਕਬ, ੪, ੧ : ੨ (793) 
ਥਾਕੇ -- 1. ਥਕ ਗਏ, ਹਾਰ. ਗਏ 
“ਪੜਿ ਪੜਿ ਥਾਕੇ ਸਾਂਤਿ ਨ ਆਈ।” 
<= ਮਾਝ ੩, ਅਸ ੧੮, 2 ? ੧ (120) 
ਹੋਰ ਰੂਪ -- ਥਾਕੋ -- 
“ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ 
ਨੰਦੁ ਬਹੁ ਥਾਕੋ ਰੇ।”” 
-- ਗਉ ਕਬ, ੭੦, ੧ : ੧ (338) 
2. ਮੁਕ ਗਏ ਰ੍ 
“ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ 
ਦਇਆਲਾ।” 
-- ਆਸਾਂ ੧, ਛੱਤ ੨, ੩ : ੫ (437) 
“ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ।” 
-- ਵਡ ੫, ਛੰਤ ੨, ੩ : ੫ (578) 
ਥਾਂਘੀ -- ਖਾਹ ਲੈਣ ਵਾਲਾ, ਥਮਣ ਵਾਲਾ, ਮਲਾਹ 


ਕਦ ਪੀ 
“ਕਬੀਰ ਨਿਗੁਸਾਏ ਬਹਿ ਗਏ ਥਾਂਘੀ ਨਾਹੀ ਕੋਇ।” 


-- ਸਲੋ ਕਬ, ੫੧ : ੧ (1367) 





- ਗਉ ੫, ੧੧੨, ੪ : ੨ (188) 
“ਸਾਹ ਵਾਪਾਰੀ ਏਕੈ ਥਾਟ।” (ਬਾਨਹੂ, ਬਣਾਵਟ) 

-" ਆਸਾ ੫. ਅਸ, ੪ : ੨ (430) 
ਬਾਟਹਿ -- ਬਣਾਵਟਾਂ ਬਣਾਉਂਦੇ ਹਨ 


ਕਰਿ ਥਟੂਆ। ” -- ਸਮ ੫, ੧੧" : ੪ (1389) 


ਥਾਟਾ -- ਬਣਾਵਟ, ਰਚਨਾ 
“ਬੇਦ ਪੁਰਾਣ ਪੜੈ ਸੁਣਿ ਥਾਣਾ।” (ਕੋਸ਼ ਵਿਚ 
ਇਸ ਦੇ ਅਰਥ “ਸਮਾਚਾਰ” ਭੀ ਕਰਦਾ ਹੈ) 
-- ਗਉ ੧, ਅਸ ੧੧, 2 : ੨ (226) 
ਥਾਟਿ - ਪ੍ਰਬੰਧ, ਰਚਨ, ਬਣਾਵਟ 
“ਸਭੇ ਗਲਾ ਆਪਿ ਥਾਟਿ ਬਗਲੀ ਓਨੁ ।” 
- ਸੋਰ ੪, ਵਾਰ ੨੮ : ੧ (653) 
ਥਾਟਿਓ -- ਬਣਾਇਆ, ਰਚਿਆ ਹੈ 
“ਕਾਲੂ ਜਾਲੂ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ 
ਥਾਟਿਓ।”” -- ਟੋਡੀ ੫, ੧੧, ੧ : ੧ (714) 
ਥਾਟੀ -- ਰਚੀ, ਬਣਾਈ 
“ਪੁਤਰੀ ਤੇਰੀ ਬਿਧਿ ਕਰਿ ਥਾਟੀ।” 
- ਆਸਾ ੫, ੧੪, ੧ : ੧ (374) 
“ਓਨ੍ਹ ਕੈ ਸੰਗਿ ਤੇਰੀ ਸਭ ਬਿਧਿ ਥਾਟੀ।” (ਹਰ 
ਤਰਾਂ ਨਾਲ ਬਣਾ-ਤਣਾ ਕੇ ਰੱਖਿਆ ਜਾਂਦਾ ਹੈ) 
-- (ਕੋਸ਼ ਇਸ ਦੇ ਅਰਥ “ਬਣੀ” ਕਰਦਾ ਹੈ) 
-- ਆਸਾ ੫, ੮੨, ੩ : ੩ (390) 
ਥਾਟੁ -- ।. ਸਮਾਨ (ਸ਼ਬਦਾਰਥ, ਨਿਰਣੈ, ਸੰਥਿਆ) 
ਬਣਾਵਟ, ਬਣਤਰ (ਦਰਪਣ) 
“ਨਾਮ ਸੰਜੋਗੀ ਗੋਇਲਿ ਥਾਟੁ।” (ਕਚੀ/ਥੋੜੇ ਸਮੇਂ 
ਲਈ ਬਣੀ ਬਣਾਵਟ ਅਰਥਾਤ ਝੁਗੀ) 
-- ਗਉਂ ੧, ੬, ੪ : ੧ (153) 
“ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਣੁ ।” 
- ਗੂਜ ੩, ਵਾਰ ੨੨ : ੧ (517) 
“ਜਦਹੁ ਆਪੇ ਥਾਣੁ ਕੀਆ ਬਹਿ ਕਰਤੈ ਤਦਹੁ 
ਪੁਛਿ ਨ ਸੇਵਕੁ ਬੀਆ।” (ਰਚਨਾ) 


-- ਬਿਹਾ ੪, ਵਾਰ ੭ : ੧ (551) 


“ਪੂਰਾ ਥਾਣੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ। ” 


(ਰਚਨਾ) 


__-- ਬਿੱਲਾਂ ੩, ੪, ੧ : ੧ (797) 
“ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ।” 


(ਥਾਂ, ਸਥਾਨ) __-- ਮਾਰੂ ੫, ੧ : ੨ (1094) 


ਬਨਾਇਆ। ”-- ਟੋਡੀ ੫, ੪, ੨ : ੧ (712) 
“ਪੂਰਾ ਥਾਣੁ ਬਣਾਇਆ ਰੰਗੁ ਗੁਰਮਤਿ ਮਾਣੂ। ” 
-- ਸੂਹੀ ੩, ਵਾਰ ੧੧ : ੪ (789) 
ਥਾਤੀ -- ।. ਪੂੰਜੀ, ਰਾਸ, ਦੋਲਤ 
“ਥਾਤੀ ਪਾਈ ਹਰਿ ਕੋ ਨਾਮ।” 
. ` -- ਗਉਂ ੫, ੧੫੩, ੧ : ੧ (196) 
“ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ 
ਬ੍ਰਿਸ੍ਰਾਮ।” (ਧਨ ਦੀ ਥੈਲੀ) 
-- ਧਨਾ ੫, ੪੮, ੨ : ੧ (682) 
2. ਤਾਕੀ 
“ਉਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ 
ਥਾਤੀ। ? -- ਰਾਮ ਬੇਣੀ, ੧, ੪ : ੨ (974) 
ਥਾਨ -- ਥਾਂ, ਸਥਾਨ 
“ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ।” 
- ਸਿਰੀ ੫, ੭੨, ੨ : ੧(42) 
ਰੁਲਾਇਆ। ” (ਇਥੇਭਾਵ ਤਕੀਏ) 
-- ਆਸਾ ੧, ਅਸ ੧੨, ੪ : ੨ (417) 
ਹੋਰ ਰੂਪ -- ਥਾਨ -- 
“ਬਿਗਸੀਧਿ੍‌ ਬੁਧਾ ਕੁਸਲ ਥਾਨੰ।” 
-- ਸਸ ੫, ੧੩ : ੨ (1355) 
ਥਾਨਸਟ -- ਪੂਜਾ ਸਥਾਨ, ਇਸ਼ਟ ਦਾ ਸਥਾਨ 
(ਸ਼ਬਦਾਰਥ), ਪਵਿਤਰ ਸਥਾਨ ਭਾਵ 
ਹਿਰਦਾ/ਦਰਪਣ) 
“ਥਾਨਸਣ ਜਗ ਭਰਿਸਟ ਹੋਏ ਡੂਬਤਾ ਇਵ ਜਗੁ । ” 
-- ਧਨਾ ੧, ੮, ੧ : ੨ (662) 
(ਮਹਾਨਕੋਸ਼ ਇਸਦੇ ਅਰਥ ਪੁਜਾਰੀ/ਮਹੰਤ 
ਕਰਦਾ ਹੈ) 
ਥਾਨਹੁ -- ਥਾਂ ਤੋਂ 
“ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ 
ਵਿਸਾਰਿ।” _-- ਜੈਤ ੫, ਵਾਰ ੨ : ੪ (706) 
ਥਾਨਕ -- ਵਸਤੀ, ਨਗਰੀ, ਆਬਾਦੀ 


ਥਾਨੰਤਰ 1201 


ਥਾਪਣਹਾਰਿਆ 





“ਥੋੜੇ ਥਲਿ ਥਾਨਕ ਆਰੰਭੈ ।” 
- ਗਉ ਕਬ, ਬ਼ਾਅ ੨੩ : ੩ (341) 
(ਮਹਾਨਕੋਸ਼ ਅਰਥ “ਘਰ ਗ੍ਰਹਿ” ਕਰਦਾ ਹੈ) 
ਥਾਨੰਤਰ -- ਥਾਵਾਂ ਦੇ ਅੰਦਰ ਭਾਵ ਵਿਥਾਂ ਵਿਚ 
ਥਾਨੰਤਰ ਦੇਸਾ। ” 
- ਸਾਰ ੫, ਛੰਤ ੧, ੩ : ੪ (1237) 
ਹੋਰ ਰੂਪ -- ਥਾਨੰਤਰਿ -- 
ਪ੍ਰਭੂ ਸੋਇ। ”-- ਸਿਰੀ ੫, ੮੦, ੩ : ੧ (45) 
ਥਾਨਾ -- 1. ਥਾਂ 
ਦੇਖਾਈ ਜੀਉ। ”-- ਮਾਝ ੫, ੨੩, ੩ : ੩ (101) 
“ਜੀਤਿ ਜੀਤਿ ਜੀਤੇ ਸਭਿ ਥਾਲਾ ਸਗਲ ਭਵਨ 


ਲਪਟਹੀ। ” (ਥਾਂ)-- ਗੂਜ ੫, ੧੪, ੨ : ੧ (499) | 


ਹੋਰ ਰੂਪ -- ਥਾਨਾਂ - 
ਜਾਇ।” (ਥਾਵਾਂ ਸਾਫ ਕੀਤੀਆਂ) 
-- ਮਲਾ ੫, ੩, ੨ : ੧ (1267) 
2. ਥਾਂ, ਟਿਕਾਣਾ, ਠਹਿਰਣ ਦਾ ਥਾਂ, ਨਿਵਾਸ 
ਸਥਾਨ 
“ਅਗਮ ਰੂਪ ਕਾ ਮਨ ਮਹਿ ਥਾਨਾ। ” 


-- ਗਉ ੫, ੧੦੪,੧:੧(186) 


ਉਨ 


ਹੋਰ ਰੂਪ -- ਥਾਨਾਂ -- 
ਪਾਇਆ ਨਿਹਚਲ ਥਾਨਾਂ ਹੇ।” 
- ਮਾਰੂ ੫, ਸੋਲ ੪, ੮ : ੩ (1075) 
ਥਾਨਾਨਾਂ -- ਥਾਂ, ਟਿਕਾਣਾ 
“ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ 
ਹੈ ਥਾਨਾਨਾਂ। ”-- ਗਉ ਕਬ, ੭੪, ੩ : ੧ (339) 
ਥਾਨਿ -- ਥਾਂ/ਟਿਕਾਣੇ ਤੇ, ਥਾਂ ਸਿਰ 
“ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ 
ਬਸਨਾ।”” (ਥਾਂ ਤੇ, ਥਾਂ ਸਿਰ) 
- ਬਿਲਾ ੫, ੪੩, ੩ : ੨ (811) 
“ਨਿਥਾਵੇ ਕਉ ਤੁਮ ਥਾਨਿ ਬੈਠਾਵਹੁ।” 
-- ਭੈਰ ੫, ੩੬, ੨ : ੩ (1146) 
2. ਥਾਂ, ਸਥਾਨ 


ਰੂਪ ਰ 
“ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ 


“ਪੂਰੈ ਥਾਨਿ ਸੁਹਾਵਫੈ ਪੂਰੈ ਆਸ ਨਿਰਾਸ।” 
-- ਸਿਰੀ ੧, ੯,.੪ : ੨ (17) 
“ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ।” 
(ਸਚੇ ਥਾਂ ਭਾਵ ਸਤਸੰਗਤ ਵਿਚ) 
- ਸਿਰੀ ੧, ਅਸ ੧੬, ੨ : ੩ (63) 
“ਅਹਿਨਿਸਿ ਨਿਰਮਲੁ ਥਾਨਿ ਸੁਥਾਨੁ।” (ਥਾਂ 
ਅਥਵਾ ਅਵਸਥਾ) 
- ਆਸਾਂ ੫, ੬, ੨.: ੧ (414) 
ਹੋਰ ਰੂਪ -- ਥਾਨੁ -- 
“ਊਚਉ ਥਾਨੁ ਸੁਹਾਵਣਾ ਊਪਰਿ ਮਹਲੁ 
ਮੁਰਾਰਿ।” -- ਸਿਰੀ ੧, ੧੨, ੨ : ੧ (18) 
“ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ। ” 
(ਸਰੀਰ ਰੂਪੀ ਗੁਫਾ ਵਿਚ ਅੰਤਾਹਕਰਣ ਰੂਪ 
ਥਾਂ) - ਮਾਝ ੩, ੨੯, ੩ : ੧ (126) 
ਥਾਨੇ -- ਰ 
ਅਪੁਨੈ ਥਾਨੇ।” (ਟਿਕਾਣੇ ਤੇ) 
- ਸੋਰ ੫, ੨੪, ੨ : ੨ (615) 
ਥਾਨੋ -- 
“ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਲੋ। ” 
੍ -- ਤੁਖਾ ੧, ਛੰਤ ੫, ੪ : ੧ (1112) 
ਥਾਨ੍ਹਿੰ - 
“ਭਗਵਾਨ ਰਮਣੰ ਸਰਬਤ੍ਰ ਥਾਨਿੰ।” (ਸਥਾਨ 
ਤੇ) -- ਸਸ ੫, ੮ : ੩ (1354) 
3. ਥਾਂ ਵਾਲਾ, ਟਿਕਾਣੇ ਵਾਲਾ 
“ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੇ ਕੋਇ।” 
-- ਰਾਮ ੧, ਓਅੰ ੩੪ : ੨ (934) 
_ਥਾਪਹਿ -- ਸਥਾਪਤ ਕੀਤੇ, ਕਾਇਮ ਕੀਤੇ 
“ਸੰਗਿ ਰਾਗਨੀ ਪਾਚਉ ਥਾਪਹਿ। ” 
-- ਰਾਗ ੧ : ੧੪ (1429) 
ਬਾਪਹੁ -- ਕਾਇਮ ਕਰਦੇ ਭਾਵ ਸਮਝਦੇ 
“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ 
ਕਹਹੁ ਕਤ ਭਾਈ।” 
“ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ 
ਕਹਹੁ ਕਸਾਈ।” ਰ 
- ਮਾਰੂ ਕਬ, ੧, ੨ : ੧; ੨ (1103) 


ਥਾਪਣਹਾਰਿਆ -- ਟਿਕਾਉਣ/ਸਥਾਪਤ ਕਰਨ 


1202 





. “ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ 
ਥਾਪਣਹਾਰਿਆ। ” 


-- ਧਨਾ ੫, ਛੰਤ ੧, ੩ : ੩ (681) 
ਹੋਰ ਰੂਪ -- ਥਾਪਣਹਾਰੈ -- 
“ਨਉ ਘਰ ਥਾਪੇ ਥਾਪਣਹਾਰੈ ।” 
- ਮਾਰੂ ੧, ਸੋਲਾ ੧੬, ੨ : ੧ (1036) 
ਥਾਪਨਹਾਰੈ -- 
“ਕਵਨ ਬਸੇਰੋ ਦਾਸ ਦਾਸਨ ਕੋ ਥਾਪਿਓ 
ਥਾਪਨਹਾਰੈ ।” 
-- ਸਾਰ ੫, ੫੨, ੨ : ੧(1214) 
ਥਾਪਿ =- ।. ਸਥਾਪਤ ਕਰਕੇ, ਥਾਪ ਕੇ 
“ਸੰਤੋਖੁ ਥਾਪਿ ਰਖਿਆ ਜਿਨਿ ਸੂਤਿ। ” 
-- ਜਖੁ ੧, ੧੬ : ੮ (3) 
“ਗੁਰਮੁਖਿ ਥਾਪੇ ਥਾਪਿ ਉਥਾਪੇ।” (ਘੜ ਕੇ, 
ਥਾਪ ਕੇ, ਬਣਾ ਕੇ) 
-- ਮਾਂਝ ੩, ਅਸ ੧੩, ੮ : ੧ (117) 


-- ਸਾਰ ੫, ੫, ੨ : ੧ (1214) 


ਥਾਪਿਓ -- 
“ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ 
ਧੂ ਥਾਪਿਓ ਹੋ।” (ਟਿਕਾਇਆ) 


- ਸੋਰ ਨਾਮ, ੨, ੪ : ੧ (657) 
“ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ 
ਨਿਮਖ ਜਾਪਿਓ ਅਰਥੁ ਦ੍ਬੁ ਦੇਖੁ ਕਛੁ ਸੰਗਿ 
ਨਾਹੀ ਚਲਨਾ।” (ਬਣਾਇਆ ਭਾਵ ਸਮਝ 
ਲਿਆ) _ -- ਧਨਾ ੫, ੩੦, ੧ : ੨ (678) 


-- ਜਪੁ ੧,੫: ੧(2) 
“ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ 
ਅਪਾਰ।”? (ਸਿਰਜਿਆ ਰਚਿਆ) 
-- ਸਿਰੀ ੫, ੮੪, ੧: ੨ (47) 
“ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ 
ਦਾਨਿ।? (ਮੁਕਰਰ ਕੀਤਾ) 


- ਬਿਲਾ ੫, ੬੬, ੧ : ੧ (817) 


ਮਲਮਾਰੀ)-- ਗਉ ਕਬ, ੨੮, ੧ : ੨ (329) 
“ਜਿਨਿ ਸਭ ਥਾਪੀ ਥਾਪਿ ਉਥਾਪਿ।” (ਸਿਰਜੀ) 
ਹੀ -- ਆਸਾ ੧, ਅਸ ੩, ੪ : ੨ (412) 
ਥਾਪੇ -- ਰ੍‌ 
“ਜੀਅ ਜੰਤ ਸਭਿ ਤੇਰੇ ਥਾਪੇ।” (ਸਿਰੇਜੇ) 

- ਮਾਝ ੫, ੪੬, ੧: ੨ (107) 

“ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ 

ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ। ” 

(ਸਥਾਪਤ ਕੀਤੇ/ਵਡਿਆਏ ਗਏ ਪਦਵੀ ਦਿੱਤੀ 

ਗਈ) __- ਗਉ ੪, ੪੯, ੪ : ੨ (167) 

“ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖ਼ਨ 

ਕਉ ਪ੍ਰਭੁ ਆਵੈਗੋ। ” (ਵਡਿਆਏ ਗਏ) 


-- ਕਾਨ ੪, ਅਸ ੬, ੪:੧(1311) 


ਜਰਗ ਨਾਉ।” (ਸਿਰਜੇ) 
-- ਆਸਾ ੫, ੬੭, ੩ : ੧ (387) 
“ਸੋਗੁ ਨ ਬਿਆਪੈ ਆਪੁ ਨ ਥਾਂਧੈ ਸਾਧਸੰਗਤਿ 
ਬੁਧਿ ਪਾਈ।” (ਅਪਣਤ ਨਾ ਧਾਰੇ ਗ੍ਰਹਿਣ 
ਕਰੇ ਤਾਂ ਸੋਗ ਨਹੀਂ) 
-- ਸੋਰ ੫, ੩, ੩ : ੧ (609) 
“ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਧੈ ।” 
(ਪਦਵੀ ਦੇਵੇ) ਰ੍ 
-- ਬਿਲਾਂ ੫, ੫੦, ੨ : ੧ (813) 
2. ਥਾਪੜਾ ਦੇ ਕੇ ਭਾਵ ਪਿਆਰ ਨਾਲ 
“ਬਾਲਕ ਰਾਖੇ ਅਪਨੇ ਕਰ ਥਾਪਿ। ” 
-- ਬਸੰ ੫, ੧੬, ੧: ੨ (184) 


ਥਾਪੇ।” (ਥਾਪੜਾ ਦੇਵੇ/ਨਿਵਾਜੇ) 
-- ਸੂਹੀ ੩, ਵਾਰ ੧੩ : ੪ (790) 
ਥਾਭਹ -- ਥਮਲਾ, ਥੰਮਾ 
“ਬਿਨੁ ਹੀ ਥਾਭਹ ਮੰਦਿਰੁ ਥੰਭੈ ।” 
_-- ਗਉ ਕਬ, ਬਾਅ ੨੩ : ੪ (341) 





ਥਾਮ -- ਥੰਮਣਾ, ਰੁਕਣ ਦੀ ਕ੍ਰਿਆ 
“ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ 
-- ਟੋਡੀ ੫, ੧੨, ੧ : ੧ (714) 


ਦੇਣਾ) -- ਗਉ ੫. ਸੁਖ ੧੫, ੩ : ੧ (282) 
ਥਾਮ੍ਿਆ -- 
“ਬਾਝੁ ਖੂਨੀਆ ਛਪਰਾ ਥਾਮ੍ਿਆ ਨੀਘਰਿਆ 
ਘਰੁ ਪਾਇਆ ਰੇ।” 
ਰ੍ -- ਆਸਾ ੫, ੪੪, ੨ : ੧ (381) 
ਥਾਰਉ -- ਤੇਰਾ ਰ 
“ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ।” 
-- ਗਉ ਕਬ, ਬਾਅ ੩੪ : ੨ (342) 
ਹੋਰ ਰੂਪ -- ਥਾਰਾ -- 
“ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ 
ਥਾਰਾ।” (ਤੇਰੀ) 
- ਆਸਾਂ ੪, ਛੰਤ ੧੭, ੨ : ੨ (449) 
ਥਾਰੀ -- 
“ਸੇਵਾ ਥਾਰੀ ਗੁਰਹਿ ਟੇਕ।” (ਤੇਰੀ) 
-- ਗਉਂ ੫, ੧੪੧", ੧" : ੨ (210) 
ਬਾਰੇ -_ ਰ ੍ 
“ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ।” 
-- ਗਉ ੪, ਵਾਰ ੧੪ : ੨ (308) 
ਬਾਰੋ -- 
“ਦੁਕ੍੍‌ਿਤੁ ਸੁਕ੍ਰਿਤੁ ਥਾਰੋ ਕਰਮੁ ਰੀ।” 
- ਧਨਾ ਤਿਲੋ, ੧, ੧" : ੨ (695) 
ਥਾਲ -- ਇਕ ਭਾਂਡਾ, ਚੌੜੀ ਰਕੇਬੀ ਜਿਸ ਵਿਚ 
ਆਮ ਕਰਕੇ ਰੋਟੀ ਖਾਂਦੇ ਹਨ, ਹੋਰ ਵੇਖੋ 





€ 





ਥਾਲੂ` 
“ਥਾਲ ਵਿਚਿ ਤਿੰਨਿ ਵਸਤੂ ਪਾਈਓ ਸਤੁ ਸੰਤੋਖੁ 
ਵੀਚਾਰੋ।”' (ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ) 

- _ = ਮੁੰਦਾ ੫, ੧ : ੧ (1429) 

ਥਾਲਕਾ -- 'ਥਲਾਂ ਵਿਚ ਸੁਕੇ ਸਥਾਨਾਂ ਤੇ (ਜਲਾਂ ਦੇ 

ਵਿਪ੍ਰੀਤ) 
“ਸਿਮਰਿ ਸਿਮਰਿ ਜੀਵਹਿ ਤਰੇ ਦਾਸਾ ਬਨਿ ਜਲਿ 
ਪੂਰਨ ਥਾਲਕਾ। ” 

- ਮਾਰੂ ੫, ਜਲ 100 


1203 








ਥਾਲੁ -- ਇਕ ਭਾਂਡਾ, ਵੇਖੋ “ਥਾਲ” 


“ਗਗਨ ਮੈ ਥਾਲੂ ਰਵਿ ਚੰਦੁ ਦੀਪਕ ਬਨੇ ਤਾਰਿਕਾ 
ਮੰਡਲ ਜਨਕ ਮੋਤੀ।” 
- ਧਨਾ ੧, ੯, ੧ : ੧ (663) 
ਹੋਰ ਰੂਪ -- ਥਾਲੈ -- 
“ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ 
ਅੰਮ੍ਰਿਤੁ ਸਾਰੁ।” ਰ੍ 


-- ਸੋਰ ੪, ਵਾਰ ਦਸ, ੩, ੧ : ੧ (645) 


ਥਾਵ -- ।. ਸਥਾਨ, ਥਾਂ 


ਜਬ ਨੀ ਬਾਗੀ 
- ਜਪੁ ੧, ੧੯: ੧(4) 
“ਥਾਵ ਸਗਲੇ ਸੁਖੀ ਵੱਸਾਇਆ।” 
-- ਸੋਰ ੫, ੮੧, ੧ : ੪ (628) 
“ਦੋਵੈ ਥਾਵ ਰਖੇ ਗੁਰ ਸੂਰੇ।” (ਭਾਵ ਹਲਤ, 
ਪਲਤ) _-- ਬਿਲਾ ੫, ੧੦੮, ੧" : ੧ (825) 
“ਅਤਿ ਡਾਹਪਣਿ ਦੁਖੁ ਘਣੈ ਤੀਨੇ ਥਾਵ ਭਰੀੜੁ ।” 
(ਭਾਵ ਮਨ, ਬਾਣੀ ਤੇ ਸਰੀਰ) 
- ਖ਼ਾਰੂ ੩, ਵਾਰ ੧੪ਸ, ੧, ੧ : ੨ (1091) 
2. ਸੰਭਾਵਨਾ, ਗੁੰਜਾਇਸ਼ 
“ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ 
ਥਾਵ ਕੈਸੇ।” ਰ 
(ਜੁਗ ਜੀਵਾਂ ਵਿਚ ਖੇਡਦਾ ਹੈ ਇਹ ਗੱਲ ਮੰਨਣ ਦੀ 
ਥਾਂ (ਗੁੰਜ਼ਾਇੰਸ਼) ਕਿਵੇ ਹੋ ਸਕਦੀ ਹੈ) 
-- ਰਾਮ ੧, ਅਸ ੧, ੧ : ੨ (902) 
ਹੋਰ ਰੂਪ -- ਥਾਵਹਿ -- ਥ 
“ਚਉਦਸਿ ਚਉਥੇ ਥਾਵਹਿ ਲਹਿ ਪਾਵੈ।” 
(ਸਥਾਨ ਤੇ, ਅਵਸਥਾ ਤੇ) 
-- ਬਿਲਾ ੧, ਥਿਤੀ ੧੮ : ੧ (840) 


ਥਾਵਹੁ -- 1. ਤੋਂ, ਨਾਲੋਂ 


ਅੰਮ ਅਬੇ ਥਾਵਹੁ ਮਿਠੜਾ। ” ਮਾਂ ਪਿਉ ਤੋਂ 
੬ ਤਰਿਆ 
- ਸਿਰੀ ੫, ਅਸ ੨੯, ੧ : ੨ (73) 
“ਦੇਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ 
ਜਾਣੀਐ। ” ਰ੍ 
-- ਮਾਝ ੧, ਵਾਰ ੨ਸ, ੨, ੨ :-੧ (138) 
2. ਸਥਾਨ/ ਥਾਂ ਤੋਂ 


ਬ਼ਾਵਰ 
ਹਮ ਆਏ।”-- ਗਉ ੧, ੧੭, ੧ : ੧ (156) 


“ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ 
ਸਭਨਾ ਕਰਹਿ ਇਕ ਦਾਤਿ।” 
- ਧਨਾ ੪, ੧੩, ੨ : ੧ (670) 
“ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ 
ਥਾਵਹੁ ਲਇਓ ਪਰਖਾਇ। ” 
-- ਸਾਰ ੪, ਵਾਰ ੩੨ਸ, ੩, ੧ : ੫ (1249) 
4. ਵਲੋਂ, ਤੋਂ 
'ਖਾਲਕ ਥਾਵਹੁ ਭੁਲਾ ਮੁਠਾ । ' 
- ਮਾਰੂ ੫, ਅਸ ੮, ੬ : ੧ (1020) 
ਥਾਵਰ =- (ਸੰ. ੨ਗਕ੨) ਸ਼ਾਬਦਕ ਅਰਥ ਸਥਿਰ, 
ਠਹਿਰਨ ਵਾਲਾ, ਅਚਲ, ਛਨਿਛਰ ਗ੍ਰਹਿ 
ਦੀ ਚਾਲ ਅਤਿ ਧੀਮੀ ਹੋਣ ਕਰਕੇ ਉਸ 
ਦਾ ਨਾਂ ਥਾਵਰ ਪੈ ਗਿਆ, ਭਾਵ 
“ਛਨਿਛਰਵਾਰ” 
“ਬਾਵਰ ਸਿਰੁ ਕਰਿ ਰਾਖੈ ਸੋਇ।” 
-- ਗਉ ਕਬ, ਵਾ 2 : ੧ (344) 
ਥਾਵਰੀ -- ਥਿਰ ਰਹਿਣ ਵਾਲਾ, ਟਿਕ ਕੇ ਰਹਿਣ 
ਵਾਲਾ ਅਟਲ, ਕੋਸ਼ : ਬਲਵਾਨ, 
ਸ਼ਕਤੀਮਾਨ (ਮਹਾਨਕੋਸ਼) 
“ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ।” 
_ - ਮਾਰੂ ੫, ਵਾਰ ੯ : ੨ (1097) 
ਥਾਵਾ -- ਸਥਾਨ, 'ਥਾਂ` ਦਾ ਬਹੁ ਵਚਨ 
“ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ 
ਥਾਵਾ। ` -- ਮਾਰੂ ੩, ੧, ੧ : ੨ (993) 
“ਬਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ। ” 
(ਥਾਵਾਂ ਦੇ) -- ਸਿਰੀ ੧, ਅਸ ੧, ੫ : ੧ (53) 
ਥਿਓ - ਹੁੰਦਾ ਹੈ 
“ਨੀਤਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ। ” 
-- ਗਉ ੫, ਵਾਰ ੧੪ਸ, ੫, ੨ : ੧ (321) 
_ ਥਿਅਈ - ਹੁੰਦਾ ਹੈ 
“ਜਿਸ ਨੋ ਤੂ ਕਿਰਪਾਲ ਸਚਾ ਸੋ ਥਿਅਈ।” 
- ਰਾਮ ੫, ਵਾਰ ੭ : ੬ (961) 
ਥਿਆ -- ਹੋਇਆ 
“ਨਾਨਕ ਜੋ ਤਿਸੁ ਭਾਵੈ ਸੋਈ ਬਿਆ।” 
-- ਗਉ ੫. ਸੁਖ ੧੩, ੬ : ੧੦ (280) 


1204 








ਬਿਗਲੀ -- ਟਾਕੀ 
“ਤਾਗਾ ਕਰਿ ਕੈ ਲਾਈ ਥਿਗਲੀ। ” 
- ਰਾਮ ੫. ੧੩, ੧ : ੧ (886) 
ਬਿਤ -- ਸਥਿਰਤਾ ਟਿਕਾਓ _ 
“ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ 
ਨੀਤ।”” _ -- ਗਉ ੫, ਬਾਅ ੩੮ਸ : ੨ (258) 
ਬਿਤਾ -- ਟਿਕਾਓ, ਸਥਿਰਤਾ 
-- ਰਾਮ ੫, ਵਾਂਰ ੧੭ਸ, ੫, ੨ : ੩ (964) 
ਥਿਤਿ ਪਰ ਤਿਥ, ਚੰਦਰਮਾ ਦੇ ਘਟਨ ਵਧਨ 
ਅਨੁਸਾਰ ਬਣਿਆ ਦਿਨ 
“ਕਵਣ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ 
ਕਵਣੁ ਵਾਰੁ। - ਜਪੁ ੧, ੨੧ : ੯ (4) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ।” 
-- ਸਾਰ ੪, ਵਾਰ ੧੭ਸ, ੧, ੧ : ੧ (1244) 


- ਜੋਪੁ ੧, ੩੪ : ੧ (7) 


.“ਪੰਦ੍ਹ ਬਿਤਤ ਤੈ ਸਤਵਾਰ।” 
- ਬਿਲਾ ੩, ਵਾਰ ੧, ੧੦ : ੧ (842) 
ਥਿੰਤੀ -- 
“ਪੰਦੂਹ ਬਿੰਤੀ ਸਾਤਵਾਰ।” 
- ਗਉ ਕਬ, ਥਿਤੀ ੧ਸ : ੧ (343) 
2. ਸਥਿਰਤਾ, ਟਿਕਾਓ 
“ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੇ 
ਪਹਰੇ ਪਹਰੇ ।” 
- ਗਉਂ ੫, ੧੬੨, ੨ : ੨ (215) 
ਬਿਧਾਈ -- ਖਿੰਧਾ, ਚਿਕਨਾਈ 
“ਅਰੰਬੁਧਿ ਮਨ ਪੂਰਿ ਥਿਧਾਈ। ” 


-- ਗਉ ੫, ੧੬੯, ੧ : ੧ (200) 
ਥਿਰ -- ਸਥਿਰ, ਠਹਿਰਿਆ ਹੋਇਆ, ਕਾਇਮ, 
ਅਟਲ, ਅਡੋਲ 


“ਥਿਰ ਥਿਰ ਚਿਤ ਥਿਰ ਹਾਂ।” 
-- ਆਸਾ ੫, ੧੫੭, ੨ : ੧ (409) 
ਥਿਰਾ -- ਸਥਿਰ, ਅਡੋਲ ___ 
“ਬਿਨੁ ਪਰਚੈ ਨਹੀ ਬਿਰਾ ਰਹਾਇ।”` 


ਥਿਰੁ 





1205 


- ਗਉ ਕਬ, ਥਿਤੀ ੭ : ੨ (343) | ਥੀਓਸਿ -- 


ਥਿਰੁ - 1. ਅਡੋਲ, ਸਥਿਰ, ਕਾਇਮ 
“ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ 
ਥਿਰੁ ਹੋਇ।” -- ਸਿਰੀ ੩, ੩੭, ੩ : ੪ (28) 
“ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ 
ਜਾਣੂ। ? -- ਸਿਰੀ ਪ, ਅਸ ੨੬, ੧" : ੨ (70) 
“ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ।” (ਟਿਕਕੇ) 
-- ਗਉ ੫, ੧੦੮", ੧" : ੧ (201) 
“ਕੋਟਿ ਦਿਨਸ ਲਾਖ ਸਦਾ ਥਿਰੁ ਥੀਆ। ” (ਅਡੋਲ) 
-- ਗਉਂ ੫, ਅਸ ੭, ੧" : ੨ (239) 
ਹੋਰ ਰੂਪ -- ਥਿਰੋ -- 
“ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ 
ਥਿਰੋ।? (ਸਥਿਰ ਹੋ ਗਿਆ) 
- ਸਾਰ ੫, ੩, ੨ : ੨ (1203) 
2. ਸਥਿਰਤਾ, ਅਡੋਲਤਾ 
“ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ 
ਮੋਹ ਜੁ ਕਿਤੀਐ।” 
- ਆਸਾ ੫, ਛੰਤ ੪, ੩ : ੫ (455) 
ਥੀ = 1. ਹੋਣ ਦਾ ਭਾਵ 
“ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ 
ਮਿਲਾਇ।” _ -- ਸਿਰੀ ੩, ੬੧, ੧ : ੪ (38) 
2.'ਹੈ” ਦਾ ਭੂਤ ਕਾਲ, ਸੀ 


ਜਾਤੀ ਥੀ। ”- ਗੋਂਡ ਨਾਮ, ੭, ੧ : ੨ (875) 
3. ਤੋਂ 
ਲਪਟਾਨਾ। ` 


- ਸੂਹੀ ੫, ਛੰਤ ੧, ੧ : ੫ (777) 
ਥੀਉ -- ਹੋਣ ਤੋਂ ਭਾਵ 
“ਜੋ ਤਿਸੁ 'ਭਾਵੈ ਸੋਈ ਫੁਨਿ ਥੀਉ।” (ਹੁੰਦਾ ਹੈ) 
-- ਗਉ ੫. ਸੁਖ ੧੧, ੫ : ੪ (277) 
“ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ।” 
(ਹੋ ਜਾ) __-- ਮਾਰੂ ੫, ੨੮, ੧ : ੧ (1007) 
ਹੋਰ ਰੂਪ -- ਥੀਓ -- 
“ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ 
ਗੁਰਹਿ ਦਿਖਾਇਓ।”” (ਹੋ ਗਿਆ) 
-- ਗਉ ੫, ੧੩੬", ੧ : ੨ (209) 





ਥੀਇ 
“ਮੂੰ ਜੁਲਾਊ' ਤਥਿ ਨਾਨਕ ਪਿਰੀ ਪਸੰਦੋ ਹਰਿਓ 
ਥੀਓਸਿ।” (ਹੋਵਾਂ) 
- ਮਾਰੂ ੫, ਵਾਰ ੨੦ਸ, ੫, ੨ : ੨ (1101) 
ਬੀਓਮਿ -- 


“ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ। ” 
(ਹੋ ਗਿਆ ਹੈ, ਭਇਆ ਹੈ) 
-- ਸਲੋ ਫਰ, ੨੦ : ੨ (1378) 
ਥੀਆ -- ਹੋਣ ਦਾ ਭਾਵ, ਹੋਇਆ 
“ਸਚੀ ਭਗਤੀ ਮਨੁ ਲਾਲੂ ਥੀਆ ਰਤਾ ਸਹਜਿ 
ਸੁਭਾਇ।”” _ - ਸਿਰੀ ੩, ੫੮, ੨ : ੧ (36) 
“ਮ੍ਭ ਕੀਆ ਤੁਮਾਰਾ ਥੀਆ।” (ਹੋਇਆ, 
ਵਾਪਰਿਆ) - ਗਉ ੫, ੧੩੦”, ੧" : ੨ (207) 
“ਜੈਸਾ ਕਰੇ ਤੈਸਾ ਕੋ ਥੀਆ।” (ਹੋ/.ਬਣ ਜਾਂਦਾ 
ਹੈ) -- ਗਉ ੫, ਸੁਖ ੧੩, ੮ : ੬ (280) 
“ਗੁਰ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ 
ਅਵਰੁ ਨ ਦੀਸੈ।” (ਹੋਇਆ/ਬਣਿਆ) _ 
-- ਆਸਾ ੫, ਛੰਤ ੪, ੪ : ੫ (455) 
“ਜਿਸ ਤੂ ਰਾਖਹਿ ਤਿਸੁ ਦੂਖੁ ਨ ਥੀਆ।” 
-- ਵੰਡ ੫, 2, ੩ : ੨ (563) 
ਥੀਆਊ -- ਹੋਵਾਂ 
“ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ। ” 
- ਮਾਰੂ ੫, ਵਾਰ ੧੨ਸ, ੫, ੩ : ੧ (1098) 
ਬੀਐ -- ਹੋਵੇ, ਹੋਣ ਦਾ ਭਾਵ 
“ਡੇ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ 
ਸਮਾਇ।?” -- ਸਿਰੀ ੧, ੧੧, ੧" : ੨ (18) 
“ਜੋ ਪੁਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ। ” 
(ਹੁੰਦਾ ਹੈ, ਵਾਪਰਦਾ ਹੈ) 
-- ਸਿਰੀ ੩, ੩੫, ੫ : ੧ (27) 
“ਕਾਰੀ ਕਢੀ ਕਿਆ ਥੀਐ ਜਾ ਚਾਰੇ ਬੈਠੀਆ 
ਨਾਲਿ।” (ਹੋ ਜਾਂਦਾ ਹੈ ਭਾਵ ਕੀ ਫਰਕ ਪੈਂਦਾ 
ਹੈ) -- ਸਿਰੀ ੪, ਵਾਰ ੨੦ਸ, ੧, ੧: ੨ (91) 
“ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ। ” (ਹੁੰਦਾ 
ਭਾਵ ਰਹਿੰਦਾ -- ਪਿਆਰ ਗੁੱਝਾ ਨਹੀਂ ਰਹਿੰਦਾ) 
- ਗੁਜ ੫, ਵਾਰ ੩ਸ, ੫, ੨ : ੧ (518) 


| ਥੀਇ - ਹੋਕੇ 


“ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ। ” 


ਥੀਈ 1206 ਥੀਵਾ 


“ਆਦਿ ਅੰਤਿ ਮਧਿ ਹੋਇ ਰਹਿਆ ਥੀਰ।” 
-- ਗਉ ਕਬ, ਥਿਤੀ ੧੬ : ੩ (344) 
ਥੀਵਈ -- ਹੋਵੇ 
“ਗੁਰ ਮੰਤ੍ੜਾ ਚਿਤਾਰਿ ਨਾਨਕ ਦੁਖੁ ਨ ਥੀਵਈ। ? 
- ਗੂਜ ੫, ਵਾਰ ੧੩ਸ, ੫, ੨ : ੨ (521) 
ਥੀਵਹਿ =- ਹੋਵੇ, ਹੋ ਜਾਵੇ 
“ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ 
ਮੀਠਾ।”? _ -- ਸੂਹੀ ੫, ਛੰਤ ੧, ੧ : ੪ (777) 
“ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ 
ਵਾਹੜਾ। ”_ -- ਸਲੋ ਫਰ, ੧੧੭ : ੨ (1378) 
ਹੋਰ ਰੂਪ -- ਥੀਵਹੀ -- 
“ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ।” 


- ਸਲੋ ਫਰ, ੫੯ : ੨ (1381) 








- ਸੂਹੀ ੩, ਵਾਰ ੧੦ਸ, ੧, ੨ : ੨ (788) 
ਥੀਈ -- ਹੋਈ ਹੈ 

“ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੋਣੀ ਦੇਖਏ।” 

-- ਗਉ ੧, ਛੰਤ ੧, ੧ : ੩ (242) 

“ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ।” (ਹੋ 

ਜਾਵੇਗੀ) _-- ਸੂਹੀ ੩, ਅਸ ੩, ੧ : ੨ (755) 
ਥੀਏ -- ਹੋਇਆ 

“ਧੂੜੀ ਮਜਨੁ ਸਾਧ ਖੇ ਸਾਈ ਥੀਏ' ਕ੍ਰਿਪਾਲ। ” 

- ਸਿਰੀ ੫, ਛੰਤ ੩, ੩੩ : ੧ (80) 

“ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ 

ਥੀਏ ਜੀਉ।” (ਹੋ ਗਏ) 
- ਮਾਝ ੫, ੩੫, ੩ : ੩ (104) 


“ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ।” |. 


(ਹੋਂ ਗਏ ਭਾਵ ਬਣ ਗਏ) ਥੀਵਤੇ -- ਹੁੰਦੇ ਹਨ 
-“ ਆਸਾਂ ਫਰ, ੧, ੧" : ੨ (488) | “ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ 
“ਹਭਿ ਗੁਣ ਤੈਡੇ ਨਾਨਕ ਜੀਉ ਮੈ ਕੁ ਥੀਏ ਮੈ ਬਨੁ ਫੀਕਾ ਜਾਨਿਆ।” 


ਨਿਰਗੁਣ ਤੇ ਕਿਆ ਹੋਵੈ।” (ਭਾਵ ਮਿਲੇ) -- ਸਿਰੀ ੫, ਛੰਤ ੩, ੩ : ੩ (81) 


` ਰਾਮ ੫, ਵਾਰ ੧੬ਸ, ੫, ੧ : ੧ (964) । ਬੀਵਦੈ -- ਹੁੰਦੇ 
ਥੀਸੀ -- ਹੋਵੇਗਾ, ਵਾਪਰੇਗਾ “ਗੁਹਿ ਚੇਲੇ ਰਹਿਰਾਸਿ ਕੀਈ ਨਾਨਕਿ ਸਲਾਮਤਿ 
“ਜੋ ਤਉ ਭਾਵੈ ਸੋਈ ਥੀਸੀ ਜੋ ਤੂ ਦੇਹਿ ਸੋਈ ਹਉ ਥੀਵਦੈ। ” _-- ਰਾਮ ਬਸ, ਵਾਰ ੧ : ੬ (966) 
ਪਾਈ।” _-- ਆਸਾ ੪, ਸੋਪੁ ੨, ੧" : ੨ (11) ਹੋਰ ਰੂਪ -- ਥੀਵਦੋ -- 
“ਹੰਸੁ ਚਲਸੀ ਡੂੰਮਣਾ ਅਹਿ ਤਨੁ ਢੇਰੀ ਥੀਸੀ।” “ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ।” 
(ਹੋ ਜਾਵੇਗਾ) -- ਸੂਹੀ ਫਰ, ੨, ੩ : ੨ (794) (ਹੋ ਜਾਵੇ) 


ਥੀਜੈ -- ਹੋਣਾ, ਹੋਣ ਦਾ ਭਾਵ 
“ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ। ” 
- ਰਾਮ ੧, ਅਸ ੫, ੬ : ੨ (905) 
ਥੀਤਿ -- ਥਿਤਾਂ, ਚੰਨ ਦੇ ਧਰਤੀ ਦੁਆਰੇ ਚੱਕਰ 
ਅਨੁਸਾਰ ਮਿਥੇ ਸਮੇਂ ਦੀ ਇਕ ਇਕਾਈ 
“ਸਗਲੀ ਥੀਤਿ ਪਾਸਿ ਡਾਰਿ ਰਾਖੀ।”? 
- ਭੈਰ ੫, ੧, ੧: ੧ (1136) 
ਥੀਤੇ -- ਸਥਿਤ ਹੋਏ, ਪਕੀ ਤਰ੍ਹਾਂ ਟਿਕਾਨਾ ਕੀਤਾ 
“ਕਹੁ ਨਾਨਕ ਸਦਾ ਰੰਗੁ ਮਾਣੇ ਗ੍ਰਿਹ ਪ੍ਰਿਅ ਥੀਤੇ 
ਸਦ ਥਾਏ।” -- ਢੈਵ ੫, ੨੭, ੨ : ੨ (533) 
ਥਤੈਧਾ -- ਸਿੰਧਾ ਹੋ ਕੇ, ਭਾਵ ਲਗਨ ਨਾਲ 
“ਤੇਰੀ ਭਗਤ ਕਰੈ ਜਨੁ ਥੱਹੈਧਾ।” 
- ਸੋਰ ਕਬ, ੧੧, ੩ : ੪ (656) 
ਥੀਰ -- ਥਿਰ, ਸਦਾ ਕਾਇਮ 


- ਮਾਰੂ ੫, ਵਾਰ, ਪਸ, ੫, ੧ : ੨ (1095) 
ਥੀਵਨਾ -- 
“ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ 


- ਮਾਰੂ ੫, ਅਸ ੬, ੩ : ੧ (1019) 
ਥੀਵਨਿ -- 
ਪਾਨ ਸੁਖ ਥੀਵਨਿ। ” (ਹੁੰਦੇ ਹਨ) 
- ਸਾਰ ੫, ੯੧, ੨ : ੨ (1222) 
ਥੀਵਾ =- ।. ਹੁੰਦੀ ਹਾਂ 
“ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ 
ਨ ਕੋਈ। ”-- ਸੂਹੀ ੫, ਛੰਤ ੧੧, ੨ : ੩ (784) 
ਹੋਰ ਰੂਪ -- ਥੀਵਾਂ -- 
“ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ 





ਠੰਢਾ ਥੀਵਾਂ ਜੀਉ।” 
-- ਮਾਂਝ ੫, ੧੬, > : ੩ (99) 


2. ਹੋ ਜਾਵਾਂ 
“ਸਭਿ ਜੀਅ ਤੇਰੇਂ ਪ੍ਰਭੂ ਮੇਰੇ ਕਰਿ ਕਿਰਪਾ ਸਭ 
ਰੇਣ ਥੀਵਾ।” 
-- ਰਾਮ ੫, ਛੰਤ ੩, ੩ : ੫ (926) 


ਥੀਵਿਆ -- ਹੋਣ ਤੋਂ ਭਾਵ, ਹੋਏ 


“ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ `ਬੁਨਿ - 


ਮਾਤ ਥੀਵਿਆ। ” 
-- ਸਿਰੀ ੪, ਪਹ ੩, ੧ : ੪ (76) 
ਥੀਵੇ -- ਹੁੰਦੇ ਹਨ, ਹੋਣ ਤੋਂ ਭਾਵ 
“ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ।” 
-- ਸਿਰੀ ੪8, ਵਾਰ ੩ : ੩ (83) 
“ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ।” ( ਹੋਏ) 
-- ਗਉ ੫. ਸੁਖ ੧੦, ੪ : ੬ (276) 
ਹੋਰ ਰੂਪ -- ਥੀਵੈ -- 
“ਮਹਾ ਉਦਾਸੁ ਤਪੀਸਰੁ ਥੀਵੈ।” (ਹੋ ਜਾਵੇ, 
ਬਣ ਜਾਵੇ) 
-- ਗਉ ੫. ਸੁਖ ੩, ੨ : ੨ (265) 
“ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ 
ਵਾਸੁ।” (ਹੋਵੇ) 
-- ਵੰਡ ੧, ੨, ੩ : ੨ (557) 
“ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ 
ਬਾਹਰਾ । ” 
-- ਜੈਤ ੫, ਵਾਰ ੧੩ਸ, ੫, ੨ : ੧ (708) 
ਥੁਕ -- ਜੀਭ ਦੀਆਂ ਗਿਲਟੀਆਂ ਤੋ ਨਿਕਲਿਆ 
ਲੇਸਦਾਰ ਰਸ, ਜੋ ਅਪਵਿੱਤਰ ਮੰਨਿਆ 
ਜਾਂਦਾ ਹੈ। ਹੋਰ ਵੇਖੋ 'ਬੂਕ” 
“ਕੋਈ ਜਾਇ ਮਿਲੈ ਤਿਨ ਨਿੰਦਕਾਂ ਮੁਹ ਫਿਕੇ ਬੁਕ 
ਥੁਕ ਮੁਹਿ ਪਾਈ।” 
-- ਗਉਂ ੪, ਵਾਰ ੧੫ਸ, ੪, ੨ : ੨ (308) 
ਹੋਰ ਰੁਪ -- ਥੁਕਾ 
“ਨਾਨਕ ਏਵੈ ਜਾਣੀਐ -ਿੜੁ ਮੁਖਿ ਥੁਕਾ 
ਪਾਹਿ।” 
-- ਆਸਾਂ ੧, ਵਾਰ ੧੯ਸ, ੧, ੧ : ੯ (473) 
ਥੁੜ?ਦੋ -- ਥੁੜਦਾ, ਘਾਟੇ ਵਿਚ ਹੁੰਦਾ ਰ 
“ਤਿਚਰੁ ਮੂਲਿ ਨ ਥੁੜ'ਤੋਦੋ ਜਿਚਰੁ ਆਪਿ ਕ੍ਰਿਪਾਲੂ। ” 


` -- ਸਲੋ ੫, ੨੦ : ੧ (1426) 


1207 
ਥੂਕ -- ਮੂੰਹ ਦਾ ਲੇਸਦਾਰ ਪਾਣੀ/ਪਦਾਰਥ, ਵੇਖੋ 


ਥੇ - 





€ ਤੈ 


“ਕਹੈ ਪ੍ਰਭੂ ਅਵਰੁ ਅਵਰੁ ਕਿਛੁ ਕੀਜੈ ਸਭ ਬਾਦਿ 
ਸੀਗਾਰੁ ਫੋਕਟ ਫੋਕਟਈਆ। ” 
“ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੂ _ਲੀਓ 
ਸੁਹਾਗਨਿ ਬੂਕ ਮੁਖਿ ਪਈਆ। ” 

-- ਸਿਲਾ ੪, ਅਸ ੫, ? : ੨ (836) 
ਬੁ ਥੰਮੀ 

ਦੁਚਤੇ ਕੀ ਦੁਇ ਬੂਨਿ ਗਿਰਾਲੀ ਮੋਹ ਬਲੇਡਾ 
-- ਗਉ ਕਬ, ਅਸ ੪੩, ੧ : ੧ (331) 


“ਸਿਮਰਹਿ ਬੂਲ ਸੂਖਮ ਸਭਿ ਜੰਤਾ।” 


- ਮਾਰੂ ੫. ਸੋਲਾ ੮, ੫ : ੧ (1079) 


ਬੇ -- 1. ਸੀ, ਭੁਤਕਾਲੀ ਕਿਰਿਆ 


“ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ 
ਤੁਮਾਰੇ ਲੇਖੇ।-- ਧਨਾ ਰਵਿ, ੧, ੨ : ੧ (694) 
2. ਤੈਨੂੰ 
“ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ 
ਪ੍ਰੀਤਿ।” -- ਪ੍ਰਭਾ ੧, ੧੩, ੫ : ੨ (1331) 
3. ਤੋ 
“ਹਰਿ ਗੁਰੁ ਨਾਨਕੁ ਜਿਨ ਪਰਸਿਆਉ ਸਿ ਜਨਮ 
ਮਰਣ ਦੁਹ ਥੇ ਰਹਿਓ।” 


-- ਸਮੁਂ ੫, ੫ : ੬ (1386) 


ਸੀ 


“ਸਗਲ ਭਵਨ ਧਾਰੇ ਏਕ ਥੇ ਕੀਏ ਬਿਸਥਾਰੇ 
ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ।” 
- ਸਮੁ ੫, ੩ : ੧ (1386) 


ਥੇਹਹੁ -- ਟਿਕਾਣਾ, ਥਾਂ 


“ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ 
ਸਚੁ ਖੇਲੋ।  -- ਵਡ ੧, ਅਸ ੫, ੨ : ੪ (582) 


ਥੇਹੁ -- 1. ਨਗਰ, ਪਿੰਡ 
“ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ 
ਜੀਉ।”” -- ਸਿਰੀ ੫, ਅਸ ੨੯. ੬ : ੩ (73) 
“ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ।” 
ਰ - ਸੈਰ ੪, ਵਾਰ ੨੭ : ੧ (653) 

2. ਟਿਕਾਣਾ -- 
“ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ 

ਥੇਹੁ।” 


- ਆਸਾ ੧, ਵਾਰ ੨੨ਸ, ੨, ੪ : ੨ (474) 


“ਆਵਣ ਜਾਣਾ ਹੁਕਮੁ ਸਭੂ ਨਿਹਚਲੁ ਤੁਧੁ ਥੇਹੁ।” | 


-- ਜੈਤ ੫, ਵਾਰ ੨੦ : ੪ (710) 
ਥੇਕੈ -- ਮਿਆਨ 
“ਗੁਣ ਕੀ ਥੇਕੈ ਵਿਚਿ ਸਮਾਇ।” 
- ਰਾਮ ੩, ਵਾਰ ੧੯ਸ, ੧, 2 : ੪ (956) 
ਥੇਵਾ -- ਛਾਪ ਵਿਚ ਜੜਿਆ ਹੋਇਆ ਨਗੀਨਾ 
“ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ 
ਲਾਇਆ ਰੇ। ”-- ਆਸਾ ੫, ੪੪, ੨ : ੨ (381) 
ਥੈ -- 1..ਕੋਲ, ਪਾਸ ਰ 
“ਵਿਚੁ ਨ ਕੋਈ ਕਰਿ ਸਕੈ ਕਿਸ ਬੈ ਰੋਵਹਿ ਰੋਜ।” 
-- ਮਾਂਝ ੫, ਬਾਰਾ ੯ : ੫ (135) 
2. 'ਹਥੈ” ਦਾ ਸੰਖੋਪ, ਹਥ ਵਿਚ (ਸ਼ਬਦਾਰਥ); 
ਟਿਕਾਣੇ ਸਿਰ (ਮਹਾਨਕੋਸ਼) ਨਿਰਣੈ, ਦਰਪਣ 
“ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ।” 
-- ਆਸਾ ੩, ਅਸ ੨੭, ੩ : ੧ (425) 
3. ਵਿਚ ਅੰਦਰ 
“ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਬੈ ਪਰਗਟੁ 
ਨ ਹੋਇ।” 
- ਸਾਰ ੪, ਵਾਰ ੩੨ਸ, ੩, ੧ : ੨ (1249) 
ੇ' - ਤੇਨ 
“ਥੈ' ਭਾਵੈ ਦਰੁ ਲਹਸਿ ਪਿਰਾਣਿ।” 
ਨ -- ਮਲਾ ੧, ਅਸ ੪, ੨ : ੪ (1275) 
ਥੈਲੀ -- !. ਮਾਇਆ / ਦੌਲਤ ਦੀ ਗੁਥੀ 
“ਥੈਲੀ ਸੰਚਹੁ ਸਰਮੁ ਕਰਹੁ ਥਾਕਿ ਪਰਹੁ ਗਾਵਾਰ।” 
- ਗਉ ੫, ਬਾਅ ੩੩ : ੩ (257) 
2. ਢਲੈ ਹੋਏ ਸੋਨੇ ਦੀ ਡਲੀ 
“ਅਲੰਕਾਰ ਮਿਲਿ ਬੈਲੀ ਹੋਈ ਹੈ ਤਾ ਤੇ ਕਨਿਕ 
ਵਖਾਨੀ।”” -- ਧਨਾ ੫, ੫, ੩ : ੨ (672) 





“ਸਰਨਿ ਅਕਾਸੁ ਦਸੋਦਿਸ ਨਾਹੀ ਤਬ ਇਹੁ ਨੰਦੁ 
ਕਾਹਾ ਥੋਂ ਰੇ।” 
- ਗਉ ਕਬ, ੭੦, ੧" : ੩ (338) 
ਥੋਕ -- ।. ਵਸਤੂਆਂ, ਚੀਜਾਂ, ਪਦਾਰਥ 
“ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ।” 
- ਸਿਰੀ ੫, ੭੬, ੧ : ੧ (44) 


2. ਕੰਮ ਰ੍ 
“ਤਿਨਿ ਸਭੇ ਥੋਕ ਸਵਾਰੇ।” 
-- ਸੋਰ ੫, ੮੫, ੨ : ੨ (629) 
ਥੋਕੜੇ -- ਪਦਾਰਥ, ਚੀਜਾਂ, ਵਸਤੂਆਂ 
“ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ।” 
- ਸਿਰੀ ੫, ਛੰਤ ੩, ੩੩ : ੨ (80) 
ਥੋਕਾ -- ਪਾਦਰਥ 
“ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ _` 
__ ਹਰਿ ਥੋਕਾ।” -- ਗੂਜ ੫, ੩, ੩ : ੨ (496) 
ਹੋਰ ਰੂਪ -- ਥੋਕਿ -- 
“ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ।” 
- ਜੈਤ ੫, ਵਾਰ ੧੧ਸ, ੫, ੨ : ੨ (708) 
ਥੋਕੂ -- 
- ਭੈਰ ੫, ੫੫, ੪ : ੨ (1152) 
ਥੋਥਰ -- ।. ਥੋਥਾ, ਖਾਲੀ 
“ਕਣ ਬਿਨਾ ਜੈਸੇ ਥੋਥਰ ਤੁਖਾ।” 
-- ਗਉ ੫, ੧੩੪, ੧ : ੧ (192) 
2. ਬੇ ਅਸਰ, ਬਿਰਥਾ 
“ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ 
ਬੇਨ।” _ -- ਆਸਾ ੪, ੬੧ ੧ : ੧ (368) 


-- ਮਾਰੂ ੫, ਵਾਰ ੧੭ਸ, ੫, ੩ : ੧ (1100) 
ਥੋਥਾ -- ਖਾਲੀ, ਖੋਖਲਾ 
“ਸੰਤ ਕਾ ਦੋਖੀ ਅੰਤਰਿ ਤੇ ਥੋਥਾ।” 
-- ਗਉ ੫, ਸੁਖ ੧੩, ੫ : ੫ (280) 
ਥੋਰ -- ਥੋੜੀ, ਘਟ 
“ਬਹੁਤੁ ਓਪਮਾ ਥੋਫ ਕਹੀ।” 
- ਮਾਲੀ ੫, ੩, ੪ : ੧ (957) 


ਥੋਰਾ =- ਥੋੜੇ, ਘਟ 
“ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ 
ਸਭੋ ਹੀ ਥੋਰਾ।” 

-- ਗਉ ੫, ੧੨੧,” ੧ : ੨ (204) 


ਜਾਣਦੇ ਹਨ) 
ਹੋਰ ਰੂਪ -- ਥੋਰੀ -- 
“ਤਜੀਲੇ ਬਨਾਰਸ ਮਤਿ ਭਈ ਥੋਰੀ।” (ਥੋੜੀ, 
ਘਟ) - - ਗਉ ਕਬ, ੧੫, ੧“ : ੨ (326) 


-- ਬਸੰ ੫, ੭, ੩ :੪(1182) 
ਬੋਰੈ --- 
_ “ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ 
ਕਹੇ ਫੇਰੋ।”” 
ਦਾ ਰ੍ -- ਕਾਨ ੫, ੨੫, ੧”: ੨ (1302) 
“ਕਿਆ ਥੋੜੜੀ ਬਾਤ ਗੁਮਾਨੁ। ” 
-- ਸਿਰੀ ੫, ੯੨, ੧" : ੨ (50) 


---ਵਡ ੫, ੧, ੩ : ੧ (562) . 





“ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ।” 
-- ਸਿਰੀ ੧, ੨੪, ੧" : ੨ (23) 


ਥੋੜਾ =- ਘਟ 


ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ।” 
-- ਗਉ ੪, ਵਾਰ ੩੦ਸ, ੪, ੧ : ੪ (315) 
ਹੋਰ ਰੂਪ -- ਥੋੜਿਆ -- 
“ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ 
ਮੁਲੁ। " 
-- ਸਿਰੀ ੪, ਵਾਰ ੮ਸ, ੩, ੨ : ੨ (85) 


੍ -- ਮਾਝ ੩, ਅਸ ੧੭, ੩ : ੨ (119) 

ਥੋੜੇ -- 
“ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ। ” 
-- ਗਉ ੪, ਵਾਰ ੧੧ : ੧ (306) 


ਦਉਤ -- (ਸੂੰ. ਘਹ) ਦਿਨ ਉਦੈ ਹੋਣ ਦਾ ਵੇਲਾ, 
ਪ੍ਰਕਾਸ਼, ਉਦਯੈ 

“ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ। ” 

-- ਆਸਾ ੧, ਅਸ ੨੨, ੬ : ੨ (422) 


ਰਾਮ। ” (ਪ੍ਰਕਾਸ਼, ਚੜਨਾ ਸੂਰਜ ਚੜ੍ਹ ਪਿਆ) 
- ਤੁਖਾ ੧, ਛੰਤ ੨, ੪:੧6(1110) 
ਦਉਰਾਇਓ -- ਦਉੜਾਇਆ, ਭਜਾਇਆ 
“ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ 
ਕਰਮ ਕਰਿ ਬਾਧਾ ।” 


-- ਗਉ ੫, ੧੬੩",੧:੨(215)। 


ਹੋਰ ਰੂਪ -- ਦਉਰਾਵਉ -- 
“ਸਗਲ ਤ ਜੀਨੁ ਗਗਨ ਦਉਰਾਵਉ। ” 
(ਭਜਾਓ, ਸੈਰ ਕਰੋ) 
ਉਆ ਕਵਿ 
ਦਉਰਿਓ -- 
“ਦੇਖੈ ਦੇਖੈ ਸੁਨੈ ਬੋਲੇ ਦਉਰਿਓ ਫਿਰਤੁ ਹੈ।” 
(ਭਜਿਆ, ਦੌੜਿਆ) 
-- ਆਸਾ ਰਵਿ, ੬, ੧" : ੨ (487) 
ਦਉਲਤਿ -- (ਅ. ਦੌਲਤ) ਮਾਇਆ, ਧਨ 
“ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ 


ਗਘਿਆਲੀ। ” -- ਰਾਮ ਬਸ, ੩ : ੯ (967) 
ਦਇ --ਦੇਕੇ 
“ਪ੍ਰਤਿਪਾਲੈ ਅਪਿਆਉ ਦੇਇ ਕਛੁ ਉਨ ਨ ਹੋਈ।” 


-- ਧਨਾ ੫, ੨੭, ੨ : ੧ (677) 

ਦਇਓ -- 1. ਦਿੰਦਾ (ਸਹਾਇਕ ਕਿਰਿਆ) 
“ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ 
ਤਿਆਗੁ ਦਇਓ।” 


ਦਾ 


ਜੁ ਦਇਓ।” 
- ਗਉਂ ਕਬ, ੫੯, ੩ : ੧ (336) 
ਦਇਅਲੀਆ -- ਦਿਆਵਾਨ, ਦਿਆਲੂ 
“ਨਿਰਭਉ ਨਿਰੰਕਾਰੁ ਦਇਅਲੀਆ। ” 
- ਮਾਰੂ ੫, ੧੮, ੧" : ੧ (1004) 
ਦਇਆ - ।. ਕਰੁਣਾ, ਦੂਜੇ ਦੇ ਦੁੱਖ ਨੂੰ ਵੇਖ ਕੇ 
ਮਨ ਦਾ ਦ੍ਵਤ ਹੋਣ ਦਾ ਭਾਵ, 
ਤਰਸ ਤੋਂ ਉਪਜੀ ਕ੍ਰਿਪਾ 
“ਧੌਲੁ ਧਰਮੁ ਦਇਆ ਕਾ ਪੂਤੁ ।” 
- ਜਪੁ ੧, ੧੬ : ੭ (3) 
“ਦਰਸਨਿ ਦੇਖਿਐ ਢਇਆ ਨ ਹੋਇ। ਲਏ ਦਿਤੇ 
ਵਿਣੁ ਰਹੈ ਨ ਕੋਇ।?” (ਭਾਵ ਹਮਦਰਦੀ) 
-- ਆਸਾ ੧, ੪, ੩ : ੧; ੨ (350) 
2. ਦਿੱਤਾ ਹੈ 
“ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ 
ਰਿਦੈ ਗੁਰਿ ਢਇਆ।”` 
- ਸੈਰ ੫, ੧੪, ੧" : ੨ (612) 
ਦਇਆਦਾਨੁ -- ਦਇਆਮਕ੍ਰਿਪਾ ਦਾ ਦਾਨ 
“ਕਰਿ ਦਇਆਦਾਨੁ ਦਇਆਲ ਸਾਚਾ ਹਰਿ ਨਾਮ 
ਸੰਗਤਿ ਪਾਵਓ।” ਰ 
- ਝਖਾ ੧, ਛੰਤ ੬, ੫ : ੫ (1113) 
ਦਇਆਪਤਿ -- ਮਿਹਰ ਦਾ ਪਤੀ ਭਾਵ ਮਾਲਕ, 
ਦਇਆ ਦਾ ਸਰੂਪ 
“ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ 
ਜੰਤ ਵਿਚਾਰੇ।?-- ਬਿਲਾ ੩, ੧, ੨ : ੧ (796) 
ਮੁਕਤਿ ਨ ਪਾਈ।” 
- ਮਾਰੂ ੧, ੬, ੪ : ੨ (991) 
ਦਇਆਮਤੇ -- ਦਇਆ ਵਾਲੀ ਮਤ/ ਬੁੱਧੀ 


-- ਗਉ ਕਬ, ੫੯, ੧ : ੧ (336) | `“ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ 
2. ਦਿੱਤੇ ਹਨ । _ ਮੇਤੈਂ। ” _- ਧਨਾ ੧, ਛੰਤ ੧, ੩. : ੩ (688) 
“ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ | ਦਇਆਰ -- ਦਇਆਵਾਨ, ਦਇਆਲੂ _ 





ਅਪਾਰ। ” - ਆਸਾ ੫. ਛੰਤ ੫, ੨ : ੨ (455) 
“ਤੂੰ ਕਰਿ ਗਤਿ ਮੇਰੀ ਪ੍ਰਭ ਦਇਆਰ। ” 
-- ਬਸੰ ੫, 2, ੧" : ੨ (1182) 

“ਐਸੀ ਹੋਈ ਪਰੀ। 
“ਜਾਨਤੇ ਢਇਆਰ। ” (ਭਾਵ ਪ੍ਰਭੂ) 

-- ਸਾਰ ੫, ੧੩੭, ੧" ੧;੨ (1230) 
ਹੋਰ ਰੂਪ -- ਦਇਆਰਾ -- 
“ਜਿਸੁ ਰਾਖੈ ਆਪਿ ਰਾਮੁ ਢਇਆਰਾ। ” 
(ਦਇਆਵਾਨ) _ 

-- ਗਉ ੫, ੭੧", ੧" : ੧ (176) 





-- ਸੋਰ ੫, ੬੧, ੪ : ੨ (624) 
ਦਇਆਲ -- 1. ਦਇਆ ਵਾਨ, ਮੇਹਰਬਾਨ, 
ਰਹੀਮ 
“ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ 
ਮਿਹਰਵਾਨੁ ।  -- ਸਿਰੀ ੫, ੮੮, ੩ : ੩ (49) 
“ਸਤਿਗੁਰ ਢਇਆਲ ਕਿਰਪਾਲ ਭੇਟਤ ਹਰੇ ਕਾਮੁ 

ਕ੍ਰੋਧ ਲੋਭੁ ਮਾਰਿਆ।” 
-- ਸਿਰੀ ੫, ਛੰਤ ੩, ੫ : ੫ (81) 
ਹੋਰ ਰੂਪ - ਦਇਆਲ -- 
ਕੀਰਤਨਹ। ” 
-- ਜੈਤ ੫, ਵਾਰ ੧੭ਸ, ੫, ੧ : ੧ (709) 
ਦਇਆਲਾ -- 
“ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ 
ਦਇਆਲਾ ਜੀਉ। ” 


=- ਮਾਂਝ ੫. ੧੫, ੧ : ੩ (98) 


-- ਬਿਲਾਂ ੫, ੪੨, ੩ : ੨ (811) 
ਦਇਆਲੁ -- ਰੱ 


1211 ਦਸ 


“ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰ 
ਮੁਖਿ ਨਾਮਿ ਸਮਾਇ।” 
-- ਸਿਰੀ ੩, ੩੬, ੨ : ੪ (27) 


= ਮਾਝ ੫, ੩2, ੨ ! ੨ ੧102) 
2. ਦੇਣ ਵਾਲਾ, ਦਾਤਾਰ 
“ਸਭਿ ਜਾਚਿਕ ਪ੍ਰਭ ਤੁਮ ਢਇਆਲ। ” 
-- ਬਸੰ ੫, ੪,੧: ੩ (1181) 
(“ਨਿਰਣੈ” ਤੇ “ਦਰਪਣ” ਇਥੇ ਵੀ ਅਰਥ 
“ਦਇਆਵਾਨ?” ਦੇ ਕਰਦੇ ਹਨ) 
ਦਈ -- !. ਪ੍ਰਕਾਸ਼ ਰੂਪ, ਵਾਹਿਗੁਰੂ, ਵਿਧਾਤਾ 
“ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ 
ਦਇਆਲ ਦਈ।” 
-- ਬਿਲਾ ੫, ੯੦, ੧ : ੧ (822) 
` “ਨਿੰਦਕ ਕਉਂ ਢਈ ਛੋਡੇ ਨਾਹਿ।” (ਹਰਿ) 
- ਭੈਰ ੫, ੫੪, ੨ : ੪ (1152) 


-- ਮਾਰੂ ਨਾਮ, ੧, ੩ : ੨ (1105) 
“ਸੁ ਤਿਨਿ ਸਤਿਗੁਰਿ .ਸੁਖ ਭਾਇ ਕ੍ਰਿਪਾ ਧਾਰੀ 
ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ 
ਕਉ।” -- ਸਵ ੪, ਮਥੁ ੫ : ੪ (1404) 
ਦਈਆ -- ਹਰਿ/ਵਾਹਿਗੁਰੂ ਨੂੰ : ਦਇਆ ਦਾ 
ਘਰ ਪ੍ਰਭੂ (ਦਰਪਣ) 
“ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ 
ਮਿਲਿਆ ਹਰਿ ਢਈਆ। ” 
- ਬਿਲਾਂ ੪, ਅਸ ੪, 2 : ੨ (835) 
ਦਏ -- ਦਇਆ, ਕਰੁਣਾ 
ਦਏ।” _-- ਬਿਲਾ ੫, ੧੨੬, ੨ : ੧ (829) 
ਦਸ -- 1. ਗਿਣਤੀ ਦੀ ਇਕ ਇਕਾਈ, ਸੌ ਦਾ 
ਇਵ ਏਕੁ ਤਾਰੈ।”” ੍ 
-- ਸਿਰੀ ੧, ੨੬, ੩ : ੨ (23) 





2. ਦਸ ਦੀ ਗਿਣਤੀ ਵਾਲੇ ਪਦਾਰਥ/ਅਵਸਥਾ ਦਾ ਧਨ ਕੀ।” _-- ਆਸਾ ੯, ੧, ੧" : ੨ (411) 
ਬੋਧਕ ਦਸਚਾਰਿ - ਚੌਦਾਂ 

_ “ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ | “ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ।” 
ਕਹਾਵੈ।” (ਦਸ ਵਰ੍ਹੇ) - ਸਿਰੀ ੪, ਵਾਰ ੩ : ੨ (83) 


- - ਮਾਝ ੧, ਵਾਰ ੧ਸ, ੧, ੩ : ੧ (38) | ਚੁਸਤ =- (ਫਾ. ਦਸਤ), ਹੱਥ 
“ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ | “ਨ ਰਿਜਕ ਢਸੜ ਆ ਕਸੇ।” 


ਜੋਗੀ ਥੀਏ।” (ਦਸ ਇੰਦਰੀਆਂ) -- ਮਾਝ ੧; ਵਾਰ ੧੩ਸ, ੧, ੫ : ੧ (144) 
` ਗਉ ੫, ੧੩੨", ੨ : ੨ (208) | ਦੁਸਤੰਗੀਰ -- (ਫਾ. ਦਸਤਗੀਰ) ਹੱਥ ਪਕੜਨ 


ਬਸਨ ਨ ਦੇਹੀ।” (ਦਸ ਇੰਦਰੀਆਂ) “ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ 
` ਸੂਹੀ ਕਬ, ੫, ੨ : ੧ (793) | ਦਸਤੰਗੀਰ।”-- ਤਿਲੰ ੧, ੧, ੨ : ੧ (721) 


ਦਸਅਸਟ -- ਦਸ ਤੇ ਅੱਠ ਭਾਵ ਅਠਾਰਾਂ ਹੋਰ ਰੁਪ -- ਦਸਤਗੀਰੀ -- 

“ਸਭਿ ਨਿਧਾਨ ਢਸ ਅਸਟ ਨਿਧਾਨ ਨਾਕੁਰ ਕਰ “ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ 
ਤਲ ਧਰਿਆ।”-- ਗੂਜ ੫, ਸੋਦ ੫, ੪ : ੧(10) ਨਾਹਿ।” (ਸਹਾਇਤਾ) 

ਹੋਰ ਰੂਪ -- ਦਸਅਸਟੀ -- - ਤਿਲੰ ਕਬ! ੧, ੧" : ੨ (727) 


“ਚਹੁ ਮਹਿ ਪੇਥਿਓਂ ਖਟ ਮਹਿ ਪੈਖਿਓ ਦਸੰਤਣ -- ਨਿਮਾਨਾ, ਦਾਸ 
ਦਸਅਸਟੀ ਸਿੰਮ੍ਰਿਤਾਏ। ” (ਅਠਾਰਾਂ ਪੁਰਾਣ) | “ਹਾਸ ਦਸੰਤਣ ਭਾਇ ਤਿਨਿ ਪਾਇਆ। ” 
>.ਭੈਰ ੫, ੧੫, ੩ : ੧ (1139) - ਗਉ ੫, ਸੁਖ ੯, ੬ : ੪ (275) 


ਦਸਅਣ -- ਅਠਾਰਾਂ - ਦਸਤਾਰ -- (ਫਾ. ਦਸਤਾਰ) ਪਗੜੀ 
ਆਪਿ ਰਾਜੁ ਲਇਆ।” ਦਸਤਾਰ ਸਿਰਾ।” ਰ੍‌ 


- ਬਿਹਾ ੪, ਵਾਰ ੧੩ : ੨ (553) ਲਇਆ ਨ ਆ 
ਨਾਮੁ ਛਡਾਈ ਜੀਉ। ਰ੍ “ਯਾਰ ਵੇ ਤੈ ਰਾਵਿਆ ਲਾਲਨ ਮੂ ਦਸਿ ਢਸੰਢਾ।” 

ਰਾ ਰਿ - ਜੈਤ ੫, _ਛੰਤ ੧, ੩ : ੨ (703) 
ਕਮ ” ਓਸ ਦਸਦੁਆਰਾ -- ਦਸ ਦੁਆਰਾਂ ਵਾਲਾ 
ਦਸਅਠਾ ਅਠਸਠੇ ਚਾਰੀ ਖਾਣੀ ਇਹੈ “ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ 


ਵਰਤਣਿ ਹੈ ਸਗਲ ਸੰਸਾਰੇ। ਦਸ ਦੁਆਰਾ। ”-- ਆਸਾ ਧੰਨਾ ੩, ੧ : ੧ (488) 
- ਧਨਾ ਰਵਿ, ੩, ੪ : ੧ (694) 


ਸਾ ਦਸਨ -- ਦੰਦ 
ਰ੍ ਸੀ : | _“ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ।” 
'ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏ' -- ਗਾਥਾ ੫, ੧੬" : ੧ (1361) 
ਭਾਇ। - ਸਲੋ ਕਬ, ੫੮ : ੧ (1367) 
ਦਸਨਾ -- ਨਿਮਾਨਾ ਦਾਸ 
ਦਸਹੁ -- ਦਸੋ, ਬਤਾਉ ਨ ਦਾਸਨਿ ਦਸਨਾ ਦੀ 
“ਮੇਰਾ ਹਰਿ ਪ੍ਰਭੁ ਢਸਹੁ ਮੈ ਭੁਖ ਲਗਾਈ।” ਰਾ ਰ 
ਮਾਝ ੪, ੪, ੧ : ੨ (95)  -ਗਉਪ੫, ਸੁਖ ੧, ੪ : ੧੦ (263) 
ਜਾ ੧; 77” | ਦਸ਼ਨਿ << ਦਸਦੇ ਹਨ 
“ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ। ” 


- ਰਾਮ ੫, ਵਾਰ ੧੯ : ੭ (965) 


ਦਸਹੂ -- ਦਸਾਂਹੀ 
“ਲੋਭਿ ਗ੍ਰਸਿਓ ਦਸਰੂ ਦਿਸ ਧਾਵਤ ਆਸਾ ਲਾਗਿਓ 


ਦਸੰਨ੍ਹਿ 1213 ਦਸਾਇ 
ਨਹਿ - ਦਸਦੇ ਹਨ “ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ। ” 
“ਜਿਧੈ ਲੇਖਾ ਮੰਗੀਐ ਤਿਥੈ ਖੜੇ ਦਸੰਨ੍ਹਿ। ” -- ਸਿਰੀ ੧, ੨, ੫ : ੨ (54) 
-- ਸੂਹੀ ੧, ੩, ੧ : ੨ (729) “ਧਾਵਤੁ ਥੰਮਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ 
(ਨਵੇਂ ਸੰਸਕਰਣਾ ਵਿਚ ਇਹ ਸ਼ਬਦ “ਦਿਸੰਨ੍ਹਿ” ਪਾਇਆ। ”-- ਆਸਾ ੩, ਛੰਤ ੭, ੪ : ੩ (441) 
ਹੈ। ਦਰਪਣ” ਇਸ ਨੂੰ “ਦਸੰਨ੍ਹਿ” ਕਰਕੇ ਹੀ | ਦਸਵੈ -- 1. ਦਸਮ ਦੁਆਰ, ਦਸਮ ਦੁਆਰ ਵਿਚ 
ਅਰਥ ਦਸਦੇ ਹਨ ਕਰਦਾ ਹੈ) “ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ 
ਦਸਮਦੁਆਰਾ -- ਦਿਮਾਗ (ਮਹਾਨਕੋਸ਼) : ਯੋਗ ਵਜਾਵਣਿਆ। ” (ਦਸਵਾਂ ਦੁਆਰ) ਰ 
- ਮਾਝ ੩, ਅਸ ੨, ੩ : ੩ (110) 


ਮਤਿ ਅਨੁਸਾਰ ਸਿਰ ਦੀ ਚੋਟੀ 
ਦੇ ਅੰਦਰਲਾ ਉਹ ਤਿਕੋਨੀ ਥਾਂ | _“ਦਸਵੈ ਨਿਜਘਰਿ ਵਾਸਾ ਪਾਏ।” (ਦਸਵੇਂ ਦੁਆਰ 
ਰਾਹੀਂ) _-- ਮਾਝ ੩, ਅਸ ੨੫, ੬ : ੨ (124) 


ਪ੍ਰਾਣਾਂ ਨੂੰ ਲੈ ਜਾ ਕੇ ਸੁਰਤ 
ਟਿਕਾਈ ਜਾਂਦੀ ਹੈ ਤੇ ਪਰਮ | _'ਦਸਵੈ ਵਾਸਾ ਅਲਖ ਅਪਾਰੈ।” (ਦਸਵੇਂ ਦੁਆਰ 
ਅਨੰਦ ਪ੍ਰਾਪਤ ਕੀਤਾ ਜਾ ਵਿਚ) _-- ਮਾਰੂ ੧, ਸੋਲਾ ੧੬, ੨ : ੨ (1036) 
ਸਕਦਾ ਹੈ ਹੋਰ ਰੂਪ -- ਦਸਵੈਂ -- 
“ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ “ਕਹਤੁ ਕਬੀਰ ਨਵੈ ਘਰ ਮੂਸੇ ਦਸਵੈ' ਤਤੁ 
ਕੀ ਘਾਟੀ।” -- ਰਾਮ ਬੇਣੀ, ੧, ੪ : ੧ (974) ਸਮਾਈ। ”-- ਗਉ ਕਬ, ੭੩, ੩ : ੨ (339) 
2. ਦਸਵੀਂ ਥਾਂ ਤੇ ਚ 


“ਦਸਵੈ ਦਧਾ ਹੋਆ ਸੁਆਹ। ” 
- ਮਾਝ ੧, ਵਾਰ ੧ਸ, ੧, ੨ : ੧੦ (138) 
3. ਦਸਵਾਂ ਹਿੱਸਾ 
“ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ 
ਭਾਇ।” 
-- ਗੂਜ ੩, ਵਾਰ ੪ਸ, ਕਬ, ੧ : ੧ (509) 








- ਮਾਰੂ ੫, ੧੨, ੨ : ੨ (1002) 
ਦਸਮੀ -- ਚੰਦਰਮਾ ਦੇ ਪੱਖ ਦੀ ਦਸਵੀਂ ਤਿਥ 
“ਦਸਮੀ ਦਸ ਦੁਆਰ ਬਸਿ ਕੀਨੇ।” 
-- ਗਉ ੫, ਬਥਿੜੀ ੧੦ : ੧ (298) 
ਦਸਰਥ -- ਅਯੋਧਿਆ ਦਾ ਰਘੂਵੰਸ ਰਾਜਾ ਜੋ 
“ਅਜ” ਦਾ ਪੁਤਰ ਤੇ ਸੀ ਰਾਮਚੰਦਰ 
ਦਾ ਪਿਤਾ ਸੀ 
ਬੰਛਹਿ ਜਾ ਕੀ ਸਰਣੰ।” 
``- ਸਵ ੪, ਗਯੰਂ ੨ : ੫ (1401) 
ਦਸਵਾ -- ਦਸਮ 
“ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ 
ਕੀਏ ਢਸਵਾ ਗੁਪਤੁ ਰਖਾਇਆ। ” 
-- ਰਾਮ ੩, ਅਨੰੰ ੩੮ : ੨ (922) 
ਦਸਵਾ ਦੁਆਰੁ -- ਦਸਮ ਦੁਆਰ ਵੇਖੋ “ਦਸਮ 
ਦੁਆਰ?” ਮਨ ਦੀ ਉਹ ਸ਼ਾਂਤ 
(ਵਾਹਿਗੁਰੂ) ਦਾ ਅਨੁਭਵ 
ਹੁੰਦਾ ਹੈ 


- ਮਾਰੂ ੪, ਸੋਲਾ ੧, ੬ : ੨ (1069) 
ਦਸਾ -- ।. ਦਸ 
“ਅਸਟ ਢਸਾ ਖਟੁ ਤੀਨਿ ਉਪਾਏ।” (ਅੱਠ ਤੇ 
ਦੱਸ=ਅਠਾਰਾਂ ਪੁਰਾਣ) 
-- ਬਿਲਾ ੧, ਥਿਤੀ ੫ : ੩ (839) 
2. (ਸੰ ਕਵ) ਦਸ਼ਾ, ਹਾਲਤ, ਅਵਸਥਾ 
_“ਦਾਰਿਦੁ ਦੇਖਿ ਸਭ ਕੋ ਹਸੈ ਐਸੀ ਢਸਾ 
ਹਮਾਰੀ।”? -- ਬਿਲਾ ਰਵਿ, ੧, ੧ : ੧ (858) 
3. (ਸੰ ਕਿਝ੍‌) ਦਿਸ਼ਾ, ਤਰਫ 
“ਧਾਵਉ ਢਸਾ ਅਨੇਕ ਪ੍ਰੇਮ ਪ੍ਰਭ ਕਾਰਣੇ। ” 
-- ਫੁਨ ੫, ੧੬ : ੧ (1363) 
ਦਸਾਇ -- 1. ਦਾਸਾਂ/ਸੇਵਕਾਂ ਦੇ, ਹੋਰ ਵੇਖੋ 
“ਦਸਾਇਣਾ” 





ਦਸਾਇਣਾ ਰ੍ 1214 .ਦਸਿ 


“ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ। ” ਹ “ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ 





- ਗਉ ੫, ਬਾਅ ੨੩ਸ : ੨ (254) ਦਸਾਹਰਾ ਜੀਉ। ”-- ਮਾਝ ੫, ੯, ੪ : ੩ (97) 
2. ਪੁਛ ਕੇ 2. ਦਸਵਾਂ ਦਿਨ, ਜੇਠ ਸੁਧੀ ਦਸ, ਜਿਸ ਦਿਨ ਦਸ 
“ਰਾਹੁ ਦਸਾਇ ਓਥੈ ਕੋ ਜਾਇ।” ਪਾਪ ਹਰਨ ਵਾਲੀ ਗੰਗਾ ਦਾ ਜਨਮ ਹੋਇਆ, 
- ਰਾਮ ੩, ਵਾਰ ੧੧ਸ, ੧, ੨ : ੭ (951) “ਦੁਸਹਿਰੇ` ਦਾ ਪੁਰਬ ਦਸ ਪਾਪ ਹਰਨ ਵਾਲਾ 
ਹੋਰ ਰੂਪ - ਦਸਾਇਆ -- ਪੁਰਬ 
“ਹਉ ਫਿਰਉ ਉਦਾਸੀ ਮੈ ਇਕੁ ਰਤਨੁ | __ “ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ 
ਦਸਾਇਆ। ” (ਪੁਛਿਆ) ਸਦਾ ਦਸਾਹਰਾ। ” 
- ਬਿਲਾ ੫, ੧, ੪ : ੧ (801) - ਧਨਾ ੧, ਛੰਤ ੧, ੧ : ੩ (687) 
ਦਸਾਇਣਾ -- ਦਾਸਾਂ ਦਾ, ਸੇਵਕਾਂ ਦਾ ਦਸਾਹਾ -- ਪੁਛਦੀ ਹਾਂ 
"ਸੂਖ ਸਹਜ ਸਦਾ ਆਨਦਾ ਨਾਨਕ ਦਾਸ | “ਗੁਰੁ ਸਜਣੂ ਪਿਆਰਾ ਮੈ ਮਿਲਿਆ ਹਰਿ ਮਾਰਗੁ 
ਦਸਾਇਣਾ। ” ਪੰਥੁ ਦਸਾਹਾ। ” 
- ਮਾਰੂ ੫, ਸੋਲਾ ੭, ੧੫ : ੩ (1078) -- ਸੂਹੀ 8, ਛੰਤ ੫, ੨ : ੧ (776) 
ਹੋਰ ਰੂਪ - ਦਸਾਇਣੁ -- ਰ ਦਸਾਕੀ -- ਦਾਸਾਂ ਦਾ 
“ਦੁਇਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ | “ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ 
ਦਾਸ ਦਸਾਇਣੁ।” ਦਾਸ ਢਸਾਕੀ। `-- ਧਨਾ ੪, ੬, ੪ : ੨ (668) 
₹< ਨੋਟ ੫: 2, 2 : ੨ (979) | ਦਸਾਣੀ << ਦਾਜਾਂ ਦਾ 
ਦਸਾਇਦਾ -- ਪੁਛਦਾ ਹਾਂ “ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ 
“ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਦਾਸੁ ਦਸਾਣੀ ਹੇ।” 
ਰਾਸਿ।” ` ਮਾਰੂ 8, 8, ੧:੧(996)] . - ਮਾਰੂ ੫, ਸੋਲਾਂ ੨, ੧੬ : ੩ (1071) 
ਦਸਾਇਲੇ -- ਦਾਸਾਂ ਦੇ ਦਸਾਨਿਓ -- ਦਾਸਾਂ ਦਾ ਰ 
ਦਾਸ ਦਸਾਇਲੇ। ” ਦਸਾਨਿਓ। ” -- ਸਾਰ ੫, ੬੨, ੨ : ੨ (1216) 
-- ਗੈਂਡ ੫, ੨, ੪ : ੨ (862) | ਦਸਾਨੀ -- ਦਾਸਾਂ ਦਾ _ 
ਦਸਾਈ -- ਪੁਛਦੀ ਹਾਂ “ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ 


“ਹਉ ਪੰਥੂ ਢਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਦਸਾਨੀ।” - ਗਉ ੫, ਅਸ ੫, ੮ : ੧ (242) 
ਤਿਨਿ ਜਾਉ।”” -- ਸਿਰੀ ੪, ੬੮, ੧ : ੧ (4) | ਦਸਾਵਣਿਆ -- ਦਾਸਾਂ ਦਾ 


ਹੋਰ ਰੂਪ -- ਦਸਾਏ - “ਹਉ ਕੁਰਬਾਣੀ ਤੇਰੈ ਵੰਵਾ ਨਾਨਕ ਦਾਸ 
“ਉਡਿਆ ਹੰਸੁ ਢਸਾਏ ਰਾਹ ।” (ਪੁਛਦਾ ਹੈ) ਦਸਾਵੜਿਆ। ” 
- ਮਾਝ ੧, ਵਾਰ ੧ਸ, ੧, ੨ : ੧੨ (138) - ਮਾਝ ੫, ਅਸ ੩੫, ੮ : ੩ (130) 
ਦਸਾਏ -- ।. ਪੁਛਦਾ ਹੈ, ਵੇਖੋ “ਦੇਸਾਈ” ਦਸਾਵਾ -- ਪੁਛਦੀ ਹਾਂ ਰ 
2: ਵਾਸਾ ਦਾ “ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ 
__ “ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ | ਰਾਜੋ।” __ -- ਆਸਾ ੪, &੬, ੨ : ੧ (449) 
ਦਾਸ ਦਸਾਏ।” ਦਸਿ -- ਬਤਾ, ਦਸ, ਗਿਆਤ ਕਰਵਾ--ਜਾਣੂ ਕਰਵਾ 


` ਸਰ ੫, ੮; ੪ : ੨ (1205) । “ਸਤਿਗੁਰ ਹਰਿ ਪ੍ਰਭੁ ਢਸਿ ਨਾਮੁ ਧਿਆਈ ਮਨਿ 
ਦਸਾਹਰਾ -- 1. ਦਿਸਦਾ ਹੈ, ਦਿਸ ਆਉਂਦਾ ਭਾਵ ਹਰੀ।” ਰ੍‌ 


ਪ੍ਰਗਟ ਹੈ - ਗਉ ੪, ਵਾਰ ੨ਸ, ੪, ੨ : ੧ (301) 








<<<ਤੇ ਇਹ 
ਸਿਰਜਣਹਾਰਿਆ। ” 





ਮੂੰ ਪਿਰੁ ਢਸਿ ਹਰਿ ਸਜਣੁ 
(ਭਾਵ ਵਿਖਾਲ) 
-- ਸਲੋ ੪, ੪: ੪ (1421) 
ਹੋਰ ਰੂਪ - ਦਸਿਆ -- 
“ਸਚਾ ਭੋਜਨੁ ਭਾਉ ਸਤਿਗੁਰਿ ਦਸਿਆ।” 
(ਬਤਾਇਆ) 


-- ਮਾਝ ੧, ਵਾਰ ੧੮ : ੧ (146) 


-੨ ਰਾਮ ੫, ਵਾਰ ੧੯ : ੫ (965) 
ਦਸੀ -- ਦਸਾਂ 
“ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮ੍ਰਿਤਾ 
ਕਰਿ ਮੁਹਲਤਿ ਕਰਮ ਕਮਾਹਿ।” 
-- ਸਿਰੀ ੫, ਪਹ ੪, ੧ : ੨ (77) 
ਦਸੂਣੀ -- ਦਸ ਗੁਣੀ 
“ਜੇ ਜੁਗ ਚਾਰੇ ਆਰਜਾ ਹੋਰ ਢਸੂਣੀ ਹੋਇ।” 
=- ਜਪੂ ੧, 2 : ੧(2) 
ਦਸੇ - !. ਬਤਾਏ, ਜਾਣੂ ਕਰਵਾਏ __ 
“ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ 
ਗੁਣਤਾਸੁ। ” _-- ਸਿਰੀ ੪, ੬੬, ੧ : ੨ (40) 
ਹੋਰ ਰੁਪ -- ਦਸੈ -- 
“ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ 
ਪ੍ਰਭੂ ਪਿਆਰਾ ਢਸੈ ਜੀਉ।” 


2. ਦਸਦਾ ਹੈ 
“ਕਢਿ ਕਾਗਲੂ ਢਸੇ ਰਾਹੁ। ” 
-- ਆਸਾ ੧, ਵਾਰ ੧੫ਸ, ੧, ੪ : ੮ (471) 
3. ਦਸਾਂ ਹੀ, ਸਾਰੀਆਂ ਦਸਾਂ ਵਿਚ ਹੀ 
“ਦਸੇ ਦਿਸਾ ਰਵਿਆ ਪ੍ਰਭੁ ਏਕੁ । ” 
`_ -- ਗਉ ੫, ਥਿਤੀ ੧੪ : ੩ (299) 
ਲੋਭਾਈਆ।” (ਦਸੇ ਹੀ) 


1215 





- ਮਾਝ ੧,੨,੧:੩(94)। 


- ਮਾਂਰੂ ੫, ਵਾਰ ੬ : ੩ (1096) 
ਹੋਰ ਰੂਪ -- ਦਸੈ -- 
ਸਭ ਛੋਰੇ।” (ਦਸੋਂ ਹੀ) 
-- ਆਸਾ ਕਬ, ੧੮, ੫ : ੧6480) 
4. ਦਸ ਕੇ, ਚੇਤੰਨ ਕਰਵਾ ਕੇ 
“ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ 
_ ਦਸੇ ਹਰਿ ਮੇਲੇਈ। ” 





- ਸੂਹੀ ੪, ਛੰਤ ੬, ੪ : ੧ (776) 
ਹੋਰ ਰੂਪ -- ਦਸੋ - 
“ਧਰਨਿ ਅਕਾਸੁ ਢਸੋ ਦਿਸ ਨਾਹੀ ਤਬ ਇਹੁ 
ਨੰਦੁ ਕਹਾ ਥੋਰੇ।” (ਦਸੇ ਹੀ) 
-- ਗਉ ਕਬ, ੭੦, ੧" : ੨ (338) 
ਦਸੋਨਾ -- ਦਾਸਾਂ ਦਾ 
“ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ 


ਸਤੇ ਸਦਾ ਸਦਾ ਸਤੇ ਜਨ ਨਾਨਕੁ ਦਾਸੁ ਢਸੋਨਾ।” 
- ਕਾਨ ੪, ਵਾਰ ੫ : ੫ (1315) 

ਦਸੌ -- ਦਸਾਂ ਹੀ 
“ਘਨਹਰ ਘੋਰ ਢਸੌ ਦਿਸਿ ਬਰਸੈ ਬਿਨੁ ਜਲ ਪਿਆਸ 
ਨ ਜਾਈ।?”_ ਰ੍ 
- ਮਲਾ ੧, ਅਸ ੧, ੩ : ੨ (1273) 
ਦਸੂਗੀਰੀ -- (ਫਾ. ਦਸਤਗੀਰੀ) ਸਹਾਇਤਾ, ਮਦਦ 
-- ਤਿੱਲੰ ੫, ੫, ੨ : ੧ (724) 


ਦਹ -- ਦਸਾਂ 


“ਇਹ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ 
ਦਿਸਿ ਚਲਿ ਚਲਿ ਹਾਢੇ।” ਰ 
-- ਗਉਂ ੪, ੫੯, ੧: ੧(171) 


-- ਰਾਂਮ ੩, ਵਾਰ ੧੪ਸ, ੧, ੧ : ੭ (954) 





ਸਰਾਪਿ।”? 





-- ਸਲੋਂ ੧, ੨੫ : ੩ (1412) 
ਦਹਣੁ -- ਭਸਮ ਕਰਨ ਦੀ ਕਿਰਿਆ, ਦਾਹ 
“ਅਗਹ ਗਹਣੁ ਭ੍ਰਮ ਕ੍ਰਾਂਤਿ ਦਹਣੁ ਸੀਤਲੁ ਸੁਖ 


ਦਾਤਉ।” 
ਦਹਤ -- ਸਾੜਨਾ 
“ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਢਹਤ ਨਹ 

ਸੰਸਾਰੁ।” _-- ਕੇਦਾ ੫, ੧੨, ੧: ੨ (1121) 
ਹੋਰ ਰੁਪ -- ਦਹਤਾ -- 


- ਸੇਵੇ 8, ਕਲ ੫ : ੩ (1407) 


ਅਰਾਧੋ।” (ਸਾੜਨ ਵਾਲਾ) 
-- ਗਉ ੫, ਛੰਤ ੩, ੧ : ੫ (248) 
ਅਰਥਾਤ ਹਰ ਥਾਂ ` 
“ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ 
ਜਾਇ।” - ਸਿਰੀ ੫, ੯੧, ੧ : ੧ (50) 
ਹੋਰ ਰੂਪ - ਦਹਦਿਸਹ -- 
“ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ 
ਦਿਸਹ। ” 
-- ਜੈਤ ੫, ਵਾਰ ੭ਸ, ੫, ੧ : ੧ (707) 


ਦਹਦਿਸਾ -- 


- ਗਉ ੫, ਵਾਰ ੧੭ਸ, ੫, ੨: ੧ (322) 
ਦਹਦਿਸਿ -- 
“ਜਲਿ ਥਲਿ ਮਹੀਅਲ ਦਹ ਦਿਸਿ 
ਵਰਸਾਇਆ।” 
.-- ਮਾਂਝ ੫, ੪੧, ੧ : ੨ (106) 
ਦਹੰਦਿਸਿ -- 
“ਪੂਰਨ ਭੋ ਮਨ. ਠਉਰ ਬਸੋ ਰਸ ਬਾਸਨ ਸਿਉ 
ਜੁ ਦਹੰ ਦਿਸਿ ਧਾਯਉ।” 
-- ਸਵ ੪, ਨਲ ੧੦ : ੩ (1400) 
_ ਦਹਨ -- ਭਸਮ ਕਰਨ ਲਈ, ਦਾਹ ਲਈ, ਸਾੜਨ 


“ਸਤੁ ਢਹਨ ਹਰਿ ਨਾਮ ਕਹਨ ਅਵਰ ਕਛੁ `ਨ. 


ਉਪਾਉ।”” -- ਗੂਜ ੫, ੩੧, ੨ : ੧ (502) 
“ਮਲ ਪਾਪ ਕਲਮਲ ਦਹਨ।” (ਸਾੜ ਦਿੰਦਾ ਹੈ) 


1216 





-- ਬਿਲਾ ੫, ਅਸ ੧, ੨ : ੨ (837) 
ਹੋਰ ਰੂਪ -- ਦਹਨੁ -- 
“ਦੂਤਹ ਦਹਨੂ ਭਇਆ ਗੋਵਿੰਦੁ ਪ੍ਗਟਾਇਆ।” 
( ਭਸਮ ਹੋਣ ਦਾ ਕੰਮ) 

-- ਆਸਾ ੫, ਛੰਤ ੧੨, ੨ : ੨ (460) 
ਦਹੀ -- ਖੱਟਾ ਲਾ ਕੇ ਜਮਾਇਆ ਹੋਇਆ ਦੁੱਧ 
“ਦੂਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦੀ 
ਵਿਲੋਵੈ।” 

-- ਮਾਂਝ ੧, ਵਾਰ ੨੬ਸ, ੧, ੧ : ੨੧ (150) 
“ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ 
ਤਥੁ।” - ਸੋਰ ੧, ਅਸ ੨, ੫ : ੧ (635) 
ਦਹੇ -- ਸੜ ਗਏ 
“ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ 
ਕਿਲਵਿਖ ਢਹੇ।” 
-- ਬਿਲਾਂ ੫, ੧੦੩, ੧ : ੨ (824) 


ਹੋਰ ਰੂਪ -- ਦਹੈ -- 
“ਅਗਨਿ ਦਹੈ ਅਰੁ ਗਰਭ ਬਸੇਰਾ।” (ਸਾੜਨਾ) 
-- ਗਉ ਕਬ, ੩੨, ੧" : ੨ (329) 


(ਸਾੜ ਕੇ ਦੂਰ ਕਰ ਦਿੰਦਾ ਹੈ) 
- ਮਾਰੂ ੩, ਵਾਰ ੨੦ : ੨ (1093) 
ਦਖਨਿ -- ਸਵੇਰੇ ਸੂਰਜ ਵਲ ਮੂੰਹ ਕਰਕੇ ਖੜੋਨ 
ਰ੍ ਨਾਲ ਸਜੇ ਪਾਸੇ ਦੀ ਦਿਸ਼ਾ 
'ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ 
ਮੁਕਾਮਾ। ` -- ਪ੍ਰਭਾ ਕਬ, ੨, ੨ : ੧ (1349) 
ਦਖਿਣਹਿ -- ਦਖਣ ਦਿਸ਼ਾ ਵਿਚ 
“ਉਤਰਿ ਦਖਿਣਹਿ ਪੁਬਿ ਅਰ ਪਸੂਮਿ ਜੈ ਜੈ ਕਾਰ 
ਜਪੰਥਿ ਨਰਾ।” _ -- ਸਵ ੩, ੧ : ੬ (1392) 
ਦਖਿਣਾ -- ਦਾਨ, ਭੇਟਾ 
“ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ 
ਨਾਮੁ। ` -- ਪ੍ਰੰਭਾਂ ੧, 2, ੧੯ : ੧ (1329) 
ਦਖਿਣਿ -- ਦਖਣ ਵਲ ਦੀ ਦਿਸ਼ਾ ਵਿਚ, ਵੇਖੋ 
“ਦਖਨਿ? 
“ਉਤਰਿ ਦਖਿਣਿ ਖੁਬਿ ਦੇਸਿ ਪਸਹਮਿ ਜਸੁ ਭਾਖਹ।” 
-- ਸਵ ੩, ੫ : 2 (1393) 
ਦਗਧ -- (ਸੰ. ਕਾਬ) ਸੜਿਆ ਹੋਇਆ ੍ 


ਇਸਨਾਨ।” 





=- ਸਾਰ ੫... ੮੯. ੧": 2 (1221) 


ਦਗਰਾ -- ਰਾਹੀ, ਮੁਸਾਫਰ 
“ਰਾਮ ਰਸਾਇਨ ਪੀਓ ਰੇ ਢਗਰਾ।”? 
- ਆਸਾ ਨਾਮ, ੪, ੩ : ੨ (486) 
ਦਗਲੀ -- (ਫਾ. ਦਗਲਾ) ਕੁੜਤੀ, ਕੋਟ 
“ਪਹਿਰਉ ਨਹੀ ਦਗਲੀ ਲਗੈ ਨ ਪਾਲਾ।” 
- ਆਸਾ ਕਬ, ੩, ੧" : ੨ (476) 
ਦਗਾਈ -- ਤਤੇ ਲੋਹੇ ਨਾਲ ਮਥੇ ਉਤੇ ਲਾਇਆ 
ਨਿਸ਼ਾਨ ਜੋ ਗੁਲਾਮੀ ਦਾ ਚਿੰਨ ਹੁੰਦਾ ਹੈ 
“ਤੇਰੇ ਦੁਆਰੈ ਧਨਿ ਸਹਜ ਕੀ ਮਾਥੈ ਮੇਰੇ ਢਗਾਈ।” 


-- ਰਾਮ ਕਬ, ੪, ੨ : ੨ (970) | 


ਦਗਾਨਾ -- ਦਾ ਗਿਆ, ਦਾਗ ਲਾਇਆ 
“ ਹਮੰਰੈ ਮਸਤਕਿ ਦਾਗੁ ਢਗਾਨਾ ਹਮ ਕਰਜ ਗੁਰੂ 
ਬਹੁ ਸਾਢੇ।”? -- ਗਉ ੪, ੫੯, ੨ : ੧ (171) 


- ਮਾਝ ੧, ਵਾਰ ੯ : ੬ (142) 
ਹੋਰ ਰੂਪ -- ਦਝਹਿ -- 
-_ ਲਗਿ।” (ਸੜਦੇ ਹਨ) 
-- ਮਾਝ ੧, ਵਾਰ ੨੦ਸ, ੧, ੨ : ੬ (147) 
“ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ 
ਖਾਹਿ।” (ਸਾੜੇ ਜਾਂਦੇ ਹਨ) 
-- ਸੋਰ ੪, ਵਾਰ ੧੬ਸ, ੩, ੨ : ੧ (648) 
ਦਝਹਿ -- 1. ਸੜਨਾ, ਦਗਧ ਹੋਣਾ, ਵੇਖੋ “ਦਝਸੀ” 
2. ਸੜਨਾ, ਈਰਖਾਲੂ ਹੋਣਾ 
“ਪੜਿ ਪੜਿ ਢਝਹਿ ਸਾਂਤਿ ਨ ਆਈ।” 
- ਮਾਰੂ ੧, ਸੋਲ ੬, ੭ : ੨ (1026) 
ਦਝਾਂ - ਸੜ ਜਾਂਦਾ 
“ਸਾਂਈ ਮੇਰੈ ਚੰਗਾ ਕੀਤਾ ਨਾਹੀ ਤ ਹੰਭੀ ਢਝਾਂ 
ਆਹਿ।” -- ਸਲੋਂ ਫਰ, ੩ : ੨ (1378) 
ਹੋਰ ਰੂਪ -- ਦਝਿ -- 
“ਦੁਨੀਆ ਕੇਰੀ ਦੋਸਤੀ ਮਨਮੁਖ ਦਝਿ 
ਮਰੰਨਿ।” (ਸੜਕੇ) 
-- ਸੂਹੀ ੩, ਅਸ ੩, ੨ : ੧ (755) 
ਦਝਿ -- 1. ਸੜਕੇ, ਦਗਧ ਹੋ ਕੇ, ਵੇਖੋ 'ਦਝਾਂ” 


1217 








2. ਈਰਖਾ ਵਿਚ ਗਲਤਾਨ ਹੋ, ਸੜਕੇ 
“ਸੂਹੇ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ 
ਦਝਿ ਮੁਈ ਗਾਵਾਰਿ।” 

-- ਸੂਹੀ ੩, ਵਾਰ ਪਸ, ੩ੋ, ੧ : ੨ (787) 

ਦੰਝੈ -- ਸੜਦੀ ਹੈ 
ਪਿਆਰੁ।” 

-- ਮਲਾ ੧, ਵਾਰ ੧੭ ਸ, ੩, ੨ : ੧ (1285) 
“ਆਪਣੈ ਰੋਹਿ ਆਪੇ ਹੀ ਢਝੈ।” (ਗੁੱਸੇ ਵਿਚ 
ਸੜਨਾ, ਕੁੜ੍ਹਨਾ) -- ਸਲੋ ੩, ੪੬ : ੨ (1418) 

ਦੰਡਧਾਰ -- ਡੰਡਾ ਧਾਰ (ਜੋਗੀ) ਡੰਡਾ ਪਕੜਨ 

ਵਾਲਾ 
“ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ 

ਤੀਰਥਾਏ। -- ਭੈਰ ੫, ੧੫, ੧ : ੨ (1139) 

ਦਤ -- ਦਾਤ, ਦਾਨ, ਹੋਰ ਵੇਖੋ 'ਦਤੁ”। 
“ਕੰਚਨਾ ਬਹੁ ਦਤ ਕਰਾ।” 

- ਸਾਰ ੫, ੧੩੧, ੧" : ੧ (1229) 
ਦੰਤ -- ਦੰਦ 

-- ਵਡ ੧, ਛੰਤ ੨, ੭ : ੧ (567) 
ਹੋਰ ਰੂਪ -- ਦੰਤਾ -- 

ਜਗੁ ਖਾਇਆ। ” (ਦੰਦਾਂ ਦੇ) 

`_-- ਸੋਰ ੪, ਵਾਰ ੪ਸ, ੩, ੧ : ੧ (643) 
ਦਤਾਰ -- ਦਾਤਾ, ਦਾਨ ਦੇਣ ਵਾਲਾ 
“ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ। ” 
- ਮਾਲੀ ੫, 2, ੧ : ੨ (988) 
ਦੜੁ -- (ਸੰ. ਕਹਿ) ਦਾਨ, ਬਖਸ਼ਿਸ਼, ਦਾਤ 
“ਤੀਰਥੁ ਤਪੁ ਦਇਆ ਢਤੁ ਦਾਨੁ । ” 
ਰ੍ =- ਜੱਪੂੰ ੧, ੨੧ : ੧ (4) 
ਦੰਤੁ -- ਦੰਦਾਂ ਦਾ ਮੰਜਨ, ਦੰਦਾਸਾ 
“ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਢੰਤੁ _ 
ਲੇਈ। ” -- ਆਸਾ ੧, ੩੫, ੨ : ੧ (359) 
ਦੰਦਖੰਡ -- ਦੰਦ/ਹਾਥੀ ਦੰਦ ਦਾ ਟੁਕੜਾ ਰ੍ 
- ਆਸਾਂ ੧, ਅਸ ੧੧, ੨ : ੨ (417) 
ਦਦਾ -- ਗੁਰਮੁਖੀ ਅੱਖਰ ਦਾ 23ਵਾਂ ਅੱਖਰ 'ਦ” 





“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ।” 


ਦੰਦੀ - ਦੰਦਾਂ ਨੂੰ 
“ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ।” . 
- ਸੋਰ ੪, ਵਾਰ ੧ਸ, ੪, ੧ : ੨ (642) 
ਦਦੈ -- 'ਦ” ਅਖਰ ਦੁਆਰਾ 
“ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ। ” 
-- ਆਸਾ ੧, ਪਟੀ ੨੧ : ੧ (433) 
ਦਧਾ -- ਸੜਿਆ/ਜਲਿਆ ਹੋਇਆ 
“ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ 
ਕਾਨੁ।` -- ਸਿਰੀ ੧, ਅਸ ੧੬, ੬ : ੩ (63) 
“ਦਸਵੈ ਢਧਾ ਹੋਆ ਸੁਆਹ।” (ਸੜ ਕੇ) 
- ਮਾਂਝ ੧, ਵਾਰ ੧ਸ, ੧, ੨ : ੧0 (138) 
ਦਧਿ -- ਦਹੀਂ 
“ਦਧਿ ਕੈ ਭੋਲੇ ਬਿਰੋਲੇ ਨੀਰੁ।”” 
ਰ -- ਗਉ ਕਬ, ੧੪, ੧" : ੨ (326) 
ਨਿਧਾਨਾ।” ('ਸ਼ਬਦ” ਰੂਪੀ ਦਹੀਂ) 
- ਮਾਰੂ ੧, ਅਸ ੧, ੩ : ੨ (1009) 
ਦਨੋਤਿ -- (ਸੰ. ਕਗੇਰਿ) ਦੁੱਖ ਦਿੰਦਾ 
“ਨ ਢਨੋਤਿ ਜਸ ਮਰਣੇਨ ਜਨਮ ਜਰਾਧਿ ਮਰਣ 
ਭਇਅੰ।” - ਗੂਜ ਜੈਦੇ, ੧, ੧“ : ੩ (526) 
ਦਫਤਰਿ -- (ਫਾ. ਦਫਤਰ) ਕੰਮ ਕਰਨ ਦੇ ਸਥਾਨ 
(ਦਫਤਰ) ਵਿਚ, ਆਫਸ ਵਿਚ 
“ਜਾ ਕੈ ਦਫਤਰਿ ਪੁਛੇ ਨ ਲੇਖਾ।” 
-- ਗਉ ੫. ਅਸ ੬, ੬ : ੩ (238) 
“ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨ 
ਹਵਾਲੂ।” (ਰਬੀ ਦਰਗਾਂਹ) 
-- ਸਲੋ ਕਬ, ੧੮੭ : ੨ (1378) 


“ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ 
ਦੰਫਾਨ।? __-- ਸਾਰ ੫, ੨, ੩ : ੧ (1203) 


ਦਬਟੀਐ -- ਦਬ ਕੇ 


1218 





-- ਗਉ ੫, ਬਾਅ ੩੪ : ੧ (257) 





ਦਬਟੀਐ। ” -- ਰਾਮ ਬਸ, ਵਾਰ ੨ : ੬ (967) 

ਦਬਿਓਹੁ -- ਦਬਿਆ ਪਿਆ ਹੈ 

“ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ 
ਵਿਹਾਇ।” 

-- ਸੋਰ ੪, ਵਾਰ ੨੩ਸ, ੩, ੧ : ੧ (651) 
ਦਬਿਆ -- 1. ਕਾਬੂ ਕੀਤਾ, ਪਕੜ ਵਿਚ ਲੈ 
ਆਂਦਾ, ਦਬੋਚਿਆ 
“ਰਾਤੀ ਉਘੇ ਦਬਿਆ ਨਵੇਂ ਸੋਤ ਸਭਿ ਢਿਲਾ।” . 

(ਨੀਂਦਾ/ਦਬੋਚਿਆ) 
- ਗਉ ੪, ਵਾਰ ੯ਸ, ੪, ੨ : ੨ (304) 
2. ਦਫਨ ਕੀਤਾ, ਜ਼ਮੀਨ ਵਿਚ ਗਡਿਆ 
“ਅਨਤਾ ਧਨੁ ਧਰਿ ਢਬਿਆ ਫਿਰਿ ਬਿਖੁ ਭਾਲਣ 
ਗਇਆ।” 
- ਸੂਹੀ ੪, ਛੰਤ ੫, ੩ : ੩ (776) 
ਦਬੀ -- ਨੱਪੀ ਗਈ, ਪਕੜ ਵਿਚ ਆਈ ਹੋਈ 
“ਭੈ ਵਿਚਿ ਧਰਤੀ ਦਬੀ ਭਾਰਿ।” 
- ਆਸਾ ੧, ਵਾਰ ੪ਸ, ੧, ੧ : ੪ (464) 
ਦਬੀਅਹਿ -- ਧਰਤੀ ਹੇਠ ਗਡੀਐ, ਦਫਨ ਕਰੀਏ 
“ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ 
ਖਾਹਿ ।? 
-- ਸੇਰ ੪, ਵਾਰ ੧੬ਸ, ੧, ੨ : ੧ (648) 
ਦਬੁ - ਦਰਬ, ਧਨ, ਦੌਲਤ 
“ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ।” 
- ਚਉ ੫, 2 : ੧ (1364) 
ਦਭੁ -- ਘਾਹ 
“ਫਰੀਦਾ ਥੀਉ ਪਵਾਹੀ ਢਭੂ । ” ਰ 
੍ -- ਸਲੋ ਫਰ, ੧੬ : ੧ (1378) 
ਦਮ -- ਪੈਸੇ 
“ਬਿਨੁ ਦਮ ਕੇ ਸਉਦਾ ਨਹੀ ਹਾਟ।” 
- ਗਉ ੧, ਆਸਾ ੧੨, ੫ : ੧ (226) 
“ਸਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ।” 
(ਅਧੀ ਦਮੜੀ) 
-- ਸਿਲਾ ੫, ੩੭, ੩ : ੨ (810) 
ਦੰਮ - ਪੈਸੇ, ਮਾਇਆ 
“ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਢੰਮ।” 


- ਮਾਰੂ ੩, ਵਾਰ ੨੧ਸ, ੫, ੧ : ਸਾ 


“ਖਰਚੇ ਦਿਤਿ ਖਸੰਮ ਦੀ. ਆਪ ਖਰਦੀ ਥੇਰਿ ਦਮੜਾ -- ਸਿਕਾ, ਰੁਪਇਆ 


ਹ 1219 


ਦਮਾ 
_“ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ।” 
-- ਸਿਰੀ ੫, ੨੬, ੨ : ੨ (70) 
ਢੰਮਾ -- ਮਾਇਆ, ਪੈਸੇ 
“ਮਾਇਆ ਮਨਹੁ ਨ ਵੀਸਰੈ ਮਾਂਗੈ ਢੰਮਾ ਦੰਮ।” 
- ਮਾਰੂ ੩, ਵਾਰ ੨੧ਸ, ੫, ੧ : ੧ (1093) 


-- ਸਲੋ ੫, ੧੯ : ੧ (1426) 
ਦਮਾਮਾ -- ਧੌਸਾ (ਫਾ. ਦਮਾਮਾ) 


“ਗਗਨ ਢਮਾਮਾ ਬਾਜਿਓ ਪਰਿਓ ਨੀਸਾਨੈ ਘਾਓ।” 
- ਮਾਰੂ ਕਬ, ੧0, ੧ : ੧ (1105) 
ਹੋਰ ਰੁਪ -- ਦਮਾਮਿਆ =- 


“ਲਸਕਰ ਸਣੇ ਦਮਾਮਿਆ ਛੁਟੇ ਬੰਕ ਦੁਆਰ।” 
-- ਸਾਰ ੪, ਵਾਰ ੧੭ਸ, ੧, ੧ : ੪ (1244) 
ਦਮਾਮੇ -- 
“ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋਂ ਰਡ।” 
-- ਸਲੋ ਫਰ, ੪੫ : ੧ (1380) 
ਦਮਿ -- ਸੁਆਸ/ਸਾਹ ਨਾਲ 
“ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ 
ਜਾਇ।” 
- ਬਿਹਾ ੪, ਵਾਰ ੧੯ਸ, ੩, ੨ : ੩ (556) 
ਹੋਰ ਰੂਪ --.ਦਮੁ -- 
“ਇਕੁ ਢਮੁ ਸਾਚਾ ਵੀਸਰੈ ਜਾ ਵੇਲਾ ਬਿਰਥਾ 
ਜਾਇ। ” ( ਸੁਆਸ) 
- ਗੂਜ ੩, ਅਸ ੧, ੯ : ੧ (506) 
ਦੰਮੁ - 
“ਦਮਿ-ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ 
ਜਾਇ।” 
-- ਬਿਹਾ ੪, ਵਾਰ ੧੯ਸ, ੩, ੨ : ੩ (556) 
“ਜਿਚਰੁ ਵਿਚਿ ਢੰਮੁ ਹੈ ਤਿਚਰੁ ਨ ਚੇਤਈ ਕਿ 
ਕਰੇਗੁ ਅਗੈ ਜਾਇ।” 
-- ਬਿਹਾ ੪, ਵਾਰ ੧੯ਸ, ੩, ੧ : ੨ (556) 





ਦ੍ਯਿ 


ਕਿਤੈ ਨ ਭਾਤੀ ਜੀਉ।” 
-- ਮਾਝ ੫, ੧੩, ੨ : ੩ (98) 
ਦਯ -- ਰਖਿਆ ਕਰਨ ਵਾਲਾ, ਦਇਆ ਕਰਨ 
ਵਾਲਾ 
ਜੀਉ।” -- ਗਉ ੫, ੧੧੬", ੧ : ੧ (203) 
ਦਯਾ -- ਕ੍ਰਿਪਾ, ਰਹਮ, ਦਇਆ 
“ਜੀਅ ਜੰਤ ਹੋਏ ਮਿਹਰਵਾਨਾ ਢਯਾ ਧਾਰੀ ਹਰਿ 
ਨਾਥ।” -- ਟੋਡੀ ੫, ੧੪, ੨ : ੧ (714) 
ਦਯਾਰੰ - ਦਇਆ 
“ਬਿਨਵੰਤਿ ਨਾਨਕ ਹਰਿ ਗਰ ਢਯਾਰੰ।” 
-- ਸਸ ੫, ੬੪ : ੪ (1360) 
ਦਯਾਲ -- ਦਇਆਵਾਨ 
“ਰੇ ਚਿਤ ਚੇਤਸਿ ਕੀ ਨ ਢਯਾਲ ਦਮੋਦਰ ਬਿਬਹਿ 
ਨ ਜਾਨਸਿ ਕੋਈ। ” 
-- ਆਸਾ ਧੰਨਾ ੩, ੧” : 
ਹੋਰ. ਰੂਪ -- ਦਯਾਲੰ -- 
“ਦਯਾਲੰ ਸਰਬਤ ਜੀਆ ਪੰਚ ਦੌਖ 
ਬਿਵਰਜਿਤਹ। ” 
-- ਸਸ ੫, 80 : ੩ (1357) 





੧ (488) 


ਦਯਾਲਹ -- 
“ਹੇ ਸਰਣਿ ਜੋਗ ਢਯਾਲਹ ਦੀਨਾ ਨਾਥ ਮਯਾ 


ਤੀ 


ਕਰ।” -- ਸਸ ੫, ੫0 : ੩ (1358) 
ਦਯਾਲਿ -- ੍ 
ਪ੍ਰਸਾਦਿ ਵਸਿ ਪੰਚ ਕਰੇ ।” 
-- ਸਵ ੪, ਕਲ ੩ : ੩ (1397) 
ਦਯਾਲੂ -- 
“ਮਥੁਰਾ ਜਨ ਕੋ ਪ੍ਰਭੁ ਦੀਨ ਢਯਾਲੂ ਹੈ ਸੰਗਤਿ 
ਸ੍ਰਿਸਿ ਨਿਹਾਲ ਕਰੀ।” 


-- ਸਵ ੫, ਮਥੁ ੪ : ੩ (1409) 


ਦਮੋਦਰ -- ਜਿਸ ਦੇ ਪੇਟ ਦੁਆਲੇ ਰੱਸੀ ਸੀ, ਸ੍ਰੀ | ਢਯਿ -- ਹਰੀ/ਵਾਹਿਗੁਰੂ ਦੇ, (ਪ੍ਰਕਾਸ਼ ਰੂਪ ਹਰਿ) 


ਕ੍ਰਿਸ਼ਨ ਅਰਥਾਤ ਵਾਹਿਗੁਰੂ 
-- ਗਉ ੫, ੧੬੬", ੧ : ੧ (216) 
ਹੋਰ ਰੂਪ -- ਦਮੋਦਰੁ -- ਨ 


“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ।” 
-- ਮਾਝ ੧, ਵਾਰ ੨੬ਸ, ੧, ੧ : ੧੧ (150) 
ਹੋਰ ਰੂਪ -- ਢਯੁ -- 
“ਸਭ ਹੋਈ ਛਿੰਝ ਇਕਠੀਆ ਢਯੂ ਬੈਠਾ ਵੇਖੈ 





ਆਪਿ ਜੀਉ।” (ਪ੍ਰਭੂ) 
-- ਸਿਰੀ ੫, ਅਸ ੨੯, ੧੭ : ੩ (74) 
ਅਮਿਤਾ। ” (ਪ੍ਰਭੂ) 
- ਗਉ ੫, ਵਾਰ ੧੯ : ੫ (323) 
ਦਯੂ -- 1. ਪ੍ਰਭੂ, ਹਰਿ, ਵੇਖੋ “ਦਯਿ” 
2. ਪੂਜਯ ਦੇਵ 


-- ਸਿਰੀ ੫, ਅਸ ੨੯, ੨੧ : ੧ (74) 
ਦਰ -- 1. (ਫਾ. ਦਰ) ਦਰਵਾਜਾ 
“ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ।” 
- ਸਿਰੀ ੧, ਅਸ ੧੬, ੩ : ੧ (63) 
“ਨਉ ਢਰ ਠਾਕੇ ਧਾਵਤੁ ਰਹਾਏ।” (ਨੌੱ' ਗੋਲਕਾਂ 
ਰੂਪ ਦਰਵਾਜੇ) 
- ਮਾਝ ੩, ਅਸ ੨੫, ੬ : ੧ (124) 
“ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ 
ਪਤੀਆਰਾ।” 
-- ਗਉ ਕਬ, ੭੩, ੨ : ੧ (339) 
2. ਹਰੀ ਦਾ ਦਰਵਾਜਾ 
ਭਤਿ।” - ਸਲੋ ਫਰ, ੨ : ੧ (1377) 
3. ਦਰਬਾਰ 
“ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ 
ਕਰੈ ਕਿਆ।” 
-- ਆਸਾ ੧, ੩੮, ੩ : ੨ (360) 
_ ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ 
ਖਬਰਿ ਨ ਪਾਈ। ” (ਪ੍ਰਭੂ ਦੇ ਦਰਬਾਰ ਵਿਚ) 
-- ਸੋਰ ੧, ੩, ੩ : ੨ (596) 
4. ਅੰਦਰ ਵਿਚ 
“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ 
ਕਰਤਾਰ। ” -- ਤਿਲੰ ੧, ੧, ੧ : ੧ (721) 
ਖਿਆਲ।”” -- ਤਿਲੰ ੧, ੧, ੩ : ੨ (721) 


_ 1220 





ਦਰਸ -- ।. ਦਰਸ਼ਨ, ਦੀਦਾਰ ਰ 
“ਨਾਨਕੁ ਮੰਗੈ ਢਰਸ ਦਾਨੁ ਕਿਰਪਾ ਕਰਹੁ ਹਰੇ।” 
-= ਮਾਂਝ ੫, ਬਾਂਰ ੧੪ : ੮ (136) 

2. ਦਰਸ਼ਨ, ਸ਼ਾਸ਼ਤਰ 
“ਸਿਮ੍ਰਿਤ ਸਾਸਤ ਬੇਦ ਚਾਰਿ ਖਟੁ ਢਰਸ 


ਸਮਾਸੀ।” 
- ਮਾਰੂ ੫, ਵਾਰ ੧੮ : ੩ (1100) 
ਦਰਸਨ -- 1. ਦੀਦਾਰ 
ਨਾਮੁ। ` - ਸਿਰੀ ੫, ੯੮, ੧" : ੨ (52) 
ਹੋਰ ਰੂਪ -- ਦਰਸਨੰ -- 
ਪ੍ਰਭ ਦਰਸਨੰ। ” 


-- ਜੈਤ ੫, ਵਾਰ ੧੧ਸ, ੫, ੧ : ੨ (708) 
ਦਰਸਨਹ -- 
ਘਰ ੧੯ : ੩ (1355) 


“ਬਿਨੁ ਭਾਗਾ ਦਰਸਨੁ ਨ ਥੀਐ ਭਾਗਹੀਣ 
ਬਹਿ ਰੋਇ।” 
-- ਸਿਰੀ ੪, ੬੮, ੩:੨(41) 


-- ਆਸਾ ੫, ੧੧੧, ੧" : ੨ (398) 
0. ਭੇਖ (ਇਹ ਛੇ ਭੇਖ ਹਨ : ਜੋਗੀ, ਜੰਗਮ, 
ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ) 
“ਖਟੁ ਢਰਸਨ ਜੋਗੀ ਸੰਨਿਆਸੀ ਬਿਨੁ ਗੁਰ 

ਭਰਮਿ ਭੁਲਾਏ। ” 
-- ਸਿਰੀ ੩, ਅਸ ੨੨, ੫ : ੧ (67) 

ਹੋਰ ਰੂਪ -- ਦਰਸਨੁ -- 
“ਦਰਸਨੁ ਆਪਿ ਸਹਜ ਘਰਿ ਆਵੈ।” (ਭੇਖ ` 
ਇਹ ਹੋਵੇ ਕਿ ਆਪ ਸਹਜ ਆਤਮਕ ਸ਼ਾਂਤੀ 


ਵਾਲੀ ਅਵਸਥਾ ਪਕੜੇ) 
-- ਆਸਾ ੧, ਅਸ ੨, ੪ : ੩ (411) 
“ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ 
ਧਿਆਵਹਿਗੇ।”” (ਭੇਖ) 
-- ਮਾਰੂ ਕਬ, ੪, ੨ : ੨ (1103) 
3. ਸ਼ਾਸ਼ਤਰ, ਵਿਚਾਰਧਾਰਾਵਾਂ (ਛੇ ਸ਼ਾਸ਼ਤਰ : 
ਸਾਂਖ, ਨਿਆਇ, ਵੈਸੈਸ਼ਿਕ, ਮੀਮਾਂਸਾ, ਯੌਗ ਤੇ 
ਵਿਦਾਂਤ) ` 
“ਮਨ ਚੂਰੇ ਖਟੁ ਢਰਸਨ ਜਾਣੁ।” 
-- ਆਸਾ ੧, ੧੧, ੧" 
ਹੋਰ ਰੂਪ - ਦਰਸਨੁ -- 
“ਗੁਰ ਕਾ ਦਰਸਨ ਅਗਮ ਅਪਾਰਾ। ' (ਮਤ, 
ਧਰਮ ।ਮਖਿਆ ਪ੍ਰਣਾਲੀ) 
-- ਆਸਾ ੩, 80, ੧ : ੪ (361) 
“ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ 
ਸਹਜੁ ਨ ਭਾਇਆ।” 


: ੧ (352) 


- ਸੂਹੀ ੧, ਛੰਤ ੧, ੧ : ੪ (763) 


ਦਰਸਾ -- ਦਰਸ਼ਨ, ਦੀਦਾਰ 
“ਇਕਿ ਲੂਕਿ ਨ ਦੇਵਹਿ ਦਰਸਾ।” 

-- ਸਿਰੀ ੫, ਅਸ ੨੭, ੬ : ੨ (71) 
ਦਰਸਾਇਆ -- ਦਰਸ਼ਨ, ਦੀਦਾਰ 
“ਆਸ ਮਨੋਰਥੁ ਪੂਰਨੁ ਹੋਵੈ ਭੋਟਤ ਗੁਰ 
ਦਰਸਾਇਆ ਜੀਉ। ” : 

-- ਮਾਝ ੫, ੩੨, ੨ : ੩ (104) 

ਦਰਸਾਇਣਾ -- ਦਰਸ਼ਨਾਂ/ਦੀਦਾਰ ਤੋਂ 
“ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਗੁਰ 
ਦਰਸਾਇਣਾ। ” 


-- ਮਾਰੂ ੫, ਸੋਲਾ ੭, ੮ : ੩ (1078) 


- ਆਸਾਂ ੫, ੧੫੩, ੧ : ੧ (408) 


ਦਰਸਾਯਉ -- ਦਰਸ਼ਨ ਕਰਵਾਏ, ਦਿਖਾਇਆ 


“ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ 
ਸਵ ੫, ਕਲ ੨ : ਕਿ 


ਦਰਸਾਯਉ। ” -- 
ਦਰਸਾਰ --`ਦਰਸ਼ਨ 
“ਖੋਜਤੀ ਦਰਸਾਰ। ” 


1221 


ਦਰਸਿ -- 1. ਦਰਸਨ ਵਿਚ 


ਦਰਸਿ 
੨ (1230) 











- ਸਵ ੫, ੧੩੬, ੧ : 
ਹੋਰ ਰੂਪ -- ਦਰਸਾਰਾ -- 
“ਤੇਰਾ ਰੂਪ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ।” 
_= ਸੂਹੀ ੫, ੪੭, ੩ : ੧ (746) 
ਦਰਸਾਰੀ -- 
“ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ 
ਦਰਸਾਰੀ।” (ਦਰਸ਼ਨਾਂ ਸਦਕਾ) 
=- ਗਉ ੫, ੧੨੮", ੩ : ੨ (207) 


ਦਰਸਾਰੁ । ? 


<- ਦੇਵੇ ੫, ੨੯, ੧ : ੨ (534) 
ਦਰਸਾਰੈ -- 
“ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ 
`ਹੀਅਰੈ ਢਰਸਾਰੈ।” (ਦਰਸ਼ਨ ਕਰਕੇ) 


-- ਕਾਨ ੫, ੨੪, ੨ : > (1302) 


-- ਸਿਰੀ ੫, ਛੰਤ ੩, ੧ : ੩ (80) 
ਹੋਰ ਰੂਪ -- ਦਰਸਾਵਾ -- 
ਧਾਰੈ ਮੇਰੈ ਮਾਥੇ।”? (ਦਰਸ਼ਨ) . 


-- ਸਾਰ ੫, ੪੩, ੨ : ੧ (1213) 


ਦਰਸਾਵੈ -- 
“ਮਨਿ ਪਿਆਸ ਬਹੁਤੁ ਦਰਸਾਵੈ। (ਦਰਸਨ 
ਦੀ) -- ਨਟ ੫, ੧, ੧" : ੨ (978) 


“ਨਾਨਕ ਹਰਿ ਕੈ ਢਰਸਿ ਸਮਾਇਆ।” 
-- ਗਉ ੫, ਬਾਅ ੧੩ : ੮ (252) 
2. ਦਰਸਨ ਰਾਹੀਂ/ਦਰਸ਼ਨ ਦੁਆਰਾ 
“ਤਿਸਿ ਕੈ ਢਰਸਿ ਸਭ ਪਾਪ ਮਿਟਾਵਹਿ। ” 
-- ਗਉ ੫. ਸੁਖ ੧੭, ੮ : ੬ (286) 


ਦਰਸੁ 1222 ਦਰਬਾਰ 


ਦਰਸੁ -- ਦਰਸ਼ਨ ਦੀਦਾਰ ਦਰਜੀ -- (ਫਾ. ਦਰਜ਼ੀ) ਕਪੜੇ ਸਿਊਣ ਵਾਲਾ 
“ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ “ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ।” 
ਨ ਜੋਇ।” - ਰਾਮ ੩, ਵਾਰ ੧੯ਸ, ੧, ੧ : ੩ (955) 

- ਸਿਰੀ ੧, ਅਸ ੧੫, ੬ : ੩ (63) | ਦਰਦ -- (ਫਾ. ਦਰਦ) ਪੀੜ, ਦੁਖ 
“ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ | “ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ।” 








ਗਏ ।” - ਮਲਾ ੫, ੨੬, ੧ : ੧ (1272) -- ਸਿਰੀ ੫, ੮੩, ੧ : ੩ (46) 
(ਮਹਾਨਕੋਸ਼ ਨੇ ਇਸ ਤੁਕ ਦੀ ਉਦਾਹਰਣ “ਦਰਸੁ” | ਦਰਦਵੰਦ -- (ਫਾ. ਦਰਦਮੰਦ) ਦਰਦ ਵਾਲਾ, ਪੀੜਾ 
ਦੇ “ਦ੍ਰਿਸ਼ ਅਰਥ ਹੇਠ ਦਿਤੀ ਹੈ ਵਾਲਾ ਨ 
ਹੋਰ ਰੂਪ -- ਦਰਸੈ -- . “ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ 
“ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਏ ।” -- ਆਸਾ ੧, ੩੩, ੩ : ੨ (358) 
ਭਾਉ ਨ ਦਰਸੈ।”? 


- ਰਾਮ ਰਵਿ, ੧, ੧ : ੧ (973) 
ਦਰਹਾਲੀ -- ਤੁਰੰਤ, ਫੌਰਨ 
“ਸਤਿਗੁਰ ਆਥੈ ਸਚਾ ਕਰੇ ਸਾ ਬਾਤ ਹੋਵੈ 
ਦਰਹਾਲੀ। - ਰਾਮ ਬਸ, ੩ : ੩ (967) 
ਹੋਰ ਰੂਪ -- ਦਰਹਾਲੁ -- 
“ਚਲੁ ਦਰਹਾਲੂ ਦੀਵਾਨਿ ਬੁਲਾਇਆ” (ਇਸ 
ਹਾਲ ਵਿਚ ਛੇਤੀ) 

-- ਸੂਹੀ ਕਬ, ੨, ੧“ 
ਦਰਖਤ -- (ਫਾ.ਦਰਖਤ) ਬਿਰਛ, 
"ਦਰਖਤ ਆਬ ਆਸ ਕਰ। ” 

- ਮਾਝ ੧, ਵਾਰ ੧੩ਸ, ੧, ੬ : ੨ (144) 
“ਅਸਮਾਨ ਜਿਮੀ ਦਰਖਤ ਆਬ ਧਪੈਦਾਇਸਿ 
ਖੁਦਾਇ।”” __-- ਤਿਲੰ ੫, ੧, ੧ : ੨ (723) 
ਦਰਗਹ -- (ਫਾ. ਦਰਗਾਹ) ਦਰਬਾਰ, ਰੱਬੀ 


5੧792) 


ਕਚਿਹਿਰੀ, ਪ੍ਰਭੂ ਦੇ ਹਜੂਰ 
ਮਾਣੁ। ” -- ਸਿਰੀ ੧, ੫, ੧" : ੨ (15) 


“ਖੜਿ ਢਰਗਹ ਪੈਨਾਈਐ ਮੁਖਿ ਹਰਿ ਨਾਮ |. 


ਲਿਵਾਸੂ।” __-- ਸਿਰੀ ੧, ੧੮, ੩ : ੩ (21) 
“ਦਰਗਹ ਅੰਦਰਿ ਪਾਈਐ ਤਗੂ ਨ ਤੂਟਸਿ ਪੂਤ ।” 
-- ਆਸਾਂ ੧, ਵਾਰ ੧ਪਸ, ੧, ੩ : ੨ (471) 
(ਮਹਾਨਕੋਸ਼ ਇਥੇ “ਦਰਗਹ” ਦਾ ਅਰਥ “ਸਾਧੁ 
ਸਭਾ” “ਸਤਸੰਗ” ਕਰਦੇ ਹਨ) 
ਹੋਰ ਰੂਪ -- ਦਰਗਹਿ -- 
“ਪੰਚੇ ਪਾਵਹਿ ਢਰਗਹਿ ਮਾਨੁ।” (ਦਰਗਾਹ 
ਵਿਚ) - ਜਪੁ ੧, ੧੬ : ੨ (3) 


ਹੋਰ ਰੂਪ -- ਦਰਦਵੰਦੁ -- 
“ਦੁਖੀਆ ਦਰਦਵੰਦੁ ਦਰਿ ਆਇਆ।” 
- ਸੂਹੀ ਰਵਿ, ੧, ੩ : ੧ (793) 


ਦਰਦਾਂ -- ਪੀੜ 


“ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ 
ਦਰਦਾ ਜੀਉ।” 
- ਮਾਂਝ ੫, ੨੪, ੨ : ੩ (101) 
ਹੋਰ ਰੂਪ -- ਦਰਦੁ -- 
“ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਢਰਦੁ 
ਨ ਮੂਲੇ ਹੋਇ।” (ਪੀੜਾ) 
- ਸਿਰੀ ੫, ੭੭, ੨ : ੨ (44). 


ਦਰਪਨ -- ਸ਼ੀਸ਼ਾ, ਆਇਨਾ ੧ 


“ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨ 
ਨਿਆਈ।” -- ਸੋਰ ੯, ੫, ੩ : ੨ (632) 


ਦਰਬ -- ਧਨ, ਦੋਲਤ, ਹੋਰ ਵੇਖੋ 'ਦਰਬਿ”, “ਦਰਸੁ” 


“ਕਈ ਕੋਟਿ ਪਰ ਢਰਬ ਕਉ ਹਿਰਹਿ।” 
- ਗਉ ੫. ਸੁਖ ੧0, ੨ : ੫ (275) 


ਦਰਬਵੰਤ -- ਧਨੀ, ਦੋਲਤਮੰਦ, ਅਮੀਰ 


“ਦਰਬਵੰਤ ਦਰਬੁ ਦੇਖਿ ਗਰਬੈ ਭੂਮਵੰਤੁ 
ਅਭਿਮਾਨੀ।” -- ਧਨਾ ੫, ੩੪, ੧ : ੧ (679) 


ਦਰਬਾ -- ਧਨ, ਦੌਲਤ 


“ਰਾਜ ਮਿਲਖ ਨਹੀ ਆਪਨ ਦਰਬਾ। ? 
-- ਗੋਉ ੫, ੧0੬, ੧ : ੨ (187) 


ਦਰਬਾਰ -- ।. (ਫਾ. ਦਰਬਾਰ) ਰਬ ਦੀ ਦਰਗਾਹ 


“ਜੈ ਜੈ ਕਾਰੁ ਸਗਲ ਕੂ ਮੰਡਲ ਮੁਖ ਊਜਲ 
ਦਰਬਾਰ। ” -- ਧਨਾ ੫, ੨੮, ੩ : ੨ (678) 
2. ਬਾਦਸ਼ਾਹ ਦੀ ਸਭਾ 





ਦਰਬਾਰਨ 
“ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ 
ਖਾਨਾਇ।”? -- ਤਿਲੰ ੫, ੧, ੩ : ੧ (723) 


ਦਰਬਾਰਨ -- ਦਰਬਾਰ ਵਾਲੇ, ਅਰਥਾਤ ਰਾਜੇ, 
ਹਾਕਮ 
ਟੀਕਾ।”” _-- ਗੂਜ ੫. ਅਸ ੧, ੫ : ੧ (507) 
ਦਰਬਾਰਿ -- 1. ਦਰਬਾਰ ਵਿਚ, ਰਾਜਸਭਾ ਵਿਚ 
“ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ। ” 
-- ਸਿਰੀ ੩, ੩੮, ੧ : ੨ (28) 
2. ਦਰਬਾਰ ਨਾਲ 
“ਸਿਫਤੀ ਗੰਢੁ ਪਵੈ ਦਰਬਾਰਿ।” 
-- ਮਾਝ ੧, ਵਾਰ ੧੨ਸ, ੧, 2 : ੧੪ (143) 
3. ਦਰਬਾਰੀ, ਦਰਬਾਰ ਵਿਚ ਬੈਠਣ ਵਾਲਾ 
“ਮੇਟੀ ਜਾਤਿ ਹੂਏ ਦਰਬਾਰਿ।” 
-- ਗੋਂਡ ਰਵਿ, ੧, ੩ : ੩ (875) 


-- ਆਸਾ ੫, ੪, ੪" : ੨ (371) 
2. ਦਰਬਾਰੀਆਂ ਨੇ 
“ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ 
ਦਰਬਾਰੀ। ” 
-- ਮਾਰੂ ਕਬ, ੭, ੨ : ੨ (1104) 
ਦਰਬਾਰੁ -- 1. ਰਬੀ ਦਰਗਾਹ, ਪ੍ਭੂ ਦੀ ਸਭਾ 
“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ। 
-- ਜਪੁ ੧, ੪ : ੩ (2) 
2. ਰਾਜ ਸਭਾ 
“ਸਚੁ ਤੇਰਾ ਢਰਬਾਰੁ ਸਬਦੁ ਨੀਸਾਣਿਆ। ” 
-- ਮਾਝ ੧, ਵਾਰ ੧੩ : ੩ (144) 
3. ਦਰ ਦਰੁ, ਥਾਂ ਥਾਂ 
ਫਿਰੈ ਦਰਬਾਰੁ । ” 
-- ਉਚ '%,. ੧੮: 2 :.2 (1132) 
ਦਰਬਾਰੇ -- 1. ਦਰਬਾਰ ਨੂੰ 
“ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ 
ਗੁਰ ਦਰਬਾਰੇ ਜੀਉ ।” 
- ਮਾਝ ੫, ੮, ੩ : ੩ (97) 


(06,0.6. 





2. ਦਰਬਾਰ ਵਿਚ, ਪ੍ਰਭੂ ਦੀ ਦਰਗਾਹ ਵਿਚ 
“ਮੁਖ ਉਜਲ ਹੋਵਹਿ ਢਰਬਾਰੇ ।” 
-- ਗੋਉ ੫, ੧੨੩, ੧ : ੨ (190) 
ਦਰਬਿ -- ਧਨ, ਦੌਲਤ ਪਦਾਰਥ ਨਾਲ, ਹੋਰ ਵੇਖੋ 
ਰਬ 
“ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ। ” 
-- ਮਾਲ ੧, ਵਾਰ ੮ : ੪ (141) 
ਹੋਰ ਰੁਪ -- ਦਰਬੁ -- 
ਹਸ ਤਰਲ ਜਿ ਮਰ ਨੇ ਅਮਲ 
ਦੌਲਤ) __-- ਗਉ ੫, ੮੦,੧: ੧(179) 
ਦਰਬੈ -- 
ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ।” 
(ਧਨ) -- ਗਉ ੫, ਸੁਖ ੧੫, ੨ : ੪ (282) 
ਦਰਮਾਦੇ -- (ਫਾ.ਦਰਮਾਂਦਾ) ਆਜ਼ਿਜ਼ /ਨਿਮਾਣਾ 
ਹੋ ਕੇ, ਦੀਨ ਹੋ ਕੇ, ਲਾਚਾਰ ਹੋ ਕੇ, 
ਥਕੇ ਹੋਏ 
“ਦਰਮਾਦੇ ਠਾਢੇ ਦਰਬਾਰਿ।” 
-- ਬਿਲਾ ਕਬ, 2, ੧" : ੧ (856) 
(ਫਾ. ਦਰਵਾਜ਼ਾ) ਦਰ , ਭਿਤ, ਬੂਹਾ, 
ਕਿਵਾੜ ਕਰ 
“ਏਕ ਮਸੀਤਿ ਦਸੈ ਢਰਵਾਜ। ” 
-- ਭੈਰ ਕਬ, ੪, ੧" 
ਹੋਰ ਰੂਪ -- ਦਰਵਾਜਾ -- 


ਦਹ ਵੀ] 


: ਵੇ (1158) 


-- ਮਾਝ ੩, ਅਸ ੨, ੩ : ੩ (110) 
“ਮੂੰਦਿ ਲੀਏ ਦਰਵਾਜੇ। ” 
-- ਸੋਰ ਕਬ, ੧0, ੧ : ੩ (656) 


ਘੜੀਆਲੁ।” (ਦਰਵਜੇ ਉਪਰ) 
-- ਸਲੋ ਫਰ, ੩੯ : ੧ (1379) 
ਦਰਵਾਣੀ -- ਦਰਵਾਜ਼ੇ ਉਪਰ ਦਿਤਾ ਜਾਂਦਾ ਪਹਿਰਾ 


“ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ।” 

-- ਸੂਹੀ ੧, ੫. ੜੇ : ੨ (729) 
ਦਰਵਾਨੀ -- 1. ਪਹਿਰਾ 
“ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ।” 

(ਭਾਵ ਨਿਗਰਾਨੀ) 
- ਮਾਰੂ ੩, ਵਾਰ ੧੨ਸ, ੧, ੧ : ੩ (1090) 
` 2. ਪਹਿਰੇਦਾਰ 
“ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ 
ਦਰਵਾਜਾ। ” 

- ਭੈਰ ਕਬ, ੧੭, ੨ : ੧ (1161) 
ਦਰਵਾਨੁ -- ਦਰਬਾਨ, ਬੂਹੇ ਤੇ ਖੜੋਤਾ ਚੌਕੀਦਾਰ 
“ਦਰਿ ਸੇਵਕੁ ਦਰਵਾਨੂ ਦਰਦੁ ਤੂੰ ਜਾਣਹੀ।” 

- ਆਸਾ ੧, ਅਸ ੨੧, ੩ : ੧ (422) 
ਦਰਵਾਰ -- ਦਰਬਾਰ, ਰਾਜ ਸਭਾ 
“ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ।” 

- ਸਿਰੀ ੧, ੬, ੩ : ੨ (6) 
ਹੋਰ ਰੂਪ - ਦਰਵਾਰਾ -- 
ਦਰਿ ਦਰਜ 
` (ਪ੍ਰਭੂ ਦਰਬਾਰ) 
- ਵਡ ੩, ਛੰਤ ੪, ੩ : ੬ (570) 
ਦਰਵਾਰਿ -- 
(4440 

-- ਗਉ ੧, ਅਸ ੩, ੫ : ੨ (222) 
ਦਰਵਾਰੀ -- ਦਰਬਾਰ ਵਾਲੇ 
“ਇਕਿ ਉਪਾਏ ਵਡ ਦੌਰਵਾਰੀ।” 

- ਮਾਰੂ ੫, ਸੋਲ ੬, ੩ : ੧ (1076) 
ਦਰਵਾਰੂ -- ਰੱਬੀ ਦਰਗਾਹ, ਰੱਬੀ ਸਭਾ, ਦਰਬਾਰ 
“ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ 

ਦਰਵਾਰੁ। ” (ਦਰਬਾਰ ਨਾਲ ਸਬੰਧ ਰੱਖਣ ਲਈ) 
- ਸਿਰੀ ੧, ੫, ੧: ੩ (15) 
ਹੋਰ ਰੂਪ -- ਦਰਵਾਰੇ -- 





1224 





“ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਢਰਵੇਸ 
ਭਏ।” (ਯਾਚਕ, ਅਭਿਆਗਤ) 

- ਆਸਾ ੧, ੩੩, ੩ : ੨ (358) 
ਹੋਰ ਰੂਪ - ਦਰਵੇਸਾਂ -- 
“ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।” 


_-- ਸਲੋ ਫਰ, ੬0 : ੨ (1381) 


- ਸਲੋ ਫਰ, ੧੧੮ : ੨ (1384) 


“ਫਰੀਦਾ ਢਰਵੇਸੀ ਗਾਖੜੀ ਚੋਪੜੀ ਪਰੀਤਿ।” 
- ਸਲੋ ਫਰ, ੧੧੮ : ੧ (1384) 
ਦਰਵੇਸੁ -- 
“ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ।” 
- ਬਿਹਾ ੪, ਵਾਰ ੬ਸ, ੩, ੧ : ੧ (550) 
ਦਰਾ -- ।. ਦਰਵਾਜ਼ਿਆਂ 
“ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ _ 
ਭੀਤਰਿ ਦਰੁ ਕਵਨੁ ਲਹੈ।” 
- ਰਾਮ ੧, ੩, ੧ : ੧ (877) 
2. ਦਰ ਤੇ, ਦਰਗਾਹ ਵਿਚ 
“ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ 
ਕਬੂਲੁ ਦਰਾ । ” 
- ਮਾਰੂ ੫, ਸੋਲਾ ੧੨, ੧ : ੩ (1083) 
ਦਰਾਹਿ -- ਦਵਾਰ ਵਿਚ, ਸ਼ਰਨ ਵਿਚ 
“ਜੈਸੋ ਦਾਨੋ ਚਕੀ ਦਰਾਹਿ।” 
- ਮਾਲੀ ੫, ੩, ੩ : ੪ (987) 


ਦਰਾਹੁ। (ਦਰ ਤੋਂ) 
- ਸੂਹੀ ੩, ਵਾਰ ੧0ਸ, ੧, ੧ : ੫ (788) 


ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਦਰਿ - 1. ਦਰਗਾਹ ਵਿਚ (ਫਾ. ਦਰ) 


ਸਦਾ ਭਵਾਤਿ।” (ਦਰਬਾਰ ਵਿਚ) 

- ਸਿਰੀ ੪, ਪਹ ੪, ੫ : ੬ (78) 
ਦਰਵੇਸ -- (ਫਾ- ਦਰਵੇਸ਼) ਫਕੀਰ, ਮੰਗਤਾ 
“ਸੇਖ ਮਸਾਇਕ ਕਾਜੀ ਮੁਲਾਂ ਦਰਿ ਦਰਵੇਸ 

ਰਸੀਦ।”” -- ਸਿਰੀ ੧, ਅਸ ੧, ੩ : ੨ (53) 


“ਪੰਚੇ ਸੋਹਹਿ ਢਰਿ ਰਾਜਾਨੁ।” 

-- ਜਪੁ ੧, ੧੬ : ੩ (3) 
“ਊਤਮ ਸੇ ਦਰਿ ਉਤਮ ਕਹੀਅਹਿ ਨੀਚ ਕਰਮ 
ਬਹਿ ਰੋਇ।” (ਉਸ ਦਰਗਾਹ ਵਿਚ) 


- ਸਿਰੀ ੧, ੪, ੧" : ੨ (15) 





2. ਦਰਵਾਜ਼ੇ ਤੇ 
“ਕੋਟਿ ਤੇ ਤੀਸ ਸੇਵਕਾ ਸਿਧ ਸਾਧਿਕ ਦਰਿ 
ਖਰਿਆ।” (ਦਰਵਾਜੇ ਤੇ) 


.-- ਸਿਰੀ ੫, ੭੨, ੪ : ੧ (42) 
“ਰਾਜਨ ਜਾਣਹਿ ਆਪਣਾ ਦਚਿ ਘਰਿ ਠਾਲ ਨ 
ਹੋਇ।? (ਘਰ ਦੇ ਦਰਵਾਜ਼ੇ ਤੇ ਠਾਕ 
/ਅਟਕਾ/ਰੁਕਾਵਟ ਨਾ ਹੋਵੇ । ) 
- ਸਿਰੀ ੧, ਅਸ ੬, ੮ : ੨ (57) 
“ਸਭਿ ਸਹੀਆ ਸਹੁ ਰਾਵਣਿ ਗਈਆ ਹਉ 
ਦਾਧੀ ਕੈ ਦਰਿ ਜਾਵਾ।” (ਦਰਵਾਜੇ ਤੇ) 
-- ਵਡ ੧, ੩, ੧ : ੯ (558) 
“ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ 
ਭਈ ਪਰਾਈ। ” 
-- ਧਨਾ ਨਾਮ, ੧, ੩ : ੩ (693) 
3. ਟੋਲੀ, ਸਮੂਹ 


ਨਾਲੇ। ” (ਸ਼ਬਦਾਰਥ ਇਥੇ ਵੀ ਅਰਥ “ਦਰ? 
ਤੇ ਕਰਦਾ ਹੈ) _ -- ਜਪੁ ੧, ੨੭ : ੭ (6) 
4. ਵਾਰੋ ਵਾਰੀ, ਦਰਜਾ ਬਦਰਜਾ 
“ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ 
ਚਲਣਹਾਰ। ” (ਕੂਚ ਦਰ ਕੂਚ) (ਵਾਰੋ ਵਾਰੀ 
ਚਲੇ ਗਏ) 
- ਸਿਰੀ ੧, ਅਸ ੧੭, ੩ : ੨ (64) 


-- ਮਾਝ ੧, ਵਾਰ ੧0 : ੪ (142) 
(ਨਜ਼ਰ/ਨਿਗਰਾਨੀ ਹੇਠ/ਅੰਦਰ) 
ਰ੍ - ਸੂਹੀ ੧, ਅਸ ੪, ੩ : ੨ (752) 
“ਊਪਰਿ ਦਰਿ ਅਸਮਾਨਿ ਪਇਆਲਿ। ” (ਅੰਦਰ 
- ਵਿਚ) __-- ਮਲਾ ੧, ੬, ੨ : ੧ (1256) 
6. ਚੱਕੀ ਦੀ ਕਿੱਲੀ ਦਾ ਨਾਲ ਵਾਲਾ ਹਿੱਸਾ ਵੇਖੋ 
“ਦਰ” 
“ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਨੁ।” 
_ - ਮਾਝ ੧, ਵਾਰ ੧੧ਸ, ੧, ੧: ੪ (142) 
ਦਰਿਆਉ -- ਦਰਿਆ 
“ਵਧਿ ਥੀਵਹਿ ਢਰਿਆਉ ਟੁਟਿ ਨ ਥੀਵਹਿ 
ਵਾਹੜਾ। ” _ -- ਸਲੋ ਫਰ, ੧੧੭ : ੨ (1384) 





1225 ਰ੍ ਦਰੁ 





ਦਰਿ ਘਰਿ -- 1. ਭਾਵ ਇਹ ਜਹਾਨ 
“ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੂ ।” 
-- ਸਿਰੀ ੧, ੧੩, ੧" : ੨ (19) 
2. ਭਾਵ ਹਰ ਥਾਂ 
“ਨਾਨਕ ਦਰਿ ਘਰਿ ਏਕੰਕਾਰੁ ।? 
- ਗਉ ੧, 2, ੪: ੪ (153) 
ਦਰਿਦ - ਦੀਨਤਾ, ਨਿਰਧਨਤਾ, ਗਰੀਬੀ 
ਤਿਨ ਕੇ ਗਇਅ।” 
-- ਸਵ ੪, ਨਲ ੬ : ੫ (1399) 
ਹੋਰ ਰੁਪ -- ਦਰਿਦੂ -- 
“ਗੁਰੂ ਅਮਰਦਾਸੁ ਜਿਨ ਸੇਵਿਅਉ ਤਿਨ ਦੁਖੁ 
ਦਰਿਦੁ ਪਰਹਹਿ ਪਰੈ।” 
- ਸਵ ੩, ੧੭ : ੬ (1395) 


-- ਆਸਾ ੧, ਵਾਰ ੨0ਸ, ੧, ੨ : ੭ (473) 
ਦਰੀਆ -- ਦਰਿਆ 
“ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ।” 

-- ਗਉਂ ਕਬ, ਅਸ ੬੯, ੧ : ੨ (338) 
ਦਰੀਆਉ -- ਦਰਿਆ (ਫਾ. ਦਰਿਯਾ) 
“ਤਿਸ ਤੇ ਹੋਏ ਲਖ ਦਰੀਆਉ।” 
-- ਜਪੁ ੧, ੧੬ : ੨੧ (3) 
ਦਰੀਆਇ -- ਦਰਿਆ ਵਿਚ 
“ਕਿਤਾ ਇਤੁ ਢਰੀਆਇ ਵੰਵਨ੍ਹਿ ਵਹਦਿਆ।” 
-- ਆਸਾਂ ੫, ੧੧੦, ੧ : ੨ (398) 
ਦਰੀਆਵਾ -- ਦਰਿਆ ਦਾ ਬਹੁ ਵਚਨ 
ਨਾਉ।” ਰ 


-- ਮਾਝ ੧, ਵਾਰ ੧੮ਸ, ੨, ੧ : ੫ (146) 


-- ਸਲੋ ਫਰ, ੯੯ : ੧ (1383) 
ਦਰੁ -- ਦਰਵਾਜਾ, ਦੁਆਰਾ 


ਦਰੁਘਰੁ 


“ਸੋ ਢਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ 
ਸਮਾਲੇ।” -- ਜਪ ੧, ੨੭ : ੧ (6) 
“ਤ੍ਰਿਕੁਟੀ ਛੂਟੈ ਦਸਵਾ ਢਫੁ ਖੁਲ੍ਹੇ ਤਾ ਮਨੁ ਖੀਵਾ 
ਭਾਈ।” _ --ਕੇਦਾ ਕਬ, ੩, ੩ : ੨ (1123) 
ਦਰੁਘਰੁ -- ਪ੍ਰਭੂ ਦਾ ਦਰਬਾਰ 
“ਢਾਢੀ ਦਰੁਘਰੁ ਪਾਇਸੀ ਸਚੁ ਰਖੈ ਉਰ ਧਾਰਿ।” 
- ਗੂਜ ੩, ਵਾਰ ੧੮ : ੩ (516) 
ਦਰੂਦ -- 1. (ਫਾ. ਦਰੂਦ) ਨਮਾਜ਼ ਤੋਂ ਪਿਛੋਂ ਜੋ 
ਦੁਆ ਕਰਦੇ ਹਨ 
“ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ 
ਦਰੂਦ! “ --' ਸਿਰੀ ੧, ਅਸੇ ੧. ੩ : ੩ €3) 
2. ਕਿਸੇ ਪੁਰਬ ਉਤੇ ਰੋਟੀ ਭੇਟ ਕਰਨ ਸਮੇਂ ਪੜ੍ਹੀ 
ਜਾਂਦੀ ਦੁਆ 
“ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ । ” 
- ਮਾਰੂ ੫, ਵਾਰ ੬ਸ, ੫, ੨ : ੨ (1096) 
-- (ਫਾ- ਦਰੋਗ਼) ਝੂਠ, ਮਿਥਿਆ 
ਨਉ ਬੀਜ ਝਬਸੀਸ ਕੇਰਲ ਢੁਲੀਆਂ ਸਰਲ 
ਦਰੋਗ। ” 
-- ਰਾਮ ਡੇ, ਵਾਰ ੧੭ਸ, ੧, ੨ : ੩ (955) 
ਹੋਰ ਰੂਪ -- ਦਰੋਗੁ -- 
“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ 
ਬਕਾਹਿ।” (ਕਲਿਪਤ, ਕਥਨ/ਵਾਰਤਾ) 
- ਤਿਲੰ ਕਬ, ੧, ੨ : ੧ (727) 
ਦਲ -- 1. (ਸੰ. ਕਕ) ਟੁਕੜੇ ਟੁਕੜੇ ਕਰਨਾ, ਦਲਨ 
ਕਰਨਾ 
ਮੈ ਰਹਣੁ ਨ ਜਾਇ।” _ 
-- ਸਿਰੀ ਭਿਲੋ, ੨, ੪ : ੨ (92) 
(“ਨਿਰਣੈ” ਪਦ ਛੇਦ ਕਹਦਲ” ਕਰਦੇ ਹਨ ਤੇ 
ਅਰਥ ਕਰਦੇ ਹਨ ਮਲੀਦਾ ਕਰ ਦੇਣਾ) 
“ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ 
ਦਲ ਖਾਈ।” 
-- ਸੋਰ ਕਬ, ੨, ੧ : ੧ (654) 


_ ਬਿਨਸੇ ਦਾਲਦ ਢਲਘਾ।” (ਸਮੂਹ) 


1226 





- ਸੂਹੀ ੪, ੨, ੧ : ੧ (731) 
3. ਪੰਖੜੀਆ, ਪਤੀਆਂ 
“ਦੁਆਦਸ ਦਲ ਅਭ ਅੰਤਹਿ ਮੰਤ।” 
(ਪੰਖੜੀਆਂ ਵਾਲਾ ਹਿਰਦਾ) 
- ਭੈਰ ਕਬ, ੧, ੪ : ੩ (1162) 
4. ਫੌਜ 
“ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ।” 
- ਸਲੋ ੧, ੨੫ : ੧ (1412) 
ਦਲਣ -- ਤੋੜਨ ਵਾਲਾ, ਵੇਖੋ “ਦਲ” (1) 
“ਦਾਲਦ ਭੰਜਨ ਦੁਖ ਢਲਣ ਗੁਰਮਖਿ ਗਿਆਨੁ 
ਧਿਆਨੁ।” -- ਰਾਮ ੧, ਓਅੰ ੩੫ : ੪ (934) 
ਦਲਲੇ -- ਦਲ ਲਏ, ਦੂਰ ਕਰ ਲਏ 
“ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭ ਦਾਲਦ 
ਦੁਖ ਦਲਲੇ।”” -- ਨਟ ੪, ੨, ੨ : ੧ (975) 
-- (ਫਾ. ਦਲ੍ਹਾਲ) ਵਿਚੋਲਾ, ਵਿਚ ਪੈ ਕੇ 
ਸੌਦਾ ਕਰਵਾਉਣ ਵਾਲਾ 
'ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ।” 
-- ਆਸਾਂ ੧, ਵਾਰ ੧੭ਸ, ੧, ੧ : ੩ (472) 
ਦਲਾਲੀ -- 1. ਵਿਚ ਪੈ ਕੇ ਸੌਦਾ ਕਰਵਾਉਣ ਦਾ 


_“ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉਂ ਜਪੁ 
ਤਪੁ ਦੇਉ ਦਲਾਲੀ ਰੇ।” 
- ਰਾਮ ਕਬ, ੧, ੧" 
2. ਦਲੀਲ ਨਾਲ ਇਨਸਾਫ ਕਰਨਾ _ 
“ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ।” 
-- ਰਾਮ ਬਸ, ਵਾਰ ੩ : ੨ (967) 
ਦਲਾਲੁ -- ਵਿਚੋਲਾ, ਵਿਚ ਪੈ ਕੇ ਨਿਬੇੜਾ ਕਰਵਾਉਣ 
ਵਾਲਾ 
“ਧਰਮ ਦਲਾਲ ਪਾਏ ਨੀਸਾਣੁ।” 
-- ਸੂਹੀ ੩, ਵਾਰ ੧੩ਸ, ੧, ੧ : ੫ (789) 
ਦਲਿ -- ।. ਦਲ ਕੇ, ਦਲਣ ਕਰਕੇ, ਕੁਚਲ ਕੇ 
“ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ 
ਪਾਇ।” 
- ਗੂਜ ੩, ਵਾਰ ਪਸ, ੩, ੨ : ੩ (510) 
ਹੋਰ ਰੂਪ -- ਦਲੈ -- 
“ਜਹ ਮਹਾ ਭਇਆਨ ਦੂਤ ਜਮ ਦਲੈ।” 


! ੧ (969) 


ਦਵਣ 


ਇਆ, 


ਦਾਸ 





-- ਗਉ ੫, ਸੁਖ ੨, ੧ : ੩ (264) 
2. ਫੌਜ 


“ਗੁਰ ਰਾਮਦਾਸ ਸਚੁ ਸਲੂ ਭਣਿ ਤੂ ਅਟਲੁ ਰਾਜਿ । 
। ਦਾਇਆ -- ਬੱਚੇ ਨੂੰ ਖਿਡਾਉਣ ਤੇ ਪਾਲਣ ਵਾਲਾ 


ਅਭਗੁ ਦਲਿ। ” 


-- ਸਵ ੪, ਸਲ ੧ : ੬ (1406) । 


ਹੋਰ ਰੂਪ -- ਦਲੁ -- 
“ਆਗੈ ਜਮ ਢਲੂ ਬਿਖਮੁ ਘਨਾ।” 
-- ਗਉ ੧, ੧੪, ੧" : ੨ (155) 
“ਗੁਰ ਕਿਰਪਾ ਤੇ ਦਲੂ ਸਾਧਿਆ।” 
(ਕਾਮਾਦਿਕਾਂ ਦੀ ਫੋਜ) 
ਰ੍ -- ਗੋਉ ੧, ੧੪੧", ੧ : ੨ (210) 
ਦਵਣ -- ਖੰਡਣ, ਦੂਰ ਕਰਨ 


“ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ 


ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ 
ਮੁਖ ਮੁਨਿੰਦ ਜੀਉ।” 
ਰ੍ - ਸਵ ੪, ਗਯੰਂ ੯ : ੩ (1403) 
ਦਵਾਰ =- ਦੁਆਰਾ 
“ਨਉ ਦਰਵਾਜੇ ਦਸਵਾ ਦੁਆਰੁ । ” 
- ਗਉ ੧, ੪, ੧: ੩ (152) 
ਦੜਿ -- ਵਗੈਰਾ, ਆਦਿਕ (ਕੋਸ਼), ਅੰਦਰ 


(ਮਹਾਨਕੋਸ਼) 
“ਝੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ 
ਨ ਜਾਹੀ।” 
- ਮਾਝ ੧, ਵਾਰ ੨੬ਸ, ੧, ੧ : ੮ (49) 
ਦਾ -- 1. ਸਬੰਧ ਬੋਧਕ ਸ਼ਬਦ ਕਾ 


“ਜੀਉ ਪਿੰਡੁ ਸਭੁ ਤਿਸ ਢਾ ਤਿਸੈ ਦਾ ਆਧਾਰੁ।” 
-- ਸਿਰੀ ੩, ੫੭, ੪ : ੧ (36) 
2. ਨਾਲ 
“ਚਾਕਰ ਨਹ ਦਾ ਪਾਇਨ੍ਿ ਘਾਉ। (ਨਹੂੰਆਂ 
ਨਾਲ) ਰ੍ 
-- ਮਲਾ ੧, ਵਾਰ ੨੨ਸ, ੧, ੨ : ੬ (1288) 
(“ਦਰਪਣ” ਪਦ ਛੇਦ “ਨਹ ਦਾ” ਕਰਕੇ ਨਹੁੰਦਰਾ 
ਅਰਥ ਕਰਦਾ ਹੈ) 
ਦਾਉ - 1. ਯੋਗ ਮੌਕਾ 
“ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੇ ਦਾਉ।” 
-- ਮਾਰੂ ਕਬ, ੧0, ੧ : ੨ (1105) 
2. ਸਮਾਂ, ਵੇਲਾ, ਅਵਸਰ 








) | “ਬਿਖੜੇ ਢਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ 


ਸੇਤੀ ਘਰਿ ਜਾਤੇ।” 
-- ਈਨ 4. ੧੯. ੩ : 2 (1185) 


ਜਗਤੁ। ` -- ਜਪੁ ੧, ੩੮ਸ : ੨ (8) 
ਦਾਇਮ -- (ਅ. ਦਾਇਮ) ਹਮੇਸ਼ਾਂ, ਸਦੀਵੀ 
“ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ 
ਮਉਜੂਦੁ।” _- ਤਿਲੰੰ ਕਬ, ੧, ੩ : ੨ (727) 
ਹੋਰ ਰੂਪ -- ਦਾਇਮੁ -- 
“ਕਾਇਮੁ ਢਾਇਮੁ ਸਦਾ ਪਾਤਿਸਾਹੀ।” 
-- ਗਉ ਰਵਿ, ੨, ੨ : ੧ (345) 
ਦਾਈ - (ਫਾ. ਦਾਈ, ਦਾਯਾ) ਬੱਚੇ ਨੂੰ ਖਿਡਾਉਣ 
ਤੇ ਪਾਲਣ ਵਾਲੀ 
ਜਗਤੁ । ” - ਜਪੁ ੧, ੩੮ਸ : ੨ (8) 
ਦਾਈਐ -- (ਫਾ. 'ਵਾਓ”) ਦਾਉ ਲਾ ਕੇ 
“ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ। ” 
- ਮਾਝ ੧, ਵਾਰ ੨0 : ੫ (147) 
ਦਾਸ -- (ਸੰ. ਕਜ) ਸੇਵਕ 
“ਭੈ ਭੰਜਨ ਮਿਹਰਵਾਨ ਢਾਸ ਕੀ ਰਾਖੀਐ।” 
-- ਸਿਰੀ ੪, ਵਾਰ ੨0 : ੪ (91) 
ਹੋਰ ਰੂਪ -- ਦਾਸਹ -- 
“ਸੁਖੁ ਪਾਇਆ ਲਗਿ ਦਾਸਹ ਪਾਇ। ” (ਦਾਸਾਂ 


ਦੇ) -- ਗਉ ੫, ੧੧0", ੩ : ੨ (202) 
“ਦਾਸਹ ਏਕ ਨਿਹਾਰਿਆ ਸਕਭੁੂ ਕਛੁ 
ਦੇਵਣਹਾਰ।”” (ਦਾਸਾਂ ਨੇ) 


-- ਗਉ ੫. ੩੪ਸ : ੧ (257) 
2. ਗੁਲਾਮ 
“ਪ੍ਰਣਵਤਿ ਨਾਨਕ ਹਮ! ਤਾ ਕੇ ਢਾਸ। 
- ਗਉ ੧, ਅਸ ੮, ੯ : ੨ (224) 
3. (ਸੰ. ਕਜਧ੍) ਭਾਵ ਵੈਰੀ, ਭਾਰਤ ਦੇ ਪ੍ਰਾਚੀਨ 
ਵਸਨੀਕ ਜਿੰਨ੍ਹਾਂ ਨੂੰ ਆਰੀਆਂ ਨੇ ਵੇਦਾਂ ਵਿਚ 
ਦਾਸ (ਧਬਥ੍) ਕਿਹਾ ਹੈ ਤੇ ਜਿੰਨ੍ਹਾਂ ਨੂੰ ਉਹ 
ਆਪਣੇ ਵੈਰੀ ਸਮਝਦੇ ਸਨ। 
ਨਾਥ।”” -- ਕੇਦਾ ੫, ੨, ੧ : ੨ (1119) 


ਦਾਸਤ 


1228 


ਦਾਸਾਰਾ 





4. ਭਗਤ ਰ 
“ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ 
ਮੇਰੇ ਢਾਸ। ” 
-- ਸਾਰ ਨਾਮ, ੨, ੨ : ੧ (1253) 
ਦਾਸਤ -- ਦਾਸ ਹੋਣ ਦਾ ਭਾਵ ਵਿਚ/ ਦਾਸ ਭਾਵ 


ਸਦਕਾ 
“ਆਪੁ ਛੋਡਿ ਹੋਹਿ ਢਾਸਤ ਭਾਇ।” 

- ਬਸੰ ੩, ੪, ੩ : ੩ (1173) 
ਦਾਸਤਣ -- ਸੇਵਕ ਹੋਣ ਦਾ ਭਾਵ, ਸੇਵਾ ਬਿਰਤੀ 
“ਦਾਸ ਢਾਸਤਣ ਭਾਇ ਮਿਟਿਆ ਤਿਨਾ ਗਉਣੁ।”? 

-- ਆਸਾ ੫, ੧੦੬, ੩ : ੧ (397) 
ਦਾਸਨ -- ਦਾਸਾਂ (ਦਾ ਦਾਸ), ਸੇਵਕਾਂ (ਦਾ ਸੇਵਕ) 
“ਸੇਵਾ ਕਰਉ ਦਾਸ ਢਾਸਨ ਕੀ ਅਨਿਕ ਭਾਂਤਿ 

ਤਿਸੁ ਕਰਉ ਨਿਹੋਰਾ।” 

- ਗਉ ੫, ੧੨੧", ੧ : ੧ (204) 
“ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ 

ਹਰਿ ਪੈਜ ਰਖਾਏ।” 
“ਦਾਸ” ਦਾ ਬਹੁ ਵਚਨ, ਦਾਸਾਂ, ਸੇਵਕਾਂ 
- ਗਉ ੪. ਵਾਰ ੧੪ਸ, ੪, ੨ : ੯ (308) 


- ਬਿਲਾ ੪, ੧, ੪ : ੨ (799) 

ਦਾਸਨਿ -- 
“ਨਾਨਕ ਜਨ ਕਾ ਢਾਸਨਿ ਦਸਨਾ। ” (ਦਾਸਾਂ 
- ਗਉ ੫, ਸੁਖ ੧, ੪ : ੧0 (263) 


” ਮਾਂਝ ੧, ਵਾਰ ੧੬ : ੭ (145) 
ਹੋਰ ਰੂਪ -- ਦਾਸਨਿ ਦਾਸਾ 
“ਭਾਈ ਰੇ ਦਾਸਨਿ ਦਾਸਾ ਹੋਇ। ” 
- ਸਿਰੀ ੩, ੨੧, ੧": 
ਦਾਸਨਿ ਦਾਸਿ -- 
“ਜਿਉ ਅਗਨਿ ਮਰੈ ਜਲਿ ਪਾਇਐ ਤਿਉ 
10 
- ਸਿਰੀ ੧, ੨੧, ੨ : ੨ (22) 


੧ (66) 











ਦਾਸਨਿਦਾਸੁ -- 
“ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ।” 
-- ਗਉ ੫, ੧੬੭", ੩ : ੩ (217) 
ਦਾਸਰਾ -- ਨਿਮਾਣਾ ਜਿਹਾ ਦਾਸ/ਸੇਵਕ/ਗੁਲਾਮ 
- ਗਉ ੫, ਅਸ ੯. ੬ : ੨ (240) 
ਦਾਸਰੀ -- ਨਿਮਾਣੀ ਸੇਵਕਾ/ ਦਾਸੀ 
“ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ 
ਸੋਭਾ ਹਰਿ ਦੁਆਰੀ।” 
-- ਆਸਾਂ ੫, ੨੮, ੨ : ੨ (377) 
ਦਾਸਰੇ -- ਸੇਵਕ 
“ਤੇਰੇ ਢਾਸਰੇ ਕਉ ਕਿਸ ਕੀ ਕਾਣਿ।” 
- ਆਸਾ ੫, ੨੧, ੨ : ੧ (376) 
ਹੋਰ ਰੂਪ -- ਦਾਸਰੋ -- 
“ਕਾਟਿ ਜੇਵਰੀ ਕੀਓ ਦਾਸਰੋ ਸੰਤਨ 
ਟਹਲਾਇਓ। ”” 
-- ਗਉਂ ੫, ੧੩੬, ੧ : ੧ (209) 
ਦਾਸਾ - ਸੇਵਕਾਂ 
“ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ।” 
-- ਸਿਰੀ ੫, ੮੮, ੪ : ੨ (49) 
“ਦੁਨੀਆ ਭਾਉ ਬਿਪਰੀਤਿ ਅਨੀਤਿ ਢਾਸਾ ਨਹ 
ਭਾਵਏ ਜੀਉ।” (ਸੇਵਕਾਂ ਨੂੰ) 
- ਸਿਰੀ ੫, ਛੰਤ ੩, ੧ : ੨ (80) 
“ਅੰਮ੍ਰਿਤ ਨਾਮੁ ਨਿਧਾਨ ਢਾਸਾ ਘਰਿ ਘਣਾ।” 
(ਦਾਸਾਂ ਦੇ) _-- ਗੂਜ ੫, ਵਾਰ ੩ : ੩ (518) 
ਹੋਰ ਰੂਪ - ਦਾਸਾਇ - 
“ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ 
ਕੋਟਿ ਐਸੀ ਢਾਸਾਇ।” (ਦਾਸੀਆਂ/ 
ਸੇਵਿਕਾਵਾਂ) 


- ਗੂਜ ੫, ੨੧, ੨ : ੨ (500) 


 ਦਾਸਾਨ -- “ਦਾਸ” ਦਾ ਬਹੁ ਵਚਨ, ਸੇਵਕ 


ਤਨੈ ਰਵਿਦਾਸ ਢਾਸਾਨ ਦਾਸਾ।” 
- ਮਲਾ ਰਵਿ, ੨, ੩ : ੨ (1293) 
ਦਾਸਾਰਾ -- ਦਾਸਾਂ ਦੀ 
“ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ।” 
- ਮਾਰੂ ੫, ੨੧, ੪ : ੨ (1006) 


1229 


ਦਾਗਰੁ 





ਦਾਸਾਵੀਆ 
ਦਾਸਾਵੀਆ -- ਦਾਸੀਆਂ 
“ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ। ” 


- ਰਾਮ ੫, ਵਾਰ ੧੫ : ੬ (964) 
ਦਾਸਿ - 1. ਦਾਸ/ਦਾਸੀ ਨੂੰ 
“ਦਾਸਿ ਸਲਾਮੁ ਕਰਤ ਕਤ ਸੋਭਾ। ” 

- ਗਉਂ ੫, ੧੪੫, ੨ : ੨ (195) 
“ਦਾਸਨ ਕੀ ਹੋਇ ਢਾਸਿ ਦਾਸਰੀ ਤਾ ਪਾਵਹਿ 

ਸੋਭਾ ਹਰਿ ਦੁਆਰੀ।” (ਦਾਸਾਂ ਦੀ) 

-- ਆਸਾ ੫, ੨੮, ੨ : ੨ (377) 
“ਨਾਨਕ ਢਾਸਿ ਵਖਾਣੀ।” (ਦਾਸ ਨੇ) 

- ਸੈਰ ੫, ੮੨, ੨ : ੩ (629) | 
2. ਦਾਸੀ, ਸੇਵਕਾਂ 
“ਗਿਆਨੀ ਕੀ ਹੋਇ ਵਰਤੀ ਢਾਸਿ।” 

-- ਆਸਾ ੫, ੧, ੪ : ੧ (370) 

ਜਣਾਇਆ।” 
-- ਬਿਲਾ ੫, ਛੰਤ ੨, ੩ : ੩ (846) 
“ਜਾ ਕੈ ਸਿਮਰਨਿ ਕਵਲਾ ਦਾਸਿ।” (ਦਾਸ ਬਣ 
ਜਾਂਦੀ ਹੈ) -- ਮਾਲੀ ੫, ੨, ੩ : ੨ (986) 
ਦਾਸੀ =- 1. ਸੇਵਕਾਂ, ਟਹਿਲਣ 
“ਸੰਤ ਢਾਸੀ ਸੇਵਾ ਚਰਣੀ ਜੀਉ।” 

-- ਗਉ ੫, ੧੬੬", ੨ : ੨ (216) 
“ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ।” 

-- ਗਉ ੩, ਅਸ ੪, ੬ : ੧ (231) 
2. ਸੇਵਕਾਂ ਦੀ ਰ 

“ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ 
ਹਮਾਰੇ ।”? 

-- ਬਿਲਾ ੫, ੩੪, ੨ : ੨ (809) 
ਦਾਸੰਤ -- ਦਾਸਾਂ ਨੇ, ਸੇਵਕਾਂ/ਟਹਿਲੀਆਂ ਨੇ 
“ਦਾਸੰੈ ਹਰਿ ਕਾ ਨਾਮੁ ਧਿਆਇਆ। ” 

-- ਧਨਾ ੪੫, ੫2, ੧ : > (684) 
ਦਾਸੀਆ =- ਟਹਿਲਣਾਂ, “ਦਾਸ” ਦਾ ਬਹੁ ਵਚਨ 
“ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ 

ਹਮਾਰਾ।”” __- ਸੂਹੀ ੧, ੪, ੫ : ੨ (729) 
ਦਾਸੁ - ਸੇਵਕ, ਟਹਿਲੀਆ 
“ਨਾਨਕ ਢਾਸੂ ਇਹੈ ਸੁਖੁ ਮਾਗੈ ਮੋ ਕਉ ਕਰਿ 
ਸੰਤਨ ਕੀ ਧੂਰੇ। ” 











-- ਗਉ ੫, ਸੋਹ ੫, ੪ : ੨ (13) 
“ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਢਾਸੁ। ” 
.-- ਸਿਰੀ ੪, ਵਾਰ ੯ਸ, ੩, ੨ : ੮ (86) 
ਦਾਸੇ -- 1. ਸੇਵਕ 
“ਹਰਿ ਹਮਰਾ ਹਮ ਹਰਿ ਕੇ ਢਾਸੇ ਨਾਨਕ ਸਬਦੁ 
ਗੁਰੂ ਸਚੁ ਦੀਨਾ ਜੀਉ।” 
-- ਮਾਝ ੫, ੨੧, ੪ : ੩ (100) 
2. ਦਾਸ/ਸੇਵਕ ਨੂੰ 
` “ਜੈਸੀ ਢਾਸੇ ਧੀਰ ਮੀਰ।” ਰ 
- ਬਸੰ ੫,੬,੧: ੩(1181) 
ਦਾਸੋ -- ਦਾਸ, ਸੇਵਕ 
“ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕ ਤਾ ਕਾ 
ਦਾਸੋ।” -- ਰਾਮ ੧, ਸਿਗੋ ੫ : ੪ (638) - 
ਦਾਹਨਹਾਰ -- ਸਾੜ ਸਕਨ ਦੇ ਸਮਰਥ 
“ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ 
ਦਾਹਨਹਾਰ। `` 
-- ਗਉ ੫, ਛੰਤ ੩, ੧ਸ : ੨ (248) 
ਦਾਹਨੇ -- ਸਜੇ 
“ਤਜਿ ਬਾਵੇ ਢਾਹਨੇ ਬਿਕਾਰਾ ਹਰਿ ਪਦੁ ਦ੍ਰਿੜ 
ਕਰਿ ਰਹੀਐ।” 
-- ਗਉ ਕਬ, ੫੧, ੪ : ੧ (334) 
ਦਾਹਾ -- ਦਿਨ 
“ਜਿਸ ਨੌ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ 
ਦਾਹਾ। ` -- ਆਸਾ ੫, ੧੨੩, ੧ : ੧ (401) 
ਦਾਹਿਣੈ -- ਸਜੇ ਹਥ 
“ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ।” 
-- ਸਵ ੩, ੯ : ੧ (1394) 
ਦਾਂਖ -- ਸੁਕਾ ਹੋਇਆ ਅੰਗੁਰ 
“ਫਰੀਦਾ ਲੋੜੈ ਦਾਖ ਬਿਜਊਰੀਆਂ ਕਿਕਰਿ ਬੀਜੈ 
ਜਣੁ। -- ਸਲੋ ਫਰ, ੨੩ : ੧ (1379) 
ਦਾਗ -- (ਵਾ. ਦਾਗ਼) ਨਿਸ਼ਾਨ 
“ਸਭਾ ਕਾਲਖ ਦਾਗਾ ਢਾਗ। 
-- ਧਨਾ ੧, ੫, ੩ : ੨ (662) 
“ਮਾਇਆ ਮੈਂਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ 
ਲਗੀਜੈ।” ੍ 
-- ਕਲਿ ੪, ਅਸ ੨, ੨ : ੧ (1324) 


ਦਾਗਰੁ -- (ਫਾ. ਦਾਗ਼ਲ), ਫਰੇਬ (ਮਹਾਨਕੋਸ਼), 


ਦਾਤਨ 











ਦਾਗ (ਨਿਰਣੈ, ਦਰਪਣ, ਸ਼ਬਦਾਰਥ) -- ਗਉ ੧, ੧੫, ੪ : ੨ (156) 
“ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ | ਦਾਣਾ -- ।. (ਫਾ. ਦਾਨਾ) ਦਾਨਾ, ਸਿਆਣਾ 
ਦਾਗਰੂ। '-- ਕਾਨ ੪, ਵਾਰ ੧੪ : ੫ (318) । “ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ 


ਦਾਗਾ -- ਦਾਗ, ਨਿਸ਼ਾਨ, ਧਭਾ ਦਾਣਾ।”` _ -- ਗਉ ੪. ਵਾਰਾ ੧੦ : ੧ (305) 
“ਹੀਲਾ ਕਦੇ ਨ ਹੋਵਈ ਨਹ ਲਾਗੈ ਢਾਗਾ।” 2. ਕਣ, ਭਾਵ ਅਨਾਜ 
-- ਬਿਲਾ ੫, ੩੩, ੧ : ੨ (808) “ਸਉ ਮਣੁ ਹਸਤੀ ਘਿਉ ਗੁੜ ਖਾਵੈ ਪੰਜਿ ਸੈ 
ਦਾਗੁ -- ਧਭਾ ਰ੍ ਦਾਣਾ ਖਾਇ। ” (ਭਾਵ ਅਨਾਜ) 
“ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਢਾਗੁ - ਮਲਾਂ ੧, ਵਾਰ ੧੯ਸ, ੧, ੨ : ੧ (1286) 
ਜੀਉ।” (ਦੋਸ਼) ਦਾਣੀ -- ਦੇਣ ਵਾਲਾ, ਦਾਤਾ 
- ਰਾਮ ੫. ਛੰਤ ੪, ੩ : ੫ (927) । “ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ 
“ਬਾਸਨੁ ਕਾਰੋ ਪਰਸੀਐ ਤਉ ਕਛੂ ਲਾਗੈ ਦਾਗੁ। ” ਦਾਣੀ ਹੇ।” 
- ਸਲੋ ਕਬ, ੧੩੧ : ੨ (1371) - ਮਾਰੂ ੪, ਸੋਲਾ ੨, ੪ : ੩ (1070) 
ਦਾਗੇ -- ਜਿੰਨਾਂ ਉਪਰ ਨਿਸ਼ਾਨ ਲੱਗਾ ਹੋਵੇ, ਅੰਕੇ ਦਾਣੁ - ।. ਦਾਣਾ, ਕਣ, ਬੀਜ 
ਹੋਏ ੍ [_ “ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਢਾਣੁ।” 
“ਦਾਗ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਢਾਗੇ - ਸਿਰੀ ੧, ੧੩, ੨ : ੨ (19) 


ਭਗਿ ਜਾਈ। ”-- ਰਾਮ ਕਬ, ੪, ੩ : ੧ (970) | 2. ਦਾਨ 
ਦਾਜੁ - ਦਹੇਜ਼, ਪਿਤਾ ਵਲੋਂ ਵਿਆਹ ਸਮੇਂ ਬੇਟੀ ਨੂੰ “ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ 


ਦਿੱਤਾ ਜਾਂਦਾ ਸਾਮਾਨ ਦਾਣੂ।” -- ਸੋਰ ੪, ੫, ੩ : ੧ (606) 
“ਹੋਰਿ ਮਨਮੁਖ ਢਾਜੁ ਜਿ ਰਖਿ ਦਿਖਾਲਹਿ ਸੁ ਕੂੜੁ | ਢਾਣੇ -- 1. ਕਣ, ਦਾਨੇ, ਅਨਾਜ, ਵੇਖੋ “ਦਾਣਾ” 
ਅਹੰਕਾਰੁ ਕਚੁ ਪਾਜੋ।” “ਖਸਮੈ ਨਦਰੀ ਕੀੜਾ ਆਵੈ ਕੇਤੇ ਚੁਗੈ ਢਾਣੇ।” 
- ਸਿਰੀ ੪, ਛੰਤ ੧, ੪ : ੫ (79) -- ਆਸਾ ੧, ੩੯, ੩ : ੨ (360) 

ਹੋਰ ਰੂਪ -- ਦਾਜੋ -- 2. (ਫਾ. ਦਾਨਾ ਸਿਆਣਾ), ਸਮਝਦਾਰ 
“ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ “ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ 

ਦਾਜੋ।”? -- ਸਿਰੀ ੪, ਛੰਤ ੧, ੪ : ੬ (79) ਵਡ ਢਾਣੇ।” ਰ 
ਦਾਝਹਿ -- ਸੜਦੇ ਹਨ - ਤਿਲੰ ੪, ਅਸ ੨, ੨੦ : ੧ (726) 
“ਜੇਤਾ ਊਡਹਿ ਦੁਖ ਘਣੇ ਨਿਤ ਢਾਝਹਿ ਤੈ | ਦਾਤ -- ਦਾਤਰੀ, ਖੇਤ ਵਿਚੋਂ ਅਨਾਜ ਵੱਢਣ ਵਾਲਾ 
ਬਿਲਲਾਹਿ।” ਦੰਦੇਦਾਰ ਸੰਦ, 

'- ਸਿਰੀ ੩, ਅਸ ੨੦, ੨ : ੨ (66) | “ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ। ” 
ਦਾਝਨੁ -- ਸੜਨ - ਸਿਰੀ ੫, ੭੪, ੨ : ੨ (43) 


“ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੇ ਰਹੈ | ਦਾਤਉ -- 1. ਹੇ ਦਾਤੇ, ਦਾਤ ਦੇਣ ਵਾਲੇ 
ਨਿਸੰਕ। ”` _ -- ਸਲੋ ਕਬ, ੧੬੯ : ੧ (1373) | “ਪ੍ਰਭ ਦਾਤਉ ਦਾਤਾਰ ਪਰ੍ਹਿਉ ਜਾਚਕੁ ਇਕੁ 


ਦਾਝਿ -- ਸੜ ਰ੍ ਸਰਨਾ।” - ਸਮੁ ੫, ੯ : ੧ (1387) 
“ਦਾਝਿ ਗਏ ਤਿ੍‌ਣ ਪਾਪ ਸੁਮੇਰ।” 2. ਦਾਤਾ 

-- ਰਾਮ ੫, ੫੧, ੨ : ੧ (899) “ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੂ ਸੀਤਲ ਸੁਖ 
ਹੋਰ ਰੂਪ -- ਦਾਂਝੈ -- ਦਾਤਉ । ” -- ਸਵ ੪. ਕਲ ੫ : ੩ (1407) 


“ਪ੍ਣਵਤਿ ਨਾਨਕੁ ਨਾਗੀ ਦਾਂਝੈ ਫਿਰਿ ਪਾਛੈ ਦਾਤਨ -- ਦਾਨ ਦੇਣ ਵਾਲਾ, ਦਾਤਾ 
ਤਤ _ “ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਢਾਤਨ 


ਦਾਤੜੀ 


1231 


ਦਾਤੀ 








ਸਿਰਿ ਦਾਤਾ।” 
- ਗੂਜ ੫, ਅਸ ੧, ੨ : ੧ (507) 

ਦਾਤੜੀ -- ਦਾਤ ਬਖਸ਼ਿਸ਼ 

“ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ 

ਸਮਾਲਿ।” - ਸੂਹੀ ੫, ਅਸ ੪, ੩ : ੨ (761) 
ਦਾਤਾ -- (ਸੰ. ਕਰ੍ਹ) ਦਾਨੀ, ਦੇਣ ਵਾਲਾ 

“ਸਭਨਾ ਜੀਆ ਕੀ ਇਕੁ ਦਾਝਾ ਸੋ ਮੈ ਵਿਸਰਿ ਨ 

ਜਾਈ।” ` - ਜਖੂ ੧, ਪ : ੧੧ (2) 

“ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ 

ਅਵਰੁ ਨ ਜਾਣਾ। ” 


-- ਆਸਾ ੪, ਸੁਪੁ ੧, ੨ : ੩ (11) | 


ਦਾਤਾਰ -- ਦਾਤਾ, ਦਾਨ ਦੇਣ ਵਾਲਾ 
“ਬਿਸਰੁ ਨਹੀ ਇਕੁ ਤਿਲੁ ਢਾਤਾਰ। ” 


-- ਗਉ ੫, ੧੬੨,੪:੧(198)' 


ਹੋਰ ਰੂਪ -- ਦਾਤਾਰਹ -- 
“ਪਾਰਬ੍ਰਹਮ ਪੁਰਖ ਦਾਭਾਰਹ ਨਾਨਕ ਗੁਰ 
ਸੇਵਾ ਕਿੰਨ ਲਕ੍ਹਤੇ ।” 


-- ਸਸ ੫, ੨੦ : ੪ (1355) 


ਦਾਤਾਰਾਂ -- 
“ਸਭਿ ਜੀਅ ਤੁਮਾਰੇ ਤੂੰ ਜੀਆ ਕਾ ਦਾਤਾਰਾ। ” 
(ਦੇਣ ਵਾਲਾ) 
--- ਆਸਾ ੪, ਸੁਖ ੧. ੧ : ੩ (10) 
ਦਾਤਾਰਿ -- 
“ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ 
ਕਿਰਪਾਲ। ? (ਦਾਤੇ ਨੇ) 
- ਬਿਲਾਂ ੫, ੭੩, ੧ : ੧ (818) 
ਦਾਤਾਰੁ -- ਰ 
ਦਾਤਾਰੁ । ” <= ਜਪੁ ਬੋ. 6 ੨੨202)" 
`ਦਾਤਾਰੇ -- 


“ਕਾਮਿ ਕੋਧਿ ਲੋਭ ਮੋਹਿ ਮਨੁ ਲੀਨੋ ਨਿਰਗੁਣ 
ਕੇ ਢਾਤਾਰੇ।”” (ਹੇ ਦਾਤੇ) 
-- ਗਉਂ ੫, ੧੩੮", ੪ : ੧ (210) 
ਨਿਰਗੁਨ ਦਾਤਾਰੇ।” (ਕਰਤੇ) 
- ਬਿਲਾ ੫, ੩੪, ੨ : ੧ (809) 
ਦਾਤਿ - 1. ਦਿਤੀ ਹੋਈ ਵਸਤੂ/ਪਦਾਰਥ 


“ਗਾਵੈ ਕੋ ਦਾਤਿ ਜਾਣੈ ਨੀਸਾਣੂ। ” 
ਰ੍‌੍ ਜਦ ਪਉ ੧, ਕੇ : %(1) 
“ਸਚੇ ਸਚੀ ਢਾਤਿ ਦੇਹਿ ਦਇਆਲੁ ਹੈ।” 
-- ਆਸਾ ੧, ਅਸ ੨੧, ੭ : ੧ (422) 
“ਦਾਤਿ ਪਿਆਰੀ ਵਿਸਰਿਆ ਦਾਤਾਰਾ। ” 
- ਧਨਾ ੫, ੨੨, ੨ : ੩ (676) 
“ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ 
ਵਜਾਈ ਹੈ।” (ਉਪਦੇਸ਼ ਰੂਪੀ ਦਾਤ) 
- ਮਾਰੂ ੩, ਸੋਲਾ ੧, ੧੪ : ੩ (1044) 
2. ਦਾਨ, ਬਖਸ਼ਿਸ਼ 
“ਆਖਹਿ ਮੰਗਹਿ ਦੇਹਿ ਦੇਹਿ ਢਾਤਿ ਕਰੇ 
ਦਾਤਾਰੁ । '' - ਜਪੁ ੧, ੪: ੨62) 
“ਨਾਨਕ ਨਦਰੀ ਕਰਮੀ ਦਾਤਿ।” 
- ਜਪੁ ੧, ੨੪ : ੧੬ (5) 
“ਏਹਿ ਭਿ ਢਾਤਿ ਤੇਰੀ ਦਾਤਾਰ।” 
-- ਜਪੁ ੧, ੨੫ : ੯ (5) 
“ਦਾਤਿ ਕਰਹੁ ਮੇਰਾ ਦਾਤਾਰਾ ਜੀਅ ਜੰਤ ਸਭਿ 
ਧ੍ਰਾਪੇ ਜੀਉ।” 
-- ਮਾਝ ੫, ੩੪, ੨ : ੩ (104) 
“ਸਭਨਾ ਦਾਤਾ ਏਕੁ ਤੂੰ ਮਾਣਸਿ ਦਾਤਿ ਨ ਹੋਇ।” 
= ਸੋਰ ੧, ੧, ੨ : ੨ (595) 
(ਕੇਵਲ ਮਹਾਨਕੋਸ਼ ਇਥੇ “ਦਾਤਿ” ਦੇ ਅਰਥ 
“ਦਾਤਾ” ਕਰਦਾ ਹੈ) 
3. ਦਾਨ ਦੇਣ ਯੋਗ ਵਸਤੁ ਰ 
“ਦੇ ਦੇਵਣ ਵਾਲੇ ਕੈ ਹਥਿ ਢਾਝਿ ਹੈ ਗੁਰੂ ਦੁਆਰੈ 
ਇਕ -- ਸਿਰੀ ੩; ੫੦, ੩ : ੨ (33) 
4. ਦਾਨ, ਖੈਰਾਇਤ ਵਜੋਂ ਅਥਵਾ ਪੁੰਨ ਵਜੋਂ ਕੁਝ 
ਦੇਣਾ 
“ਪੁਰਬੀ ਨਾਵੇ ਵਰਨਾਂ ਕੀ ਢਾਤਿ।” (ਵੱਰਣਾਂ 
ਅਨੁਸਾਰ ਜੋ ਦਾਨ ਲਿਖਿਆ ਹੈ, ਉਹ ਵਿੱਧੀ 
ਅਨੁਸਾਰ ਕਰੇ) ਰ 
-- ਬਸੰ ੧. ੩, ੨ : ੩ (1169) 
ਦਾਤਿਆ -- ਦਾਤ/ਦਾਨ ਦੇਣ ਵਾਲੇ, ਦਾਤਾ ਦਾ ਬਹੁ . 


ਵਚ€; 
ਨ ਦਮ 
ਜਗ ਹਥੁ । ” 
- ਰਾਮ ੫, ਵਾਰ ਪਸ, ੫, ੧ : ੬ (958) ' 
ਦਾਤੀ -- ।. “ਦਾਤ” ਦਾ ਬਹੁ ਵਚਨ 


੨ 


ਦਿ 4. 


4 


ਘਾ 


ਦਾਦ 





“ਤਾ ਮੁਖੁ ਹੋਵੇ ਉਜਲਾ ਲਖ ਦਾਤੀ ਇਕ ਦਾਤਿ।” 
-- ਸਿਰੀ ੧, ੫, ੩ : ੨ (16) 
` “ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ 
ਨਾਲਿ।” (ਦਾਤਾਂ) 
-- ਸਿਰੀ ੪, ਵਾਰ ੨ਸ, ੧, ੧ : ੧ (83) 
“ਹਰਿ ਜੀਉ ਤੇਰੀ ਦਾਤੀ ਰਾਜਾ।” (ਦਾਤਾਂ ਨਾਲ) 
- ਸੋਰ ੫, ੧, ੧" : ੧ (608) 
ਹੋਰ ਰੂਪ -- ਦਾਤ -- 
“ਨ ਭੀਜੈ ਦਾਤ ਕੀਤੈ ਪੁੰਨਿ।” 
- ਸਾਰ ੪, ਵਾਰ ੧ੋਸ, ੧, ੨ : ੬ (1237) 
2. ਦੇਣ ਵਾਲੀ 
“ਹਰਿ ਕੀ ਭਗਤਿ ਫਲ ਦਢਾਤੀ। ” 
- ਸੋਚ ੫, ੮੧, ੧" : ੧ (629) 
ਦਾਤੇ -- 1. ਦੇਣ ਵਾਲੇ, ਦਾਨੀ ਪੁਰਸ਼ 
“ਇਕਿ ਢਾਤੇ ਇਕ ਭੇਖਾਰੀ ਜੀ ਸਭਿ ਤੇਰੇ ਚੋਜ 
ਵਿਡਾਣਾ।” -- ਆਸਾ ੪. ਸੋਪੁ ੧, ੨ : ੨ (11) 
“ਰਾਮ ਤੁਮ ਆਪੇ ਆਪਿ ਆਪਿ ਪ੍ਰਭੂ ਠਾਕੁਰ ਤੁਮ 
ਜੇਵਡ ਅਵਰੁ ਨ ਦਾੜੇ।” 
- ਗਉ ੪, ੫੪, ੪ : ੧ (169) 
“ਹਰਿ ਸਿਮਰਨਿ ਭਏ ਸਿਧ ਜਤੀ ਢਾੜੇ।” 
-- ਗਉ ੫. ਸੁਖ ੧, ੮ : ੩ (263) 
2. ਦੇਣ ਵਾਲੇ ਭਾਵ ਪ੍ਰਭੂ 
“ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾੜੇ ਕਵਣੁ 
-__ ਸੁਮਾਰੁ।  -- ਗਉ ੧, ਸੋਹ ੧, ੨ : ੨ (12) 
_“ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ 
ਪਹੁਚਾਵਹੁ ਢਾਤੇ।” (ਹੇ ਦਾਤੇ) 
- ਗਉ ੫, ੧੩੫”, ੧" : ੧ (209) 
3. ਦਾਤ, ਬਖਸ਼ਿਸ਼ 
“ਨਾਨਕ ਹਰਿ ਗੁਰ ਕੀਨੀ ਢਾਤੇ।” 
- ਗਉ ੫, ਬਾਅ ੪੪ : ੮ (259) 
“ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ 
ਮਿਟੈ ਨ ਢਾੜੇ। ” 


- ਆਸਾ ੫, ਛੰਤ ੩, ੨ : ੫ (454) 


ਦਾਤੇਰੈ -- ਦਾਤੇ 

“ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ 
ਦਾਤੇਰੈ। _ -- ਸਾਰ ੫, ੫੦, ੨ : ੧ (1214) 

ਦਾਤੈ -- ਦਾਤੇ ਨੇ 


ਪੈਨਾਇਆ। ” -- ਸਿਰੀ ੪, ਵਾਰ ੨੧ : ੫ (91) 


ਹੋਰ ਰੂਪ -- ਦਾੜੋ -- 
“ਸਾਸ ਗ੍ਰਾਸ ਕੋ ਢਾਝੋ ਠਾਕੁਰੁ ਸੋ ਕਿਉ ਮਨਹੁ 
ਬਿਸਾਰਿਓ ਰੇ।” (ਦਾਤੇ) 
- ਗਉਂ ਕਬ, ੫੬, ੧" : ੧ (335) 
ਦਾਤੌ -- 
“ਤੂ ਦਾਤੌਂ ਹਮ ਜਾਚਿਕਾ ਹਰਿ ਦਰਸਨੁ ਦੀਜੈ।” 
(ਦਾਤਾ) 
- ਆਸਾ ੧, ਅਸ ੧੫, ੧" : ੧ (419) 
ਦਾਦਰ -- (ਸੰ. ਕਰ੍ਹ੮) ਡੱਡੂ, ਮੇਂਡਕ 
“ਦਾਦਰ ਤੂ ਕਬਹਿ ਨ ਜਾਨਸਿ ਰੇ।” 
- ਮਾਰੂ ੧, ੪, ੧" : ੧ (990) 
ਹੋਰ ਰੂਪ -- ਦਾਦਰੁ -- 
“ਮਨੁ ਮੁਗਧੋ ਢਾਦਰੁ ਭਗਤਿ ਹੀਨੁ।” 
- ਬਸੰ ੧, ਅਸ ੨, ੩ : ੧ (1188) 
ਦਾਦਿ -- 1. (ਫਾ. 'ਦਾਦ') ਦਾਨ (ਮਹਾਨਕੋਸ਼) 
ਪ੍ਰਸੰਸਾ, ਵਡਿਆਈ (ਸ਼ਬਦਾਰਥ) 
“ਸਚੈ ਸਰਮੈ ਬਾਹਰੇ ਅਗੈ ਲਹਹਿ ਨ ਢਾਦਿ।” 
- ਸਾਰ ੪, ਵਾਰ ੨੦ਸ, ੧, ੧ : ੩ (1245) 
2. ਇਨਸਾਫ਼ 
"ਦਾਦੀ ਢਾਦਿ ਨ ਪਹੁਚਨਹਾਰਾ ਚੂਪੀ ਨਿਰਨਉ 
ਪਾਇਆ ਰੇ ।” 
- ਆਸਾ ੫, ੪੪, ੩ : ੧ (381) 


ਦਾਦੀ -- ਫਰਿਆਦ ਕਰਨ ਵਾਲਾ 


- ਆਸਾ ੫, ੪੪, ੩ : ੧ (381) 
_ਦਾਦੁਰ -- ਡੱਡੂ, ਵੇਖੋ 'ਦਾਦਰ” 
“ਜਿਉ ਭਏ ਢਾਦੁਰ ਪਾਨੀ ਮਾਹੀ।” 
- ਗਉ ਕਬ, ੫, ੧ : ੨ (324) 
ਦਾਦੇ -- 1. (ਫਾ. ਦਾਦ) ਇਨਸਾਫ 
“ਨ ਦਾਦੇ ਦਿਹੰਦ ਆਦਮੀ। ” 
--- ਮਾਝ ੧, ਵਾਰ ੧੩ਸ, ੧, ੩ : ੧ (144) 
2. ਪਿਤਾ ਦਾ ਪਿਤਾ 
“ਪੀਊ ਢਾਢੇ ਕਾ ਖੋਲਿ ਡਿਠਾ ਖਜਾਨਾ।” 
` -- ਗਉ ੫, ੧੦੦. ੧ : ੧ (186) 





ਦਾਧਾ 


1233 





ਦਾਧਾ -- ਸਾੜਿਆ 
“ਜਮਕਾਲਿ ਬਾਧਾ ਤ੍ਰਿਸ਼ਨਾ ਢਾਧਾ ਬਿਨੁ ਗੁਰ ਕਵਣੁ 
ਛਡਾਏ। ” -- ਸੂਹੀ ੩, ਅਸ ੧, ੪ : ੪ (753) 
ਹੋਰ ਰੂਪ - ਦਾਧੀ -- 
“ਸਭਿ ਸਹੀਆ ਸਹੁ ਰਾਵਣਿ ਗਈਆ ਹਉ 
_ ਢਾਧੀ ਕੈ ਦਰਿ ਜਾਵਾ।” (ਸੜੀ ਹੋਈ) 
-- ਵਡ ੧, ੩, ੧ : ੯ (558) 
ਪੁਕਾਰ। ”' 
-- ਵਡ ੪, ਵਾਰ ੬ਸ, ੩, ੧ : ੧ (588) 
ਦਾਧੀਲੇ -- ਸਾੜ ਦਿੱਤਾ 
“ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ 
ਬਿਸਲਿ ਆਣਿ ਤੋਖੀਲੇ ਹਰੀ।” 
_ - ਧਨਾ ਤ੍ਰਿਲੋ, ੧, ੫ : ੧ (695) 
ਦਾਧੇ -- ਸੜੇ ਹੋਏ ਰ 
“ਸੁਰਿ ਨਰ ਢਾਧੇ ਲਾਗੀ ਆਗਿ।” (ਸੜ ਰਹੇ 
ਹਨ) -- ਗਉ ਕਬ, ੨੪, ੨ : ੧ (328) 
“ਦੀਸਹਿ ਢਾਧੇ ਕਾਨ ਜਿਉ ਜਿਨ ਮਨਿ ਨਾਹੀ 
ਨਾਉ।” -- ਸਲੋ ਕਬ, ੪ : ੨ (1364) 
ਦਾਨ -- ।. ਖੈਰਾਤ, ਪੁੰਨ ਰੂਪ ਵਿਚ, ਤਰਸ ਕਰਕੇ 
ਦਿਤੀ ਵਸਤੂ 
ਤਾਸੁੂ।”” _-- ਸਿਰੀ ੧, ਅਸ ੬, ੧ : ੨ (56) 
“ਲਾਗਿ ਪਰੇ ਤੇਰੇ ਢਾਨ ਸਿਉ ਨਹ ਚਿਤਿ ਖਸਮਾਰੇ।” 
(ਦਾਤਾਂ) -- ਬਿਲਾ ੫, ੩੪, ੩ : ੨ (809) 
ਹੋਰ ਰੂਪ -- ਦਾਨ -- 
“ਭਗਤ੍ਰੰ ਭਗਤਿ ਦਾਨ ਰਾਮ ਨਾਮ ਗੁਣ 
`__ਕੀਰਤਨਹ। ” 
-- ਸਸ ੫. ੨੦ : ੩ (1355) 
2, ਟੈਕਸ 
“ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ।” 
-- ਆਸਾ ੧, ਅਸ ੧੦, ੪ : ੨ (416) 
3. ਛੱਨੇ ਸੱ 
“ਸਹੰਸਰ ਢਾਨ ਦੇ ਇੰਦੂ ਰੋਆਇਆ। ” 
- ਰਾਮ ੩, ਵਾਰ ੧੪ਸ, ੧, ੧ : ੧ (953) 
(ਮਹਾਨਕੋਸ਼ ਇਥੇ ਅਰਥ “ਯਗਯ” ਕਰਦਾ ਹੈ) 
ਦਾਨਸਬੰਦੁ -- (ਫਾ.) ਸਿਆਣਾ, ਸੂਝਵਾਨ, 


ਬੁਧੀਮਾਨ 
“ਦਾਨਸਬੰਦੁ ਸੋਈ ਦਿਲਿ ਧੋਵੈ ।” 
-- ਧਨਾ ੧, ੭, ੪ : ੧ (662) 
ਦਾਨਹੁ -- ਦਾਨ ਤੋਂ ਰ 
“ਦਾਨਹੁ ਤੈ ਇਸਨਾਨਹੁ ਵੰਜੇ ਭਸੂ ਪਈ ਸਿਰਿ 
ਖੁਥੈ।” 
-- ਮਾਝ ੧, ਵਾਰ ੨੬ਸ, ੧, ੧ : ੧੩ (150) 
ਦਾਨਵ -- ਰਾਖਸ਼, ਦੈਤ 
“ਆਖਹਿ ਦਾਨਵ ਆਖਹਿ ਦੇਵ ।” 
- ਜੰਪੁ ੧, ੨੬ : ੧੭ (6) 
ਹੋਰ ਰੂਪ - ਦਾਨਵਾ -- 
“ਨ ਦੇਵ ਢਾਨਵਾ ਨਰਾ।” 

-- ਮਾਝ ੧, ਵਾਰ ੧੩ਸ, ੧, ੨ : ੧ (143) 
ਦਾਨਾ -- ।. (ਫਾ. ਦਾਨਾ) ਗਿਆਨਵਾਨ, ਜਾਣਨ 
ਵਾਲਾ, ਸਿਆਣਾ, ਸੂਝਵਾਣ 
। _ “ਤੂੰ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ 
ਲਹਾ। ” -- ਸਿਰੀ ੧, ੩੧, ੧ : ੧ (25) 

ਹੋ਼ ਰੂਪ -- ਦਾਨਾਂ -- 
“ਆਪੇ ਢਦਾਨਾਂ ਬੀਨਿਆ ਆਪੇ ਪਰਧਾਨਾਂ।” 
| -- ਬਿਹਾ ੪, ਵਾਰ ੧੯ : ੧ (556) 
2. ਖੈਰਾਤ ਵਿਚ ਪੁੰਨ ਅਰਥ ਦਿਤੇ ਜਾਣ ਵਾਲਾ 
“ਪਤਿ ਕੇ ਸਾਦ ਖਾਦਾ ਲਹੈ ਢਾਨਾ ਕੈ ਸਿਰਿ 
ਦਾਨੁ ।”” ਰ੍ 
-- ਮਾਝ ੧, ਵਾਰ ੨੦ਸ, ੧, ੧ : ੩ (147) 
“ਛੁਰੀ ਕਾਢਿ ਲੇਵੈ ਹਥਿ ਢਾਨਾ। ”? 
- ਗਉਂ ੫, ੧੦੭", ੨ : ੨ (201) 
“ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੂ ਕਰਦਾ 
ਨਿਤ ਜੀਅ ਢਾਲਾ ਹੇ।” 
- ਮਾਰੂ ੫, ਸੋਲਾ ੪, ੩ : ੩ (1075) 
3. ਅਨਾਜ 
“ਸੰਤਨ ਕਾ ਢਾਨਾ ਰੂਖਾ ਸੋ ਸਰਬ ਨਿਧਾਨ।” 
- ਬਿਲਾ ੫, ੪੪, ੨ : ੧ (811) 
4. ਦਾਤਾ, ਦਾਨੀ, ਦਾਨ ਦੇਣ ਵਾਲਾ 
“ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ।” 
(ਦਾਤਿਆਂ ਦਾ ਦਾਤਾ) 


-- ਰਾਮ ੧, ਓਅੰ ੩੫ : ੩ (934) 








(ਪਹਿਲੇ “ਦਾਨਾਂ` ਦਾ ਅਰਥ ਜਾਣਨ ਵਾਲਾ ਹੈ) 


1234 


ਦਾਨੇ -- 1. ਦਾਨ ਦੇਵੇ 





ਦਾਨਿ -- 1. ਦਾਨ ਵਿਚ 
“ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ।” 
-- ਸਿਰੀ ੧, ੪, ੪ : ੩ (15) 





“ਤੂ ਪ੍ਰਭ ਦਾਂਤਾ ਢਾਠਿ ਮਤਿ ਪੂਰਾ ਹਮ ਥਾਰੇ 
ਭੇਖਾਰੀ ਜੀਉ।” (ਦਾਨ ਵਿਚ, ਦਾਨ ਕਰਕੇ) 
-- ਸੋਚ ੧, ੮, ੧ : ੧ (597) 
2. ਦਾਨ, ਖੈਰਾਤ 
“ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ 
- ਬਿਲਾ ੫, ੬੬, ੧ : ੧ (817) 
3. ਦਾਨੀ 
ਰਿ 
ਕਹਿਓ ਇਹੁ ਤਥੁ।” 
-- ਸਵ ੪. ਮਥੁ ੭ : ੩ (1404) 
ਦਾਨੀ -- 1. ਦਾਨ ਕਰਤਾ 
“ਉਰਵਾਰਿ ਪਾਰਿ ਸਭ ਏਕੋ ਦਾਨੀ।” 
- ਗਉ ਕਬ, ੬੧, ੪ : ੨ (337) 
2. (ਫਾ. ਦਾਨਿਸਤਨ) ਜਾਣੀ 
`___ - ਤਿਲੰ ੧, ੧, ੧ : ੧ (721) 
`ਦਾਨੀਆ -- ਜਾਣਨ ਵਾਲਾ, ਗਿਆਤਾ 
“ਉਰਵਾਰ ਪਾਰ ਕੇ ਦਾਲੀਆ ਲਿਖਿ ਲੇਹੁ ਆਲ 
ਪਤਾਲੂ। `` _-- ਗਉ ਰਵਿ, ੧, ੩ : ੧ (346) 
ਦਾਨੁ -- 1. ਖੇਰਾਤ, ਪੁੰਨ ਅਰਥ ਦਿੱਤਾ ਪਦਾਰਥ 
“ਨਾਮੁ ਦਾਨੁ ਇਸਨਾਨੁ ਦਿੜਾਇਆ।” 
-- ਸਿਰੀ ੫, ਅਸ ੨੯, ੧੧ : ੨ (74) 
2. ਡੰਨ, ਲੁੱਟ ਦਾ ਮਾਲ 
ਪਾਰਾ।” 


“ਜਗਤ ਪਾਸ ਤੇ ਲੇਤੇ ਦਾਨੁ ਗੋਬਿਦ ਭਗਤ ਕਉ 
ਕਰਹਿ ਸਲਾਮੁ।” (ਖਿਰਾਜ, ਡੰਨ) 
- ਗੋਂਡ ੫, ੧੧, ੨, ੧ : ੨ (865) 
3. ਦਾਨ ਦੇਣ. ਵਾਲਾ, ਦਾਨੀ, ਦਾਤਾ 
“ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਢਾਨੂ।” 
(ਦਾਤਿਆਂ ਦਾ ਦਾਤਾ) 
੮ -- ਰਾਮ ੧, ਓਅੰ ੩੫.: ੩ (934) 

















-- ਗਉ ਕਬ, ੪੯; ੨ : ੨ (333) ` 


“ਤੁਲਾ ਪੁਰਖ ਦਾਨੇ । ” 
- ਗੋਂਡ ਨਾਮ, ੧, ੧ : ੨ (873) 
“ਭੇਖੀ ਹਾਥ ਨ ਲਭਈ ਤੀਰਥਿ ਨਹੀ ਢਾਨੇ।” 


(ਦਾਨ ਕੀਤਿਆਂ) ਰ 
- ਮਾਰੂ ੧, ਅਸ ੬, ੮ : ੧ (1012) 
ਦਾਨੇਨ -- ਦਾਨ ਕਰਕੇ 


“ਜੋਗੇਨ ਕਿੰ ਜਗੇਨ ਕਿੰ ਢਾਨੇਨ ਕਿੰ ਤਪਸਾ।” 
- ਗੂਜ ਜੈਦੇ, ੧, ੪ : ੨ (526) 

ਦਾਨੈ -- ਦਾਨ ਦੀ 

“ਤੇਰੇ ਢਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ 


ਸੁਮਾਰੂ।”” _-- ਗਉ ੧, ਸੋਹ ੧, ੨ : ੨ (12) 
ਦਾਨੋ -- 1. ਦਾਨਾ (ਅਨਾਜ ਦਾ) ਰ 
“ਜੈਸੇ ਢਾਨੋ ਚਕੀ ਦਰਾਹਿ।” 
- ਮਾਲੀ ੫, ੩, ੩ : ੪ (987) 
2. ਦਾਨ 
“ਦੇਵੈ ਸਚੁ ਢਾਨੋ ਸੋ ਪਰਵਾਨੋ ਸਦ ਦਾਤਾ ਵਡ 
ਦਾਣਾ।” ਰ 
- ਤੁਖਾ ੧, ਛੰਤ ੫, ੪ : ੩ (1112) 
ਦਾਮ -- (ਅ. ਦਾਮ) ਕੌਡੀ, ਪੈਸੇ 


“ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ 
ਦਾਮ।” (ਧਨ, ਮਾਂਲ, ਮਹਾਨਕੋਸ਼) 
-- ਮਾਝ ੫, ਬਾਰਾ ੧ : ੪ (133) 
ਦਾਮਨਿ -- ਬਿਜਲੀ 
“ਦਰ ਦਿਸ ਛਤਰ ਮੇਘ ਘਟਾ ਘਟ ਢਾਮਨਿ 
ਚਮਕਿ ਡਰਾਇਓ।” 
- ਸੋਰ ੫, ੬੧, ੧ : ੧ (624) 
ਹੋਰ ਰੂਪ - ਦਾਮਨੀ - 
ਖੋ।” ਰ੍ 
-- ਗੋਉਂ ੫, ਵਾਰ ੪ਸ, ੫. ੨: ੧ (319) 
ਦਾਮਾ = ਪੈਸੇ, ਧਨ 
“ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ 
- ਗੂਜ ੫, ੮, ੩ : ੧ (497) 
ਹੋਰ ਰੁਪ - ਦਾਮਿ -- 


ਣ 


“ਕਾਮਿ ਢਾਮਿ ਚਿਤੁ ਪਰ ਵਸਿ ਸੇਈ।” 


ਦਾਮੀ 1235 ਦਾਲਦ 
-- ਗਉ ੧, ਅਸ ੧੧, ੬ : ੨ (226) “ਦਾਰਿਦੁ ਦੇਖਿ ਸਭ ਕੋ _ਹਸੈ ਐਸੀ ਦਸਾ 


ਢਾਮੀ =- ਦਮਾਂ (ਧਨ, ਪੈਸੇ) ਵਾਲੇ ਹਮਾਰੀ।” 
“ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ -- ਬਿਲਾ ਰਵਿ, ੧, ੧ : ੧ (858) 
ਦਾਮੀ।” _ - ਮਾਰੂ ੫, ਵਾਰ ੧੪ : ੪ (1099) | ਦਾਰਿਦੂ -- ਗਰੀਬੀ, ਨਿਰਧਨਤਾ 
ਦਾਮੁ - ਪੈਸਾ, ਧਨ “ਦੂਖ ਭੂਖ ਦਾਰਿਦੂ ਨਾਠੇ ਪਰਗਟੁ ਮਗੁ ਦਿਖਾਇਆ। ” 
“ਏਕਹਿ ਸੁਪਨੈ ਢਾਮੁ ਨ ਛਡਹੈ ।” -- ਆਸਾ ੫, ਛੰਤ ੯, ੪ : ੩ (459) 
- ਮਾਰੂ ੫, ੧੮, ੨ : ੨ (1004) ਹੋਰ ਰੁਪ -- ਦਾਰਿਦੂੰ -- 
ਦਾਮੋਦਰ -- 'ਦਾਮ` (ਰਸੀ) ਬੰਨ੍ਹੀ ਹੋਵੇ ਜਿਸ ਦੇ “ਘੋਰ ਘੋਰ ਦੁਖ੍ਰੰ ਅਨਿਤ ਹੜ੍ਹ ਜਨਮ ਢਾਰਿਢ੍ੰ ਮਹਾ 
__ “ਉਦਰ” (ਪੇਟ) ਦੁਆਲੇ, ਕ੍ਰਿਸ਼ਨ ਜੀ ਬ਼ਿਖ੍ਹਾਦੰ।” 
ਭਾਵ ਪ੍ਰਭੂ -- ਸਸ ੫, ੧੮ : ੧ (1355) 


“ਗੋਪਾਲ ਦਾਮੋਦਰ ਦੀਨ ਦਇਆਲ।” ਦਾਰਿਦੂ - ਉ 
-- ਗਉ ੫, ਸੁਖ ੨੪, ੨ : ੭ (295) “ਤਿਸੁ ਭੇਟੇ ਦਾਰਿਦੂ ਨ ਚੰਪੈ।” 





ਹੋਰ ਰੁਪ -- ਦਾਮੋਦਰਹ -- -- ਸਵ ੪, ਕਲ ੧ : ੭ (1396) 
“ਸਰਦ ਭੁਤ ਦਯਾਲ ਅਚੁਤ ਦੀਨ - ਬਾਂਧਵ ਦਾਰੁਨ -- ਕਠਿਨ, ਅਸਹਿ 
ਦਾਮੋਦਰਹ। ” (ਪ੍ਭੁ) “ਮਾਧਉ ਢਾਰੁਨ ਦੁਖੁ ਸਹਿਓ ਨ ਜਾਇ।” 
`_ -- ਸਸ ੫, ੨੧ : ੩ (1356) - ਬਸੰ ਕਬ, ੫, ੧" : ੧ (1194) 
ਦਾਮੋਦਰੁ -- ਦਾਰੁ - 1. (ਫਾ. ਦਾਰੂ) ਦਵਾ, ਔਖਧੀ 
“ਸਿਮਰਿ ਮਨਾ ਢਾਮੋਦਰੂ ਦੁਖ ਹਰੁ ਭੈ ਭੰਜਨ “ਰੋਗੁ ਢਾਗੂ ਦੋਵੈ ਬੁਝੈ ਤਾ ਵੈਦੁ ਸੁਜਾਣੁ।” 
ਹਰਿ ਰਾਇਆ।” -- ਮਾਝ ੧, ਵਾਰ ੨੨ਸ, ੨, ੨ : ੨ (148) 

-- ਗਉ ੫, ਛੰਤ ੩, ੨ : ੧ (248) | “ਦੀਖਿਆ ਢਾਰੂ ਭੋਜਨੁ ਖਾਇ। ” 
ਦਾਯਕੁ - ਦੇਣ ਵਾਲਾ -- ਰਾਮ ੧, ੫, ੪ : ੩ (878) 
“ਫੁਨਿ ਦੁਖਨਿ ਨਾਮੁ ਸੁਖ ਦਾਯਕੁ ਸੂਰਉ ਜੋ ਧਰਤ (ਮਹਾਨਕੋਸ਼ ਇਥੇ “ਦਾਰੂ” ਦੇ ਅਰਥ 'ਮਾਦਿਰਾ” 

ਧਿਆਨੁ ਬਸਤ ਤਿਹ ਨੇਰੇ। ” ਕਰਦਾ ਹੈ) 

-- ਸਵ ੪, ਕਲ ੯ : ੩ (1400) | 2. ਰੋਗ ਦੂਰ ਕਰਨ ਵਾਲੀ, ਰੋਗ ਵਿਦਾਰਕ 
ਦਾਰਦ -- (ਫਾ. ਦਾਰਦ) ਰਖਦਾ ਹੈ “ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ 
“ਆਖਿਰ ਬਿਅਫਤਮ ਕਸ ਨ ਢਾਰਦ ਚੂੰ ਸਵਦ ਅਉਖਧ ਦਾਰੂ ਲਾਇ ਜੀਉ।” 

ਭਕੜੀਰ।” _-- ਤਿਲ ੧. ੧੨ ? ੨ (721) - ਅਸ ੪, ਛੰਤ ੧੩, ੨ : ੪ (447) 
ਦਾਰਨ -- (ਸੰ. ਕਦੂਗ) ਭਿਆਨਕ (ਸ਼ਬਦਾਰਥ ਅਰਥ ਦਵਾ ਦਾਰੂ ਹੀ ਕਰਦੇ ਹਨ) 
“ਦਾਰਨ ਦੁਖ ਦੁਤਰ ਸੰਸਾਰੁ। ” ਦਾਰੂਓਂ -- ਦਵਾ 

-- ਗਉ ੫, ੧੬੬. ੩ : ੧ (199) | ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਢਾਰੂਓ। ” 

<- (ਸੰ. ਕਰ) ਪਤਨੀ, ਵਹੁਟੀ - ਗੂਜ ੫, ਵਾਰ ੧੬ : ੩ (522) 

“ਸੁਤ ਢਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਦਾਲ -- ਦਲ ਦੇਣ ਵਾਲੀ, ਨਾਸ ਕਰਨ ਵਾਲੀ 

ਵੋਸ।” -- ਸਿਰੀ ੫, ੮੫, ੧: ੨ (47) | “ਸਭਿ ਦਾਲਦ ਭੰਜਿ ਦੁਖ ਢਾਲ। ” ਰ 
ਦਾਰਿਦ -- (ਸੰ. ਕਕਿੰਕਧਸ੍) ਗਰੀਬੀ, ਨਿਰਧਨਤਾ - ਨਟ ੪, ੭, ੧" : ੩ (977) 


“ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ।” | - ` (ਸ਼ਬਦਾਰਥ ਇਸਦੇ ਅਰਥ “ਦਲ ਦੇ” ਕਰਦਾ 


-- ਗਉ ੫, ਥਿਤੀ ੪ : ੬ (297) ਹੈ) 
ਹੋਰ ਰੂਪ -- ਦਾਰਿਦੁ -- ਦਾਲਦ -- ਗਰੀਬੀ, ਨਿਰਧਨਤਾ, ਕੰਗਾਲੀ 


ਦਾਲਿ 1236 ਰ ਦਿਸਟਾਵੈ 
“ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਂਵੈ -- 











ਦਾਲਦ ਦੁਖ ਲਹਿ ਜਾਹੀ ਜੀਉ।” ਨ 
- ਗਉਂ ੪, ੬੭, ੧: ੩ (173) ਨਿਸੰਕ। ” -- ਸਲੋ ਕਬ, ੧੬੯ : ੧ (1373) 
ਹੋਰ ਰੂਪ -- ਦਾਲਦੁ -- ਦਾੜਾ -- ਸੂਰ ਦੇ ਬਾਹਰ ਨਿਕਲੇ ਦੰਦ, ਹੁੱਡ 

“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ | _“ਦਾੜਾ ਅਗ੍ਰੇ ਪ੍ਿਥਮਿ ਧਰਾਇਣ।” 

ਦੁਖ ਭੁਖ ਸਭ ਲਹਿ ਜਾਤੀ। ” - ਮਾਰੂ ੫, ਸੋਲਾ ੧੧, ੩ : ੨ (1082) 

- ਸਿਰੀ ੪, ਵਾਰ ੧੩ : ੩ (88) | ਦਾੜੀ -- ਠੋਡੀ ਉਪਰ ਉਗ੍ਰੇ ਰੋਮ, ਸਤਿਕਾਰ ਤੇ ਉਚ 
ਦਾਲਿ -- ਇਸ ਪ੍ਰਕਾਰ ਦਾ ਅੰਨ, ਦਲਿਆ ਹੋਇਆ ਪਦਵੀ ਦਾ ਪ੍ਰਤੀਕ 

ਅੰਨ “ਗਰੀਬਾ ਉਪਰਿ ਜਿ ਖਿੰਜੈ ਢਾੜੀ।” 

“ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ - ਗਉ ੫, ੧੬੭, ੧: ੧(199) 
ਦਾਲਿ!” ਹੋਰ ਰੂਪ - ਦਾੜੀਆ -- 

-- ਆਸਾ ੧, ਵਾਰ ੧੧ਸ, ੧, ੧ : ੨ (468) “ਮੁਖ ਸਚੇ ਸਚੁ ਢਾੜੀਆ ਸਚੁ ਬੋਲਹਿ ਸਚੁ 
ਦਾਲਿਦ -- ਗਰੀਬੀ ਕਮਾਹਿ।” _-- ਸਲੋ ੩, ੫੩ : ੧ (1419) 
“ਭ੍ਮੁ ਭਉ ਮਿਟਿਆ ਸਾਧ ਸੰਗ ਤੇ ਦਾਲਿਦ ਨ ਦਾੜੀਆਂ -- 
ਕੋਈ ਘਾਲਕਾ।” “ਸੇ ਦਾੜੀਆਂ ਸਚੀਆ ਜਿ ਗੁਰ ਚਰਨੀ 

- ਮਾਰੂ ੫, ਸੇਲਾ ੧੩, ੬ : ੩ (1085) ਲਗੀਨ੍ਹਿ।” _ -- ਸਲੋ ੩, ੫੨ : ੧ (1419) 
ਦਾਲੇ -- ਦਾਲ ਦਿਉਸ -- (ਸੰ. ਕਿਕਜ. ਕਿਕਯਸ੍) ਦਿਨ 
“ਅਧ ਸੇਰੁ ਮਾਗਉ ਢਾਲੇ। ” “ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ 
- ਸੋਰ ਕਬ, ੧੧, ੨ : ੩ (656) ਭਾਰੀ।”” __-- ਸਾਰ ੫, ੫੯, ੧ : ੧ (1216) 
ਦਾਵਣਿ -- ਦਾਮਨ, ਪਲੇ ਦਿਉਹਾੜੀ -- ਦਿਨ ਵਿਚ 
ਬੰਨਿ।” ___ - ਮਾਝ ੫, ਬਾਰਾ ੪ : ੨ (134) -ਆਸਾ ੧, ਵਾਰ ੧ਸ, ੧, ੧ : ੧ (462) 
ਦਾਵਨਿ -- ਰਸੀ ਨਾਲ ਦਿਸ -- ਦਿਸ਼ਾ, ਓਰ ਪਾਸੇ 
'ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ।” | “ਚਾਰਿ ਕੁੰਟ ਦਹ ਦਿਸ ਭਰਮੇ ਥਕਿ ਆਏ ਪ੍ਰਭ ਕੀ 
- ਸਮੁ ੫, ੧੦੨" : ੨ (1389) ਸਾਮ।" - ਮਾਂਝ ੫, ਬਾਰਾ ੧ : ੨ (133) 
ਦਾਵਾ -- 1. ਜੰਗਲ ਦੀ ਅੱਗ ਦਿਸਟੀ -- ਦਿਸ ਦਾ 
"ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ | “ਗੁਰ ਜੇਵਡੁ ਅਵਰੁ ਨ ਢਿਸਈ ਆਠ ਪਹਰ ਤਿਸੁ 


ਬੂਟੁ ਰਹਿਓ ਰੀ।” ਜਾਪਿ।” - ਸਿਰੀ ੫, ੧੦੦, ੩ : ੨ (53) 
-- ਆਸਾਂ ੫, ੫੧, ੨ : ੧ (384) ਦਿਸਹ -- ਤਰਫ, ਦਿਸ਼ਾਵਾਂ ਰ੍ 
2. (ਅ. ਦਾਵਾਇ) ਕਿਸੇ ਵਸਤੂ ਦਾ ਅਧਿਕਾਰ | “ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸਰਾ 
ਕਾਇਮ ਕਰਨ ਦੀ ਕਿਰਿਆ _` ਚਤੁਰ ਦਿਸਹ।” -- ਸਸ ੫, ੭ : ੧ (354). 
“ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ।” । ਦਿਸਹਿ -- ਦਿਸਦੇ ਹਨ 
-- ਸਲੋ ਕਬ, ੧੬੮ : ੨ (1373) “ਚਿਤੇ ਢਿਸਹਿ ਧਉਲਹਰ ਬਗੇ ਬੰਕ ਦੁਆਰ।” 
ਹੋਰ ਰੂਪ -- ਦਾਵੇ -- -- ਸਿਰੀ ੧, ੧੫, ੧: ੧ (62) 
“ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ | ਦਿਸਟਾਵੈ -- ਨਜ਼ਰ ਆਵੇ, ਦਿਸੇ 
ਦਾਵੇ । ” “ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ 
- ਸਾਰ ੪, ਵਾਰ ੨ਸ, ੧, ੨ : ੪ (1238) ਨਹੀ ਦਢਿਸਟਾਵੈ।” ਰਹ 





-- ਨਟ ੫, ੧, ੪ : ੧ (978) 
ਦਿਸਟਿ -- (ਸੰ. ਕਦ) ਦ੍ਰਿਸ਼ਟੀ ਨਾਲ, ਨਜ਼ਰ/ 
ਨਿਗਾਹ ਨਾਲ (ਕ੍ਰਿਪਾ/ਦ੍ਰਿਸ਼ਟੀ) 
“ਜਾ ਕੀ ਢਿਸਟਿ ਨਾਦ ਲਿਵ ਲਾਗੈ।” 
-- ਸਿਰੀ ਕਬ, ੩, ੧” : ੨ (92) 
“ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ 
ਦਿਸਟਿ। ” 
- ਮਾਰੂ ੫, ੧੯ਸ, ੫, ੧ : ੨ (1100) 
2. ਦਿਸਦਾ ਹੈ 
“ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ 
ਦਿਸਟਿ ਸਮਾਇਣ।” 
>> ਲਟ ੫, 2, ਚੇ 2 ੩ 679) 
ਦਿਸਟੈ -- ਦਿਸਦਾ ਹੈ 
“ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਢਿਸਟੈ ਸੋ 


ਗਾਛੈ।” -- ਦੇਵ ੫, ੨੮, ੧ : ੧ (533) 
ਦਿਸੰਤਰ -- 1. (ਸੰ. ਕੇਵ ਜਕਸ੍) ਦੂਜੇ ਦੇਸ, ਵਿਦੇਸ਼ 
“ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ। ” 

-- ਸਿਰੀ ੧, ੨੨, ੧ : ੧ (22) 
ਹੋਰ ਰੂਪ -- ਦਿਸੰਤਰਿ -- 
“ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ 


ਘਰਿ ਆਵਹਿ।” (ਵਿਦੇਸ਼ਾਂ ਵਿਚ) 
-- ਮਾਝ ੧, ਵਾਰ ੧੫ਸ, ੧, ੧ : ੬ (145) 
“ਅੰਤਰਿ ਵਸਤੁ ਦਿਸੰਤਰਿ ਜਾਇ। ” (ਵਿਦੇਸ਼ 
ਭਾਵ ਬਾਹਰ) ਰ੍ 
-- ਭੈਰ ੫, ੧੬, ੩ : ੩ (1139) 
ਦਿਸੰਤਰੁ -- 
“ਦਿਸੰਤਰੁ ਭਵੈ ਅੰਤਰੁ ਨਹੀ ਭਾਲੇ। ” (ਬਾਹਰ) 
- ਮਾਰੂ ੩, ਸੋਲਾ ੧੬, ੧੧ : ੧ (1060) 
2. ਦੇਸ਼ਾਂ ਅੰਦਰ/ਵਿਚ 
“ਦਿਸੰਤਰ ਭਵਹਿ ਸਿਰਿ ਪਾਵਹਿ ਧੂਰਿ।” 
-- ਬਸੰ ੩, ੩, ੨ : ੨ (1173) 
ਹੋਰ ਰੂਪ -- ਦਿਸੰਤਰਿ -- 
ਵਧੇਰੈ ਹਉਮੈ ਮਲੁ ਲਾਵਣਿਆ। ” (ਦੇਸ ਵਿਚ) 
- ਮਾਝ ੩, ਅਸ ੧੨, ੩ : ੩ (116) 
ਦਿਸੰਤਰੀ -- 


1237 











ਜਾਇ।? (ਦੇਸਾਂ ਅੰਦਰ) 
- ਸਿਰੀ ੧, ਅਸ ੧੨, ੨ : ੧ (60) 
ਦਿਸੰਤਰੁ -- 
ਹੋਇ ਵਧੇਰੈ।” 
- ਮਾਰੂ ੧, ਅਸ 2, ੧ ੩ (1012) 
ਦਿਸੰਤਾ -- ਦਿਸਦਾ/ਨਜ਼ਰ ਆਉਂਦਾ ਹੈ 
“ਜਹ ਝਿਲਿ ਮਿਲਿ ਕਾਰੁ ਦਿਸੰਤਾ। ” 
- ਸੇਰ ਨਾਮ, ੧, ੨ : ੧ (657) 
ਦਿਸੰਦੜਿਆ -- ਵੇਖਦਿਆਂ, ਦਰਸ਼ਨ ਕੀਤਿਆਂ, 
ਸੇਈ।” 
- ਗੂਜ ੫, ਵਾਰ ੯ਸ, ੫, 2 : ੧ (520) 
ਦਿਸਦਾ -- ਪ੍ਰਤਖ, ਜੋ ਦਿਖਾਈ ਦੇ ਰਿਹਾ ਹੈ 
“ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ। ” 
-- ਸਾਰ ੪, ਵਾਰ ੩੩ : ੨ (1250) 
ਦਿਸਨਿ - ਵਖਾਈ ਦਿੰਦੀਆਂ ਹਨ, ਲਗਦੇ/ਜਾਪਦੇ 
ਹਨ 
“ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ । ” 
ਰ੍ -- ਮਾਝ ੫, ਬਾਰਾ ੬ : ੩ (134) 
“ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ 
ਖੜੀਆਹ। ” -- ਮਾਝ ੫, ਬਾਰਾ ੧੦ : ੬ (135) 
ਹੋਰ ਰੂਪ -- ਦਿਸੰਨਿ -- 
“ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ 
ਦਿਸੰਨਿ।” 
-- ਗਉ ੩, ਅਸ ੯, ੧ : ੧ (233) 
ਦਿਸੰਨ੍ਹਿ - 
“ਸੇਈ ਮੁਖ ਢਿਸੰਨ੍ਹਿ ਨਾਨਕ ਰਤੇ ਪ੍ਰੇਮ ਰਸਿ।” 
(ਦਿਸਨ, ਦਰਸ਼ਨ ਹੋਣ) 
` - ਗੂਜ ੫, ਵਾਰ ੧੨ਸ, ੫, ੧ : ੨ (521) 
`_ਦਿੱਸਨ੍ਹਿ - 
“ਮੰਨਿ ਅੰਧੈ ਊਂਧੇ ਕਵਲਿ ਦਿਸਨ੍ਹਿ ਖਰੇ ਕਰੂਪ। ” 
-- ਸਾਰ ੪, ਵਾਰ ੨੨ਸ, ੧, ੨ : ੨ (1245) 
ਦਿਸਾ -- ਦਿਸ਼ਾਵਾਂ, ਤਰਫਾਂ 
“ਦਸੇ ਦਿਸਾ ਰਵਿਆ ਪ੍ਰਭੁ ਏਕੁ । ” 
-- ਗਉ ੫, ਥਿਤੀ ੧੪ : ੩ (299) 


“ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ? 
ਸਭ ਭੂਲਿ। ” (ਵਿੱਥਾਂ ਵਿਖੇਵੇ ਤਰਫਾਂ, ਜਾਤ ਆਦਿ 
ਦਾ ਅਭਿਮਾਨ) 

- ਸਲੋ ਕਬ, ੧੭੭ : ੧ (1374) 


ਦਿਸਾਖ -- ਭੈਰੋ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, 





ਬੰਗਾਲਮ, ਮੱਧ, ਮਾਧਵ, ਲਲਤ ਤੇ 
ਬਿਲਾਵਲ 


“ਪੰਚਮ ਹਰਖ ਦਿਸਾਖ ਸੁਨਾਵਹਿ।” 
- ਰਾਗ ੧ : ੯ (1429) 
ਦਿਸਾਪੁਰੀ -- ਪਰਦੇਸ ਵਿਚ 
“ਜਿਨ ਕੇ ਕੰਤ ਢਿਸਾਪੁਰੀ ਸੇ ਅਹਿਨਿਸਿ ਫਿਰਹਿ 
ਜਲੰਤ।” 
- ਸੂਹੀ ੩, ਵਾਰ ੧੮ਸ, ੨, ੨ : ੨ (791) 
ਦਿਸਾਵਰ -- ਪਰਦੇਸ, ਵਿਦੇਸ਼, ਦੂਜਾ ਦੇਸ਼ 
“ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ 
ਬਹੁਤੁ ਦਿਸਾਵਰ ਪੰਧਾ। ” 


- ਰਾਮ ੫, ਵਾਰ ੧੪ ਸ, ੫, ੨ : ੧ (963) 


-- ਸਲੋ ਕਬ, ੨੩੦ : ੨ (1377) 
ਦਿਸਿ - 1. ਦਿਸ਼ਾਵਾਂ ਵਿਚ, ਤਰਫਾਂ ਵਿਚ 
“ਪੰਖੀ ਬਿਰਖ ਸੁਹਾਵੜੇ ਉਡਹਿ ਚਹੁ ਦਿਸਿ 


ਜਾਹਿ।”? - ਸਿਰੀ ੩, ੨੦, ੨ : ੧ (66) 
2. ਦਿਸਦਾ 
“ਤੁਧੁ ਜੇਵੇਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ 


ਸੁਘੜ ਮੇਰੈ ਮਨਿ ਭਾਣਾ। ” 
-- ਗਉ ੪, ਵਾਰ ੧੦ : ੨ (305) 
“ਜਿਨ੍ਹ ਢਿਸਿ ਆਇਆ ਹੋਹਿ ਰਲੀਆ ਜੀਅ 
ਸੇਤੀ ਗਹਿ ਰਹਹਿ।” (ਵੇਖਿਆ) __ 
- ਸੂਹੀ ੧, ਛੰਤ ੪, ੨ : ੪ (765) 
ਦਿਸੇ -- 1. ਦਿਸ਼ਾਵਾਂ, ਤਰਫਾਂ, ਪਾਸੇ 
“ਚਾਰਿ ਕੁੰਟ ਦਹ ਦਿਸੇ ਸਮਾਹਿ।” 
-- ਗਉਂ ੫, ਸੁਖ ੨੩, ੨ : ੮ (294) 
2. ਦੇਖ ਕੇ 
-ਬੋਜ਼ਦ ਕਲਮ ਜਸ ਅਪ ਚੰਗੀ ਨਨਕ/ਜੀਵਤ 
ਦਰਸ ਦਿਸੇ।” 


1238 





ਦਿਹ -- ਦਿਨ 








- ਬਿਲਾ ੫, ੧੨੫, ੨ : ੨ (829) 
ਦਿਸੈ -- ।. ਦਿਖਾਈ ਦੇਵੇ 
“ਗਾਵੈ ਕੋ ਜਾਪੈ ਦਿਸੈ ਦੂਰਿ।” 
- ਜਪੁ ੧, ੩ : ੭ (2) 
“ਫੇਰਿ ਕਿ ਅਗੈ ਰਖੀਐ ਜਿਤੁ ਢਿਸੈ ਦਰਬਾਰੁ।” 
ਜਮ ੧, ੪ ? ਤੇ (2! 
“ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ।” 
(ਵਿਖਾਈ ਦਿੰਦਾ) 
- ਸਿਰੀ ੫, ਛੰਤ ੩, ੨੩ : ੧ (80) 


'“ਸਦਣਹਾਰਾ ਸਿਮਰੀਐ ਨਾਨਕ ਸੇ ਦਿਹ 
ਆਵੰਨਿ।”” -- ਗਉ ੧, ਸੋਲਾ ੧, ੪ : ੨ (!2) 
“ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ।” 
-- ਸਾਰ ੪, ਵਾਰ ੧੧ਸ, ੧, ੧: ੧ (1241) 
ਦਿਹੰਦ -- (ਫਾ. ) ਦੇਣ ਵਾਲਾ, ਦਾਤਾ 
“ਨ ਦਾਦੇ ਦਿਹੰਦ ਆਦਮੀ।” (ਇਨਸਾਫ ਦੇਣ 
ਵਾਲਾ) 
-- ਮਾਝ ੧, ਵਾਰ ੧੩ਸ, ੧, ੩ : ੧ (144) 
“ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ।” 
-- ਤਿਲੰ ਨਾਮ, ੨, ੨ : ੧ (727) 
ਦਿਹਰੀ -- ਮੁਹਾਠ 
ਮਾਇ।” _-- ਕੇਦਾ ਕਬ, ੬, ੧: ੧(1।24) 
ਦਿਹਾ -- ਦਿਨ ਦਿਹਾੜੇ 
ਜਾਣਾ। ` -- ਵਡ ੧, ਅਲਾ ੧, ੨ : ੨ (579) 
ਦਿਹਾਈ -- ਦਿਨਾਂ ਦਾ 
“ਤੇਰੀ ਖਿੰਥਾ ਦੋ ਦਿਹਾਈ।” 
=ਦ ਰਨ ੬, ੧੩; 
ਦਿਹਾਰੇ -- ਦਿਨ 
“ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ।” 
- ਆਸਾ ੫, ੧੫, ੧ : ੧ (374) 
ਦਿਹਾੜੀ -- ਦਿਨ ਦਾ 
“ਤੀਨਿ ਸੇਰ ਕਾ ਦਿਹਾੜੀ ਮਿਹਮਾਨੁ।” 
- ਆਸਾ ੪, ੧੪, ੨ : ੧(374) 
ਹੋਰ ਰੂਪ -- ਦਿਹਾੜੇ -- 
ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ 


੨ (886) 


ਦਿਹਿ 


1239 





ਏਕ ਦਿਹਾੜੇ।” (ਦਿਨ 
-- ਆਸਾ ੫, ੩੮, ੨ : ੩ (380) 

ਦਿਹਾੜੈ -- 
“ਜਿਤੁ ਦਿਹਾਂੜੈ ਧਨ ਵਰੀ ਸਾਹੇ ਲਏ ਲਿਖਾਇ। ” 

-- ਸਲੋ ਫਰ, ੧ : ੧ (1377) 

ਦਿਹਿ -- ਦਿਨ 
“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲ ਕਪਹਿ 
-- ਸਲੋ ਫਰ, ੭੬ : ੧ (1381) 
ਹੋਰ ਰੂਪ -- ਦਿਹੁ -- 
“ਦਿਹੁ ਬਗ ਤਪੈੈ ਘਣਾ ਕਾਲਿਆ ਕਾਲੇ ਵੰਨ। ” 
- ਸੂਹੀ ੩, ਵੇਰ ੧੩ਸ, ੧, ੨ : ੨ (789) 
“ਓਥੈ ਦਿਹੁ ਐਥੇ ਸਭ ਰਾਤਿ।” (ਮਹਾਂਨਕੋਸ਼ 
ਇਥੇ ਅਰਥ “ਗਿਆਨ?” ਦੇ ਕਰਦਾ ਹੈ) 
==-ਮੱਲਾਂ ੧. €, 3 ? ੪ (257) 
ਦਿਹੁਦੀਵੀ -- ਦਿਨ ਤੇ ਦੀਵਿਆਂ ਦੇ ਪ੍ਰਕਾਸ਼ ਹੁੰਦਿਆਂ 
“ਦਿਹੁਦੀਵੀ ਅੰਧ ਘੋਰੁ ਬੁ ਮੁਹਾਈਐ। ” 
-_- ਸੂਹੀ ਅਸ, ੪, ੫ : ੧ (752) 
/ ਦਿਹੈ -- ਦਿਨੇ, ਦਿਨ ਵੇਲੇ 
“_ “ਹੈ ਰਾਤਿ ਦਿਹੈ ਵਡਿਆਈਆਂ। ” 
-- ਸਿਰੀ ੫, ਅਸ ੨੮, ੨੪ : ੨ (73) 
ਦਿਖਈਆ -- ਦਿਖਾਇਆ/ਦੱਸਿਆ ਹੈ 
“ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭੁ 
ਮਾਰਗੁ ਪੰਥ ਦਿਖਈਆ। ” 
_- ਬਿਲਾ ੪, ਅਸ ੫, ੨ : ੨ (836) 
ਹੋਰ ਰੁਪ -- ਦਿਖਈਐ -- 
ਰ “ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ 
ਹਰਿ ਏਕੁ ਦਿਖਈਐ।” 
-- ਗੋਂਡ ੪, ੫, ੨ : ੨ (861) 
ਢਿਖਹੁ -- ਵੇਖੋ, ਦੇਖੋ, ਵੇਖ ਲਵੋ 
ਚਾਖਿ ਢਿਖਹੁ । ” 

-- ਬਿਲਾ ੪, ੪, ੩ : ੧ (800) 
ਜਿ 
ਪ੍ਰਭੁ ਦਿਖਨਥੇ। ” 

-- ਕਲਿ ੪, ੩, ੨ : ੨ (1320) 

ਦਿਖਲਾਇਆ -- ਵਖਾਇਆ, ਦ੍ਸ਼ਟਮਾਨ 








“ਦੂਜਾ ਖੇਲੁ ਕਰਿ ਦਿਖਲਾਇਆ। ” 
-- ਸਿਰੀ ੧, ਅਸ ੨੮, ੨੦ : ੨ (73) 
ਹੋਰ ਰੂਪ -- ਦਿਖਲਾਈ -- 
“ਗੁਰਿ ਦਿਖਲਾਈ ਮੋਰੀ।” (ਵਖਾਈ, ਦਸੀ) 
-- ਸੋਰ ਕਬ, ੧੦, ੧ : ੧ (656) 
“ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ। ” 
- ਸੂਹੀ ੫, ੨੭, ੧"): ੧ (7527 
ਹੋਰ ਰੁਪ - ਦਿਖਲਾਵਹਿ ' __ 
“ਫੜ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ 
ਧਿਆਨੁ ਨਹੀਂ ਸੂਝੈ।” (ਦਿਖਾਉਂਦਾ ਹੈ) _` 
-- ਮਲਾ ੧, ਵਾਰ ੨੫ਸ, ੧, ੨ : ੫ (1289) 
ਲੋਇ।” (ਵਖਾਲਦਾ ਹੈ) 
-- ਸਲੋ ਕਬ, ੭੫ : ੧ (13668) 
ਦਿਖਲਾਵੈ -- 
“ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ 
ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ।” 
(ਦਸੇ) _ -- ਸਾਰ ੪, ੧੦, ੧ : ੨ (1201) 
ਦਿਖਾ -- 1. ਵੇਖਾਂ, 
“ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ 
ਵਿਣੁ ਜੌਤੀ ਕੌਈ ਕਿਛੁ ਕਰਿਹੁ ਦਿਖਾ 
ਸਿਆਣੀਐ। ” 
-- ਮਾਝ ੧, ਵਾਰ ੨ਸ, ੨, ੨ : ੬ (138) 
2. ਵੇਖੀਏ ਰ੍ 
ਕਿਨੈ ਕਿਹੁ ਆਣਿ ਚੜਾਇਆ।” 
- ਗੂਜ ੩, ਵਾਰ ੧੨ਸ, ੩, ੨ : ੨ (513) 
3. ਦਿਸਿਆ 
“ਖੁਲ੍ਹੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ 
ਦਿਖਾ। ? -- ਸਾਰ ੫, ੪੦, ੧: ੨ (1212) 
4. ਦੇਖਣ ਵਾਲਾ 
“ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ 
ਦਿਖਾ।” -- ਕਾਨ ੪, ਵਾਂਰ ੮ : ੩ (1316) 
ਦਿਖਾਉ -- 1. ਦੇਖਾਂ, ਮੈਂ ਵੇਖਾਂ ` 
“ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ 





- ਬਸੰ ੧, ਅਸ ੪, ੪ : ੩ (1189) 


3. ਪਸਾਰਾ, ਦਿਖਾਵਾ 
“ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੂ ਤੇਰੋ 
ਖੇਲੁ ਦਿਖਾਉ।” 
-- ਸਾਰ ੫, ੧, ੩ : ੨ (1202) 
ਦਿਖਾਇ -- 1. ਵਿਖਾ, ਦਿਖਾਲ, ਦਰਸ਼ਨ ਕਰਦਾ 
“ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ 
ਦੀਆ ਦਿਖਾਇ। ”? 
-- ਸਿਰੀ ੪, ੬੮, ੧" : ੪ (41) 
2. ਦਿਸਦਾ 
“ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ।” 
- ਸਿਰੀ ੫, ੭੩, ੪ : ੧ (43) 
3. ਵਿਖਾਓ, ਦਿਖਾਓ 
“ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ 
ਦਿਖਾਇ ਜੀ।” 
-- ਗਉ ਰਵਿ, ੧, ੧" : ੧ (346) 
ਦਿਖਾਇਓ -- ਵਖਾਲਿਆ, ਦਰਸ਼ਨ ਕਰਵਾਇਆ, 
ਵਖਾਇਆ, ਦਿੱਖਾ ਦਿਤਾ 
“ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ 
ਦਿਖਾਇਓ। ” 
“ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ 
ਦਿਖਾਇਓ।” 
- ਗਉਂ ੫, ੧੨੩", ੨ : ੨;੩ : ੧ (205) 
“ਗੁਰਹਿ ਦਿਖਾਇਓ ਲੋਇਨਾ। ” 
- ਆਸਾ ੫, ੧੪੪, ੧" : ੧ (407) 
ਦਿਖਾਇਆ -- ਵਖਾਲਿਆ, ਵਖਾਇਆ 
“ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ 
ਮਗੁ ਦਿਖਾਇਆ। ” 
-- ਸਿਰੀ ੪, ਵਾਰ ੧੧ਸ, ੩, ੨ : ੨ (86) 
ਦਿਖਾਇਆਥਾ -- ਵਿਖਾਇਆ 
“ਬਾਹਿਰ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ 
ਦਿਖਾਇਆਥਾ। ” 
- ਮਾਰੂ ੫, ੧੨, ੧ : ੧ (1002) 


ਦਿਖਾਇਣਾ -- ਦਿਸ ਪੈਂਦਾ ਹੈ 


1240 


“ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ 
ਦਿਖਾਇਣਾ। ” 


ਨ” ਮਿ ਸੋਲਾ ੭, ੭ : ਤੇ (1078) 


-- ਮਾਰੂ ੧, ਸੋਲਾ ੧੬, ੧੨ : ੩ (1037) 
ਦਿਖਾਈ -- 1. ਦਿਖਾਣ ਨਾਲ 
“ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨ 
ਨਿਮਖ ਦਿਖਾਈ। ” (ਦਿਖਾਨ ਨਾਲ) 
>> ਆਸਾ ੪; ੬੭, ੨ : ੨ (370) 
2. ਦਿਖਾ ਦਿਤਾ 
“ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ 
ਦਿਖਾਈ। ” 

-- ਆਸਾ ੩, ਅਸ ੨੮, ੧" 
3. ਦਸ ਦਿਤੀ, ਦਸੀ 
“ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ 

ਚਾਲ ਦਿਖਾਈ ਹਰਿ ਚਾਲ।” 
-- ਨਟ ੪, ੯, ੧ : ੧ (978) 
ਦਿਖਾਈਐ -- 1. ਦਿਖਾਉਂਦਾ ਹੈ 
ਜਾਸੁ। ” - ਸਿਰੀ ੧, ੧੨, ੪ : ੩ (18) 
2. ਦਿਸਦਾ ਹੈ 
“ਘਟਿ ਅਵਖਟਿ ਰਵਿਆ ਸਭ ਠਾਈ ਹਰਿ 
ਪੂਰਨ ਬ੍ਰਹਮੁ ਦਿਖਾਈਐ। ” 
- ਦੇਵ ੫, ੧, ੮ : ੨ (528) 
3. ਦਿਖਾਓ, ਦੇਓ 
“ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ 
ਦਿਖਾਈਐ। ” ਰ 
ਵਿ 
ਦਿਖਾਏ -- ।. ਦਿਖਾਉਂਦਾ ਹੈ 
“ਸਬਦਿ ਦਿਖਾਏ ਸਤਿਗੁਰੁ ਪੂਰਾ।” 

- ਮਾਝ ੩, ਅਸ ੨੭, ੧ : ੨ (125) 
“ਸਤਿਗੁਰੁ ਮਿਲੈ ਸੁ ਮਰਣੁ ਦਿਖਾਏ। ” (ਦਸਦਾ/ 
ਪਰਿਚਿਤ ਕਰਵਾਉਂਦਾ ਹੈ) _ 

- ਗਉ ੧, ੯, ੧ : ੧ (153) 


: ੨ (425) 


2. ਵਖਾਵੇਂ 


ਦਿਖਾਧਾ 


“ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ 
ਸਾਖੀ ਚੀਨੀ।” 
-- ਸਾਰ ੫, ਅਸ ੧, ੫ : ੨ (1235) 
ਦਿਖਾਧਾ -- ਦਿਖਾਂਦਾ ਹੈ 
“ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ 
ਦਿਖਾਧਾ।”” _ -- ਸਾਰ ੫, ੬, ੪ : ੧ (1204) 
ਦਿਖਾਯਾ - ਵਖਾਇਆ, ਦਸਿਆ 
ਮਾਰਗੁ ਦਿਖਾਯਾ। ” 
-- ਧਨਾ ੫, ੮, ੧ : ੨ (672) 
ਦਿਖਾਰਿਆ - ਵਖਾਇਆ, ਦਰਸਨ ਕਰਵਾਏ 
“ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ 
ਪੁਰਖੁ ਦਿਖਾਰਿਆ। ”? 
-- ਮਾਝ ੫, ੧੦, > : ੩ (97) 
ਦਿਖਾਰੀਆ -- ਦਿਖਾਲੀ, ਦਰਸ਼ਨ 
“ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ 
ਦਿਖਾਰੀਆ। ” 
-- ਗਉ ੫, ਅਸ ੧੨, ੩ : ੨ (241) 
ਦਿਖਾਰੈ -- ਵਖਾਉਂਦਾ, ਦਸਦਾ 
“ਕਾਹੂ ਪੰਥੁ ਦਿਖਾਰੈ ਆਪੈ।” 
-- ਗਉਂ ੫, ਬਾਅ ੧੭ : ੫ (253) 
ਦਿਖਾਲਹਿ -- ਵਖਾਏ, ਪ੍ਰਦਰਸ਼ਿਤ ਕਰੇ __ 
“ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜ 
ਅਹੰਕਾਰੁ ਕਚੁ ਪਾਜੋ।” 
-- ਸਿਰੀ ੪, ਛੰਤ ੧, ੪ : ੫ (79) 
ਦਿਖਾਲਦਾ -- ਵਖਾਉਂਦਾ 
“ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ। ” 
- ਬਿਹਾ ੪, ਵਾਰ ੧੯ : ੨ (556) 
ਦਿਖਾਲਨੁ -- ਵਖਾਉਣ 
“ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ 
ਧਾਇਆ ਰੇ।” 





-- ਆਸਾ ੫, ੪੪, ੩ : ੨ (382) । 


ਦਿਖਾਲਾ -- ਦਿਖਾਵਾ _ _ ਰ 
“ਜਿਸਹਿ ਢਿਖਾਲਾ ਵਾਟੜੀ ਤਿਸਹਿ ਭੁਲਾਵੈ 
ਕਉਣੁ । ” 
-- ਰਾਮ ੩. ਵਾਰ ੧੨ਸ, ੧, ੧ : ੮ (952) 


ਦਿਖਾਲਿ -- ਵਖਾ 


1241 


ਦਿਖਾਵਹਿ 











“ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ। ” 
- ਸੂਹੀ ੫, ਅਸ ੪, ੪ : ੧ (761) 
ਹੋਰ ਰੂਪ - ਦਿਖਾਲਿਆ -- 
“ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ 
ਰਸੁ ਪੀਆ ਅਘਾਏ।” (ਵਖਾਇਆ) 
- ਸਿਰੀ ੩, ੪੧, ੩ : ੩ (29) 


ਦਿਖਾਲੀ -- 
“ਹਰਿ ਅਗਮ ਅਗੋਚਰੁ ਗੁਰਿ ਅਗਮ 
ਦਿਖਾਲੀ।” (ਵਖਾਈ) 
-- ਭੈਰ ੪, ੩, ੩ : ੧ (1134) 
ਦਿਖਾਲੀਐ -- 
ਦਮਾ ਸਿ ਸੀਤਲ ਈਂ ਮਰ ਨ ਕੈਇ 
ਦਿਖਾਲੀਐ ਜੀਉ।” 
=- ਮਾਝ ੫, ੨੮, 2 : ਡੇ (102) 
ਦਿਖਾਲੇ -- 


ਜਨਮਿ ਨ ਆਈਐ।”” (ਵਖਾਏ) 
-- ਆਸਾ ੫, ੫੦, ੧ : ੨ (383) 
ਦਿਖਾਵਉ -- ਵਖਾਵਾਂ, ਦਿਖਾਵਾਂ 
“ਕਿਆ ਪਹਿਰਉ ਕਿਆ ਓਢਿ ਦਿਖਾਵਉ।” 


- ਗਉ ੧, ਅਸ ੧੦, ੧% : ੧ (225) 

ਦਿਖਾਵਈ -- ਦਸਦਾ, ਵਖਾਉਂਦਾ 
“ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ। ” 
-- ਸਿਰੀ ੧, ੧੨, ੧ : ੨ (60) 


ਹੋਰ ਰੂਪ -- ਦਿਖਾਵਏ - 
ਦਿਖਾਵਏ।” (ਦਿਖਾਉਂਦੀ ਹੈ) 
-- ਸ਼ਿਲਾ ੫, ਛੰਤ ੩, 7 : ੩ (847) 
ਜੋ ਮੈ ਪਿਰੀ ਦਿਖਾਵਏ।” (ਦਸੇ, ਵਿਖਾ 
ਦੇਵੇ) -- ਸਲੋ ੪, ੫ : ੩ (1421) 
ਦਿਖਾਵਹਿ -- ਵਖਾਂਦਾ ਹੈ 
ਦਿਖਾਵਹਿ। ” 
-- ਆਸਾਂ ੩, ਛੱਤ ੭, ੨ : ੧ (440) 
ਭਾਖੇ।” (ਦਿਖਾਂਦੇ ਹਨ) 


ਦਿਖਾਵਣਿਆ 


- ਰਾਮ ੫, 2, ਤੇ : ੩ੇ (864) 
ਹੋਰ ਰੂਪ -- ਦਿਖਾਵਹੁ -- 
“ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ 
ਮਨਿ ਤਨਿ ਲੋਚ ਘਣੇਰੀ।” (ਵਿਖਾਓ) 
- ਗਉ ੧, ੫੮, ੧: ੨ (170) 
ਦਿਖਾਵਣਿਆ -- ਦੇਖਿਆ 
“ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ 
ਭੀ ਤਨ ਮਹਿ ਮਨੁ ਨ ਦਿਖਾਵਣਿਆ। ” 


- ਮਾਝ ੩, ਅਸ ੨੪, ੭ : ੩ (124) 


_ ਦਿਖਾਵਨੀ - ਦਿਖਾਉਣ ਵਾਲੀ ਅਦਾਇਗੀ, 
ਅਦਾਕਾਰੀ 
00. 
ਰੂਪ ਦਿਖਾਵਨੀ ਨੀਕੀ।” 
-- ਮਲਾ ੫, ੨੫, ੧ : ੧ (1272) 
ਦਿਖਾਵਾ - ਪੁ ਦਰਸ਼ਨ 
“ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ 
ਦਿਖਾਵਾ। ” - ਮਾਰੂ ੫, ੧੫, ੩ : ੨ (1003) 
ਦਿਖਾਵੈ -- 1. ਵਖਾਏ, ਪ੍ਰਗਟ ਕਰੇ 
“ਕਰੈ ਦੁਹਕਰਮ ਦਿਖਾਵੈ ਹੋਰੁ।” 
ਰ੍ -- ਗਉ ੫, ੧੪੦, ੧ : ੧ (194) 
“ਵੇਸ ਕਰੇ ਬਹੁ ਰੂਪ ਦਿਖਾਵੈ। ” (ਪ੍ਰਦਰਸਤ ਕਰੇ) 
- ਆਸਾ ੫, ੪, ੧ : ੩ (371) 
2. ਦਸੇ, ਦਿਖਾਏ 
“ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਂਵੈ।” 
- ਗਉ ੧, ਅਸ ੧੨, ੬ : ੧ (226) 
“ਜੋ ਦੇਖਿ ਦਿਖਾਂਵੈ ਤਿਸ ਕਉ ਬਲਿ ਜਾਈ।” 
(ਦਰਸ਼ਨ ਦਰਾਏ) 
-- ਬਿਲਾ ੧, ਥਿਤੀ ੧ : ੫ (836) 
ਦਿਖੀਜੈ -- ਦਿਸ ਗਏ, ਦਰਸ਼ਨ ਹੋ ਗਏ 
"ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ 
ਦਿਖੀਜੈ । ” 


-- ਕਲਿ ੪, ਅਸ ੨, ੫ : ੨ (1324) 


ਦਿਖੀਤਾ -- ਦਿਸਦਾ ਹੈ 

“ਸਿੰਘੂ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ 
ਦਿਖੀਤਾ। ” -- ਬਿਲਾ ੫, ੩੭, ੩ : ੧ (810) 

ਦਿਖੈ -- ਵੇਖੇ __ ਰ ਰ 


1242 








ਦਿਣਸ 


ਦਿਖੈਂ।” __-- ਸਿਰੀ ੪, ਛੰਤ ੧; ੧ : ੬ (78) 
ਦਿਗ -- ਦਿਸ਼ਾ, ਤਰਫਾਂ ਰ 

“ਜਾਂ ਚੈ ਘਰਿ ਦਿਗ ਦਿਸੈ ਸਰਾਇਦਚਾ ਬੈਕੁੰਠ ਭਵਨ 

ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ। ” 


- ਮਸਲਾ ਲਾਸ, ੧, ੧ : ੧ (1292) 


-ਤੁਖਾ ੪, ਛੰਤ ੪, ੩ : ੫ (1116) 
ਹੋਰ ਰੂਪ -- ਦਿਗੰਬਰਾ -- 
“ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ।” 
-- ਮਾਝ ੫, ਵਾਰ ੧੮ : ੬ (1100) 
ਦਿਗੰਬਰੁ -- 
“ਦਇਆ ਦਿਗੰਬਰੁ ਦੇਹ ਬੀਚਾਰੀ।” 
-- ਆਸਾ ੧, ੨੫, ੩ : ੧ (356) 
ਦਿਗਰ -- (ਫਾ. ਦੀਗਰ) ਹੋਰ, ਦੂਜਾ 
“ਦੇਹਿ ਲੋਹਿ ਏਕੁ ਤੂੰ ਢਿਗਰ ਕੋ ਨਹੀ।” 
- ਤਿਲੰ ਨਾਮ, ੨, ੨': ੨ (727) 
ਹੋਰ ਰੂਪ -- ਦਿਗਰਿ -- 
- ਮਾਝ ੧, ਵਾਰ ੧੩ਸ, ੧, ੨ : ੩ (144) 
ਦਿਚੰਨ੍ਹਿ -- ਦੇਵੀਏ 
“ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੀਨ੍ਹਿ।” 
-- ਕਾਨ ੪, ਵਾਰ ੧੩ਸ, ੪, ੨ : ੨ (1316) 
ਦਿਚੈ -- ।. ਦੇਈਏ 
“ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ।” 
- ਮਾਝ ੧, ਵਾਰ ੧੧ਸ, ੧, ੨ : ੪ (143) 
2. ਦੇਓ ਰ੍ 
“ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ।” 
- ਗਉ ੫, ਵਾਰ ੪ : ੫ (319) 
“ਮੋਹਿ ਨਿਰਗੁਣ ਦਢਿਚੈ ਥਾਉ ਸੰਤ ਧਰਮ 
ਸਾਲੀਐ।” -- ਗੂਜ ੫, ਵਾਰ ੩ : ੮ (518) 
ਦਿਜਇ -- ਦੇਈਏ ਰ 
ਦਿਜਇ। ” -- ਸਵ ੪, ਨਲ ੭ : ੧ (1399) 





_ਦਿਣਸੁ -- ਦਿਨ 


ਦਿਤਨੋ 
“ਰੈਣਿ ਢਿਣਸੁ ਸਿਮਰਤ ਰਹੈ ਸੋ ਪ੍ਰਭੂ ਪੁਰਖੁ 
ਅਪਾਰ। ” -- ਗਉ ੫, ਬਾਅ ੩੧ : ੬ (256) 
ਦਿਤਨੋ -- ਦਿਤਾ ਹੈ 
“ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ 
ਦਿਤਨੋ। ” _-- ਗਉ ੫, ੧੪੮. ੨ : ੨ (212) 
ਦਿਤਮੁ -- ਮੈਨੂੰ ਦਿਤਾ ਹੈ 
“ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ 
ਦਿਤਮੁ ਮਿਲਾਇ। ” 
- ਖ਼ਾਂਰੂ ੧, ਅਸ ੧੦੧ ੧ 
ਦਿਤੜਾ -- ਦਿਤਾ 
“ਇਹ ਤਨੁ ਮਨੁ ਢਿਤੜਾ ਵਾਰੋ ਵਾਰਾ ਰਾਮ।” 
-- ਵਡ ੫. ਛੰਤ ੧, ੧ : ੨ (576) 
“ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ 
ਨਾਉ।”” -- ਤਿਲੰ ੪, ਅਸ ੨, ੧੬ : ੨ (726) 
ਹੋਰ ਰੁਪ -- ਦਿਤੜੀ -- 
“ਬਾਬੁਲਿ ਦਿਤੜੀ ਦੁਰਿ ਨਾ ਆਵੈ ਘਰਿ ਪੇਈਐ 
ਬਲਿ ਰਾਮ ਜੀਉ।” 
- ਸੂਹੀ ੧, ਛੰਤ ੧, ੪ : ੧ (764) 
ਦਿਤਾ -- 1. ਦੀਆ, ਪ੍ਰ ਦਾਨ ਕੀਤਾ 
“ਅਮਮਲੂ ਗਲੋਲਾ ਕੂੜ ਕਾ ਦਿੜਾ ਦੇਵਣਹਾਰਿ।” 
-- ਸਿਰੀ ੧, ੫,੧:੧(15) 
2. ਦਿਤਾ ਹੋਇਆ ਪਦਾਰਥ 
“ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ।” 
-- ਮਾਝ ੧, ਵਾਰ ੨ਸ, ੧, ੧ :.੩ (138) 
“ਦੇਂਦੇ ਥਾਵਹੁ ਦਿਝਾ ਚੰਗਾ ਮਨਮੁਖਿ ਐਸਾ 
ਜਾਣੀਐ।” 
-- ਮਾਝ ੧, ਵਾਰ ੨ਸ, ੨, ੨ : ੧ (138) 
ਦਿਤਿ -- ਦਿਤੀ ਹੋਈ ਵਸਤ, ਦਾਤ, ਬਖਸ਼ਿਸ਼ 
ਖ਼ਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ 
ਦਬਟੀਐ।” -- ਰਾਮ ਬਸ, ਵਾਰ ੨ : ੬ (967) 
ਦਿਤਿਅਨੁ -- ਦਿਤੇ, ਪ੍ਰਦਾਨ ਕੀਤੇ 
(ਨਾਲ ਵੜ ਛਲ ਇੰਤਿਨਅੱਲ ਨਨਕਮਿਜਿੰਚੀਰੀਮ” 
-- ਬਿਲਾਂ ੫, ੮੦, ੨ : ੨ (820) 


ਦਿਤੀ -- ਦੀਆ, ਪ੍ਰ ਦਾਨ ਕੀਤੀ 





: & (1013) 


“ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ 
ਜੀਉ।” -- ਸਿਰੀ ੫, ਅਸ ੨੯, ੧੮ : ੩ (74) 
ਹੋਰ ਰੂਪ -- - ਦਿਤੀਓ -- 


1243 








ਦਿਤੇ 
“ਸਭਿ ਇੰਦੀਆ ਵਸਿ ਕਰਿ ਦਿਤੀਓ ਸਤਵੰਤਾ 
ਸਾੜਾ।” (ਦਿਤੀਆਂ) 


- ਮਾਰੂ ੫, ਵਾਰ ੧੦ : ੫ (1097) 


ਬੁਝਾਇ।” (ਦਿਤੀ) 
-- ਸਿਰੀ ੩, ੫੮, ੩ : ੪ (36) 
ਦਿਤੀਆਂ -- 
“ਸੇ ਵਸਤੂ ਸਹਿ ਢਿਤੀਆ ਮੈ ਤਿਨ੍‌ ਸਿਉ 
ਲਾਇਆ ਚਿਤੁ ਜੀਉ। ” (ਪੁ ਦਾਨ ਕੀਤੀਆਂ) 
- ਸੂਹੀ ੧, ਕੁਚ ੧ : ੮ (762) 
“ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ _ 
ਹਰਿ ਪ੍ਰਭ ਮਿਲਣ ਨ ਦਿਤੀਆ। ” (ਦਿਤਾ) 
- ਸੂਹੀ ੪੩, ਛੰਤ ੬, ੧ : ੧ (776) 
ਦਿਤੀਨੁ -- 
“ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ 
ਦਿਤੀਨੁ ਜਿੰਦੁ।” (ਦਿਤੀ ਹੈ) 
-- ਮਾਝ ੫, ਦਿਨ ੩' : ੨ (137) 
ਦਿਤੀਮੁ -- 
“ਈਧਣੁ ਕੀਤੋਮੂ ਘਣਾ ਭੋਰੀ ਢਿਤੀਮੁ ਭਾਹਿ।” 
-- ਜੈਤ ੫, ਵਾਰ ਪਸ, ੫, ੨ : ੧ (706) 
ਦਿੰਤੁ -- ਦਿਤਾ ਹੋਇਆ 
“ਸੁਖ ਸਾਗਰੁ ਪਾਇਆਉ ਦਢਿੰਤੁ ਹਰਿ ਮਗਿ ਨ 
ਹੁਟੈ।” -- ਸਵ ੪, ਕਲ ੬ : ੩ (1397) 
(ਮਹਾਨਕੋਸ਼ ਇਸ ਦੇ ਅਰਥ 'ਪ੍ਰਕਾਸ਼ਮਾਨ, ਰੌਸ਼ਨ” 
ਕਰਦਾ ਹੈ) 
ਦਿਤੇ -- 1. ਦਿਤਾ ਹੋਇਆ ਪਦਾਰਥ, ਦਾਤ 
'ਜੋ ਦੇਵੈ ਤਿਸੈ ਨ ਜਾੜੈ ਮੂੜਾ ਦਿਤੇ ਨੌ ਲਪਟਾਏ।” 
- ਸਿਰੀ ੪, ਪਹ ੩, ੨ : ੪ (76) 
ਹੋਰ ਰੁਪ -- ਦਿਤੈ -- 
“ਦਿਝੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ 
ਬਹੁ ਅਗਿਆਨੁ ਅੰਧਾਰੁ। ” 
-- ਗਉ ੪, ਵਾਰ ੩੧ਸ, ੪, ੧ : ੪ (316) 
_2. ਦੇਣ ਦੀ ਕਿਰਿਆ ੧ ੧ 
“ਲਏ ਦਿਤੇ ਵਿਣੁ ਰਹੈ ਨ ਕੋਇ।” 
-- ਆਸਾ ੧, ੪, ੩ : ੨ (350) 
3. ਸਹਾਇਕ ਕਿਰਿਆ 
“ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ 





ਦਿਨ 1244 ਦਿਨਾ 
ਦਿਤੇ।”` -- ਗੂਜ ੫, ਵਾਰ ੨੦ : ੧ (523) | ਹੋਰ ਰੂਪ -- ਦਿਨਸੁ -- 
4. ਪ੍ਰਦਾਨ ਕੀਤੇ “ਅਉਧ ਘਟੈ ਦਿਨਸੁ ਰੈਣਾਰੇ।” 
“ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਢਿਤੇ।” -- ਗਉ ੫, ਸੋਰ ੫, ੧" : ੧(13) 


-- ਸੈਰ ੪, ਵਾਰ ੨੭ : ੧ (653) 
“ਤਿਨ ਕੇ ਢਿਤੇ ਨਾਨਕਾ ਤੇਹੋ ਜੇਹਾ ਧਰਮੁ ।” 
(ਦੇਣ ਨਾਲ) _-- ਸਲੋ ੩, ੧ : ੨ (1413) 
ਹੋਰ ਰੂਪ -- ਦਿਤੈ -- 
“ਰਾਜਾ ਮੰਗੈ ਦਿਤੈ ਗੰਢੁ ਪਾਇ।” (ਦੇਣ ਨਾਲ, 
ਪ੍ਰਦਾਨ ਕਰਨ ਨਾਲ) 
- ਮਾਝ ੧, ਵਾਰ ੧੨ਸ, ੧, ੨ : ੫ (143) 
ਦਿਤੋਸੁ -- 
“ਸਹਿ ਟਿਕਾ ਦਿਤੋਸੁ ਜੀਵਦੈ ।” 
- ਰਾਮ ਬਸ, ੧ : ੭ (966) 
ਦਿਤੋਨੁ -- ਰ 
“ਕਿਰਪਾ ਕਰਿ ਕੈ ਆਪਣੀ ਦਿਤੋਨੂ ਭਗਤਿ 
ਭੰਡਾਰੁ।” (ਉਸ ਨੇ ਦਿਤਾ) 
-- ਸਿਰੀ ੩, ੫੮, ੧ : ੪ (36) 
ਦਿਨ -- 1. ਸੂਰਜ ਚੜਨ ਤੋਂ' ਸੂਰਜ ਡੁਬਣ ਤੱਕ ਦਾ 
ਸਮਾਂ 
“ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ 
ਚਾਰਿ।” - ਸਿਰੀ ੧, ੫, ੧: ੨ (15) 


2. ਸਮੇਂ ਦੀ ਇਕ ਇਕਾਈ, ੧ ਪਹਿਰਾ/ਸੂਰਜ ਦੇ 


ਚੜਨ ਤੇ ਫਿਰ ਚੜਨ ਤੱਕ ਦਾ ਸਮਾਂ 
“ਤੇ ਦਿਨ ਸੰਮਲ ਕਸਟ ਮਹਾ ਦੁਖ ਅਬ ਚਿਤੁ 
ਅਧਿਕ ਪਸਾਰਿਆ।” (ਭਾਵ ਸਮਾਂ) 
-- ਸਿਰੀ ਬੇਣੀ, ੧, ੧ : ੩ (93) 
“ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ।” 


- ਗਉ ਕਬ, ੫੦, ੧ : ੧ (333) 


3. ਸਮਾ 
ਮੀਚੁ।” 
-- ਆਸਾ ੫, ਛੰਤ ੮, ੨ : ੫ (458) 
“ਕੇਤੜਿਆ ਦਿਨ ਗੁਪਤੁ ਕਹਾਇਆ।” 
(ਸਮਾਂ,ਚਿਰ) 
- ਮਾਰੂ ੫, ਸੋਲਾ ੧੦, ੧੨ : ੧ (1081) 
ਦਿਨਸ -- ਦਿਨ 
“ਕੋਟਿ ਦਿਨਸ ਲਾਖ ਸਦਾ ਥਿਰੁ ਥੀਆ।” 
- ਗਉ ੫, ੭, ੧": ੨ (239) 








ਦਿਨਹਿ - ਦਿਨ ਸਮੇ, ਦਿਹਾੜੀ 
“ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ।” 
- ਗਉਂ ੫, ਥਿਤੀ ੧੩ : ੭ (299) 
ਦਿਨਕਰੋ -- ਸੂਰਜ 
“ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ 
ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ।” 
- ਆਸਾਂ ੫, ਛੰਤ ੧੪, ੧ : ੨ (461) 
ਦਿਨਛੇ -- ਦੀਨੀ, ਦਿਤੀ 
ਰਤ ਤਰ ਇਮ 
ਹਰਿ ਪ੍ਰਭ ਦਿਨਛੇ ।” 


- ਬਸੰ ੪, ੪,੨:੨(1178) 
ਦਿਨੰਤਿ -- ਦਿਨ 
“ਰਾਤਿ ਦਿਨੰਤਿ ਰਹੈ ਰੰਗਿ ਰਾਤਾ।” 
- ਰਾਮ ੧, ਓਅੰ ੧੦ : ੩ (931) 


ਰ - ਬਿਲਾ ੧, ਥਿਤੀ ੩ : ੪ (839) 

ਦਿਨਥੇ -- ਦੇਵਾਂ 
“ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ 
ਕਉ ਕਿਆ ਦਿਨਥੇ ।”” 

- ਕਲਿ ੪, ੩, ੩ : ੧ (1320) 
ਦਿਨ ਰਾਤਿ - ਦਿਨੇ ਰਾਤੀ -ਭਾਵ ਹਰ ਸਮੇਂ, 
ਹਮੇਸ਼ਾਂ 

- ਭੈਰ ੫, ੩੧, ੧" : ੨ (1144) 

ਹੋਰ ਰੂਪ - ਦਿਨ ਰਾਤੀ -- 
“ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ 

ਸਬਦੇ ਖੋਈ।”” (ਸਦਾ, ਹਮੇਸ਼ਾਂ ਹੀ) 

-- ਭੈਰ ੩, ੨੧, ੨ : ੧ (1133) 

ਦਿਨਾ -- 1. ਦਿਨ ਭਾਵ ਸਮਾਂ 
“ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਢਿਲਾ।” 
-- ਧਨਾ ੧, ੨, ੧" : ੧ (660) 
2. ਸੂਰਜ ਚੜ੍ਹਨ ਤੇ ਸੂਰਜ ਢਲਣ ਤਕ ਦਾ ਸਮਾਂ, 


ਦਿਨਿ 


1245 


ਦਿਲਹਿ 








ਰੈਣੀ ਅਰੁ ਦਿਨਾ। ” 
- ਮਾਰੂ ੫, ਸੋਲਾ ੮, ੬ : ੩ (1079) 
ਦਿਨਿ -- 1. ਦਿਨ ਭਾਵ ਸਮੇਂ 
“ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ 
ਪ੍ਰਤੁ। ” -- ਮਾਝ ੫, ਬਾਰਾ ੭ : ੩ (134) 
2. ਸਮੇਂ ਦੀ ਇਕ ਇਕਾਈ, ਸੂਰਜ ਚੜ੍ਹਨ ਤੋਂ 
ਢਲਣ ਤੱਕ ਦਾ ਸਮਾਂ 
“ਰਾਤੀ ਕਾਲੁ ਘਟੈ ਦਿਨਿ ਕਾਲੂ ।”” 
-- ਮਲਾ ੧, ਵਾਰ ੨੦ਸ, ੧, ੧ : ੧ (1287) 
“ਸਾਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ 
ਫਲ ਫੁਲ ਦੀਅਉ।” 


-- ਸਵ ੪, ਨਲ ੫ : ੨ (1399) 


ਦਿਨੀਅਰੁ -- ।. ਦਿਨਕਰ, ਸੂਰਜ 
ਦਿਨੀਅਰੁ ਦੇਖੀਐ। ” 

- ਆਸਾਂ ੫, ਛੱਤ ੪, ੩ : ੧ (455) 
(“ਸ਼ਬਦਾਰਥ” ਇਸ ਦੇ ਅਰਥ 'ਦੇ ਹੁੰ` ਕਰਦਾ 
ਹੈ) 

“ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ 
ਚਰਿਓ ਚੰਦੁ ਚੰਦਾਕੀ ।” 
-- ਧਨਾਂ ੪, ੬, ੩ : > (665) 


“ਸੋਈ ਚੰਦੁ ਚੜਹਿ ਸੇਤਾਰੇ ਸੋਈ ਦਿਨੀਅਰੁ ਤਪਤ 


ਰਹੈ।” __ -- ਰਾਮ ੧, ਅਸ ੧, ੧ : ੧ (902) 

2. ਦਿਨ ਰ੍ 

“ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ 
ਸਕੀਐ ਇਕੁ ਤਿਲੈ। ” 


- ਬਿਹਾ ੫, ਛੰਤ ੨, ੨ : ੫ (543) 


ਦਿਨੁ - 1. ਸਮੇਂ ਦੀ ਇਕ ਇਕਾਈ, ਸੂਰਜ ਦੇ 
ਤੋਂ ਸੂਰਜ ਦੇ ਡੁਬਣ ਤੱਕ ਦਾ ਸਮਾਂ 
“ਜਿਨਿ ਦਿਨੁ. ਕਰਿ ਕੈ ਕੀਤੀ ਰਾਤਿ।” 
-- ਆਸਾ ੧, ਸੋਦ ੩, ੪ : ੨ (10) 
“ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ 
ਬਲਿਹਾਰ। ” -- ਮਾਝ ੫, ਦਿਨ ੨ : ੯ (137) 
2. ਦਿਨ ਭਾਵ ਸਮਾਂ 
ਆਇਓਇ। ” 


ਸੋ ਢਿਲੁ ਨੇੜਾ 








-- ਸਿਰੀ ੫, ੯੨, ੪ : ੨ (50) 
ਦਿਨੁ ਰਾਤਿ - ਹਮੇਸ਼ਾਂ 
“ਸੰਤ ਕੈ ਸੰਗਿ ਬਸੈ ਦਿਨੁ ਰਾਤਿ। ” 
- ਗੋਂਡ ੫, ੧੮, ੨ : ੨ (867) 
ਹੋਰ ਰੂਪ -- ਦਿਨੁਰਾਤੀ -- 
“ਘਰਿ ਘਰਿ ਨਿਰਤਿ ਹੋਵੈ ਦਿਨੁ ਭਾਤੀ ਘਟਿ 
ਘਟਿ ਵਾਜੈ ਤੂਰਾ।” 


- ਰਾਮ ੫, 2, ੪ : ੧ (884) 
ਦਿਨੈ -- ਦਿਨ 
“ਸਉ ਓਲਾਮ੍ੇ ਢਿਨੈ ਕੇ ਰਾਤੀ ਮਿਲਨ੍ਹਿ ਸਹੰਸ। ” 
- ਸੂਹੀ ੩, ਵਾਰ ੧੬ਸ, ੧, ੨ : ੧ (790) 
ਦਿਨੋ ਦਿਨੁ -- ਹਰ ਦਿਨ ਨਾਲ, ਨਿਰੰਤਰ 
“ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋਂ ਦਿਨੁ 
ਘਟੀਐ।” -- ਫੁਨ ਪ, ੧੪ : ੪ (1363) 
ਦਿਨੁ । ” -- ਸਵ ੪, ਬਲ ੫ : ੨ (1405) 
ਦਿਬਦਿਸਟਿ - (ਸੰ. ਕਿਯਰ੍ਹਦਿ) ਦੈਵੀ ਅਲੌਕਿਕ 
ਦ੍ਰਿਸ਼ਟੀ, ਉਹ ਨਜ਼ਰ ਜਿਸ ਨਾਲ 
ਸਾਰੇ ਗੁਪਤ ਸਥਾਨ ਦਿਸ ਜਾਣ 
“ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ।” 
-- ਆਸਾ ੩, ੨੮, ੨ : ੨ (425) 
ਦਿਬਦ੍ਰਿਸਿਟਿ - ਅਲੌਕਿਕ, ਦ੍ਰਿਸ਼ਟੀ, ਵੇਖੋ 
“ਦਿਬਦਿਸਟਿ” 
“ਦਿਬ ਦ੍ਰਿਸਟਿ ਜਾਗੇ ਭਰਮੁ ਚੁਕਾਏ । ” 
- ਮਾਰੂ ੩, ਅਸ ੧, ੨ : ੧ (1016) 
ਹੋਰ ਰੂਪ -- ਦਿਬ੍ਰਦ੍ਰਿਸ੍ਹ - 
-“ਅਵਲੋਕ੍ਾ ਬ੍ਹਮੁ ਭਰਮੁ ਸਭੁ ਛੁਟਕ੍ਾ 
ਦਿਬ੍ਦ੍ਰਿਸ੍ਹਿ ਕਾਰਣ ਕਰਣੰ।” 
-- ਸਵ ੪, ਗਯੰ ੩ : ੫ (1402) 
ਦਿਰਾਨੀ -- ਪਤੀ ਦੀ ਛੋਟੀ ਭਰਜਾਈ, ਦੇਵਰਾਨੀ, 
_ਦੇਵਰ ਦੀ ਪਤਨੀ 
“ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ 
_ ਭੁਇਓ। ” _-- ਬਿਲਾ ਕਬ, ੪, ੨ : ੧ (856) 
ਦਿਲ -- ਮਨ, ਚਿਤ, ਅੰਤਹਕਰਣ 
“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ 
ਪਹੂਚੁ । ` -- ਸਿਰੀ ੧, ਅਸ ੧੭, ੪ : ੨ (64)' 


ਦਿਲਹਿ -- ਦਿਲ ਨੂੰ 





ਦਿਲਹੁ 1246 ਦਿਵਾਇਆ 
“ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਹੈ ਰੇ।” - ਬਿਲਾ ਕਬ, ੧, ੧" : ੨ (855) 








ਏਕੁ ਧਿਆਇਆ। ” ਦਿਵਸ -- 1. ਦਿਨ, ਦਿਹਾੜੇ ਰ੍ 
` ਸਿਰੀ ੧, ੨੭, ੩ : ੨ (24) | “,ਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ 
ਦਿਲਹੁ -- ਦਿਲੋਂ ੍ ` ਕਰੇ।”? __ -- ਮਾਝ ੫, ਬਾਰਾ ੧੪ : ੭ (136) 
“ਦਿਲਹੁ ਮੁਹਬਤਿ ਜਿੰਨ ਸੇਈ ਸਚਿਆ।” "ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ 
ਰ੍ -- ਆਸਾ ਫਰ, ੧, ੧ : ੧ (488) ਪ੍ਰਭ ਪਾਗੇ।” (ਦਿਨ ਭਾਵ ਸਮਾਂ) 
ਦਿਲਾ -- ਦਿਲਾਂ, ਦਿਲ ਦਾ ਬਹੁ ਵਚਨ ` -- ਆਸਾ ੫, ਛੰਤ ੧੦, ੪ : ੫ (459) 
“ਘਟਿ ਘਟਿ ਮਾਲਕ ਦਿਲਾ ਕਾ ਸਚਾ | ਹੋਰ ਰੂਪ - ਦਿਵਸੁ - ਰ 
ਪਰਵਦਗਾਰੁ ।” “ਸੋਈ ਦਿਵਸੁ ਭਲਾ ਮੇਰੇ ਭਾਈ।” (ਸਮਾਂ) 
- ਤਿਲੰ ੫, ੩, ੨ : ੨ (724) - ਆਸਾਂ ੫, ੯੮, ੧" : ੧ (395) 
ਦਿਲਾਸਾ -- ਧਰਵਾਸ, ਤਸਲੀ, ਪਿਆਰ, ਭਰਿਆ, | 2. ਸੂਰਜ ਚੜ੍ਹਨ ਤੋਂ ਡੁਬਣ ਤੱਕ ਦਾ ਸਮਾਂ 
ਭਰੋਸਾ, ਧੀਰਜ “ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ 
“ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਪੁਕਾਰ । ”-- ਸਲੋ ਕਬ, ੨੨੩ : ੨ (1376) 
ਦਿਲਾਸਾ ਜੀਉ।” ੍‌ ਹੋਰ ਰੂਪ -- ਦਿਵਸੁ -- 
-- ਮਾਝ ੫, ੩੮, ੩ : ੩ (105) 'ਦਿਵਸੂ ਰਾਤਿ ਦੁਇ ਦਾਈ ਦਾਇਆ ਖੇਲੈ 
“ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਸਗਲ ਜਗਤੁ । ” 
ਦਿਲਾਸਾ। ” _- ਸੋਰ ੫, ੯੦, ੩ : ੧ (630) ` ਜਪੁ ੧, ੩੯ਸ : ੨ (8) 
ਦਿਲਾਵਰ -- (ਫਾ. ਦਿਲਾਵਰ) ਬਹਾਦਰ ਦਿਵਾ -- ਦੇਵਾਂ, ਅਰਪਨ ਕਰਾਂ 
“ਦਸੂਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ।” | _“ਔਰਪੀਂ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ।” 
- ਤਿਲ ੫, ੫, ੨ : ੧ 724) | ` ਫੁਨ ੫. ੨ : ੨ (1361) 
--- ਢਿਲਿ -- ਮਨ/ਚਿਤ ਨਾਲ ਦਿਵਾਇਓ -- ਪ੍ਰਦਾਨ ਕਰਵਾਇਆ, ਦਿਵਾਇਆ 
“ਨਾਨਕ ਨਾਉ ਖੁਦਾਇ ਕਾ ਦਿਲਿ ਹਫ਼ੈ ਮੁਖਿ ਲੇਹੁ।” | _'ਸੈਂ ਸੋ ਪਾਇਓ ਜੁ ਆਪਿ ਦਿਵਾਇਓ।” 
- ਮਾਝ ੧, ਵਾਰ ੬ਸ, ੧, ੧ : ੩ (140) - ਗਉ ੫, ਬਾਅ ੮ : ੪ (251) 











“ਦਾਨਸਬੰਦੁ ਸੋਈ ਦਿਲਿ ਧੋਵੈ।” (ਚਿਤ ਨੂੰ) ਦਿਵਾਇਆ -- ਪ੍ਰਦਾਨ ਕਰਾਇਆ 
-- ਧਨਾ ੧, ੭, ੪ : ੧(662) | “ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ 
“ਜੋ ਢਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਦਾਨੁ ਦਿਵਾਇਆ। ” 


ਕਹੀਐ ਰੇ ਸੋਈ। ” (ਦਿਲੋਂ) - ਸਿਰੀ ੪, ਛੰਤ ੧, ੪ : ੩ (79) 
--- ਤਿਲੰ ੧, ਅਸ ੧, ੭ : ੧ (725) | “ਕਰਤੈ ਪੁਰਖਿ ਤਾਲੂ ਦਿਵਾਇਆ। ” (ਭਾਵ 
ਹੋਰ ਰੂਪ -- ਦਿਲੁ -- ਬਣਵਾਇਆ ਹੈ) 
“ਜੋ ਢਿਲੁ ਸੋਧੈ ਸੋਈ ਹਾਜੀ।” (ਦਿਲ ਨੂੰ) - ਸੋਰ ੫, ੬੪, ੨ : ੧ (625) 
- ਮਾਰੂ ੫, ਸੋਲਾ ੧੨, ੬ : ੨ (1084) | ਹੋਰ ਰੂਪ - ਦਿਵਾਇਆ ਥਾ -- 
ਦਿਲੈ -- ਰ੍ “ਮਲਿ ਅਮੋਲੂ ਨ ਪਾਇਆ ਜਾਈ ਕਰਿ ਕਿਰਪਾ 
“ਖਾਲਕੁ ਯਾਦਿ ਦਿਲੈ ਮਹਿ ਮਉਲਾ।” (ਦਿਲ ਗੁਰੂ ਦਿਵਾਇਆ ਥਾ।” (ਦਿਲਵਾਇਆ ਸੀ) 
ਅੰਦਰ) ਹ - ਮਾਰੂ ੫, ੧੨, ੧" : ੨ (1002) 
- ਮਾਰੂ ੫, ਸੋਲਾ ੧੨, ੭ : ੨ (1084) ਦਿਵਾਇਐ -- 
ਦਿਵਈਹੈ -- ਦਿਵਾਵੇਗਾ, ਦਿਵਾਏਗਾ “ਤਿਨਿ ਪਾਏ ਸਭੇ ਥੋਕ ਜਿਸੁ ਆਪਿ 


“ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈ ੍ ਦਿਵਾਇਐ। ” (ਦਿੰਦਾ ਹੈ) 





”” ਰਜਿ ੫, ਵਾਚ ੯ :: 2 (220) 


ਦਿਵਾਇਬਾ - ਦਿਵਾਂਦਾ ਹੈ 
“ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ 
ਦਇਆਲੁ ਦਿਵਾਇਬਾ। ” 
- ਜੈਤ ੪, 8, ੪ : ੨ (697) 
“ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ 
ਆਪਿ ਦਿਵਾਈ। ” 
- ਗੂਜ ੧, ਅਸ 8, ੪ : ੧ (505) 
ਹੋਰ ਰੂਪ -- ਦਿਵਾਏ -- 
“ਕਰਿ ਕਿਰਪਾ ਜਿਸੁ ਆਪਿ ਦਿਵਾਏ।” 
(ਪ੍ਰਦਾਨ' ਕਰਵਾਏ) 
_.--- ਗਉ ੫. ੧੧੮, ੧" : ੨ (189) 
“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ 
ਤਤੁ ਦਿਵਾਏ।” (ਭਾਵ ਕਰਵਾਏ) 
- ਸੂਹੀ ੪8, ਛੰਤ ੧, ੪ : ੪ (773) 
ਦਿਵਾਜਾ - (ਭਾਵ) ਦਿਖਾਵਾ, ਅਡੰਬਰ 
“ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ 
ਦਿਵਾਜਾ। ” -- ਬਿਲਾ ਕਬ, ੫, ੧" : ੨ (856) 
ਹੋਰ ਰੂਪ -- ਦਿਵਾਜੇ -- 
“ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ।” 
-- ਮਾਝ ੧, ਵਾਰ ੬ਸ, ੧, ੧: ੪ (140) 
ਦਿਵਾਨਾ -- 
“ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ 
ਦਿਵਾਨਾ।” _ -- ਧਨਾ ੯, ੨, ੧ :੨ (685) 
“ਕਹਿ ਕਬੀਰ ਹਉਂ ਭਇਆ ਦਿਵਾਨਾ। ” (ਆਸ਼ਕ 





ਮਸਤ) -- ਭੈਰ ਕਬ, ੪, ੪ : ੧ (1158) 
2. ਪਾਗਲ, ਝਲਾ, ਬਉਰਾ 
“ਨਾਨਕ ਵਿਚਾਰਾ ਭਇਆ ਦਿਵਾਨਾ ਹਰਿ ਤਉ 
ਦਰਸਨ ਕੈ ਤਾਈ।” 
- ਸੂਹੀ ੪, ਅਸ ੧, ੧੨ : ੧ (757) 
ਹੋਰ ਰੂਪ -- ਦਿਵਾਨਾਂ -- 


“ਚਉਰਾਸੀ ਲਖ ਫਿਰੈ ਦਿਵਾਨਾਂ। (ਕਮਲਾ) 

_ -- ਭੈਰ ਕਬ, ੧੫, ੨ : ੨ (1161) 

ਦਿਵਾਨੀ -- 
“ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ 
ਕਾਰਣਿ ਹਰਿ ਢੋਲੀਐ।” 


1247 





(ਡਾ. ਦੀਵਾਨਾ) ਮਸਤ, ਝੱਲਾ, ਬਉਰਾ - 





- ਦੇਵ ੪, ੩, ੧ : ੧ (527) 
ਦਿਵਾਨੁ -- ਪਾਗਲ,ਝੱਲਾ, ਦੀਵਾਨਾ 
“ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ 
ਫਿਰੈ ਢਿਵਾਨੂ। ” 
-- ਸਿਰੀ ੩, ੬੩, ੩ : ੩ (39) 
ਹੋਰ ਰੂਪ -- ਦਿਵਾਨੇ -- 
“ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ , 
ਕਿਆ ਪਾਈਐ। ” 


-- ਰਾਮ ੧, ਓਅੰ ੪੧ : ੪ (935) 


ਦਿਵਾਲ -- (ਫਾ. ਦੀਵਾਰ) ਕੰਧ, ਦੀਵਾਰ 
“ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ। ” 
-- ਗਉ ੧, ੧੩, ੫ : ੧ (155) 
ਦਿਵਾਵੈ -- ਦਿਵਾਏ 


“ਕਰਿ ਕਿਰਪਾ ਜਿਸੁ ਆਪਿ ਦਿਵਾਵੈ । ” 
-- ਗਉ ੫, ੭੯, ੪: ੨ (179) 
“ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ 
ਮਾਰ ਦਿਵਾਵੈ।? (ਪੁਗਾਉਂਦਾ) 
` ਗਉ ੪, ਵਾਰ ੮ਸ, ੪, ੧ ੫ (303) 
ਦਿਵੈ -- ਦਿੰਦਾ ਹੈ 
“ਸਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ। 
- ਸੂਹੀ ੧, ਛੰਤ ੪, ੪ : ੪ (766) 
ਦਿੜੰ -- ਦਿ ਕੀਤੀ, ਪਕੀ ਕੀਤੀ 
-ਰਤੰ।” __-- ਗੂਜ ੧, ਅਸ ੫, ੩ : ੨ (505) 
ਦਿੜਹੁ -- ਪੱਕਾ ਕਰੋ 
“ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ 
ਸਤਿਗੁਰ ਟੇਕ ਟਿਕਾਈ।” 
` ਗੂਜ ੧, ਅਸ ੩, ੫ : ੧ (504) 
ਦਿੜਤਾ -- ਪਕਿਆਈ 
“ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ 
ਨਾਮਿ- ਨਿਸਤਾਰੇ। ” (ਨਿਸਚੇ ਦੀ) 
- ਨਟ ੪, ਅਸ ੩, ੩ : ੨ (981) 





-- ਸਿਰੀ ੩, ਅਸ ੨੫, ੬ : ੨ (70) 
“ਨਾਮੁ ਦਾਨੁ ਇਸਨਾਨੁ ਦਿੜਾਇਆ। ” (ਪੱਕੀ 
ਤਰ੍ਹਾਂ ਸਮਝਾਇਆ) 


ਦਿੜਾਵੇ 1248 ਦੀਆ 
- ਸਿਰੀ ੫, ਅਸ ੨੯, ੧੧ : ੨ (74) । ਹੋਰ ਰੂਪ - ਦੀਓ -- 








ਹੋਰ ਰੂਪ -- ਦਿੜਾਏ -- “ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ 
“ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਦੀਓ ਹਰਿ ਨਾਮੁ ਛਡਾਵੈ। ” 
ਸਤਿਗੁਰਿ ਨਾਮ ਢਿੜਾਏ।”” (ਪਰਿਭਾਸ਼ਾ) -- ਗਉਂ ੪, ੪੯, ੨ : ੩ (167) 


- ਆਸਾ ੪, ਛੰਤ ੯, ੨ : ੪ (443) | ਦੀਓ -- ।. ਦਿਤਾ, ਵੇਖੋ “ਦੀਉ” 
ਦਿੜਾਵੈ -- ਪਕੀ ਤਰ੍ਹਾਂ ਦ੍ਰਿਤ ਕਰਾਏ/ਸਮਝਾਏ 2. ਸਹਾਇਕ ਕਿਰਿਆ 








ਲਇਆ ਨ ਜਾਇ।” -- ਗਉ ਕਬ, ੪੦, ੧ : ੨ (331) 
-- ਸਿਰੀ ੩, ਅਸ ੧੯, ੪ : ੧ (65) “ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ 
ਦਿੜਿਆ -- ਪੱਕਾ ਕੀਤਾ, ਦ੍ਰਿੜ ਕੀਤਾ ਦੀਓ ਹੈ ਬਤਾਇ।” 
“ਸੇ ਜਨ ਪਰਵਾਣੁ ਹੋਏ ਜਿਨੀ ਇਕੁ ਨਾਮੁ ਦਿੜਿਆ - ਗੂਜ ੫, ੨੧, ੧" : ੨ (500) 
ਦੁਤੀਆ ਭਾਉ ਚੁਕਾਇਆ।” ਹੋਰ ਰੂਪ -- ਦੀਓਇ -- 
- ਆਸਾ ੩, ਛੰਤ ੭, ੮ : ੫ (441) “ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ 
ਦਿੜੀ -- ਪੱਕੀ ਤਰ੍ਹਾਂ, ਚੰਬੜੀ ਹੋਈ, ਦ੍ਰਿੜ ਹੋਈ ਦੀਓਇ। ” 
ਹੋਈ ਹੈ -- ਸਿਰੀ ੪, ਵਾਰ ੧੬ : ੫ (89) 
“ਉਨ ਤੇ ਦੁਗੁਣ ਦਿੜੀ ਉਨ ਮਾਏ।” ਦੀਅਉ -- 1. ਦਿਤਾ, ਸਹਾਇਕ ਕਿਰਿਆ 
-- ਗਉ ੫, ੭੮,੧:੪(178) ! “ਗੁਰੁ ਮਿਲ੍ਿਉ ਸੋਇ ਭਿਖਾ ਕਹੈ ਸਹਜ ਰੰਗਿ 
ਦਿੜੁ -- ਪਕੀ ਤਰ੍ਹਾਂ ਦਰਸਨੁ ਦੀਅਉ। ” 
“ਦਿੜੁ ਕਰਿ ਚਰਣ ਰਹੇ ਪ੍ਰਭ ਤੁਮਰੇ ਸਹਜੇ ਬਿਖਿਆ - ਸਵ ੩, ੧੯ : ੬ (1395) 
ਭਈ ਖੀਓ।” 2. ਦਿੱਤਾ, ਪ੍ਰਦਾਨ ਕੀਤਾ 
-- ਆਸਾ ੫, 82, ੨ : ੨ (382) “ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ 
“ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ 
ਨਾਮੁ ਢਿੜੁ।” (ਦ੍ਰਿੜ ਕਰ) ਤ੍ਰਾਸ।'` -- ਸਵ 8, ਕਲ ੪ : ੩ (1399) 
-- ਰਾਮ ੩, ਵਾਰ ੧੧ : ੩ (952) “ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸ 
“ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਦੇਖਿ ਚਰੰਨ ਅਘੰਨ ਹਰ੍ਹਉ।” 
ਕਰਹਿ।”(ਪਕੀ ਤਰ੍ਹਾਂ, ਸਮਝ ਜਾਵੇ) - ਸਵ 8, ਨਲ ੧੧ : ੨ (1400) 
- ਸਲੋ ਫਰ, ੧੧੭ : ੧ (1384) | ਦੀਅਨੂ -- ਦਿੱਤਾ, ਪ੍ਰਦਾਨ ਕੀਤਾ 
ਦਿੜੇ - ਦ੍ਰਿੜ ਕਰਾਏ ਜਾਂਦੇ ਹਨ | ਰਾਜੁ 'ਜੋਗੁ ਤਖਤੁ ਦੀਅਨੁ ਗੁਰ ਰਾਮਦਾਸ। ” 
“ਤੀਨੌ ਜੁਗ ਤੀਨੌਂ ਦਿੜੇ ਕਲਿ ਕੇਵਲ ਨਾਮ ਅਧਾਰ। ” - ਸਵ ੩, ਨਲ ੪ : ੧ (1399) ` 
-- ਗਉ ਰਵਿ, ੧, ੧ : ੨ (346) | ਦੀਅਰਾ -- ਦੀਵਾ ਰ 
ਦੀ -- ਸਬੰਧ ਬੋਧਕ, ਪ੍ਰਤਯ ___ “ਉਤਮੁ ਦੀਅਰਾ ਨਿਰਮਲ ਬਾਤੀ।”” 
“ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ - ਧਨਾ ਸੈਣ, ੧, ੨ : ੧ (695) 
_ ਕੀਮ ਨ ਪਾਈ।”” ਦੀਆ -- ।. ਦਿਤਾ, ਪ੍ਰਦਾਨ ਕੀਤਾ 
-- ਸਿਰੀ ੩, ੪੮, ੩ : ੨ (32) | “ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ 
ਦੀਉ -- ਦਿੱਤਾ, ਪ੍ਰਦਾਨ ਕੀਤਾ ਦੀਆ ਨਾਮੁ। ” 
“ਨਾਮ ਵਡਾਈ ਤੁਧੁ ਭਾਣੈ ਦੀਉ।” - ਸਿਰੀ ੧, ੧੯, ੨ : ੩ (21) 





-- ਗਉ ੧, ਅਸ ੧੨, ੭ : ੩ (226) | ਸਤਿਗੁਰਿ ਦੀਆ ਅੰਮ੍ਰਿਤ ਨਾਮੁ।” 


ਦੀਐ 


1249 


ਦੀਸਹਿ 





- ਪ੍ਭਾ ੧, ੫, ੨ : ੨ (1328) 
2. ਦਿਤਾ, ਸਹਾਇਕ ਕਿਰਿਆ 
“ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ 
ਪ੍ਰਭੁ ਢੀਆ ਦਿਖਾਇ।” 


=- 'ਸਿਰੀ ੪, ੬੮, ੧" : ੨ (41) 


“ਸਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ 
ਬੁਝਾਇ ਜੀਉ।” 
- ਸਿਰੀ ੧, ਅਸ ੨੮, ੪ : ੩ (72) 
“ਸਤਿਗੁਰ ਸਾਚੈ ਦੀਆ ਭੇਜਿ।” 
-- ਆਸਾ ੫, ੧੦੧, ੧ : ੧ (396) 
3. ਸੰਬੰਧ ਵਾਚਕ ਪ੍ਰਤਯ 
“ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ 
ਨਾਨਕ ਸਭੋ ਜਾਉ।” 
-- ਮਾਝ ੧, ਵਾਰ ਦਸ, ੧, ੪ : ੨ (142) 
“ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ 
ਏਹਿ ਵਡਿਆਈਆ।” 
ਰ੍ -- ਰਾਂਮ ੩, ਅਨੰੰ ੪ : ੪ (917) 
4. ਲਾਇਆ 


“ਜਿਸ ਕਾ ਗ੍ਰਿਹੁ ਤਿਨਿ ਢੀਆ ਤਾਲਾ ਕੁੰਜੀ ਗੁਰ 


_ਸਉਪਾਈ।” 
-- ਗਉ ੫, ੧੨੨”, ੩ : ੧ (205) 
“ਕਹੁ ਕਬੀਰ ਜਿਨਿ ਢੀਆ ਪਲੀਤਾ ਤਿਨਿ ਤੈਸੀ 
ਝਲ ਦੇਖੀ।” 
-- ਗਉਂ ਕਬ, ੪੭, ੩ : ੨ (333) 
“ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ 
ਤਾਲਾ । 
- ਭੈਰ ੩, ਅਸ ੧, ੭ : ੧ (1154) 
5. ਦੀਵਾ, ਦੀਪਕ 
“ਤਿਹ ਰਾਵਨ ਘਰ ਦੀਆ ਨ ਬਾਤੀ।” 
'-- ਆਸਾ ਕਬ, ੨੧, ੨ : ੨ (481) 
6. ਵਜਾਇਆ (ਭਾਵ) 
ਮਨੁ ਜੰਜਾਲ ਨ ਛੋਡਈ ਜਮ ਢੀਆ ਦਮਾਮਾ 
ਆਇ।” 


-- ਸਲੋ ਕਬ, ੨੨੭ : ੨ (1376).- 


ਦੀਐ -=- 1. ਦੇ ਸਕਦਾ ਹੈ, ਸਹਾਇਕ ਕਿਰਿਆ 
“ਲੇਖਾ ਮਾਗੈ ਤਾ ਕਿਨਿ ਦੀਐ।” 
ਰ `- ਮਾਝ ੩, ਅਸ ੩, ੭ : ੧(111) 





“ਜਿਸ ਕੈ ਦੀਐ ਰਹੈ ਅਘਾਇ।” 
- ਗਉ ੫, ਸੁਖ ੧੪, ੧ : ੩ (281) 
ਦੀਈ -- 1. ਦਿਤੀ, ਸਹਾਇਕ ਕਿਰਿਆ 
“ਦੀਈ ਭਵਾਰੀ ਪੁਰਖਿ ਬਿਧਾਤੇ ਬਹੁਰਿ ਬਹੁਰਿ 
ਜਨਮਾਧੇ। ” -- ਆਸਾ ੫, ੧੨੬, ੩ : ੨ (403) 
“ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ 
ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ 
ਦੀਈ।” (ਭਾਵ ਸੌਂਪੀ) --- ਰ 
- ਵਾਰ ੪, ਵਾਰ ੧੭ : ੩ (593) 
ਹੋਰ ਰੂਪ -- ਦੀਏ -- ਰ੍ 
“ਸਭਨਾ ਕਉ ਸਨਬੰਧੁ ਹਰਿ ਕਰਿ ਢੀਏ।” 
- ਗੂਜ ੪, ੭, ੧ : ਦ (494) 
2. ਪ੍ਰਦਾਨ ਕੀਤੀ, ਦਿਤੀ 
“ਰਾਸਿ ਦੀਈ ਹਰਿ ਏਕੋ ਨਾਮੁ।” 
- ਗੋਂਡ ੫, ੪, ੧" : ੧ (863) 
ਹੋਰ ਰੂਪ - ਦੀਏ -- 
“ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ।” 
(ਦਿਤਿਆਂ, ਪ੍ਰ ਦਾਨ ਕੀਤਿਆਂ) 
-- ਸਿਰੀ ੩, ਅਸ ੨੩, ੧੦ : ੩ (69) 
“ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ 
ਸਭਸੁ ਕਉ ਦੀਏ ਜੀਉ।” (ਦਿੰਦਾ ਹੈ) 
-- ਮਾਂਝ ੫, ੩੫, ੨ : ੩ (104) 








ਦੀਏ -- 1. ਸਹਾਇਕ ਕਿਰਿਆ, ਦਿਤੇ, ਵੇਖੋ 


“ਦੀਈ” (1) 
2. ਦਿਤੇ, ਪ੍ਰਦਾਨ ਕੀਤੇ, ਵੇਖੋ “ਦੀਈ” (2) 
3. ਦੀਵੇ, ਦੀਪਕ 
ਮੁਖਿ ਢੀਏ।” _ ਰ੍ 
-- ਰਾਂਮ ੧, ੪, ੨ : ੧ (877) 
“ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ 
ਸੁਣੈ ਨ ਵੈਣ।” 
- ਸਿਰੀ ੧, ਪਹ ੨, ੪ : ੨ (76) 
ਦੀਸਹਿ -- ਦਿਸਦੇ ਹਨ . ਰ 
“ਤੈ ਗੁਣ ਢੀਸਹਿ ਮੋਹੇ ਮਾਇਆ।” _ 
-- ਮਾਝ ੩, ਅਸ ੩੩, ੧ : ੨ (129) 


ਹੋਰ ਰੂਪ -- ਦੀਸਹੀ -- 





ਦੀਸਤ 


“ਆਵਤ ਜਾਤ ਨ ਦੀਸਹੀ ਨਾ ਪਰ ਪੰਖੀ 
ਤਾਹਿ।” (ਦਿਸਦੇ) 
-- ਬਿਹਾ ੪, ਵਾਰ ੬ਸ, ੩, ੨ : ੨ (550) 
ਦੀਸਤ -- ਦਿਸਦਾ 
“ਦੀਸਤ ਮਾਸੁ ਨ ਖਾਇ ਬਿਲਾਈ। ” 
-- ਰਾਮ ੫, ੫੦, ੨ : ੧ (898) 
ਦੀਸਿ - ਦਿਸਦਾ 
“ਦੀਸਿ ਆਵਤ ਹੈ ਬਹੁਤੁ ਭੀਹਾਲਾ।” 
-- ਆਸਾ ੫, ੫੪, ੩ : ੧ (384) 
ਹੋਰ ਰੂਪ -- ਦੀਸੇ -- 
_ “ਸਚੈ ਊਪਰਿ ਅਵਰ ਨ ਦੀਸੇ ਸਾਚੇ ਕੀਮਤਿ 
ਪਾਈ ਹੇ।” 
- ਮਾਰੂ ੧, ਸੋਲਾ ੩, ੮ : ੩ (1023) 
ਦੀਸੈ -- 
“ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ 
ਚਲਣਹਾਰੂ।” (ਦਿਸੇ, ਵਖਾਈ ਦੇਵੇ) 
- ਸਿਰੀ ੧, ੨੦, ੩ : ੨ (21) 
“ਗੁਰਮੁਖਿ ਢੀਸੈ ਸਹਜਿ ਸੁਭਾਇ।” (ਦਿਸ 
ਪੈਂਦਾ .ਹੈ) 
- ਗਉਂ ੧, ਅਸ ੪, ੨ : ੩ (222) 
ਦੀਸੈ _=- 1. ਦਿਸੇ, ਵਖਾਈ ਦੇਵੇ, ਵੇਖੋ 'ਦੀਸਿ” 
2. ਜਾਪਦਾ/ਲਗਦਾ ਹੈ 
“ਗੁਰ ਕੈ ਸਬਦਿ ਮਹਲੁ ਘਰੁ ਢੀਸੈ।” (ਹਰੀ 
ਦਾ ਮਹਲ ਵਸਣ ਲਈ ਘਰ ਜਾਪਦਾ ਹੈ) 
- ਬਿਲਾ ੧, ਥਿਤੀ ੧“ 
ਦੀਖਿਆ -- ਉਪਦੇਸ਼, ਲਿਖਿਆ 
“ਦੀਖਿਆ ਆਪਿ ਬੁਝਾਇਆ ਸਿਫਤੀ ਸਚਿ 
ਸਮੇਉ।” 
`..` - ਮਾਝ ੧, ਵਾਰ ੨੭ਸ, ੨, ੧ : ੨ (150) 
ਦੀਜਈ -- ਦੇਂਦੇ ਹਨ 
“ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ। ” 
੍ ਰ੍ - ਫੁਨ ੫, ੨੨ : ੨ (1363) 
ਦੀਜਹਿ -- 1. ਦਿਤੇ ਜਾਣ, ਦੇਈਏ 
“ਜਿਉ ਬਿਗਾਰੀ ਕੈ ਸਿਰਿ ਢੀਜਹਿ ਦਾਮ।”? 
-- ਗਉ ੫, ੮੦, ੨ : ੧ (179) 
2. ਦੇਵਾਂ, ਭੇਟਾ ਕਰਾਂ 
“ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ 


1250 





: ਦ (839) 





ਦੀਦਨੇ 
ਅਕੋਰਿ।” -- ਜੈਤ ੫, ੯, ੧" : ੨ (701) 
3. ਦਿਓ, ਦੇਵੋ 
“ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ 
ਸੁਣੀਅਹਿ ਅਬਿਨਾਸੀ ਰਾਮ।” 
_- ਸੂਹੀ ੫, ੬, ੨ : ੧ (780) 
ਦੀਜੀਐ =- ਦੇਵੋ 


“ਦੌਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ।” 
- ਬਿਲਾ ੫, ੩੫, ੧ : ੧ (809) 
ਦੀਜੈ -- ਦਿਓ 
“ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ 
ਗਵਾਇ।”” (ਵਾਰ ਦਿਓ/ਭੇਟਾ ਕਰੋ) 
- ਸਿਰੀ ੩, ੩੬, ੪ : ੧ (27) 
"ਜੋ ਸਿਰੁ ਸਾਂਈ ਨ ਨਿਵੈ ਸੋ ਸਿਰੁ ਢੀਜੈ ਡਾਰਿ।” 
(ਦੇਈਏ) 
-- ਸਿਰੀ ੪, ਵਾਰ ੧ਪਸ, ੨, ੧ : ੧ (89) 
“ਦਸਵੈ ਦੁਆਰਿ ਕੁੰਚੀ ਜਬ ਢੀਜੈ।” (ਦੇਈ ਦੀ 
ਹੈ) - ਗਉ ਕਬ, ੨੪ : ੩ (341) 
“ਆਪਨੜਾ ਮਨੁ ਵੇਚੀਐ ਸਿਰ ਦੀਜੈ ਨਾਲੇ।” 
(ਦੇਈਏ) -- ਆਸਾ ੧, ਅਸ ੧2, ੫ : ੧ (420) 
ਦੀਤ -- ਦਿਤਾ 
“ਚਿਤਿ ਨ ਆਇਓ ਪਾਰਬੂਹਮੁ ਤਾ ਖੜਿ ਰਸਾਤਲਿ 
ਦੀਤ।” `-- ਸਿਰੀ ੫, ਅਸ ੨੬, ੭ : ੪ (71) 
ਦੀਤਾ -- ਦਿਤਾ 
“ਰਾਵੇ ਰੰਗਿ ਰਾਤੜਿਆ ਨ ਗਾ ਦੀਤਾ 


-- ਆਸਾ ੧, ਛੰਤ ੧, ੪ : ੨ (436) 


ਸੁਮਤਿ ਦੀਤੀ। ” ੨ 
-- ਸੋਰ ੫, ੮੮, ੧": 
ਦੀਤੁ - _ ੩ 
“ਸਗਲ ਮਨੋਰਥ ਮੁਕਤਿ ਪਦੁ ਢੀਤੁ ।” 
- ਗਉਂ ੫, ੧੪੮, ੧ : ੨ (195) 
ਦੀਢੰ - ਦੇਖਦੀ ਹੈ ੨ 
“ਬੰਦੇ ਚਸਮ ਦੀਦੰ ਫਨਾਇ। ” (ਜੋ ਅੱਖ ਦੇਖੀ ਹੈ, 
ਜੋ ਦ੍ਰਿਸ਼ਟਮਾਨ ਹੈ) ਪ੍‌ 
ਰ੍ - ਤਿਲੰ ੫, ੧, ੧" : ੧ (723) 
ਦੀਦਨੇ -- (ਫਾ. ਦੀਦਨ) ਦੇਖਨ£ਦੀ ਕ੍ਰਿਯਾ 


੨ (630). 


ਦੀਦਾਰ 


1251 


ਰ ਦੀਨ-ਦੈਆਲ 





“ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ 
ਮੋਲੂ।”” - ਤਿਲੰ ੫, ੫, ੧: ੧ (724) 
ਦੀਢਾਰ -- (ਫਾ. ਦੀਦਾਰ) ਦਰਸਨ 
“ਜੋ ਰਤੇ ਦੀਦਾਰ ਸੇਈ ਸਚੁ ਹਾਕੁ । ” 
-- ਰਾਮ ੫, ਵਾਰ ੫ : ੧ (959) 
ਹੋਰ ਰੂਪ -- ਦੀਦਾਰਿ -- 
“ਨਾਨਕ ਦਰਿ ਦੀਦਾਰਿ ਸਮਾਇ। ” 
ਵਿਚ) 
-- ਰਾਮ ੩. ਵਾਰ ੧੯ਸ, ੧, ੨ ! ੮ (956) 
ਦੀਦਾਰੁ - 
“ਦੀਦਾਰ ਪੂਰੇ ਪਾਇਸਾ ਥਾਉ ਨਹੀ ਖਾਇਕਾ। ” 
-- ਸਿਰੀ ੪, ਵਾਰ ੨ਸ, ੧, ੨ : ੨ (83) 
ਦੀਨ -- 1. ਅਨਾਥ, ਗਰੀਬ, ਨਿਮਾਨੇ 
“ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ।” 
-- ਸਿਰੀ ੫, ੮੩, ੧ : ੩ (46) 
“ਰਮ ਬਾਰਿਕ ਦੀਲ ਕਰਰੁ ਪੁਤਿਪਾਲਾ।" 
- ਮਾਝ ੪, ੨, ੪ : ੨ (94) 
“ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ 
ਗਾਤੇ।” (ਗਰੀਬ) 
- ਗਉ ੫, ੧੩੫”, ੧ : ੨ (209) 
“ਦੀਨ ਦੁਖ ਭੰਜਨ ਦਯਾਲ ਪ੍ਰਭੂ ਨਾਨਕ ਸਰਬ 
ਜੀਅ ਰਖ੍ਹਾ ਕਰੋਤਿ।” 
-- ਸਸ ੫, ੪2 : ੪ (1358) 


(ਮਹਾਨਕੋਸ਼ ਇਥੇ “ਦੀਨ” ਦੇ ਅਰਥ 'ਗਰੀਬੀ” 


(ਦਰਸ਼ਨਾਂ 


ਕਰਦਾ ਹੈ) 
2. ਪਰਲੋਕ 
“ਐਸਾ ਰਾਮੁ ਦੀਨ ਦੁਨੀ ਸਹਾਈ।” (ਲੋਕ 
ਪਰਲੋਕ) 
- ਗਉਂ ੫, ੧੭੪, ੧” : ੧ (200) 
“ਨਿੰਦਕ ਕਾ ਮੁਖੁ ਕਾਲਾ ਹੋਆ ਢੀਨ ਦੁਨੀਆ ਕੈ ` 
ਦਰਬਾਰਿ। ” 
- ਧਨਾ ੫, ੧੫, ੨ : ੨ (674) 
3. ਦੀਨਤਾ, ਗਰੀਬੀ 
“ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ।” 
- ਮਾਰੂ ੫, ੨੪, ੨ : ੧ (1006) 
4. ਦਿਤਾ 


“ਸਰਬਸੁ ਨਾਮੁ ਭਗਤ ਕਉ ਦੀਨ ।” 
-- ਗਉਂ ੫, ਅਸ ੧੧, ੮ : ੨ (240) 





“ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ 
ਮੇਰੈ ਹੀਅਰੈ ਢੀਨ।” 
- ਟੋਡੀ ੫, ੨੦, ੧ : ੧ (716) 
5. ਦੀਨਤਾ, ਨਿਮਰਤਾ 
“ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ।” 
- ਸਲੋ ਕਬ, ੫੧ : ੨ (1367) 
ਦੀਨ ਦਇਆਰਾ -- ਗਰੀਬਾਂ/ਅਨਾਥਾਂ ਉਪਰ 
ਦਇਆ ਕਰਨ ਵਾਲਾ 
ਦਇਆਰਾ। ` 
- ਬਿਹਾ ੫, ਛੰਤ ੭, ੪ : ੬ (547) 
“ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ 
ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ। ” 
-- ਆਸਾ ੫, ੧੫੫, ੨: ੧ (409) 
ਹੋਰ ਰੂਪ -- ਦੀਨ ਦਇਆਲਾ -- 
“ਕਰਿ ਕਿਰਪਾ ਪ੍ਰਭ ਦੀਨ ਦਇਆਲਾ। ” 
-- ਵੱਡ ੫, ੪, ੧" : ੧ (563) 
ਦੀਨ ਦਇਆਲਿ -- 
“ਦੀਨ ਦਇਆਲਿ ਗੁਰੁ ਸਾਧੁ ਮਿਲਾਇਆ 
ਮਿਲਿ ਸਤਿਗੁਰ ਮਲੂ ਲਹਿ ਜਾਇ ਜੀਉ।” 
- ਆਸਾ ੪, ਛੰਤ ੧੧, ੩ : ੫ (445) 
ਦੀਨ-ਦੁਖ-ਭੰਜਨ -- ਗਰੀਬਾਂ ਦਾ ਦੁਖ ਦੂਰ ਕਰਨ 
ਕਿ 
ਪਾਈਐ।”_ - ਗੂਜ ੫, ੨੨, ੨ : ੧ (500) 
ਹੇਰ ਰੂਪ -- ਦੀਨ ਦੁਖ ਭੰਜਨੁ -- 
ਮਰਣ ਦੁਖ ਲਾਥੇ।” (ਗਰੀਬਾਂ ਦਾ ਦੁਖ ਦੂਰ 
ਕਰਨ ਵਾਲਾ) 

- ਆਸਾ ੫, ੧੨੬, ੪ : ੩ (403) 
ਦੀਨ-ਦੈਆਲ -- ਨਿਮਾਣਿਆਂ/ਗਰੀਬਾਂ ਉਪਰ 
_ ਦਿਆਲੂ 
“ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ 
ਪ੍ਰਤਿਪਾਲਾ।” _-- ਧਨਾ ੫, ੭, ੪ : ੧ (672) 

ਹੋਰ ਰੂਪ -- ਦੀਨ ਦੈਆਲਾ -- ___ 
“ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ 





ਦੀਨ ਦੈਆਲਾ। ” 
- ਗੂਜ ੫, ੩੨, ੩ : ੧ (503) 
ਦੀਨ-ਬੰਧ -- ਦੀਨਾਂ ਦਾ ਬੰਧੂ/ਸਹਾਇਕ 
“ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ 
ਸਹਾਈ।” _-- ਟੋਡੀ ੯, ੧, ੧ : ੨ (718) 
ਦੀਨ ਬੰਧਵ -- ਨਿਮਾਣਿਆਂ ਦਾ ਮਿੱਤਰ 
“ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ।” 
`_`` ਗੂਜ ੫, ਅਸ ੨, ੧ : ੧ (508) 
ਦੀਨਾ -- 1. ਦਿਤਾ, ਪ੍ਰਦਾਨ ਕੀਤਾ 
ਠਾਕੁਰਿ ਦੀਨਾ।” _- 
- ਸਿਰੀ ੫, ਛੰਤ ੨, ੫ : ੫ (80) 
2. ਗਰੀਬਾਂ/ਨਿਮਾਣਿਆਂ ਦਾ 
“ਦੀਨਾ ਨਾਥੁ ਸਰਬ ਸੁਖਦਾਤਾ। ” 
- ਗਉ ੧, ੧੨, ੪.: ੩ (154) 
“ਏਕੁ ਨਿਵਾਹੂ ਰਾਮ ਨਾਮਿ ਦੀਨਾ ਕਾ ਪ੍ਰਭੁ ਨਾਥ।” 


--" ਆਸਾ ੫, ਅਸ 2, ੫ : 2 (431) 


- ਸੂਹੀ ੫, ਅਸ ੧, ੬ : ੧ (759) 
“ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ 
ਤਿਨ ਦੀਨਾ ਧਾਕੁ।” 
-- ਬਿਲਾ ੫, ੧੦੪, ੧ : ੨ (825) 
ਦੀਨਾ ਨਾਥ -- ਗਰੀਬਾਂ/ਨਿਮਾਣਿਆਂ ਦਾ ਸੁਆਮੀ 
“ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ।” 
- ਮਾਝ ੫, ਦਿਨ ੨ : ੬ (137) 
ਹੋਰ ਰੂਪ -- ਦੀਨਾ ਨਾਥੁ -- 
“ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ 
ਨਾਮੁ ਵਖਾਣਾ।” 
-- ਧਨਾ ੧, ਛੰਤ ੨, ੫ : ੪ (689) 
ਦੀਨੀ -- 1. ਦਿਤੀ, ਸਹਾਇਕ ਕਿਰਿਆ 
ਧੁਰਿ ਪਾਇਆ।” 





-- ਸਿਰੀ ੫, ਪਹ ੪, ੧ : ੩ (77) 


2, ਵਿ, ਪੁਦਾਨ' ਕੀਤੀ 
“ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ | 
ਹਰਿ ਦੀਲੀ।” 


1252 








ਦੀਨ੍ਹ 


-- ਗਉ ੩, ੩੮, ੨ : ੩ (163) 
ਦੀਨੁ -- 1. ਧਰਮ, ਵੇਖੋ “ਦੀਨ” 
“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ 
_ ਮਾਲੁ ਮੁਸਾਵੈ।” 
-- ਮਾਝ ੧, ਵਾਰ ੮ਸ, ੧, ੧ : ੨ (14) 
“ਦੀਨੁ ਛਡਾਇ ਦੁਨੀ ਜੋ ਲਾਏ।” 
- ਸੂਹੀ ੫, ੨੯, ੧ : ੧ (743) 
2. ਹੀਣਾ, ਕੰਗਾਲ, ਗਰੀਬ, ਨਿਮਾਣਾ 
“ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ।” 
- ਗਉ ੫, ਸੁਖ ੧੩, ੩ : ੬ (280) 
ਉਪਕਾਰੇ ।” 
. ” ਸੂਹੀ ਪ, ੬, ੨ : ੧ (738) 
ਦੀਨੇ -- ।. ਦਿਤੇ (ਸਹਾਇਕ ਕਿਰਿਆ) 
“ਕਰ ਗਹਿ ਲੀਨ ਹਚਿਜਲੋ ਦੀਨੇ ਜੋਨਿ ਨੀ ਧਾਵੈ 
ਨਹ ਮਰੀ।” 
- ਸਿਰੀ ੫, ਛੰਤ ੩, ੫ : ੪ (81) 
“ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ।” 
-- ਗਉ ੫, ੧੦੮", ੨ : ੧(201) 
ਹੋਰ ਰੂਪ -- ਦੀਨੋ -- 
“ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ 
ਦੀਨੋ ਜਗਤੁ ਸਭੁ ਗੋਲ ਅਮੋਲੀ।” (ਦਿਤੇ) 
- ਗਉ ੪, ੫੩, ੧" : ੨ (168) 
2. ਦਿਤੇ, ਪ੍ਰ ਦਾਨ ਕੀਤੇ ___ 
“ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ 
ਨਿਵਾਰਾ।” 
__ - ਆਸਾ ਕਬ, ੧੬, ੧ : ੧ (479) 
ਹੋਰ ਰੂਪ -- ਦੀਨੋ -- 
“ਲਾਖ ਅਰਬ ਖਰਬ ਦੀਨੋ ਦਾਨ।” 
>ਗਉ ੫; ੧੧੧, ੧ : ੨ (202) 
ਦੀਨ - ਦਿਤੀ (ਸਹਾਇਕ ਕਿਰਿਆ) 
ਹਰਿ ਕਾਰੈ ਲਾਵੈ।” 
-- ਮੇਲਾ ੪, ੪, ੧ : ੨ (1263) 
ਹੋਰ ਰੂਪ -- ਦੀਨ੍ਹਾਂ - . 
“ਹਰਿ ਹਰਿ ਤੰਤੁ ਮੰਤੁ ਗੁਰਿ ਦੀਲ੍ਾ। ”. 
- ਆਸਾਂ ੫, ੬੨, ੪ : ੧ (386) 





ਦੀਨ੍ਹਾ 


1253 


.ਦੀਪਾਇਆ 





ਦੀਨ੍ਹਾਂ - 1. ਦਿਤਾ (ਸਹਾਇਕ ਕਿਰਿਆ), ਵੇਖੋ 
“ਦੀਨ” 
ਹੋਰ ਰੁਪ -- ਦੀਨੀ -- 
“ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ੀ।” 
-- ਆਸਾ ੫, ੮੬, ੧: ੪ (392) 
ਦੀਨ - 
“ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨ੍ੋ।” 
-- ਬਿਲਾ ੫, ੮੬, ੧ : ੨ (821) 
2. ਪ੍ਰਦਾਨ ਕੀਤਾ; ਦਿਤਾ 


“ਸੰਗਿ ਚਲਨ ਕਉ ਤੋਸਾ ਢੀਨ੍ਹਾ ਗੋਬਿੰਦ ਨਾਮ ਕੇ 


ਬਿਉਹਾਰੀ । ” 
-- ਆਸਾ ੫, ੧੨੨, ੧ : ੨ (401) 
ਹੋਰ ਰੁਪ -- ਦੀਨੇ -- 
_ “ਸਰਬ ਫਲਾ ਦੀਨ੍ਹੇ ਗੁਰਿ ਪੂਰੈ ਨਾਨਕ ਗੁਰਿ 
ਨਿਸਤਾਰਿਆ। ” 
-- ਸੀ ੫. 29, 2 : 2 (126) 
ਦੀਪ -- 1. ਚਹੁਆਂ ਪਾਸਿਆਂ ਤੋਂ ਘਿਰਿਆ ਧਰਤੀ 
ਦਾ ਖੰਡ ਭਾਵ ਦੇਸ 
“ਸੁਣਿਐ ਦੀਪ ਲੋਅ ਪਾਤਾਲ।” 
-- ਜਪੂ ੧, ੮ : ੩ (2) 
ਦਸ ਅਸਟ ਪੁਰਾਣਾ । 
-- ਸਿਰੀ ੪, ਵਾਰ ੪ : ੧ (84) 
ਹੋਰ ਰੂਪ - ਦੀਪ -- 
“ਘਟੰਤ ਰੂਪ ਘਟੰਤ ਦੀਪੰ ਘਟੰਤ ਰਵਿ 
ਸਸੀਅਰ ਨਖ੍ਰਤੁ ਗਗਨੰ।” 


` == ਸੋਸੋਂ ੫, ੯ : ੧ (1354) 


2. ਦੀਵਾ 
ਰਿ 
ਅਪਾਰ।” 
-- ਸਿਰੀ ੧, ਅਸ ੭, ੨ : ੨ (57) 
ਦੀਪਕ -- 1. ਦੀਵਾ 
“ਗਗਨ ਮੈ ਥਾਲੂ ਰਵਿ ਚੰਦੁ ਦੀਪਕ ਬਨੇ ਤਾਰਿਕਾ 
ਮੰਡਲ ਜਨਕ ਮੋਤੀ।” 
-- ਧਨਾ ੧, ਸੋਹ ੩, ੧ : ੧ (172) 
,ਰ ਰੂਪ -- ਦੀਪਕਿ -- 


ਦੀਪਕਿ ਪਤੰਗ ਪਚਾਇਆ। ” (ਦੀਵੇ ਨੂੰ) 
- ਗੂਜ ੩, ਵਾਰ ੧੨ਸ, ੫, ੨ : ੧ (513) 
ਦੀਪਕੁ -- 
ਗਿਆਨਿ ਅਗਿਆਨੁ ਤਜਾਇ। ” 
-- ਸਿਰੀ ੩; ੬੪, ੨ : ੪ (39) 
“ਵੀਖਕੂਬਾਂਮਿ ਧੀਰ ਸਿਨੂਤੋਲ।” (ਗੋਆਨ 
ਰੂਪੀ ਦੀਵਾ) 
- ਰਾਮ ਕਬ, ੯, ੩ : ੨ (971) 
ਦੀਪਕੋ -- ਰ੍ 
“ਗੁਰ ਦਾ ਸਬਦੁ ਕਰਿ ਢੀਪਕੋ ਇਹ ਸਤ ਕੀ 
ਸੇਜ ਬਿਛਾਇ ਰੀ।” 
- ਆਸਾ ੫, 
2. ਇਕ ਰਾਗ 
“ਪੁਨਿ ਆਈ ਦੀਪਕ ਕੀ ਬਾਰੀ।” 
- ਰਾਗ ੧ : ੩੪ (1430) 
ਦੀਪਾ -- ।. ਦੀਵਾ, ਦੀਪਕ 
“ਸਤਿਗੁਰ ਸਬਦਿ ਉਜਾਰੋ ਦੀਪਾ। ” 
- - ਬਿਲਾ ੫, ੮੭, ੧" 
2. ਪਾਣੀ ਨਾਲ ਘਿਰਿਆ ਭੂਖੰਡ 
ਨਾਮ ਕੀ ਨਾਮਨਾ ਸਪਤ ਦੀਪਾ। ” (ਦੀਪਾਂ 
ਵਿਚ) _-- ਮਲਾ ਰਵਿ, ੨, ੧ : ੨ (1293) 
ਹੋਰ ਰੂਪ -- ਦੀਪਾਂ -- 
- ਆਸਾ ੧, ਵਾਰ ਦਸ, ੧, ੧ : ੨ (467) 
ਦੀਪਾਇਓ -- ਜਗਾਇਆ, ਪ੍ਰਜਵਲਿਤ ਕੀਤਾ 
ਦੀਪਾਇਓ। ” 
-- ਗਉਂ ੫, ਅਸ ੧੪, ੨ : ੧ (241) 
ਦੀਪਾਇਅਉ - ਪ੍ਰਜਵਲਿਤ ਕੀਤਾ ਭਾਵ 
ਚਮਕਾਇਆ 
“ਗੁਰ ਅਰਜੁਨੁ ਕਲੂਚਰੈ ਤੈ ਜਨਕਹ ਕਲਸੁ 
ਦੀਪਾਇਅਉ। ` (ਜਨਕ (ਗਿਆਨ) ਦੇ ਕਲਸ 
ਨੂੰ ਚਮਕਾਇਆ ਹੈ) 


- ਸਵ ੫, ਕਲ ੯ : ੪ (1408) 


੧੧੮, ੩ : ੧ (400) 


ਕਤ ਉਹ 








ਦੀਪਾਇਆ। ” 
-- ਸੂਹੀ ੧, ਛੰਤ ੪, ੧ : ੨ (765) 
ਦੀਪਾਈ -- ਪ੍ਰਕਾਸ਼/ਚਾਣਨ ਕੀਤਾ 
“ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ 
ਦੀਪਾਈ। ” 
- ਰਾਮ ਪ. ਅਸ ੬, ੧੮ : ੧ (916) 
ਦੀਪਾਈਐ -- ਜਗਾਉਣ/ਪ੍ਰਕਾਸ਼ ਕਰਨ ਨਾਲ 
“ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ। ” 
(ਜਗਾਉਣ ਨਾਲ, ਪ੍ਰਕਾਸ਼ ਕਰਨ ਨਾਲ) 
ਰ੍ - ਸੂਹੀ ੧, ਅਸ ੪, ੬ : ੨ (752) 
ਦੀਪਾਹਾ =- ਰੋਸ਼ਨ ਕਰਨਾ 
“ਆਪੇ ਦੀਪ ਲੋਅ ਦੀਪਾਹਾ।” 
- ਜੈਤ ੪, ੧੦, ੨ : ੧ (699) 
ਹੋਰ ਰੂਪ -- ਦੀਪਾਹਿ -- 
“ਅੰਧਕਾਰ ਦੀਪਕ ਢੀਪਾਹਿ।” (ਰੋਸ਼ਨ 
ਕਰਦਾ/ਚਾਨਣ. ਕਰਦਾ ਹੈ) 
-- ਗਉ ੫, ੭੯, ੨: ੧(179) 
ਢੀਪਾਯਉ -- ਜਗਾਇਆ, ਰੋਸ਼ਨ ਕੀਤਾ 
“ਜਹ ਕਹ ਤਹ ਭਰਪੂਰੁ ਸਬਦੁ ਦੀਪਕਿ 
ਦੀਪਾਯਉ। ” _ -- ਸਵ ੩. ੧੬ : ੩ (1395) 
_ ਢੀਪੁ - ਦੀਪਕ, ਦੀਵਾ 
“ਕਾਹੇ ਕੀ ਕੁਸਲਾਤ ਹਾਥਿ ਢੀਪੁ ਕੁਏ ਪਰੈ।” 
-- ਸਲੋ ਕਬ, ੨੧੬ : ੨ (1376) 
ਦੀਬਾਣੁ -- (ਫਾ. ਦੀਵਾਨ) ਕਚਹਿਰੀ, ਦਰਬਾਰ 
“ਜੋ ਮਿਲਿਆ -ਹਰਿ ਦੀਬਾਣ ਸਿਉ ਸੋ ਸਬਨੀ 
ਦੀਬਾਣੀ ਮਿਲਿਆ।” 
- ਸਿਰੀ ੪, ਵਾਰ ੧੧ : ੧ (87) 
ਦੀਬਾਣਹੁ -- ਕਚਹਿਰੀਓ ਅਦਾਲਤ ਤੋਂ ਹਕੂਮਤ 
ਵਿਚੋਂ 
ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ।” 
ਰ੍ - ਵਡ ੪. ਵਾਰ ੧੪ : ੩ (591) 
ਦੀਬਾਣਿ -- (ਅ. ਦੀਵਾਨ) ਦਰਬਾਰ/ਕਚਹਿਰੀ 
ਵਿਚ 
“ਗੁਰਿ ਢੀਬਾਣਿ ਕਵਾਇ ਪੈਨਾਈਓ। ” 


-- ਸਿਰੀ ੫, ਅਸ ੨੯, ੪ : ੨ (73) 


1254 





“ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ 











ਹੋਰ ਰੂਪ -- ਦੀਬਾਣੀ -- 

“ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ 

ਦੀਬਾਣੀ ਮਿਲਿਆ।” (ਕਚਹਿਰੀਆਂ/ 
ਦਰਬਾਰਾਂ ਵਿਚ) 

- ਸਿਰੀ ੪, ਵਾਰ ੧੧ : ੧ (87) 


- ਮਾਝ ੧, ਵਾਰ ੧੦ : ੪ (142) 
ਦੀਬਾਣੁ -- 
“ਅਮੁਲੁ ਧਰਮੁ ਅਮੁਲੁ ਦੀਬਾਣੁ” 
(ਕਚਹਿਰੀ/ਦਰਬਾਰ) 
=- ਜੋਂਪੂੰ ੧, ੨੬ ? ੫ (5) 
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ।” 
(ਮਜਲਿਸ ਹੈ, ਇਕੱਠਾ ਬੈਠਦੀਆਂ ਹਨ) 
- ਸੂਹੀ ੩, ਵਾਰ ੧੪ਸ, ੧, ੧ : ੧ (790) 
(ਮਹਾਨਕੋਸ਼ ਇਥੇ “ਦੀਬਾਣੁ” ਨੂੰ “ਦੀਬਾਣੂ” ਕਰਕੇ 
ਬਣ ਦੇ ਅਰਥ 'ਸੁਭਾਅ”, “ਆਦਤ” ਕਰਦਾ ਹੈ) 
ਦੀਬਾਣੁ -- ।. ਦਰਬਾਰ, ਕਚਹਿਰੀ, ਵੇਖੋ “ਦੀਬਾਣਿ” 
2. ਕਚਿਹਰੀ ਲਾਣ ਵਾਲਾ, ਹਾਕਮ 
“ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ।” 
`_ = ਮਾਝ ੧, ਵਾਰ ੨੬ : ੨ (150) 
“ਤੇਰਾ ਤਾਣੁ ਤੂਹੈ ਦੀਬਾਣੁ।? (ਦੀਵਾਨ ਲਾਉਣ 
ਵਾਲਾ, ਹਾਕਮ, ਆਸਰਾ) 
₹<ੀਨਾਐ, ੨੧. ੨ : 3 (56) 
ਹੋਰ ਰੂਪ -- ਦੀਬਾਣੋ -- 
“ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ 
ਦੀਬਾਣੋ।  (ਦੀਬਾਣ, ਦਰਬਾਰ, ਕਚਿਹਰੀ) 


-- ਰਾਮ ੫, ਛੰਤ ੧, ੩ : ੬ (924) 


। ਦੀਬਾਨ`-- ।. ਹਾਕਮ 


“ਕਿਸ ਹੀ ਜੋਰੁ ਦੀਬਾਨ ਮਾਇਆ ਕਾ।” 
ਆਸਰਾ) 
- ਮਾਰੂ ੫, ਸੋਲਾ ੨, ੧੩ : ੨ (1071) 
ਹੋਰ ਰੂਪ -- ਦੀਬਾਨੁ -- 
“ਦੀਬਾਨੁ ਹਮਾਰੋ ਤੁਹੀ ਏਕ।” 
- ਗਉ ੫, ੧੪੧", ੧" 
2. ਕਚਹਿਰੀ 


(ਭਾਵ 


: ੧ (210 


“ਉਸੁ ਸਾਚੇ ਦੀਬਾਨ ਮਹਿ ਪਲਾ ਨੂੰ ਪਕਰੈ ਕੋਇ।” 
- ਸਲੋ ਕਬ, ੨੦੧ : ੨ (1375) 
ਹੋਰ ਰੂਪ -- ਦੀਬਾਨਿ -- 
“ਚਲਹੁ ਸਿਤਾਬ ਦੀਬਾਨਿ ਬੁਲਾਇਆ। ” 
(ਕਚਹਿਰੀ ਵਿਚ, ਧਰਮ ਰਾਜ ਦੀ) 





- ਸ਼ੂਹੀ ਕਬ, ੩, ੧ : ੪ (792). 


ਦੀਬਾਨੁ -- 
“ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਾ ਮੇਲੂ। ” 


- ਆਸਾਂ ੧, ਵਾਰ ੨੦ਸ, ੧, ੨ : ੮ (473). 


(ਮਹਾਨਕੋਸ਼ ਇਥੇ ਅਰਥ “ਹਾਕਮ” ਕਰਦੇ ਹਨ) 


“ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ। ”. 


-- ਸਾਰ ੪, ਵਾਰ ੯ਸ, ੧, ੨ : ੮ (1241) 
ਦੀਰਘ -- ।. ਵਡਾ, ਚਿਰ ਸਥਾਈ, ਡਾਢਾ ਚੰਦਰਾ, 
ਲੰਮਾ ਰ੍ 
“ਦੀਰਘ ਰੋਗੁ ਮਾਇਆ ਆਸਾਧਿਓ। ” 
- ਗਉ ੫, ਥਿਤੀ ੧੩ : ੬ (299) 
ਹੋਰ ਰੂਪ -- ਦੀਰਘੁ -- 
“ਹਉਮੈ ਰੋਗੁ ਕਮਾਵਣਾ ਅਤਿ ਢੀਰਘੁ ਬਹੁ 
_ ਸੁਆਉ। ” 
- ਬਿਲਾ ੪, ਵਾਰ ੩ਸ, ੩, ੨ : ੨ (850) 
2. ਲੰਮ/ਅਕਾਰ ਵਿਚ 
“ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ 
ਮੁਚੂ। ` 
-- ਆਸਾ ੧, ਵਾਰ ੧੪ਸ, ੧, ੧ : ੧ (470) 
3. ਡੂੰਘੀ 
ਮਨੂ ਧੀਰਾ।” 
<> ਤਥਾ ੧,.ਬਾਰਾਂ ੩. । ਰਲ 
ਦੀਰਘੁ -- 1. ਵਡਾ ਲੰਮ, ਵੇਖੋ “ਦੀਰਘ” (। 
2. ਸ਼ਬਦਕ ਅਰਥ ਦੋ ਮਾਤਰਾਂ ਵਾਲਾ ਭਾਵ ਵਡਾ, 
ਉਚਾ, ਚੰਗੇਰਾ 
ਕਉ ਲਗ ਮਾਤ। ” 
-.ਮਾਰੂ ਕਬ, ੧, ੨ : ੧ (1105) 
ਦੀਵਟੀ -- ਦੀਵੇ ਦੀ ਵੱਟੀ, ਬਤੀ 
“ਜੋਤਿ ਦੀਵਟੀ ਘਟ ਮਹਿ ਜੋਇ।” 
-- ਗਉ ਕਬ, ਵਾਰ 2 : ੨ (344) 


1255 

















ਦੀਵਨਾ -- ਦੇਣਾ, ਦਾਨ ਕਰਨਾ 
“ਮਿਲਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ 
ਜਿਸੁ ਦੀਵਨਾ। ” 
- ਮਾਰੂ ੫, ਅਸ ੬, 2 : ੧(1019) 
ਦੀਵਰਾ -- ਦੀਵਾ 
“ਜਉ ਤੁਮ ਦੀਵਰਾ ਤਉ ਹਮ ਬਾਤੀ। ” 
>- ਸੈਰ ਜੱਢਿ, ੫; 2 ੧ (658) 
ਦੀਵੜੇ -- ਦੇਵੇ 
“ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ 
ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ। ” 
-- ਮਲਾ ਨਾਮ, ੧, ੧ : ੨ (1292) 
ਬੁਝਾਇ।” (ਦੀਵੇ ਭਾਵ ਅਖਾਂ) 


-- ਸਲੋ ਫਰ, ੪੮ : ੨ (1380) 


ਦੀਵਾ -- ਦੀਪਕ 
“ਬਿਨੁ ਤੇਲ ਦੀਵਾ ਕਿਉ ਜਲੇ ।” 
- ਸਿਰੀ ੧, ੩੩, ੧" : ੧ ( 25) 
ਦੀਵਾਨ -- 1. ਦਰਬਾਰ ਵਿਚ 
“ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੇ 
ਨ ਪਰਿਆ।” 
- ਆਸਾ ੫, ੧੫੨, ੩ : ੧ (408) 
2. ਹਕੂਮਤ ਕਰਨਾ 
“ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ 
ਦੀਵਾਨ। ” 


- ਕੇਦਾ ਕਬ, ੫, ੧: ੨ (1124) 
ਦੀਵਾਨਾ -- ਦਰਬਾਰ 
“ਪੁਰਖੁ ਅਲੇਖੁ ਸਚੇ ਦੀਵਾਨਾ। ” 
- ਮਾਰੂ ੧, ਸੋਲਾ ੧੯, ੫ : ੧ (1039) 
ਹੋਰ ਰੂਪ -- ਦੀਵਾਨਿ -- 
“ਚਲੁ ਦਰਹਾਲੁ ਦੀਵਾਨਿ ਬੁਲਾਇਆ।” 
(ਦਰਬਾਰ/ਕਚਹਿਰੀ ਵਿਚ) 
- ਸੂਹੀ ਕਬ, ੩, ੧" : ੧ (792) 
ਦੀਵਾਨੀ -- ਦੀਵਾਨ/ਦਰਬਾਰ ਵਿਚ ਵਸਨ/ਬੈਠਣ 
ਵਾਲਾ 
“ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ।” 
_ - ਸਲੋ ਕਬ, ੧੭੬ : ੨ (1373) 
ਫੀਵਾਰ ਮਕਰ, ਰਬ ਨਉ ਕਲਾ 





1256 





ਦੀਵਾਨੁ ਦਇਆਲਾ।” 
-- ਵਡ ੩, ੫, ੫ : ੨ (559) 


ਦੀਵੀ -- ਦੀਵਿਆ, ਦੀਪਕਾਂ 


ਰ - ਸਿਰੀ ੪, ਵਾਰ ੩ : ੧ (83) 
“ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਕੂ 
ਕੋਈ।”” _- ਆਸਾ ਕਬ, ੯, ੧ : ੧ (477) 
ਹੋਰ ਰੂਪ -- ਦੀਵੈ -- 


“ਜਿਤੁ ਦੀਵੈ ਸਭ ਸੋਝੀ ਪਾਇ।” (ਦੀਵੇ ਨਾਲ) 


= ਚਾਮ ੧, 2, ੧” ? ਤੇ (676) 


-- ਗਉ ੧,੧,੩:੪(15।) 
ਦੁਆਈ -- ਅਸੀਸਾਂ 
“ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ 
ਜਾਹਿ।” 
-- ਮਲਾ ੧, ਵਾਰ ੧੯ਸ, ੧, ੧ : ੩ (1286) 
ਦੁਆਸਿ -- ਦੂਜੀ ਵਾਰ, ਦੁਬਾਰਾ (ਮਹਾਨਕੋਸ਼) : 


_ਦੁਆਲੇ (ਕੋਸ਼ ਸ਼ਬਦਾਰਥ, ਨਿਰਣੇ) | 
“ਪਾਸਿ ਦੁਆਸਿ” ਨੇੜੇ ਤੇੜੇ । 


(ਦਰਪਣ) ਰ੍ 
“ਓਨਾ ਪਾਸਿ ਢੁਆਸਿ ਨ ਭਿਟੀਐ ਜਿਨ ਅੰਤਰਿ | 
ਕ੍ਰੋਧੁ ਚੰਡਾਲ।”” -- ਸਿਰੀ ੪, ੬੬, ੩ : ੩ (40) 


ਦੁਆਦਸ -- ਬਾਰਾਂ 
“ਜੇ ਓਹੁ ਦੁਆਦਸ ਸਿਲਾ ਪੂਜਾਵੈ । ” 
` -- ਗੋਂਡ ਰਵਿ, ੨, ੧; ੨ (875) 
ਦੁਆਦਸਿ -- ਬਾਹਰਵੀ' ਥਿਤ ਦੁਆਰਾ _ 
“ਢੁਆਦਸਿ ਮੁਦਰਾ ਮਨੁ ਅਉਧੂਤਾ। ” 
-- ਬਿਲਾ ੧, ਥਿਤੀ ੧੫ : ੧ (840) 
ਹੋਰ ਰੂਪ -- ਦੁਆਦਸੀ -- 
“ਦੁਆਦਸੀ ਦਇਆ ਦਾਨੁ ਕਰਿ ਜਾਣੈ।” 
- ਬਿਲਾ ੧, ਥਿਤੀ ੧੬ : ੧ (840) 











ਯੂਗ ਵਿਚ ਇਹ ਯੁੱਗ ਹਨ : 
ਸਤਯੁਗ, ਤ੍ਰੇਤਾ ਦੁਆਪਰ ਤੇ ਕਲਯੁਗ 
“ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ। ” 
ਰ੍ -` ਗਉ ਰਵਿ, ਅਸ ੧, ੧: ੧ (346) 
ਹੋਰ ਰੂਪ -- ਦੁਆਪਰੁ -- 
“ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ 
ਉਤਮੋ ਜੁਗਾ ਮਾਹਿ।” 
- ਆਸਾ ੫, ੧੪੦, ੩ : ੧ (406) 
“ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ।” 
` ਆਸਾ ੧ ਵਾਰ ੧ੋਕਸ, ੧, ੧ : ੫ (470; 
ਹੋਰ ਰੂਪ -- ਦੁਆਪੁਰੁ - _ 
“ਜਗੁ ਦੁਆਪੁਰੁ ਆਇਆ ਭਰਮਿ ਭਰਮਾਇਆ 
ਹਰਿ ਗੋਪੀ ਕਾਨੁ ਉਪਾਇ ਜੀਉ।” 
` -- ਆਸਾ ੪, ਛੰਤ ੧੧, ੩ : ੧ (445) 
ਦੁਆਰ -- 1. ਦਰਵਾਜ਼ਾ, ਦਰ, ਬੂਹਾ 
-- ਸਿਰੀ ੧, ਅਸ ੧੫, ੧ : ੧ (62) 
2. ਇੰਦੀਆਂ ਦੇ ਗੋਲਕ 
“ਦਸਮੀ ਦਸ ਢੁਆਰ ਬਸਿ ਕੀਨੇ।” 
- ਗਉ ੫. ਥਿਤੀ ੧੦ : ੧ (298) 
ਹੋਰ ਰੂਪ -- ਦੁਆਰ -- 
ਅਸਥੰਭਨਹ। ” 
``- ਸਸ ੫, ੪: ੨ (1354) 
ਦੁਆਰਹਿ -- ਬੂਹਿਓ 
“ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ 
ਸੁਧ ਰਾਮ ਭਜਨ ਕੀ।” 
ਰ - ਆਸਾ ੯, ੧, ੧: ੨ (411) 
ਦੁਆਰਾ -- 1. ਦਰਵਾਜ਼ਾ 
ਸਾਧਨਾ।” __-- ਗਉ ੧, ੧੪, ੨ : ੧ (155) 
“ਭੁਮਿ ਕੁਮਿ ਆਏ ਤੁਮ ਚੇ ਦੁਆਰਾ। ” (ਦਰਵਾਜੇ/ 
ਦਰੇ ਤੇ, ਸ਼ਰਨ ਵਿਚ) 
-- ਧਨਾ ਨਾਮ, ੪, ਤੇ : ੨ (693) 


ਹੋਰ ਰੂਪ -- ਦੁਆਰਿ_-- 


ਦੁਆਰਿ 


“ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ। ” 
(ਦੁਆਰੇ ਤੇ) 
--`ਸਿਰੀ ੪, ਵਾਰ ੧੧ਸ, ੩, ੧ : ੪ (86) 
2. ਦੁਆਰਕਾ ਨਗਰੀ 
“ਕਾਸੀ ਕਾਂਤੀ ਪੁਰੀ ਦੁਆਰਾ।” 
- ਮਾਰੂ ੧, ਸੋਲਾ ੨, ੯ : ੨ (1022) 
ਦੁਆਰਿ -- ।. ਦਰਵਾਜੇ/ਦਰ ਤੇ, ਵੇਖੋ “ਦੁਆਰਾ” 
(1) 
2. ਗੋਲਕ ਤੇ 
“ਦਸਵੈ ਦੁਆਰਿ ਪਰਗਟੁ ਹੋਇ ਆਇਆ। ” 
- ਮਾਰੂ ੪, ਸੋਲਾ ੧, ੬ : ੨ (1069) 
ਦੁਆਰਿਆ -- ਦੁਆਰੇ/ਦਰ ਤੇ 
“ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ। ” 
-- ਜੈਤ ੫, ਵਾਰ ੧੬ : ੧ (709) 





-- ਸੋਚ ੫, ੨੮, ਏਂ; ੧੧ (6 6) 
2. ਦੁਆਰੇ/ਦਰ ਤੇ 
“ਅਵਰ ਨ ਸੂਝੈ ਦੂਜੀ ਠਾਹਰ ਹਰਿ ਪਰਿਓ ਤਉ 
ਦੁਆਰੀ। ” 
ਰ੍ << ਟੋਡੀ ੫, ੯, ੧ : ੧ (713) 
ਦੁਆਰੁ - ।. ਦਰ, ਦਰਵਾਜ਼ਾ 
“ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ । ” 


2. ਦਰਬਾਰ, ਕਚਹਿਰੀ 


“ਭੈ ਵਿਚਿ ਰਾਜਾ ਧਰਮ ਦੁਆਰੁ।” (ਧਰਮ 
ਰਾਜ ਦੀ ਕਚਹਿਰੀ) 
`_`- ਆਸਾਂ ੧, ਵਾਰ ਓਸ, ੧, ੧ : ੬ (464) 
ਦੁਆਰੇ -- 1. ਦਰ ਉਤੇ 
“ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ 
`` ਧਰਮ ਢੁਆਰੇ।” _ -- ਜਪੁ ੧, ੨੭ : ੪ (6) 
ਹੋਰ ਰੂਪ -- ਦੁਆਰੈ -- 
“ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ 
ਪਾਇ।” (ਦਰ ਉਤੇ/ਤੋਂ) 


-- ਸਿਰੀ ੩, ੫੦, ੩ : ੨ (33) 
2. ਦਰ ਭਾਵ ਮਹਿਲ/ਮੰਦਰ 


1257 








- ਜਪੁ੧,੪:੬(2) 





ਦੁਇ 


“ਸੂਖ ਮਹਲ ਜਾ ਕੇ ਊਚ ਦੁਆਰੇ । ” 
- ਸੂਹੀ ੫, ੧੨, ੧ : ੧ (739) 
3. ਗੋਲਕ ਰ੍ 
ਕੀਏ ਦਸਵਾ ਗੁਪਤੁ ਰਖਾਇਆ। ” 
- ਰਾਮ ੩. ਇਕ ੨ (922) 
ਦੁਆਰੈ -- 1. ਦਰ ਤੇ, ਵੇਖੋ “ਦੁਆਰੇ 
“ਸਾਹ ਵਾਪਾਰੀ ਢੁਆਰੈ ਆਏ।” (ਦਰਵਾਜ਼ੇ ਤੇ) 
-- ਆਸਾ ੫, ੬, ੧" : ੧ (372) 
“ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ 
ਆਖਿ ਸੁਣਾਵੈ ।” (ਦਰਬਾਰ ਵਿਚ) 
`-- ਆਸਾ ੫, ੧੦, ੨ : ੧ (373) 
2. ਰਾਹੀ ਦੁਆਰਾ 
“ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾ 
ਸਹੁ ਮਿਲਿਆ ਤਾਂ ਜਾਨਿਆ।” 
-- ਆਸਾਂ ੧, ੧੦, ੨ : ੧ (35) 
3. ਭਾਵ ਰਸਤੇ/ਰਾਤ ਤੋਂ ਰ 
-- ਬਿਲਾ ੪, ਵਾਰ ੧੦ਸ, ੩, ੧ : ੨ (853) 
ਦੁਆਲੈ -- ਚੌਗਿਰਦੇ, ਆਸ਼ ਪਾਸ 
- ਰਾਮ ਬੇਣੀ, ੧, ੯ : ੧ (974) 
ਦੋਆਲੈ -- ਆਸ ਪਾਸ, ਚੌਗਿਰਦੇ 
“ਝੁਠਾ ਰੁਦਨੁ ਹੋਆ ਢੋਆਲੈ ਖਿਨ ਮਹਿ ਭਇਆ 
ਪਰਾਇਆ।” 
`_=- ਸਿਰੀ ੧, ਪਹ ੧, ੪ : ੪ (75) 
ਦੁਇ - |. ਦੋਵੇਂ 
ਭਾਗ। ”” -- ਜਪੁ ੧, ੨੯ : ੩ (6) 
“ਸਾਧਸੰਗਿ ਮਿੱਲਿ ਦੁਇ ਕੁਲ ਸਾਧਿ।” (ਭਾਵ 
ਲੋਕ ਪ੍ਰਲੋਕ ਦੀਆਂ ਦੋਵੇ) 
-- ਗਉਂ ੫, ੧੬੬, ੪: ੧ (199) 
2. ਦੋ 
“ਏਕੁ ਸੁਆਨੁ ਦੁਇ ਸੁਆਨੀ ਨਾਲਿ। ” 
`= ਸਿਰੀ ੧, ੨੯, ੧ : ੧ (24) 
“ਦੁਇ.ਕਰ ਜੋੜਿ ਖੜੀ ਤਕੈ ਸਚੁ ਕਹੈ 
ਅਰਦਾਸਿ। ” 





- ਸਿਰੀ ੧, ਅਸ ੨, ੨ : ੨ (54) 
“ਕਹੁ ਕਬੀਰ ਅਖਰ ਦੁਇ ਭਾਖਿ।” (ਰਾਮ 
ਨਾਮ ਦੇ ਦੋ ਅੱਖਰ) 
-- ਗਉ ਕਬ, ੩੩, ੩ : ੧ (329) 
ਦੁਈਆ -- ਦੂਜਾ, ਦੂਸਰਾ 
ਨ ਭਾਵੈ ਬਿਨੁ ਹਰਿ ਕੋ ਦੁਈਆ।” 


- ਬਿਲਾ ੪, ਅਸ ੬, ੩ : ੨ (836) - 


ਦੁਸਹ -- ਨਾ ਸਹਾਰੇ ਜਾਣ ਵਾਲੇ 
“ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ 
ਖੰਡਨੋ।” _-- ਰਾਮ ੫, ਛੰਤ ੨, ੧ : ੪ (925) 
ਦੁਸਟ -- (ਸੰ. ਕਰਦ) (1) ਭੇੜੇ 
“ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ 
ਆਤਮੈ ਹੋਇ ਧਿਆਈ।” 

- ਸਿਰੀ ੧, ੨੬, ੨ : ੧ (23) 
“ਕਾਮ ਕ੍ਰੋਧ ਮਦ ਲੋਭ ਮੋਹ ਦੁਸਣ ਬਾਸਨਾ 
ਨਿਵਾਰਿ।” (ਮਾੜੀ, ਮੰਦੀ ਵਾਸਨਾ) 

- ਗੁਜ ੫, ਵਾਰ ੧੮ਸ, ੫, ੧ : ੧ (523) 
“ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ 
ਚੰਡਾਰ।” (ਮਾੜੀ, ਮੰਦੀ ਬਿਰਤੀ) 

- ਮਲਾਂ ੧, ੫, ੧: ੨ (1255) 


2. ਖੋਟੇ/ਵਿਕਾਰੀ ਮਨੁੱਖ 


ਸੋ ਗੁਰੰਮੁਖਿ ਨਾਮੁ ਜਪਿਆ ਵਡਭਾਗੀ ਤਿਨ 


ਨਿੰਦਕ ਦੁਸਟ ਸਭਿ ਪੈਰੀ ਪਾਏ।” 
- ਸਿਰੀ ੪, ਵਾਰ ੧੫ : ੪ (89) 
ਹੋਰ ਰੂਪ -- ਦੁਸਟਾ -- 
“ਆਪਣਿਆ ਭਗਤਾ ਕੀ ਰਖ ਕਰੇ ਹਰਿ 
ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ 
ਕਰਾਏ ।” 
-- ਗਉ ੪, ਵਾਰ ੧੪ਸ, ੪, ੨ : ੪ (308) 


੮ ਨੋਟ ੬, ਅਸ ੫, ੧੨ : ੨ (982) 
2. ਮਨੁੱਖੀ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਆਦਿ) 
“ਸਾਧ ਸੰਗਿ ਓਇ ਦੁਸਟ ਵਸਿ ਹੋਤੇ।” 


-- ਗਊ ਮੰ, 'ਦ੯, ਤੇ 16 (182). 


1258 


ਦੁਸਟਾਰਿਓ -- 





ਦੁਸਮਣ 
3. ਦੁਸ਼ਮਨ, ਵੈਰੀ 
ਲਾਹਓ।” 


- ਗਉ ੧, ਛੰਤ ੧, ੪ : ੪ (242) 
ਦੁਸ਼ਟ ਕਹਿ ਕੇ ਕੱਢ ਦਿਤਾ 
“ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ 


ਪੈਜ ਜਨਗੇ।” -- ਨਟ ੪, ੪, ੨ : ੨ (976) 


ਦੁਸਟਾਰੀ -- ।. ਦੁਸ਼ਟਪੁਣਾ, ਭੇੜ, ਖੋਟ, ਬੁਰਾਈ 


ਦੁਸਟ ਢੁਸਟਾਰੀ। ” 
- ਦੈਵ ੪, ਪ, ੨ : ੧ (528) 

2. ਵਿਕਾਰੀ/ਖੋਟੇ ਮਨੁਖ 

ਭਏ ਦੁਸਟਾਰੀ।” 


-ਰਾਮ ੫, ਆਸ ੮, ੧ : ੧ (816) 


ਦੁਸਟੀ -- ।. ਨੀਚਤਾ, ਬਦੀ, ਦੁਸ਼ਟਤਾ 


“ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ 
ਦੁਸਟੀ ਪਾਈ। ” 
- ਸਿਰੀ ੩, ੪੫, ੨ : ੧ (31) 
2. ਮਾੜੀ, ਦੁਸਟ 
“ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ 
ਬਾਦਿ।” 
- ਪ੍ਰਭਾ ੧, ਅਸ ੩, ੩ : ੪ (1343) 


ਦੁਸਣੁ -- ।. ਮੰਦਾ ਵਿਅਕਤੀ, ਖੋਟਾ ਮਨੁੱਖ 


“ਹਉ ਕਿਆ ਮੁਹੁ ਦੇਸਾ ਢੁਸਣੁ ਚੋਰੁ।” 
- ਸਿਰੀ ੧, ੨੯, ੪ : ੨ (24) 
2. ਮੰਦੀ, ਭੈੜੀ ੍ 
“ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ 
ਸਰਕਾਰ। ” 
-- ਸਿਰੀ ੩, ੬੩, ੨ : ੨ (38) 


- ਸਿਰੀ ੪, ਵਾਰ ੧੧ਸ, ੩, ੧ : ੧ (86) 
"ਸਾਜਨ ਦੁਸਣੁ ਜਾ ਕੈ ਏਕ ਸਮਾਨੈ।” 


- ਗਉਂ ੫, ਅਸ ੩, ੨ : ੧ (236) 


ਦੁਸਮਣ -- (ਫਾ. ਦੁਸ਼ਮਨ) ਵੈਰੀ 


ਦੁਸਮਨ 


ਆਹਿਆ ਜੀਉ।” 
-- ਮਾਝ ੫, ੪੩, > : ਤੇ 
ਦੁਸਮਨ -- ਵੈਰੀ 
“ਦੁਸਮਨ ਕਢੇ ਮਾਰਿ ਸਜਣ ਸਰਸਿਆ। ” 
- ਮਾਝ ੧, ਵਾਰ ੨੩ : ੪ (148) 


(107) 


੯ 


ਦੂਹ' =- 1. ਦੋਂ 
- ਗਉਂ ਕਬ, ੩ : ੧ (343) 
2. ਦੋਹਾਂ 
“ਹਰਖ ਸੋਗ ਢਦੁਹ ਮਾਹਿ ਨਿਰਾਲਾ ਕਰਣੈਹਾਰੂ 
ਪਛਾਤਾ। ” -- ਗੂਜ ੫, ੯, ੨ : ੨ (498) 
“ਹਿੰਦੂ ਮੂਰਤਿ ਨਾਮ ਨਿਵਾਸੀ ਢੂਹ ਮਹਿ ਤਤੁ ਨ 
ਹੇਰਾ।” 
ਦੁਹਸਾਸਨ -- ਕੁਰੁਵੰਸੀ ਰਾਜਾ ਧ੍ਰਿਤਰਾਸ਼ਟਰ ਦਾ 
ਪੁਤਰ ਦੁਰਯੋਦਨ ਦਾ ਛੋਟਾ ਭਰਾ 
ਜਿਸ ਨੇ ਦ੍ਰੋਪਤੀ ਨੂੰ ਵਾਲਾਂ ਤੋਂ ਪਕੜ 
ਕੇ ਦਰਬਾਰ ਵਿਚ ਬੇਪਤੀ ਕਰਨ 
ਲਈ ਲਿਆਇਆ ਸੀ 
“ਦੁਹਸਾਸਨ ਕੀ ਸਭਾ ਦੋਪਤੀ ਅੰਬਰ ਲੇਤ 
ਉਬਾਰੀਅਲੇ । ” 
-- ਮਾਲੀ ਨਾਮ, ੨, ੧ : ੨ (968) 
ਦੁਹਹੂ -- ਦੋਹਾਂ 
“ਜਨਮ ਮਰਣ ਦੂਹਹੂ ਮਹਿ ਨਾਹੀ ਜਨ 
` ਪਰਉਪਕਾਰੀ ਆਏ।” 
- ਸੂਹੀ ੫, ੫੪, ੨ : ੧ (749) 
ਹੋਰ ਰੂਪ -- ਦੁਹਹੂੰ -- 
“ਦੁਰਰੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ 
ਜਾਣਾ।” -- ਸਿਰੀ ੫, ੯੬, ੧: ੨ (51) 
ਦੁਹਕਰਮ -- ਮਾੜੇ ਕੰਮ, ਖੋਟੇ ਕਰਮ 
“ਕਰੈ ਦੁਰਕਰਮ ਦਿਖਾਵੈ ਹੋਰ। ” 
`-- ਗਉ ੫, ੧੪੦, ੧ : ੧ (194) 
ਦੁਹਕ੍ਰਿਤ -- ਮੰਦੇ ਕੰਮ, ਖੋਟੇ ਕਰਮ 
“ਤਜਿ ਸਕਲ ਢੁਰਕ੍ਰਿਤ ਦੁਰਮਤੀ ਭਜੁ ਚਗ੍ਰਧਰ 
ਸਰਣੰ।”? __ -- ਗੂਜ ਜੈਦੇ, ੧, ੩ : ੨ (526) 
ਦੁਹਚਾਰਣਿ -- ਮੰਦੇ/ਭੈੜੇ ਆਚਰਣ ਵਾਲੀ 
“ਜਿਉ ਛਟੜਿ ਘਰਿ ਘਰਿ ਫਿਰੈ ਦੁਹਚਾਰਣਿ 


ਦ 1259 





-- ਪ੍ਰਭਾ ਕਬ, ੨, ੧ : ੨ (1349) 


(ਉਹਾਗਿ 





ਬਦਨਾਉ।” 
-- ਸੋਰ ੪, ਵਾਰ ੭ਸ, ੩, ੨ : ੨ (645) 
“ਸ੍ਰੀ ਗੋਪਾਲ ਨ ਉਚਰਹਿ ਬਲਿ ਗਈਏ ਦੁਹਚਾਰਣਿ 
ਰਸਨਾ ਰਾਮ।” (ਮਾੜੇ ਕਰਮ ਕਰਨ, ਮਾੜੇ_ਬੋਲ 
ਬੋਲਣ ਵਾਲੀਏ) 
ਮਨ 
ਹੋਰ ਰੂਪ -- ਦੁਹਚਾਰਣੀ -- 
“ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ । ” 

-- ਮਲਾ ੩, ਅਸ ੩, ੨ : ੨ (1277) 
ਦੁਹਚਾਰੀ -- ਮਾੜੇ ਆਚਰਨ ਵਾਲਾ, ਦੁਰਾਚਾਰੀ, 

ਮੰਦ ਕਰਮੀ 
“ਤੇ ਨਰ ਭਾਗਹੀਨ ਢੁਹਚਾਰੀ ਓਇ ਜਨਮਿ ਮੁਏ 

ਫਿਰਿ ਮਰਾ। ” -- ਬਿਲਾ ੪, ੩, ੩ : ੨ (799) 
ਹੋਰ ਰੁਪ -- ਦੁਹਚਾਰੀਆ -- 
“ਹਮ ਮੈਲੂ ਭਰੇ ਦੁਹਚਾਰੀਆ ਹਰਿ ਰਾਖਹੁ 
ਅੰਗੀ ਅੰਬੂ ।”” 
- ਸੂਹੀ 8, ੩, ੩ : ੧ (732) 
ਦੁਹਾ - ਦੋਹਾਂ, ਦੋਨੋ 
“ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨੇ ਦੂਜਾ 
ਥਾਉ।” -- ਸਿਰੀ ੫, ਅਸ ੨੬, ੯: : ੩(71) 
ਹੋਰ ਰੂਪ -- ਦੁਹਾਂ - 
“ਦੂਹਾਂ ਤੇ ਗਿਆਨੀ ਸਿਆਣਾ।” 

- ਗੋਂਡ ਨਾਮ, 2, ੪ : ੨ (875) 
ਦੁਹਾਈ -- 1. ਸਹਾਇਤਾ ਲਈ ਕੀਤੀ ਪੁਕਾਰ 
“ਨਾ ਕਛੂ ਆਇਬੋ ਨਾ ਕਛੁ ਜਾਇਬੋ ਰਾਮ ਕੀ 

_ਦੁਹਾਈ। ? -- ਧਨਾ ਪੀਪਾ, ੧, ੧" : ੨ (695). 
2. ਚੋ ਲਈ 
“ਗਊ ਦੁਹਾਈ ਬਛਰਾ ਮੇਲਿ।” 

-- ਭੈਰ ਨਾਮ, ੧੦, ੧੯ : ੨ (1166) 
ਦੁਹਾਗਣਿ -- ਪਤੀ ਤੋਂ ਵਿਛੜੀ ਹੋਈ, ਪਤੀ ਦੀ 
“ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ। ” 

ਵਰ ੪, 2. ੩ : 2 ($61) 


ਦੋਹਾਗਣਿ -- ਮੰਦ-ਭਾਗੀ, ਪਤੀ ਤੋਂ ਵਿਛੜੀ ਹੋਈ, 


ਛੁਟੜ ਰ 
“ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੋਹਾਗਣਿ ਓਸੁ 
ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ।” 


_ਦੁਹਾਗਨਿ 


1260 





- ਗਉਂ ੪. ਵਾਰ ਦਸ, ੪, ੨ : ੪ (303) 
ਦੁਹਾਗਨਿ -- 1. ਭੈੜੀ ਇਸਤ੍ਰੀ, ਮੰਦ ਭਾਗਨ 
“ਦੁਖੀ ਦੁਹਾਗਨਿ ਦੁਇ ਪਖ ਹੀਨੀ।” 
- ਸੂਹੀ ਰਵਿ, ੧, ੨ : ੧ (793) 
2. ਵਿਧਵਾ 
“ਦਾਸ ਨਾਰੀ ਮੈ ਕਰੀ ਢੁਹਾਗਨਿ।” 
- ਪ੍ਰਭਾ ੫, ਅਸ ੧, ੫ : ੧ (1347) 
ਦੁਹਾਂਵੈ -- ਚੁਆਉਂਦਾ ਹੈ 
“ਬੈਲ ਕਉ ਨੇਤ੍ਹਾ ਪਾਇ ਦੁਹਾਵੈ।” 
- ਗਉ ੫. ੧੬੦, ੨ : ੧(196) 
ਦੁਹਿ - ਚੋ ਕੇ 
“ਕਪਲ ਗਾਇ ਨਾਮੈ ਦੁਹਿ ਆਨੀ।” 
- ਭੈਰ ਨਾਮ, ੩, ੧ : ੨ (1163) 
ਦੁਹੀ -- ਦੁਹਾਂ, ਦੋਵੇ 
“ਦਹੀ ਸਰਾਈ ਖੁਨਾਮੀ ਕਹਾਏ ।” 
-- ਸੂਹੀ ੫, ੨੯, ੧ : ੨ (743) 


੪ 


ਦੁਹੁ -- 1. ਦੋ 

“ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ 
ਮੁਠੀ।”?_ _ -- ਗਉ ੫, ੧੬੯", ੩ : ੧(218). 
2. ਦੂਹਾਂ, ਦੋਨੋਂ 


“ਜਨਮ ਮਰਨ ਦੁਹੁ ਤੇ ਰਹਿਓ।” 
- ਗਉ ੫, ਅਸ ੧੩, ੬ : ੨ (241) 
“ਨਾਨਕ ਸਚਾ ਏਕੁ ਹੈ ਦੂਹੁ ਵਿਚ ਹੈ ਸੰਸਾਰੁ। ” 
(ਜਨਮ ਮਰਨ) 
- ਰਾਮ ੩, ਵਾਰ ਦਸ, ੩, ੨ : ੯ (950) 
3. ਦ੍ਰੰਦ, ਦੁਚਿਤੀ 
_“ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਰੁ 
ਮਾਹਿ।” 
- ਸ਼ੂਹੀ ੩, ਅਸ ੪, 2 : ੧ (757) 
“ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ 
ਜਾਣਿਓ।” (ਦੈਤ) 
- ਸਵ ੩, ੧੨ : ੨ (1394) 
ਢਰੂ -- ਦੁਹਾਂ ਤੋਂ 
“ਦੁਹੂ ਭਾਤਿ ਤੇ ਆਪਿ ਨਿਰਾਰਾ।” 
- ਗਉ ੫, ਬਾਅ ੨ : ੭ (250) 
“ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੂਹੂ ਨ 
ਪਾਈ।” __- ਸੋਰ ਕਬ, ੧, ੧ : ੨ (654) 











ਦੁਕ੍ਰਿ 
ਹੋਰ ਬੂਪ =- ਦੁਹੂੰ - 
“ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ 
ਪੁਕਾਰੀ।” 


- ਆਸਾ ਕਬ, ੨੯, ੩ : ੨ (483) 


-" ਆਸਾ ਕਬ, ੩੦. 2 : ੧ (483) 
ਦੁਹੇਰੀ -- ਦੁਖੀ 
“ਤਿਸੁ ਬਿਨੁ ਤੁਹੀ ਢੁਹੇਰੀ ਰੀ।” 

- ਆਸਾ ੫, ੮੨. ੧" : ੨ (390) 
('ਸ਼ਬਦਾਰਥ” ਇਸ ਦੇ ਅਰਥ 'ਛੁਟੜ” ਕਰਦਾ 
ਹੈ) ਰ੍ 

ਦੁਹੇਲੜੀਆ -- ਔਖੀ, ਦੁਖੀ 
“ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ।” 
- ਗਉਂ ੧, ਛੰਤ ੧, ੧: ੧ (242) . 
ਦੁਹੇਲਾ -- ।. ਦੁਖਦਾਈ, ਦੁਖ ਵਾਲਾ 
“ਦੂਜੈ ਭਾਇ ਅਗਿਆਨੁ ਦੁਹੇਲਾ।” 
- ਗਉ ੧, ਅਸ ੧੨, ੪ : ੩ (226) 


ਦਯ = 


=ਦਰੀਤ ਦਿ ਐਕ ਬੀ ੧1੪੧ 
ਮਾਣਸ ਸੇਵਾ ਖਰੀ ਦੁਹੇਲੀ।” (ਦੁਖਦਾਈ) 
-- ਬਸੰ ੫, ੮, ੨: ੩ (1182) 
ਦੁਹੇਂਲੇ -- 
ਮਨਮੁਖ ਸਦਾ ਦੁਹੇਲੇ।” 
- ਸਿਰੀ ੫, ਪਹ, ੪, ੫ : ੩ (78) 
2. ਔਖਾ 
“ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ 
ਨ ਆਇਓ।” 
- ਆਸਾ ੫, ਛੰਤ ੧੧, ੩ : ੩ (460) 
ਹੋਰ ਰੂਪ -- ਦੁਹੇਲੀ -- 
"ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ।”” 
(ਔਖੀ) 
- ਬਿਹਾ ੫, ਛੰਤ ੭, ੧ : ੧ (546) 


ਦੁਕ੍ਰਿਤ -- ਮਾੜੇ ਕਰਮ _ 


ਦੁਕ੍ਰਿ 


1261 





-- ਸਿਰੀ ੫, ੯੬, ੧: ੧ (51) 
ਦੁਕ੍ਰਿਤੁ -- ਮੰਦਾ ਭਾਵ ਦੁਖ 
“ਦੁਕ੍ਰਿਤੁ ਸੁਕ੍ਰਿਤ ਥਾਰੋ ਕਰਮੁ ਰੀ।” 
-- ਧਨਾਂ ਭ੍ਰਿਲੰ, ੧, ੧" 
ਦੁਖ -- ਤਕਲੀਫ 
ਪਾਈਅਹਿ। ” - ਜਪੁ ੧,੨: ੩(1) 
ਹੋਰ ਰੂਪ -- ਦੁਖੰ -- 


ਨੂੰ 2 (695) 


“ਦੁਖੰ ਭਯੰਤਿ ਸੁਖ੍ੰ ਭੈ ਭੀਤੰ ਤੁ ਨਿਰਭਯਹ।” 


-- ਸਸ ੫, ੩੭ : ੨ (1357) 
ਦੁਖ-ਸਾਗਰ -- ਦੁਖਾਂ ਦਾ ਸਮੁੰਦਰ ਭਾਵ ਸੰਸਾਰ 
“ਦੁਖ-ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ 
ਪਾਰਿ ਪਰੇ।”” 
- ਸੋਰ ੫, ਅਸ ੨, ੧ : ੩ (641) 
ਹੋਰ ਰੂਪ -- ਦੁਖ-ਸਾਗਰੋ -- 
“ਮਾਤ ਗਰਭ ਦੁਖ-ਸਾਗਰੋ ਪਿਆਰੇ ਤਹ 
ਅਪਣਾ ਨਾਮੁ ਜਪਾਇਆ।” 


- ਸੋਰ ੫, ਅਸ ੨, ੧;੧ (640) 


ਦੁਖਹੰਤਾ -- ਦੁਖਾਂ ਨੂੰ ਦੂਰ ਕਰਨ ਵਾਲਾ 

“ਤੀਨੇ ਤਾਪ ਨਿਵਾਰਣਹਾਰਾ ਦੁਖਹੰਤਾ ਸੁਖ ਰਾਸਿ।” 

-- ਟੋਡੀ ੫, ੧੩, ੧ : ੧ (714) 
ਦੁਖਹਰ -- ਦੁਖ ਦੂਰ ਕਰਨ 


ਖੰਡਣ ਗੁਣਕਾਰੀ । ” 

ਰ੍ ੮ 4 ੫, ਦਾ. 
ਦੁਖ ਹਰਤ -- ਦੁੱਖ ਦੂਰ ਕਰਨ ਵਾਲੇ 
“ਦੁਖ ਰਰਭ ਕਰਤਾ ਸੁਖਹ ਸੁਆਮੀ ਸਰਣਿ ਸਾਧੂ 
ਆਇਆ। ” 

-" ਧਨਾ ੫, ਛੰਤ ੧, ੨ : ਰਿ 
ਜੁਖ ਰਚਲ ਦੁੱਖ ਦੂਰ ਕਰਨ ਵਾਲੇ 
ਅਰਗਰੀਨੀ। ਨੇ 

-- ਗਉ ੫. ਛੰਤ ੩, ੧ : ੩ (248) 
ਦੁਖ ਹਰਨ =- ਦੁੱਖ ਦੂਰ ਕਰਨ ਵਾਲੇ 
“ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ 
ਭੰਜਨਾ। ” -- ਬਿਹਾ ੫, ਛੰਤ ੮, ੧ : ੩ (547) 


(1369) 





ਦੁਖਹਰੁ -- ਦੁਖ ਦੂਰ ਕਰਨ ਵਾਲਾ 
“ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ 
ਰਾਇਆ।” 

- ਗਉ ੫, ਛੰਤ ੩, ੨ : ੧ (248) 
ਦੁਖੰਤ -- ਅਤਿ ਦਾ ਦੁਖ 
ਜਨਮੰ ਤ ਮਰਣਹ।” 

=- ਸਮੇ ਖ, ੧? : ੨ (1355) 
ਦੁਖਦਾਈ -- 1. ਦੁਖ ਦੇਣ ਵਾਲੀ 
“ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ। ” 

-- ਸੋਰ ੪, ਵਾਰ ੧੫ : ੧ (648) 
2. ਦੁਖੀ 
“ਆਇਆ ਕਾਲੂ ਦੁਖਦਾਈ ਹੋਏ ਜੋ 

ਖਵਲਾਵੈਗੇ ।” ਰੱ 

-- ਕਾਨ ੪, ਅਸ ੫, ੬ : ੨ (131।) 
ਦੁਖਦਾਰੀ -- ਦੁਖਾਂ ਨੂੰ ਦਲਣ ਭਾਵ ਦੂਰ ਕਰਨ 

ਵਾਲਾ, ਦੁਖ-ਨਾਸ਼ਕ 
“ਗਈ ਬਹੋੜ ਬੰਦੀ ਛੋੜ ਨਿਰੰਕਾਰੁ ਦੁਖਦਾਰੀ। ” 

-- ਸੋਰ ੫, ੬੨, ੧ : ੧ (624) 
ਦੁਖਨਹ -- ਦੁਖ 
“ਸੋਭਾ ਹੀਨ ਨਹ ਭਵੰਤਿ ਨਹ ਖੌਰੰਤਿ ਸੰਸਾਰ 
ਦੁਖਨਹ। ” - ਸਸ ੫, ੨੮ : ੨ (1356) 
ਦੁਖਨਿ - ਦੁਖਾਂ ਦਾ 
“ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ 
ਧਿਆਨੁ ਬਸਤ ਤਿਹ ਨੇਰੇ। ” 

- ਸਵ ੪, ਨਲ੍ਹ ੯ : ੩ (1400) 
ਹੋਰ ਰੂਪ -- ਦੁਖਨੁ -- 

“ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ 
ਲਉ ਦੁਖਨੁ ਭਰੇ। ” 

- ਗਉਂ ੫, ੧੫੯", ੧ : ੧ (214) 
ਦੁਖਭੰਜਨ -- ਦੁਖ ਨਾਸ਼ਕ, ਦੁਖਾਂ ਨੂੰ ਤੋੜਨ ਵਾਲਾ 
“ਤੁਮ ਦਇਆਲ ਸਰਬ ਢੁਖ ਭੰਜਨ ਇਕ ਬਿਨਉ 
ਸੁਨਹੁ ਦੇ ਕਾਨੇ ।” 

-- ਗਉ ੪, ੫੬, ੧ : ੧ (169) 
ਹੋਰ ਰੂਪ -- _ਦੁਖਭੰਜਨਾ -- 

“ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ 
ਅਪੁਨੇ ਕਉ ਨਾਮੁ ਦੇਵਹੁ।” (ਹੇ ਦੁਖ ਦੂਰ 


ਬੀਜੇ ਸੋ 








ਦੁਖਾ 1262 ਦੁਖੀਏ 
ਕਰਨ ਵਾਲੇ, ਸੰਬੋਧਕ) - ਬਿਲਾ ੧, ੪, ੨ : ੧ (796) 
- ਧਨਾ ੫, ੫੩, ੧" : ੧ (683) | ਦੁਖਿ - ਦੁਖ ਨਾਲ/ਵਿਚ 


“ਹਰਿ ਕੀ ਨ ਸਿਮਰਹੁ ਦੁਖ ਭੰਜਨਾ।” 
ਦੂਰ ਕਰਨ ਵਾਲਾ) 
- ਭੈਰ ਕਬ, ੧੪, ੧" 
ਦੁਖ ਭੰਜਨੁ -- 
“ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ। ” 
- ਗੂਜ ੫, ੩੨, ੧ : ੨ (502) 


(ਦੁੱਖ 


: ੨ (1161) 


ਦੁ ੩੬ 
ਨਾਇਓ।”' 


` ਗੂਜ ੫, ਅਸ ੧੪, ੫ : ੧ (241) 


`_ ਦੁਖਾਂ -- ਦੁਖਾਂ 


“ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ।” 
-- ਮਾਝ ੧, ਬਾਰਾ ੧੩ : ੩ (136) 


ਦੁਖਾਏ -- ਦੁਖੀ ਕਰਦਾ ਹੈ 


ਨ 


ਦੁਖਾਏ। ” 
-- ਬਿਹਾ ੪, ਵਾਰ ੪ਸ, ੩, ੨ : ੧ (549) 
ਦੁਖਾਹੀ -- ਦੁਖਾਂਦੇ ਹਨ 
“ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ 
ਦੁਖਾਹੀ। ” 
-- ਆਸਾ ੫, ੧੫੨, ੧" : ੧ (408) 
ਦੁਖਾਲਾ -- ।. ਦੁਖਵਾਲਾ, ਦੁਖਦਾਈ, ਭਾਵ ਦੁੱਖ 
“ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ 
ਦੁਖਾਲਾ। ” _-- ਸੂਹੀ ਕਬ, ੫, ੧ : ੨ (793) 
2. ਦੁਖੀ 
“ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ 
ਜੀਉ।” -- ਮਾਝ ੫, ੪੦, ੪ : ੩ (106) 
ਹੋਰ ਰੂਪ -- ਦੁਖਾਲੀ -- 
“ਬਿਨੁ ਹਰਿ ਨਾਮੁ ਸੁ ਦੇਹ ਦੁਖਾਲੀ। ” (ਦੁੱਖੀ) 
-- ਗਉ ੧, ਅਸ ੧੦, ੪ : ੩ (225) 
“ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ 
ਧਰਮੁ ਗਵਾਏ।” (ਦੁਖਦਾਈ) 
` - ਗਉ ੩. ਛੰਤ ੫, ੩ : ੪ (246) 
“ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ। ” 
(ਦੁਖੀ ਹੋ ਕੇ) 


“ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ। ” 
- ਸਿਰੀ ੧, ੧੪, ੧ : ੩ (19) 
ਦੁਖਿਆ -- ਦੁਖਿਤ ਕੀਤਾ, ਦੁਖੀ ਕੀਤਾ 
“ਜਿਉਂ ਜਨ ਚੰਦ੍ਰਹਾਂਸੁ ਦੁਖਿਆ ਧ੍ਿਸਟਬੁਧੀ ਅਪੁਨਾ 
ਘਰੁ ਲੂਕੀ ਜਾਰੇ।” 
- ਨਟ ੪, ਅਸ ੪. ੬ : ੨ (982) 
ਦੁਖਿਆਰੀ -- ਦੁਖੀ ਹੋਈਦਾ ਹੈ 
“ਵੇਸਿ ਨ ਪਾਈਐ ਮਹਾ ਦੁਖਿਆਰੀ।” 
- ਪ੍ਰਭਾ ੫, ੨, ੫: ਤੇ (1348) 
ਦੁਖੀ -- 1. ਦੁਖਾਂ ਨਾਲ/ਵਿਚ 
“ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ।” 
ਰ --'ਸਿਰੀਂ ਬੋ, ੪2, 2 : ੨31) 
2. ਦੁਖੀ ਕੀਤੀ ਹੋਈ 
“ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ 
ਨਾਮ ਡਰਉਰੀ। ” 
- ਆਸਾ ਕਬ, ੨੫, ੧ : ੧ (482) 


3, ਦਿੱਖ 
“ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ 
ਮਰਣ ਭੈ ਦੁਖੀ।” 
- ਸੋਰ ੫, ੩੦, ੧ : ੧ (617) 
4. ਦੁਖ-ਗ੍ਰਸਤ 
“ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ 
ਜਨਮਿ ਮਰਹਿ ਮਰਿ ਜਾਹਿ।” 
-- ਸੇਰ ੪, ਵਾਰ ੨੬ਸ, ੪, ੨ : ੪ (652) 
ਦੁਖੀਆ -- ਦੁਖੀ, ਪੀੜਤ 
“ਭਾਈ ਰੇ ਜਗੁ ਦੁਖੀਆ ਦੂਜੈ ਭਾਇ।” 
-- ਸਿਰੀ ੩, ੪੦, ੧" : ੧ (29) 
“ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ 


ਮਹਿ ਗਨਣੇ।” (ਦੁਖੀਆਂ ਵਿਚ) 
- ਸੋਰ ੫, ੧੫, 2. 3.0613) 
ਦੁਖੀਐ -- ਦੁਖੀ ਹੋਵੇ, ਪੀੜਤ ਹੋਵੇ 
“ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ 
ਕਉਣੁ ।” -- ਸਲੋ ਫਰ, ੮੮ : ੧ (1382) 
ਦੁਖੀਏ -- ਦੁਖੀ, ਦੁਖ-ਗੁਸਤ 
“ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ 


ਚਾਰਿ।” -- ਸਿਰੀ ੩, ੫੩, ੧ : ੧ (34) 
ਦੁਖੁ -- ਪੀੜਾ, ਤਕਲੀਫ 
“ਦੁਖੁ ਪਰਹਰਿ ਸੁਖੁ ਘਰਿ ਲੈ ਜਾਇ।” 
<- ਜਪੂ ੧, ੫ : ੬ (2) 
ਦੁਖੇ -- ਦੁਖ/ਪੀੜਾ/ਤਕਲੀਫ ਹੀ 








“ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ 


ਵਿਹਾਵਣਿਆ ।” 
-- ਮਾਝ ੩, ਅਸ ੨੩, ੫ : ੩ (123) 
ਉਰ 
ਦੁਖੋ - ਦੁਖ ਹੀ 
ਕਮਾਇ।” 
-- ਸਿਰੀ ੪, ਵਾਰ ੧੨ਸ, ੩, ੧ : ੮ (87) 
ਦੁਖੁ -- ਦੁਖ 


ਬਿਖਾਢੁੰ।” =- ਸਸ ੫, ੧੮ : ੧ (1355) 
ਦੁਗਣ -- ਦ੍ਰੈਤ ਭਾਵ 
“ਇਕੁ ਸ਼ਿੰਨੇ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ 
ਮਾਨਵਹਿ ਲਹਿ।” 
- ਸਵੇਂ ੩, ੧੪ : ੫ (1395) 


ਦੁਗਣੀ -- ਦੋ-ਗੁਣੀ, ਦੁਨੀ 


“ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ 


ਬਤਾਈ ਹੋ।”” 
-- ਸੋਰ ਨਾਮ, ੨, ੧ : ੨ (657) 
ਦੁਗਾਣਾ -- ਦੋ ਗੰਢੇ, ਅੱਠ ਕੌਡੀਆਂ, ਇਕ ਦਮੜੀ 
“ਖੋਟੇ ਕਾ ਮੁਲੁ ਏਕੁ ਦੁਗਾਣਾ। ” 
-- ਧਨਾ ੧, ੬, 2 : ੨ (662) 
ਦੁਗੁਣ -- ਦੁਣੀ 
"ਉਨ ਤੇ ਦੁਗੁਣ ਦਿੜੀ ਉਨ ਮਾਏ।” 
- ਗਉ ੫, ੭੮,੧:੪(17%) 
ਹੋਰ ਰੂਪ -- ਦੁਗੁਣੇ - 
“ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ। ” 
(ਦੂਣੇ) -- ਸਿਰੀ ੫, ਅਸ ੨੬, ੫ : ੩ (70) 
ਦੁਘਟ - ਔਖਾ, ਬਿਖਮ ਰ 
“ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ 
ਨ ਜਾਇਆ।” 


-- ਮਾਰੂ ੧, ਸੋਲਾ ੨੧, ੬ : ੨ (1042). 


ਦੁਚਿਤੇ -- ਦੁਚਿਤਾਪਣ 


ਦੁਖੁ 1263 





“ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ 
ਟੂਟਾ। ' -- ਗਉ ਕਬ, ਅਸ ੪੩, ੧ : ੧ (331) 
ਦੁਤਰ -- 1. ਔਖਿਆਂ, ਤਰਿਆ ਜਾਣ ਵਾਲਾ 
“ਦਾਰਨ ਦੁਖ ਦੁਤਰ ਸੰਸਾਰੁ । ” 

-- ਗਉਂ ਪ, ੧੬੬, ੩ : ੧ (199) 
2. ਔਖਿਆਂ ਤਰਨ ਵਾਲੇ 
ਰਿ ਗਿ 

ਅਢੁ ਨ ਮੋਲੋ।” 

- ਭੁਖਾ ੧, ਬਾਰ ੬ : ੩ (1108) 

ਦੁਤਰਹ -- ਔਖਿਆਂ ਤਰਿਆ ਜਾਣ ਵਾਲਾ 
ਓਸ ਜੰਜੀਲ ਤਰਣੀ ਐਨਾਂ ਤਰਾਂ “ਸਾਗ ਤਂ 
ਦੁਤਰਹ । - ਸਸੇ ੫, ੫੧ : ੨ (1358) 
“ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ।” 
(ਔੱਖਿਆਂ ਤਰਿਆ ਜਾਣ ਵਾਲਾ ਸੰਸਾਰ ਸਾਗਰ 
ਦੇ ਭੈਅ ਤੋਂ) -- ਸਸ ੫, ੬੭ : ੧ (1360) 
ਦੁਤਰੁ -- ਔਖਿਆਂ ਤਰਿਆ ਜਾਣ ਵਾਲਾ 
੬ ਪਿ 
ਦੁਤਰੁ ਤਰੀਐ ਜੀਉ।” 

- ਮਾਝ ੪, ੩, ੧ : ੩ (95) 
ਤਰੀਜੈ ਹੇ।” (ਅੰਖਿਆਂ ਤਰਿਆ ਜਾਣ ਵਾਲਾ 
ਸੰਸਾਰ ਸਾਗਰ) ਰ 

- ਮਾਰੂ ੩, ਸੋਲਾ ੬, ੧੪ : ੩ (1050) 
ਦੁਤੀਆ -- ।. ਦ੍ਰੈਤ, ਦੂਜਾ ਭਾਵ __ 
“ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ 
ਭਾਵਏ ਜੀਉ।” 

-- ਸਿਰੀ ੫, ਛੰਤ ੩, ੧ : ੨ (80) 


2. ਦੂਜੀ ਥਿੱਤ ਦੁਆਰਾ 
“ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ 
ਨੀਤ। ” -- ਗਉ ੫, ਥਿਤੀ ੨ : ੧ (296) 
(ਮਹਾਨਕੋਸ਼ ਇਥੇ ਵੀ ਅਰਥ “ਦਵੈਤ” ਕਰਦਾ 
ਹੈ) 
“ਦੁਤੀਆ ਦੁਹ ਕਰਿ ਜਾਨੈ ਅੰਗ।” (ਦੂਜੀ 
ਥਿਤ ਦੁਆਰਾ ਉਪਦੇਸ਼ ਹੈ) ਰ 
- ਗਉ ਕਬ, ਥਿਤੀ ੩ : ੧ (343) 
3. ਦੂਜੀ ਥਾਂ ਤੇ ਫਿਰ 


“ਦੁਤੀਆ ਤਿਆਗੀ ਲੋਗਾ ਰੀਤਿ।” 


ਯ 


ਦੁਤੜਾ 


-- ਆਸਾ ੫, ੨. 2 : ੨ (370) 
“ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ 

ਕੀਆ।” 
-- ਤੁਖਾ ੪, ਛੰਤ ੪, ੪ : ੧ (1116) 
“ਦੁਤੀਆ ਮਉਲੇ ਚਾਰਿ ਬੇਦ।” (ਦੂਜੀ ਗਲ 
ਇਹ ਹੈ) -- ਬਸੰ ਕਬ, ੧, ੨ : ੧ (1193) 

4. ਦੂਜਾ 

“ਦੁਤੀਆ ਮਤਾ ਦੁਇ ਮਾਨੁਖ ਪਹੁਚਾਵਉ।” 
= ਸਾਂ ੫. ੫, >ੇ : 2 (੨71) 

ਕੋਇ।” 


- ਆਸਾ ਕਬ, ੨੭, ੩ : ੨ (482) 








- ਰਾਮ ੫, ੧੨, ੨ : ੩ (886) 
ਦੁਤੇੜਾ -- ਤ੍ਰੇੜ, ਫਰਕ (ਸ਼ਬਦਾਰਥ) ਨਿਰਣੈ, 
ਦੁਹਰਾ, ਘਾਟਾ, ਨੁਕਸਾਨ (ਕੋਸ਼) 
(ਮਹਾਨਕੋਸ਼), ਘਾਟ (ਦਰਪਣ) 
“ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ। ” 
-- ਰਾਮ ੫, ੧੨, ੨ : ੨ (886) 
ਦੁੰਦਰ -- ਰੌਲਾ ਪਾਣ ਵਾਲੇ, ਝਗੜਾਲੂ (ਕਾਮਾਦਿਕ) 
“ਦੁੰਦਰ ਦੂਤ ਭੂਤ ਭੀਹਾਲੇ।” 
- ਮਾਰੂ ੧, ਸੇਲਾ ੧੧, ੮ : ੧ (1031) 
ਦੁਧ -- ਮਦੀਨ ਦੀਆਂ ਗਿੱਟੀਆ ਦਾ ਰਸ, ਦੁਗੱਧ 
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ 
ਦੁਧ ਹੋਇ।” 
- ਸਿਰੀ ੧, ਅਸ ੧੧, ੪ : ੧ (160) 





ਕਾਮਿ ਨਾਹੀ।” 
੮" 'ਸਿੱਚੀ %, ੧੬, ਦੇ : ੧ (354) 
ਦੁਧਵਾਨੀ -- ਦੁਧ ਵਰਗੇ ਭਾਵ ਚਿਟੇ _ 
“ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ।” 
- ਸੋਰ ਭੀਖ, ੧, ੧ : ੧ (659) 
ਦੁਧਾ - ਚੋਇਆ ਹੋਇਆ 
“ਮੈ ਮਤ ਜੋਬਨਿ ਗਰਬਿ ਗਾਲੀ ਦੁਥਾ ਥਣੀ ਨ 
ਆਵਏ। ” -- ਗਉ ੧, ਛੰਤ ੧, ੧ : ੫ (242) 
ਢੁਧਿ -- ਦੁਧ ਨਾਲ 


1264 








ਦੁਨੀਆਇ 


“ਪਹਿਲੈ ਪਿਆਰਿ ਲਗਾ ਥਣ ਦੁਧਿ।” 
- ਮਾਝ ੧, ਵਾਰ ੧ਸ, ੧, ੨ : ੧ (137) 
ਹੋਰ ਰੂਪ -- ਦੁਧੁ -- 
“ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ 
ਘੀਉ।” 
- ਮਾਝ ੧, ਵਾਰ ੯ਸ, ੧,੧: ੧(141) 
ਦੁਧੈ -- ਰ 
“ਧੇਨੁ ਦੂਬੈ ਤੇ ਬਾਹਰੀ ਕਿਤੈ ਨ ਆਵੈ ਕਾਮ। ” 
(ਦੁਧ ਤੋਂ) -- ਮਾਝ ੫, ਬਾਰ ੧ : ੩ (133) 
ਦੁਨਿਆਈ -- ਜਗਤ, ਦੁਨੀਆ ਦੇ ਲੋਕ, ਖਲਕਤ 
“ਹੋਰਿਓ ਗੰਗ ਵਹਾਈਐ ਦੁਨਿਆਈ ਆਖੌ ਕਿ 
ਕਿਓਨੁ।” - ਰਾਮ ਬਸ, ੪ : ੧ (967) 
ਦੁਨੀ -- ।. ਦੁਨੀਆ ਰ 
“ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ।” 
-- ਸਿਰੀ ੧, ਅਸ ੧੭, ੬ : ੨ (64) 


2. ਦੁਨੀਆਦਾਰੀ 
“ਦੀਨ ਛਡਾਇ ਦੁਨੀ ਜੋ ਲਾਏ।” 

- ਸੂਹੀ ੫, ੨੯, ੧ : ੧ (743) 
3. ਮਾਇਆ 


“ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ।” 
- ਮਲਾ ੧, ਵਾਰ ੨੧ਸ, ੧, ੨ : ੧ (1287) 
ਦੁਨੀਆ -- 1. (ਅ. ਦੁਨੀਆ) ਸੰਸਾਰ, ਜਗਤ 
(ਫਾ. ਦੁਨੀਆ) 
“ਸਭ ਦੁਨੀਆ ਆਵਣ ਜਾਣੀਆ।” 
-- ਸਿਰੀ ੧. ੩੩, ੩ : ੩ (26) 
2. ਜਗਤ ਦੇ ਲੋਕ 
“ਸਭ ਦੁਨੀਆ ਸੁਬਹਾਨੁ ਸਚਿ ਸਮਾਈਐ।” 
` - ਮਾਝ ੧, ਵਾਰ ੯ : 2 (142) 
ਦੁਨੀਆਂ -- 1. ਦੁਨੀਆਦਾਰ 
ਭਤਿ।” -- ਸਲੋ ਫਰ, ੨ : ੧ (1378) 
2. ਦੁਨੀਆ, ਦੁਨੀਆਂ ਦੇ ਲੋਕ, ਖਲਕਤ 
“ਦੁਨ'ੱਤਆ ਮੁਰਦਾਰ ਖੁਰਦਨੀ ਗਾਫਲ 
ਹਵਾਇ। ” -- ਤਿਲੰ ੫, ੧, ੧" : ੨ (723) 
ਦੁਨੀਆਇ -- ਦੁਨੀਆ 
“ਖਾਕ ਨੂਰ ਕਰਦੰ ਆਲਮ ਦੁਨੀਆਇ। ” 
- ਤਿਲੰ ੫, ੧, ੧ : ੧ (723) 


ਦੁਨੀਆਈਐ -- ਦੁਨੀਆ ਦੇ, ਜਗਤ ਦੇ, ਸੰਸਾਰ 
ਦੇ 
“ਕਾਲੂ ਬੁਰਾ ਖੈ ਕਾਲੁ ਸਿਰਿ ਦੁਨੀਆਈਐ। ” 


- ਮਾਝ ੧, ਵਾਰ ੨੦ : ੪ (147). 


ਦੁਨੀਆਦਾਰ -- ਸੰਸਾਰੀ ਮਨੁੱਖ, ਸੰਸਾਰ ਦੇ ਧੰਧਿਆਂ 
ਵਿਚ ਉਲਝਿਆ ਮਨੁੱਖ 
“ਵਡੇ ਵਡੇ ਜੋ ਦੁਨੀਆਦਾਰ । ” 
-- ਗਉ ੫, ੬, ੨ : ੧ (238) 
ਦੁਨੀਢਾਰੁ -- ਸੰਸਾਰੀ ਮਨੁਖ 
“ਵਡਾ ਹੋਆ ਦੁਨੀਦਾਰੁ ਗਲਿ ਸੰਗਲ ਘਤਿ 
ਚਲਾਇਆ। ” 
-- ਆਸਾ ੧, ਵਾਰ ੩ : ੨ (464) 
ਦੁਬਲਾ -- ਕੰਮਜੋਰ, ਦੁਰਬਲ 
“ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ।” 
-- ਸਿਰੀ ੫, ਅਸ ੨੬, ੨ : ੧ (70) 
ਦੁਬਲਿ -- ਕੰਮਜੋਰ, ਮਾੜੀ 
“ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ।” 
-- ਗਉ ੧, ਛੰਤ ੧, ੧ : ੩ (242) 
ਦੁਬਲੀਆ -- ਕੰਮਜੋਰ, ਮਾੜੀ 
“ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ।” 
-- ਗਉ ੧, ਛੰਤ ੧, ੧ : ੨ (242) 
ਦੁਬਿਧਾ -- ਦ੍ਰੈਤ ਭਾਵ ਮਨ ਦੀ ਡਾਵਾਂ ਡੋਲ ਹਾਲਤ, 


ਦੁਚਿਤੀ ਦੋ ਬਿਧਾਂ ਵਿਚ ਹੋਣਾ, ਦੁਪਾਸੀ 


ਬਿਰਤੀ 
“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ। ” 
-- ਸਿਰੀ ੧, ੧੪, ੨ : ੨ (19) 


“ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ 


ਜਾਇ।” (ਦੈਤ ਵਿਚ ਰਖਣ ਵਾਲੀ ਮਾਇਆ) 
- ਸਿਰੀਂ ੩, ਅਸ ੨੧, ੫ : ੩ (67) 

ਦੁੰਮਣੀ -- ਦੁਚਿਤੀ, ਕੰਮਜੋਰ ਇਰਾਦੇ ਵਾਲੀ 
“ਮੰਧ ਇਆਣੀ ਢੁੰਮਣੀ ਸੂਹੈ ਵੇਸਿ ਲੋਭਾਇ।” 


- ਸੂਹੀ ੩, ਵਾਰ ਤਸ, ੩, ੨ : ੩ (786) 


ਦੁਮਾਲੜਾ -- ਸਿਰ ਉਪਰ ਕਲਗੀ ਵਾਗੂੰ ਫਰਾਉਣ . 


ਵਾਲਾ ਪਗੜੀ ਦਾ ਲੜ, ਤੁਰਾ 
“ਮੈਂ ਗੁਰ ਮਿਲਿ ਉਚ ਦੁਮਾਲੜਾ। ” 
-- ਸਿਰੀ ੫, ਅਸ ੨੯, ੧੭ : ੨ (74) 
ਢੁਯਾ -- ਦੂਜਾ 


1265 








“ਦੁਯਾ ਕਾ ਗਲੁ ਚਿਤਿ ਨ ਜਾਣਦਾ। ” 
-- ਸਿਰੀ ੫, ਅਸ ੨੯, ੩ : ੨ (73) 
“ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੌ 


ਚਾਉ।” 
ਦੂਯੈ -- ਦੂਜੇ 
“ਦੁਯੈ ਭਾਇ ਵਿਗੂਚੀਐ ਗਲਿ ਪਈਸੁ ਜਮ ਕੀ 


-- ਆਸਾ ੧, ਵਾਰ ੧ : 2 (4637) 


ਫਾਸ। ” - ਮਾਝ ੫, ਬਾਰਾਂ ੫ : ੩ (134) 
ਦੁਰਗੰਧ -- 1. ਭੈੜੀ ਵਾਸ਼ਨਾ . 
“ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ। ” 


(ਭਾਵ ਮੰਦ ਭਾਵਨਾ) 
-- ਗਉਂ ੫, ਬਾਅ ੧੧ਸ : ੨ (252) 
2. ਬਦਬੂ 
“ਮੁਖਿ ਆਵਤ ਤਾ ਕੈ ਦੁਰਗੰਧ। ” 
- ਗਉ ੫, ਸੁਖ ੫, ੬ : ੪ (269) 
3. ਭੈੜੀ ਬੋ/ਗੰਦਗੀ ਵਾਲਾ 
“ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ 
ਸੋ ਛਾਰਾ।” 
-- ਦੇਵ ੫, ੧੧, ੧" : ੨ 
4. ਨਿੰਦਿਤ ਪਦਾਰਥ 
“ਜੋ ਦੂਜੇ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ 
ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ।” 
-- ਸੂਹੀ ੪, ੧੧, ੨ : ੨ (734) 
“ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ 
ਦੁਰਗੰਧ ਭਾਖੁ ।” (ਨਿੰਦਿਤ ਪਦਾਰਥ) 
- ਮਾਂਰੂ 8, ੬, ੩ : ਤੇ (997) 
5. ਵਿਸ਼ੇ ਵਿਕਾਰ 
“ਭਰਿ ਜੋਬਨਿ ਲਾਗਾ ਦੁਰਗੰਧ। ” 
- ਰਾਮ ੫, ੨੩, ੨ : ੨ (890) 
ਦੁਰਗਮ -- ਔਖਾ, ਜਿਥੇ ਜਾਣਾ ਕਠਿਨ ਹੋਵੇ 
“ਦੁਰਗਮ ਸਥਾਨ ਸਗਮੰ ਮਹਾ ਦੂਖ ਸਰਬ 
ਸੂਖਣਹ। - ਸਸ ੫, ੪੪ : ੧ (1356) 
ਦੁਰਗਾ -- 'ਦੁਰਗ” ਦੈਂਤ ਨੂੰ ਮਾਰਨ ਵਾਲੀ ਦੇਵੀ 
“ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ।” 
-- ਭੈਰ ਕਬ, ਅਸ ੨, ੧: ੩ (1162) 
ਦੁਰਗਾਦਿ -- ਬਦਬੂ ਵਾਲੇ, ਬੁਰੀ ਸੁਗੰਧ ਵਾਲੇ 
“ਮਿਲਤ ਸੰਗਿ ਪਾਪਿਸਟ ਤਨ ਹੋਏ ਢੁਰਗਾਦਿ।” 


(530) 





1266 


ਦੁਰਮਤੀਆ 





ਦੁਰਗਾਧੇ 
ਵਰ ੩੮, 2 : ੨ (810) 
ਦੁਰਗਾਧੇ -- ਬਦਸ਼ੁ ਵਾਲੇ, 
“ਜੈਸੇ ਮੀਠੇ ਸਾਇ ਲੋਭਏ ਝੂਠੇ ਧੰਧ ਵੁਰਗਾਬੈ।” 


- ਆਸਾ ੫, ੧੨੬, > : ੨ (403) 
ਦੁਰਜਨ -- ਖੋਟੇ,/ਮੰਦਾ/ਭੈੜਾ ਆਦਮੀ 
“ਕਾਮੁ ਕ੍ਰੋਧ ਸੰਗਿਤ ਦੁਰਜਨ ਕੀ ਤਾ ਤੇ ਅਹਿਨਿਸਿ 
ਭਾਗਉ।”” -- ਗਉ ੯, ੧, ੧": ੨ (219) 
ਦੁਰਜਨਹ -- ਵੈਰੀ, ਮਿੱਤਰ ਦੇ ਉਲਟ 
“ਸਹਣ ਸੀਲ ਸੰਤੰ ਸਮ ਮਿਤ੍ਸੂ ਦੁਰਜਨਹ। ” 
-- ਸਸ ੫, ੨2 : ੧ (1356) 
ਦੁਰਜਨਾ - ਖੋਟੇ/ਮੰਦੇ/ਭੇੜੇ ਆਦਮੀ 
ਦੁਰਜਨਾ। '' 
-- ਗਉਂ ੪, ਵਾਰ ੩ਸ, ੪,੧:੧(301) 
ਹੋਰ ਰੂਪ -- ਦੁਰਜਨੁ -- 
“ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ।” 
- ਮਾਰੂ ੫, ਵਾਰ ੨ਸ, ੫, ੩ : ੧ (1094) 
ਦੁਰਜੋਧਨ -- ਪਾਂਡਵਾਂ ਦਾ ਵਿਰੋਧੀ, ਕੌਰਵਾਂ ਦਾ 
ਮੁੱਖੀ ਚੰਦਰਬੰਸੀ ਰਾਜਾ 
ਧ੍ਰਿਤਰਾਸ਼ਟਰ ਦਾ ਵਡਾ ਪੁੱਤਰ 
“ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ।” 
- ਧਨਾ ਨਾਮ, ੧, ੨ : ੧ (692) 
ਹੋਰ ਰੂਪ -- ਦੁਰਜੋਧਨੁ -- 
“ਬੂਡਾ ਦੁਰਜੋਧਨੁ ਪਤਿ ਖੋਈ।” 


- ਗਉ ੧, ਅਸ ੯, ੯ : ੧ (225) 
ਦੁਰਤੂ =- ਪਾਪ ਰ੍ 
“ਲਗੁ ਚਰਣ ਸਰਣ ਦਇਆਲ ਪੀ੍‌ੀਤਮ ਸਗਲ ਦੁਰਤੁ 
ਬਿਖੰਡਨੋ ।” 


- ਬਿਲਾਂ ੫, ਛੰਤ ੩, ੧ : ੪ (847) 
ਦੁਰੰਤ -- ਮਾੜੇ/ਭੈੜੇ ਅੰਤ ਵਾਲੇ 
“ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ।” 
- ਗੂਜ ੫, ਅਸ ੨, ੫ : ੧ (508) 
ਦੁਰਤੁ -- ਪਾਪ, ਦੋਸ਼ ਰ 
“ਸੰਤ ਪ੍ਰਤਾਪਿ ਢੁਰਤੁ ਸਭੁ ਨਸੈ।” 
_- ਗਉ ੫. ਸੁਖ ੨; ੮ : ੬ (265) 
ਮਿਟਾਇਆ। ” -- ਦੇਵ ੫, ੨੩, ੧ : ੨ (532) 





ਦੁਰਬਚਨ -- ਕੌੜੇ/ਮਾੜੇ ਬੋਲ, ਕੁਵਾਕ 
“ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ 
ਸੁਰਜਨਹ। ” -- ਸਸ ੫, ੪੪ : ੨ (1358) 
ਦੁਰਬਲ -- ਕੰਮਜੋਰ, ਨਿਤਾਣਾ 
“ਸੋਈ ਮੁਕੰਦੁ ਦੁਰਬਲ ਧਨੁ ਲਾਧੀ।” 
- ਗੋਂਡ ਕਬ, ੧, ੨ : ੪ (875) 


ਦੁਰਬਾਸਾ -- ਇਕ ਰਿਸ਼ੀ ਜਿਸ ਨਾਲ ਯਾਦਵਾਂ ਨੇ 
ਮਖੌਲ ਕੀਤਾ ਸੀ 

“ਦੁਰਬਾਸਾ ਸਿਉ ਕਰਤ ਠਗਊਰੀ ਜਾਦਵ ਏ ਫਲ 

ਪਾਏ।” - ਧਨਾ ਨਾਮ, ੧, ੪ : ੧ (693) 


ਦੁਰਮਤਿ - ।. ਭੈੜੀ/ਖੋਜੀ ਬੁੱਧੀ ਕਰਕੇ 
“ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ।” 
- ਸਿਰੀ ੧, ੧੯, ੧: ੨ (21) 
ਵਿਕਾਰ। (ਭੈੜੀ ਮਤ ਭਾਵ ਮੂਰਖਤਾ) 
`.- ਮਾਝ ੧, ਵਾਰ ੪ਸ, ੧, ੧ : ੫ (139) 
2. ਭੈੜੀ/ਖੋਟੀ ਮਤਿ ਵਾਲਾ 
“ਦੁਰਮਤਿ ਹਰਣਾਖਸੁ ਦੁਰਾਚਾਰੀ।” 
-- ਗਉ ੧, ਅਸ ੯, ੪ : ੧ (224) 
“ਮਨਮੁਖ ਅਗਿਆਨੁ ਦੁਰਮਤਿ ਅਹੰਕਾਰੀ।” 
- ਗਉ ੪, ਵਾਰ ੨੬ਸ, ੩, ੨ : ੧6314) 
“ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ 
ਰਵਿਦਾਸ। ” 
- ਕੇਦਾ ਰਵਿ, ੧, ੩ : ੨ (1124) 


ਦੁਰਮਤਿਹ -- ਭੈੜੀ ਮਤ 


ਦੁਰਮਤਿਹ। ” _-- ਸਸ ੫, ੨੯ : ੧ (1356) 
ਦੁਰਮਤੀ -- ਮੰਦੀ ਬੁੱਧੀ/ਵਾਸ਼ਨਾ, ਬੇਸਮਝੀ 
“ਤਜਿ ਸਕਲ ਦੂਰੋਕ੍ਰਿਤ ਢੁਰਮਤੀ ਭਜੁ ਚਕ੍ਰਧਰ 

ਸਰਣੰ।” - ਗੂਜ ਜੈਦੇ, ੧, ੩ : ੨ (526) 
“ਸਾਕਤ ਮੁਠੇ ਦੁਰਮੜੀ ਹਰਿ ਰਸੁ ਨ ਜਾਣੰਨ੍ਹਿ।” 

(ਭੈੜੀ ਮਤ ਕਰਕੇ) 

- ਬਿਲਾ ੪, ਵਾਰ ੧੨ਸ, ੩, ੧ : ੩ (854) 

ਦੁਰਮਤੀਆ -- ਭੈੜੀ ਮਤ ਵਾਲਾ, ਖੋਟੀ ਬੁੱਧੀ 
“ਨਿਤ ਨਿਹਫਲ ਕਰਮ ਕਮਾਇ ਬਫਾਵੇ 

ਦੁਰਮਤੀਆ। ” 


ਦੁਰਲਭ 


1267 ੮੫੭ਊ 


ਦੁਲਭੁ 





- ਤਿਲੰ ੪, ੨, ੧ : ੧ (723) 
ਦੁਰਲਭ -- ਅੰਖਿਆਂ ਲਭਣ ਵਾਲੀ 
“ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮ 
ਸਿਰਾਵੈ।” -- ਗਉ ੯, ੬, ੧ : ੧ (220) 
ਹੋਰ ਰੂਪ -- ਦੁਰਲਭੰ -- 
“ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸੂਰਗ 
ਰਾਜਨਹ। '` -- ਸਸ ੫, ੩੫ : ੧ (1357) 
ਦੁਰਲਭੁ -- 

“ਪਤੰਤਿ ਮੋਹ ਕੂਪ ਦੁਰਲਭ੍ਰ ਦੇਹੰ ਤਤ ਆਸ੍ਯੰ 
__ਨਾਨਕ। ” - ਸੱਸ ੫, ੩ : ੫ (1354) 
ਦੁਰਾਉ -- ।. ਦੂਰੀ, ਵਖੇਵਾਂ, ਭਾਵ ਪੜਦਾ 
(ਅਗਿਆਨ ਰੂਪੀ) 

“ਸਹਜੇ ਮਿਟਿਓ ਸਗਲ ਦੁਰਾਉ। ” 
-- ਗਉ ੫, ਅਸ ੩, ੪ : ੨ (236) 
2. ਲੁਕਾਉਂ, ਪਰਦਾ 
“ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ 
ਪੇਖਉ ਤਹ ਤਹ ਨੇਰਾ।” 
- ਬਿਲਾ ੫, ੧੧੭, ੨ : ੧ (827) 
ਦੁਰਾਇ -- ਲਕਾਉ, ਪਰਦਾ 
“ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ। ” 
-- ਗਉਂ ੫, ਬਾਅ ੪੬ਸ : ੨ (259) 
“ਨਾਮੁ ਦੁਰਾਇ ਚਲੈ ਸੋ ਚੋਰੁ।” (ਲੁਕਾ/ਛੁਪਾਕੇ) 
- ਬਸੰ ੧, ਅਸ ੧, ੩ : ੪ (1187) 
ਦੁਰਾਈ? -- ਕਠਿਨ ਹੈ, ਮੁਸ਼ਕਲ/ਔਖੀ ਹੈ 
“ਗੋਬਿੰਦ ਠਾਕੁਰ ਮਿਲਨ ਦੁਰਾਈਤ।” 
`-- ਕਾਨ ੫, ੪੭, ੧" : ੧ (1307) 
ਦੁਰਾਏ -- ਲੁਕਿਆ ਹੋਇਆ, ਪਰਦੇ ਵਿਚ ___ 
“ਸਭ ਮਿਲਿ ਏਕੇ ਏਕੁ ਵਖਾਨਹਿ ਤਉ ਕਿਸ ਤੇ 
ਕਹਉ ਦੁਰਾਏ।”” 


-- ਭੈਰ ੫, ੧੫, ੩ : ੨ (1139) 


ਦਰ਼ਾਚਾਰ >> ਮਾੜੇ/ਖੋਟੇ ਕਰਮ ਕਰਨ ਵਾਲਾ,ਭੈੜੇ 
ਆਚਾਰ ਵਾਲਾ 
“ਦੁਰਮਤਿ ਹਰਣਾਖਸੁ ਦੁਰਾਚਾਰੀ। ” 

-- ਗਉ ੧, ਅਸ ੯, ੪ : ੧ (224) 
ਦੁਰਾਛੈ -- ਬੁਰੀ ਇਛਾ, ਭੈੜੀ ਵਾਸ਼ਨਾ 
“ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ 
ਸਗਲ ਦੁਰਾਛੈ ।” 











=- ਦੇਵ ੫, ੨੮, ੨ : ੨ (534) 


ਦੁਰਾਤੇ -- ਦੁਰਤ, ਭੈੜ (ਸ਼ਬਦਾਰਥ) : ਲੁਕਾਊ 
(ਮਹਾਨਕੋਸ਼) 
“ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ 
ਦੁਰਾਤੇ । ” - ਮਾਰੂ ੫, ੪, ੨ : ੨ (999) 
ਦੁਰੈ -- ਲਕਾਂਦੀ, ਲੁਕਦੀ 
“ਅੰਤਰਿ ਰਤਨ ਪਦਾਰਥ ਹਿਤ ਕੌ ਢੁਰੈ ਨ ਲਾਲ 
ਪਿਆਰੀ।” _ -- ਸਾਰ ੧, ੩, ੪ : ੧ (1198) 
ਦੁਲਹਨੀ -- ਸੱਜ-ਵਿਆਹੀ ਇਸਤ੍ਰੀ 


“ਗਾਉ ਗਾਉ ਰੀ ਦੁਲਹਨੀ ਮੰਗਲ ਚਾਰਾ ।” 
-- ਆਸਾ ਕਬ, ੨੪, ੧" : ੧ (482) 
ਦੁਲਭ -- ਔਖਿਆਈ ਨਾਲ ਪ੍ਰਾਪਤ ਹੋਣ ਵਾਲਾ, 


__ ਦੁਰਲਭ 
ਓਇ।” -੨ ਸਿਰੀਂ ੫, ੯੨. ੪ :੧ (50) 
ਹੋਰ ਰੂਪ -- ਦੁਲੰਭ -- 
“ਹਰਿ ਕੀ ਪੂਜਾ ਢੁਲੰਭ ਹੈ ਸੰਤਹੁ ਕਹਣਾ ਕਛੂ 
ਨ ਜਾਈ।” (ਅਮੋਲਕ, ਦੁਰਲਭ) 

-- ਰਾਮ ੩, ਅਸ ੩, ੧ : ੧ (910) 
ਦੁਲਭਾਵਉ -- ਔਖਿਆਂ ਪ੍ਰਾਪਤ ਹੋਣ ਵਾਲਾ, ਦੁਰਲਭ 
“ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ 

ਸੁਨਤਕੁਮਾਰ ਤਿਨ੍ਹ ਕਉ ਮਹਲੁ ਦੁਲਭਾਵਉ । ” 

- ਆਸਾ ੫, ੧੨੧, ੨ : ੨ (401) 
ਦੁਲਭਾਇਆ -- ਦੁਰਲਭ, ਔਖਿਆਂ ਪ੍ਰਾਪਤ ਹੋਣ 

ਰ੍ ਵਾਲਾ 
“ਕਰਮ ਬੂਮਿ ਹਰਿ ਨਾਮੁ ਬੌਇ ਅਉਸਰੁ 
ਦੁਲਭਾਇਆ। ” 
__- ਬਿਲਾ ੫, ੪੬, ੨ : ੨ (812) 


-- ਸਕ ੫, ੧੬, ੧ 2 ੧ 1੧207) 
ਦੁਲਭੁ -- ਦੁਰਲਭ, ਕਠਿਨਾਈ ਰਾਹੀਂ, ਪ੍ਰਾਪਤ ਹੋਣ 
ਵਾਲਾ . 

“ਰਾਮ ਨਾਮੁ ਦੁਲਭੁ ਹੈ ਭਾਈ। ” 
-- ਭੈਰ ੩, ੯, ੧" 
ਹੋਰ ਰੂਪ -- ਦੁਲੰਭੁ -- 


; ੧ (11257) 


ਦੁਲਾਰਿਓ 





“ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ 
ਬਿਰਥਾ ਸਕੂ ਜਾਏ । ” ਰ੍ 


-- ਆਸਾ ੪, ਛੰਤ ੧੮, ੨ : ੨ (450) | 


ਦੁਲਾਰਿਓ -- ਦੁਰਾਰਿਓ, ਲੁਕਾਉ, ਛੁਪਾ 
“ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ 
ਦੁਲਾਇਓ। ” -- 
ਦੁਲੀਚਿਆ -- (ਫਾ. ਗਾਲੀਚਾ) ਗਲੀਚਾ, ਕਾਲੀਨ 
“ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ। ” 
-- ਸਾਰ ੪, ਵਾਰ ੨੪ : ੩ (1247) 
ਹੋਰ ਰੂਪ -- ਦੁਲੀਚੈ -- 
“ਮਾਲਿ ਦਢੁਲੀਚੈ ਬੈਠੀ ਲੇ ਮਿਰਤਕੁ ਨੈਨ 
ਦਿਖਾਲਨੁ ਧਾਇਆ ਰੇ।” (ਭਾਵ ਆਸਨ) 


-- ਆਸਾਂ ੫, ੪੪, ੩ : ੨ (361) 


ਦੂ -- ਤੋਂ, ਕੋਲੋਂ 
“ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ 
ਟਿਕੇ ।” -- ਗਉ ੪, ਵਾਰ ੮ : ੧ (304) 





“ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭ ਕਰਤਾ 
ਆਪਣੀ ਕਲਾ ਵਧਾਏ।” (ਵਲੋਂ, ਕੋਲੋਂ) 
-- ਗਉ ੪, ਵਾਰ ੧੪ਸ, ੪, ੨ : ੨ (308) 
ਹੋਰ ਰੂਪ -- ਦੂੰ -- 
“ਹਿਕ ਝੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ 
ਕਰਦੇ ਭੋਗ ਬਿਲਾਸਾ।” 
-- ਜੈਤ ੫, ਛੰਤ ੧, ੨ : ੩ (703) 
ਦੂਆ =- 1. ਦੂਜਾ 
“ਸਚੇ ਬਾਝਹੁ ਕੋ ਅਵਰੁ ਨ ਦੂ ਆ। ”- 
- ਮਾਝ ਡੇ, ਅਸ ੭, ੬ : ੧ (113) 
2, ਹੋਰ ਰ੍ 
“ਚਾਰ ਬਿਚਾਰ ਬ਼ਿਨਸਿਓ ਸਭ ਦੂ ਆ। ” 
-- ਗਉ ੫, ਬਾਅ ੨੨ : ੫ (254) 
3. ਦ੍ਰੱਤ/ਦੁਜੈਗੀ ਭਾਵ ___ 
“ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ 
ਮੇਲਿਓ ਦੂਆ। ” 
“% ਬਨਾ ਪੰ, ੧੧, 3 : ੧ (673) 
ਦੁਐ =- ।. ਦੋ 


“ਸੁਖੁ ਨਾਹੀ ਫੁਨਿ ਦੂਐ ਤੀਐ।” (ਦੋ ਤਿੰਨ ਭਾਵ 


ਗਿਣਤੀ ਵਿਚ) 


>> ਮਾਂਝ ੩, ਅਸ ੩, ? “ 2 (111) 


੨ ਸਾਰ ੫, ੮ % ੨ %੯00069" 


1268 ਦੂਖਨ 
2. ਦ੍ਰੱਤ ਭਾਵ 
“ਕਿਉ ਸੁਖੁ ਪਾਵੈ ਦੂਐ ਤੀਐ। ” (ਦ੍ਰੈਤ ਭਾਵ ਤੇ 
ਤਿੰਨ ਗੁਣਾਂ ਵਿਚ) 


- ਮਾਰੂ ੧, ਸੋਲਾ ੩, ੧੨;੨ (1023) 
ਦੂਸਰ -- ਦੂਜਾ, ਕੋਈ ਹੋਰ 
“ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ 
ਹੋਂਗੁ।” __-- ਗਉ ੫, ਬਾਅ ੧"ਸ : ੨ (250) 
ਹੋਰ ਰੂਪ -- ਦੂਸਰੁ - 
“ਅਗਮੁ ਅਗੋਚਰੁ ਸਾਹਿਬੋ _ਦੂਸਰੁ ਲਵੈ ਨ 
ਲਾਵੈ।” -- ਬਸੰ ੫, ਵਾਰ ੩ : ੪ (1193) 


ਆਪੁਨੌ ਭਾਵਨੁ ਕਰਿ ਮੰਤ੍ਰਿ ਨ ਦੂਸਰੋਂ ਧਰਿ 
ਓਪਤਿ ਪਰਲੋ ਏਕੈ ਨਿਮਖ ਤੁ ਘਰਿ। ” (ਦੂਜੇ 
) = ਸਮ ੫. 3 ? 21565) 
ਦੂਖ -- ਦੁਖ, ਤਕਲੀਫ, ਪੀੜਾ 
“ਸੁਣਿਐ ਦੂਖ ਪਾਪ ਕਾ ਨਾਸੁ।” 
-- ਜਪੁ ੧, ੮ : ੬ (2) 


॥2੧ 


ਦੂਖਹ =- ਦੁਖਾਂ ਦੀ/ਦਾ 
“ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ 
ਗਵਾਇਓ 


- ਗਉ ੫, ੧੩੬”, ੩ : ੧ (209) 
“ਨਾਮੁ ਲੈਤ ਸਭ ਢੂਖਹ ਨਾਸੁ। ” 
-- ਭੈਰ ੫, ੪੯, ੧: ੩ (1150) 
ਦਖਨ -- 1. ਦੂਖ਼ਾਂ 
“ਸਭ ਦੂਖਨ ਕੇ ਹੰਤਾ।” 
- ਸਾਰ ੪, ੧੦, ੧" : ੨ (1201) 
ਹੋਰ ਰੂਪ -- ਦੂਖਨਿ -- 


-- ਆਸਾ ੫, ੧੨੨, ੨ : ੧ (401) 
2. ਦੋਸ਼ ਲਭਣ ਨਾਲ, ਨਿੰਦਾ ਕਰਨ ਨਾਲ 
“ਸੰਤ ਕੇ ਢੂਖਨ ਤੇ ਮੁਖੁ ਭਵੈ ।” 
=- ਗਉ ੫. ਸੁਖ ੧੩, ੨ : ੧ (279) 
ਹੋਰ ਰੂਪ -- ਦੂਖਨਾ - 
“ਕਈ ਕੋਟਿ ਪਰ ਢੂਖਨਾ ਕਰਹਿ।” (ਨਿੰਦਾ) 
-- ਗਉ ੫, ਸੁਖ ੧੦, ੨ : ੬ (275) 
“ਸੰਤ ਕੀ ਦੂਖਨਾ ਸੁਖ ਤੇ ਟਰੈ।” (ਨਿੰਦਾ) 


ਦੂਖਭੰਜਨੁ 1269 ਦੂਜੀ 








-- ਗਉ ੫, ਸੁਖ ੧੩, ੪ : ੮ (280) -- ਆਸਾਂ ੪, ਸੋਪੁ, ੨, ੨ : 2 (11) 
ਦੂਖਨਿ -- `_ “ਜਿਉਂ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ 
“ਸੰਤ ਕੈ ਦੂਖਲਿ ਆਰਜਾ ਘਟੈ।” (ਨਿੰਦਾ ਕੋਇ।” __- ਸਿਰੀ ੧, ੧੬, ੧" : ੨ (20) 

ਕਰਨ ਨਾਲ) “ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ 
-- ਗਉ ੫, ਸੁਖ ੧੩, ੧ : ੧ (279) ਲਾਇ।” _-- ਮਾਝ ੫, ਬਾਰਾ ੧੩ : ੬ (136) 
ਦੂਖਭੰਜਨੁ -- ਦੁਖ ਤੋੜਨ/ਦੂਰ ਕਰਨ ਵਾਲਾ 2. ਦ੍ਰੈਤ (ਭਾਵ) 
“ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ “ਮਨ ਰੇ ਦੂਜਾ ਭਾਉ ਜ਼ੁਕਾਇ। ” 
ਰਾਇਆ।” -- ਮਾਲੀ ੪, ੧, ੩ : ੧ (984) -- ਸਿਰੀ ਬੇ, ੫੨, ੧" : ੧ (33) 
ਦੂਖਾ - ਦੁਖ ਰ “ਦੂਜਾ ਖੇਲੁ ਕਰਿ ਦਿਖਲਾਇਆ। ” (ਦ੍ਰੈਤ ਭਾਵ 
“ਸੰਪਤ ਹਰਖੁ ਨ ਆਪਤ ਦਢੂਖਾ ਰੰਗੁ ਠਾਕੁਰੈ ਵਾਲ਼ਾ ਖੇਲ) 
ਲਾਗਿਓ।” -- ਗਉਂ ੫, ੧੬੦'. ਕੂ ਭਲ) -- ਸਿਰੀ ੧, ਅਸ ੨੮, ੨੦ : ੨ (73) 
“ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ। ” “ਦੂਜਾ ਮਾਰਿ ਮਨੁ ਸਚਿ ਸਮਾਣਾ।” 
(ਦੁਖਾਂ) ਆੜ ੩, ੧੮, ੯ ੧ 2 (120) 
-- ਗਉ ੫. ਵਾਰ ੧੦ਸ, ੫, ੧ : ੧ (320) “ਦੂਜਾ ਮਾਰਿ ਸਬਦਿ ਪਛਾਤਾ। ” 
ਦੂਖਿ - ਦੁਖ -- ਗਉ ੧, ਅਸ ੫, ੬ : ੨ (223) 
“ਸੋ ਜਨੁ ਢੂਖਿ ਨ ਵਿਆਪੀਐ।” 3. ਦੂਸਰਾ _ 
`__ -- ਗਉ ੫, ੧੪੫, ੨ : ੨ (211) “ਹਰਿ ਇਕੋ ਦਾਤਾ ਵਰਤਦਾ ਢੂਜਾ ਅਵਰੁ ਨ 
“ਦੇਰ ਜਿਠਾਣੀ ਮੁਈ ਦੁਖਿ ਸੰਤਾਪਿ।” (ਦੁਖ ਕੋਇ।” - ਸਿਰੀ ੩, ੫੭, ੨ : ੧ (36) 
ਨਾਲ/ਵਿਚ) _-- ਆਸਾ ੫, ੨,੧:੨ (370) | _'ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ 
ਦੁਖੀ -- ਦੁਖਾਂ ਨਾਲ ਹੇ ਰਚਾਇਆ। ” 
“ਕਿਸੁ ਪਹਿ ਖੋਲ੍ਹਉ ਗੌਠੜੀ ਦੂਖੀ ਭਰਿ ਆਇਆ। ” ਜਾ - ਮਾਝ ੧, ਵਾਰ ੩ : ੧ (139) 

-- ਸੂਰੀ ੧, ਛੱਤ ੫, ੭੨੧੭6) | _ ਟਕੇ ਸਬਦ ਦੂਲਾ ਹੋਰੁ ਨਾਸੰਤ ਕੱਦ ਪੂਲਿ ਮਨੂ 

ਰਿ ਲਾਵਸਿਤਾ। ” 


== ਦੁਖ 
ਲਾ ਕ ਦਾ ਹੂ 1 5੨ 
“ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੁਖੁ ਨ ਭਿ ਗਉ ੧, ੧੫, ੧" : ੨ (155) 
ਨ 4. ਸੰਸਾਰ, ਜਨਮ ਮਰਨ ਦਾ ਗੇੜ (ਭਾਵ) 


ਜਾਇ।” -” ਰ । 
| ਸਿਰੀ ੧, ੧੩, ੧: ੩ (16) ਸੀ ਛੰਨਾ ਰ੍ ਵਿਧਾ 
ਬੂਥ -- ਦੁਖ ਰ੍ _ਵਿਆਪੈ ਦੂਜਾ। ” 

ਕਦ ਕਿ -- ਸਿਰੀ ੧, ਪਹ ੨, ੨ : ੬ (75) 


<- ਆਸਾਂ ੫, ੮੩, ੧ : ੪ (391) ਣੇ -- ਹੋਰ ਕਿਸੇ ਨਾਲ 


ਦੂਜੜੀ -- ਦੂਜੀ =ੌ ਟਰ 
“ਜਿਨਾ ਨੇਹ ਢੁਜਾਣੇ ਲਗਾ ਮਰਹੁ ਸੇ 
“ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਰਾ ਵਰ 
ਤਿਸ -- ਸੂਰੀ ੫, ਅਸ ੪, ੧ : ੨ (761) 
ਵਿ ਿਵ `“ | ਦੂਜੀ -- 1. ਕਿਸੇ ਹੋਰ 
_ ਦੂਜੜੈ - ਦ੍ਰੈਤ ਭਾਵ ਵਿਚ ਤੌ 
੩ ਣਿ ਭਰਮ “ਜਿਨੀ ਨਾਮੁ ਵਿਸਾਰਿਆ ਦੂਜੀ ਕਾਰੇ ਲਗਿ।” 
ਸਿ ਕਲੀ ਜਹ ਅਰ ਨ ਪਲ -- ਸਿਰੀ ੧, ੧੪, ੨ : ੧ (19) 
ਦੂਜਾ -- 1. ਹੋਰ -- ਗਉ ਕਬ, ਵਾ ੮ : ੧ (345) 


“ਤੁਝ ਬਿਨੁ ਦੂਜਾ ਕੋਈ ਨਾਹਿ। ” “ਹੋਰ ਰੂਪ -- ਦੂਜੈ -- 


_ਦੂਜੇਰੈ 
“ਜੇ ਢੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ। ” 
(ਕਿਸੇ ਹੋਰ) 


-” ਵਡ 8, ਵਾਰ ੧੦ : ੩ (590) ` 


2. ਦੂਸਰੀ 
“ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ 
ਵਾਰ। ” 
`- ਸਿਰੀ ੧, ਅਸ ੮, 2 : ੧ (58) 
“ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ 
ਵਜਾਏ ।” 
- ਸੂਹੀ 8, ਛੰਤ ੨, ੨ : ੬ (774) 
3. ਦੇਤ ਭਾਵ ਵਾਲੀ, ਦੁਜੈਗੀ, ਰੇਤ 
“ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ।” (ਦਵੈਤ 
ਭਾਵ ਵਾਲੀ) 
- ਗਉ ਕਬ, ਵਾਰ ੬ : ੪ (344) 
“ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ 
ਰਾਈ।”” (ਦੈਤ ਅਵਿਦਿਆ) 
- ਸੋਰ ੧, ਅਸ ੧, ੪ : ੧ (634) 
“ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ 
ਲਿਵ ਲਾਗਾ। ” (ਦੈਤ ਭਾਵ ਵਾਲੀ) 
- ਸੂਹੀ ੩, ਛੰਤ ੧, ੨ : ੪ (767) 
ਹੋਰ ਰੂਪ -- `ਦੂਜੇ. - 


“ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ | 


ਮਾਇਆ ਚਿਤੁ ਲਾਏ।” 
-- ਬਿਲਾ ੪, ਵਾਰ ਪਸ, ੩, ੧ : ੧ (850) 
ਦੂਜੇਰੈ -- ਹੋਰ, ਦੂਜੇ, ਦੂਸਰੇ 
`__-- ਕਾਲ ੫, ੩੪, ੨ : ੨ (1304) 
ਦੂਜੈ -- 1. ਦੈਤ 


“ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ।” 
-- ਸਿਰੀ ੧, ੧੩, ੧ : ੧08) 
“ਦੂਜੈ ਮੁਠੀ ਰੋਵੈ ਧਾਹੀ।” 
੮ ਗਾਝ ੩, ਅਸ ੨੯. ੬ ' ੨ 6127) 
2. ਦੂਸਰੇ 
“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ 
ਸੋਇਆ।” ਰ 
-- ਸਿਰੀ ੫, ੭੪, ੩ : ੧ (43) 
“ਦੂਜੈ ਮਾਇ ਬਾਪ ਕੀ ਸੁਧਿ।” 
ਥਾਂ ਤੇ) 





(ਦੂਸਰੇ ਦੂਜੀ [ 


1270 2 





-- ਮਾਝ ੧, ਵਾਰ ੧ਸ, ੧, ੨ : ੨ (137) 
_ 3. ਹੋਰ, 
“ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ।” 

-- ਸਿਰੀ ੧, ਅਸ ੫, ੫ : ੩ (56) 
"ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ 

ਹਜ 
- ਗਉ ੪, ੫੭,੪:੧(170) 
ਦੂਣ -- ਦੋ ਗੁਣਾਂ, ਦੁਗਣਾ, ਦੁਣੀ 
“ਦੂਣ ਚਉਣੀ ਦੇ ਵਡਿਆਈ ਸੋਭਾ ਨੀਤਾ ਨੀਤ।” 
- ਸੋਰ ੫, ੩੭, ੧" : ੨ (618) 
ਦੂਣਾ -- ਦੋ ਗੁਣਾਂ ਭਾਵ ਵਧੇਰਾ 
“ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ।” 
- ਆਸਾ ੧, ਵਾਰ ੧੪ਸ, ੧, ੧ : ੭ (470) 
ਦੂਣਿ - ਦੇ ਪਹਾੜਾਂ ਦੇ ਵਿਚਕਾਰਲਾ ਮੈਦਾਨ/ਵਾਦੀ, 
ਭਾਵ ਜਨਮ ਮਰਨ ਦਾ ਗੇੜ 
“ਦੂਣਿ ਨ ਪਰਈ ਫੰਕ ਬਿਚਾਰੈ।” 

- ਗਉ ਕਬ, ਬਾਅ ੨੮ : ੩ (341) 
(ਮਹਾਨਕੋਸ਼ ਇਸ ਦਾ ਅਰਥ 'ਘਾਟਾ” ਨੁਕਸਾਨ” 
ਕਰਦਾ ਹੈ) 

ਦੂਣੀ -- ਦੋ ਗੁਣਾਂ ਭਾਵ ਵਧੇਰੀ, ਬਹੁਤੀ 
“ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲ ਲਾਗੀ 
ਆਇ।” - ਸਿਰੀ ੩, ੬੪, ੧ : ੩ (39) 
ਦੂਤ -- ।. ਵੈਰੀ 
“ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹੁ।” 
(ਭਾਵ ਵਾਸ਼ਨਾਵਾਂ) ਰ 
- ਸਿੱਰੀ ੧, ੧੧, ੧: ੨ (18) 
“ਪੰਚ ਦੂਤ ਮੂਹਹਿ ਸੰਸਾਰਾ।” (ਕਾਮਾਦਿਕ) 

- ਮਾਝ ੩. ਅਸ ੭. ੨ : ੧(113) 
ਹੋਰ ਰੂਪ -- ਦੂਤਹ -- 

“ਮਹਾ ਬੀਚਾਰ ਪੰਚ ਦੂਤਹ ਮੰਥ।” (ਕਾਮਾਦਿਕ 


ਵੈਰੀ) __-- ਗੋਂਡ ੫, ੧੭, ੧ : ੪ (867) 
"ਦੂਤਨ ਸੰਗਰੀਆ। ” 
- ਬਿਹਾ ੫, ੧, ੧ : ੧ (537) 
ਦੂਤਨਹ - ਰ 
“ਕੀਰਤਨੰ ਸਾਧ ਸੰਗੇਣ ਨਾਨਕ ਨਹ ਦ੍ਿਸਟੰਤਿ 
ਜਮ ਦੂਤਨਹ। " 





- ਸਸ ੫, ੩੪ : ੨ (1357) 

“ਮਨੁ ਵਸਿ ਦੂਤਾ ਦੁਰਮਤਿ ਦੋਇ।” 
(ਕਾਮਾਦਿਕ) 

-- ਗਉ ੧, ਅਸ ੩, ੧ : ੨ (222) 


- ਧਨਾਂ ੫, ੧, ੧" 


ਦਤੂ -- 
“ਗੁਰ ਸਰਣਾਈ ਜੋਹਿ ਨ ਸਾਕੈ ਦੂਝੁ ਨ ਸਕੈ 
`ਸੰਤਾਈ। ” 
__ ਰਜ ਬੇ.ਅਸ ੩, ੪ ੨੧੧੧੩ 
2. ਨਿੰਦਕ, ਚੁਗਲ 
ਆਹਿਆ ਜੀਉ।” 


- ਮਾਝ ੫, ੪੩, ੨ : ੩ (107) 


“ਮਨੁਆ ਡੋਲੇ ਢੁੜੁ ਸੰਗਤਿ ਮਿਲਿ ਸੋ ਪਾਏ ਜੋ | 


ਕਿਛੁ ਕੀਨਾ ਹੇ।” (ਮਾੜੇ ਵਿਅਕਤੀ) 
-- ਮਾਰੂ ੧, ਸੋਲਾ ੮, ੭ : ੩ (1028) 
ਹੋਰ ਰੁਪ -- ਦੁਤਾਂ -- 
“ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ 
ਮੇਰੀ।? _-- ਰਾਮ ਕਬ, ੪, ੧ : ੧ (969) 
3. ਹਰਕਾਰਾ, ਸੁਨੇਹਾ ਲਿਆਉਣ ਵਾਲਾ 
“ਧਰਮ ਰਾਇ ਕੇ ਦੂਤ ਨ ਜੋਹੈ।” (ਜਮਦੂਤ) 
-- ਗਉ ੫, €?2, $ ੨ ੩0185) 
ਹੋਰ ਰੂਪ -- ਢੂਤਹ -- 
“ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾ- 
ਇਆ।” (ਜਮਦੂਤ ਸੜ ਗਏ) 
``-- ਆਸਾ ੫, ਛੰਤ ੧੨, ੨ : ੨ (460) 
“ਪੂਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ 
`_` ਦੂਡਰ ਡਿਠਿਆ।” (ਦੂਤਾਂ ਨੂੰ) 
ਰ _ ` ਜੈਤ ੫, ਛੰਤ ੩, ੧ : ੫ (705) 


ਫੂਥਾਂ -- 
_ “ਦੂਭਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ।” 


-- ਆਸਾ-੧, ਅਸ ੧੧, ੪ : 2 (417) 


੨ (670) . 


1271 ਦੂਰ 





-- ਗਉ ੪, ਵਾਰ ੩੨ : ੩ (317) 


- ਆਸਾ ੧, ਅਸ ੯, ੨ : ੪ (416) 


ਦੂੰਦਰ -- ਰੌਲਾ/ਸ਼ੋਰ ਮਚਾਉਣ ਵਾਲੇ, ਝਗੜਾਲੂ 


“ਊਂਦਰ ਦੂੰਦਰ ਪਾਸਿ ਧਰੀਜੈ।” 


- ਰਾਮ ੧, ਅਸ ੫, ੮ : ੧ (905) 


-- ਭੈਰ ਲਾਮ, ੧੦, ੨੦ : ੧ (1166) 
ਦੂਧਾਧਾਰੀ -- ਨਿਰੇ ਦੁੱਧ ਦੇ ਅਹਾਰ ਤੇ ਜੀਉਣ 
__ ਵਾਲੇ 
“ਜਗ ਮਹਿ ਬਕਤੇ ਦੂਧਾਧਾਰੀ।' 


-- ਗੋਂਡ ਕਬ, ੧੧, ੩ : ੩ (873) 


ਦੂਧਿ -- ਦੁਧ ਵਿਚ 


“ਅੰਮ੍ਰਿਤ ਖੰਡੂ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ 


ਰੇ।” > ਜਮੀਰ "੧, ੪, ਥੇ ੧ (990) 


- ਗਉ ੪, ੬੧, ੩ : ੨(171) 


ਦੂਧੈ ਮਾਇ।” 
-- ਸਿਰੀ ੧, ਅਸ ੧੫, ੮ : ੨ (63) 
ਦੂਲਾ =- ਦੌਂਗੂਣਾ 
“ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ । ” 
--- ਸਲੋ ਕਬ, ੧੦੦ : ੧ (1369) 
ਦੂਬਲਾ -- - ਪਤਲਾ ਭਾਵ ਕੰਮਜ਼ੋਰ, ਵੇਖੋ “ਦੁਬਲਾ” 
“ਕਬੀਰ ਹਰਨਾ ਢੂਬਲਾ ਇਹੁ ਹਰਿਆਰਾ ਤਾਲੁ।” 


--ਸਲੋ ਕਬ, ੫੩ : ੧ (1367) 


ਤੀ (ਫਾ. ਦੂਰ) ਫਾਸਲੇ, ਦੂਰੀ ___. 
“ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ 


ਤੇ ਆਈ।” -- ਗਉ ੫, ੧੧੮", ੧ : ੧ (204) 


ਦੁਰਹਿ 





ਦੇ 








ਦੂਰਹਿ -- ਦੂਰ ਤੋ, ਫਾਸਲੇ ਤੋਂ, ਵੇਖੋ 'ਦੂਰ” 
“ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ 
ਭਾਗਿ।” -- ਸਲੋ ਕਬ, ੧੩੧ : ੧ (1371) 
ਹੋਰ ਰੂਪ -- ਦੂਰਹੁ -- 

“ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ 
_ ਮਿਲਿ ਛੁਟਕੀ ਤ੍ਰਿਕੁਟੀ ਰੋ।” (ਦੂਰ ਤੋਂ) 


-- ਦੇਵ ੫, ੩੭, ੧ : ੨ (535) 


- ਜੈਤ ੫, ਵਾਰ ੩ਸ, ੫, ੧ : ੨ (706) 
ਦੂਰੰਤਰਿ - ਦੂਰੋਂ, ਹੀ ਫਾਸਲੇ ਤੋਂ ਹੀ 
“ਮਿਲਤ ਸਾਂਤਿ ਊਪਜੈ ਦੁਰਤੁ ਦੂਰੰਤਰਿ ਨਾਸੈ।” 


- ਸਵ ੪, ਕਲ ੬ : ੨ (1397) 
ਦੂਰਬਾ -- ਦੁਰਬਾਸਾ ਰਿਸ਼ੀ ਜੋ ਨਿੱਕੀ ਜਿਹੀ ਗੱਲ ਤੇ 


ਕ੍ਰੋਧ ਵਿਚ ਆ ਸਰਾਪ ਦੇ ਦਿੰਦਾ ਸੀ। 
“ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ 


ਗਾਇਓ।” -- ਸਵ ੧, ੧੦ : ੫ (1390) 
ਦੂਰਾਇਓ -- ਦੂਰ ਜਾਪਨਾ 
“ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ।” 


- ਸੋਰ ੫, ੬੧. ੩ : ੨ (626) 
ਦੂਰਾਈ -- ।. ਦੂਰ ਭਾਵ ਕਠਿਨ 
“ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ 
ਮਿਲਣੁ ਦੂਰਾਈ। ” 
-- ਸੋਰ ੫, ੩, ੧ : ੧ (609) 
2. ਦੂਰ, ਫਾਸਲੇ ਤੇ 
“ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ 
ਦੂਰਾਈ। ” - ਮਾਰੂ ੫, ੬, ੨ : ੨ (1000) 
ਦੂਰਾਰੀ -- ਦੂਰ (ਫਾ. ਦੂਰਾ ਦੂਰ) 
“ਸੋ ਮਾਰਗੁ ਸੰਤਨ ਦੂਰਾਰੀ।” 
-- ਆਸਾ ਪ., ੯੧, ੧ : 2 (393) 
ਦੂਰਿ -- ।. ਵਿਥ/ਫਾਸਲੇ/ਦੂਰੀ ਤੇ 
“ਗਵੈ ਕੇ ਕਹੈ ਇਨ ਬੁਝ" 
੮ ਕੀਖਊ %, ੩ 2 9021 
2. ਦੂਰ ਕਰਨਾ, ਹਟ/ਮਿਟ ਜਾਣਾ (ਭਾਵ) 
ਸਰੀਰਹੁ ਦੂਰਿ।” (ਪਰਾਂ, ਦੂਰੀ ਦੇ ਭਾਵ 





ਹਟ ਗਿਆ) 
-- ਸਿਰੀ ੩, ੫੪, ੨ : ੩ (34) 
"ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ 


- ਸਿਰੀ ੩, ੬੧, ੪ : ੩ (38) 
ਦੂਰੀ -- ਵਿੱਥ, ਫਾਸਲਾ (ਫਾ. ਦੂਰੀ) 

“ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ 
ਰਹਿਆ ਨਹੀ ਦੂਰੀ ਜੀਉ।” 

-- ਗਉਂ ੪, ੬੮, ੩ : ੨ (177) 
ਦੂਰੁ -- ਵਿਥ ਉਤੇ, ਫਾਸਲੇ ਤੇ 
“ਨੇੜੇ ਦਿਸੈ ਮਾਤ ਲੋਕ ਤੁਧੁ ਸੁਝੈ ਢੂਰੁ।” 

-- ਰਾਮ ਬਸ, ਵਾਰ ੫ : ੮ (967) 
ਦੂਰੇ -- 1. ਦੂਰ ਹੋ ਗਏ, ਮਿਟ ਗਏ, ਮੁੱਕ ਗਏ 
“ਨਾਨਕ ਰਾਮ ਮਿਲੇ ਭ੍ਰਮ ਦੂਰੇ।” 

-- ਗਉ ੧. ੧੧, ੪ : ੨ (154) 
“ਜੈ ਡਿਠੇ ਮਨੁ ਧੀਰੀਐ ਕਿਲਵਿਖ਼ ਵੰਵਨਿ ਦੂਰੇ।” 

- ਸੂਹੀ ੫, ਅਸ ੪, 2 : ੧ (761) 
2. ਵਿਥ ਤੇ, ਦੂਰੀ ਤੇ 
“ਤਾ ਕਉ ਅੰਧਾ ਜਾਨਤ ਝੂਰੇ।”” 

- ਗਉ ੫, ਸੁਖ ੪, ੩ : ੬ (267) 
ਦੂਲਹ -- ਪਤੀ, ਲਾੜਾ 
“ਚਾਰਿ ਮੁਕਤਿ ਚਾਰੈ ਸਿਧ ਮਿਲਿ ਕੈ ਦੂਲਹ ਪ੍ਰਭ 
ਕੀ ਸਰਨਿ ਪਰਿਓ।” 

- ਮਾਰੂ ਨਾਮ, ੧, ੧ : ੧ (1105) 
ਹੋਰ ਰੂਪ -- ਦੂਲਹੁ -- 

“ਰਾਮ ਰਾਇ ਸੋ ਦੂਲਹੂ ਪਾਇਓ ਅਸ ਬਡਭਾਗ 
ਹਮਾਰਾ।” 

- ਆਸਾ ਕਬ, ੨੪, ੨ : ੨ (482) 
ਦੂੜਾ -- ਹਰਕਾਰਾ, ਦੂਤ, ਸੁਨੇਹਾ ਲਿਆਉਣ ਵਾਲਾ 

(ਸ਼ਬਦਾਰਥ) : ਦੌੜਦਾ (ਦਰਪਣ), ਟੋਲਾ 
(ਨਿਰਣੇ) 
“ਦੂੜਾ ਆਇਓਹਿ ਜਮਹਿ ਤਣਾ।” 

-- ਸਿਰੀ ਭ੍ਰਿਲੋ, ੨, ੧" 
ਦੇ -- ।. ਦੇਂਦਾ ਹੈ, ਪ੍ਰਦਾਨ ਕਰਦਾ ਹੈ 
“ਦੇਦਾ ਦੇ ਲੈਦੇ ਥਕਿ ਪਾਹਿ।” 

-- ਜਪੁ ੧, ੩ : ੧੧ (2) 
“ਚਹੁ ਵਰਨਾ ਕਉ ਦੇ ਉਪਦੇਸੁ।” (ਦੇਦਾ/ਪ੍ਰਦਾਨ 


੧ ੧ (92) 


ਦੇਉਂ 127 


ਕਰਦਾ ਹੈ) -- ਗਉ ੫, ਸੁਖ ੯, ੪ : ੯ (274) 
2. ਲਾ ਕੇ 
“ਦੇ ਸਾਬੂਣੂ ਲਈਐ ਓਹੁ ਧੋਇ। ” 


- ਜਪੁ ੧, ੨੦ ੪ (4) 








“ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ।” 


-- ਮਾਝ ੧, ਵਾਰ ੨੨ਸ, ੨, ੧ : ੨ (148) 
3. ਦੁਆਰਾ, ਬਦਲੇ 
“ਸਚੁ ਕਰਣੀ ਢੇ ਪਾਈਐ ਦਰੁ ਘਰੁ ਮਹਲੁ 
ਪਿਆਰਿ।” 
- ਸਿਰੀ ੧, ੧੨, ੨ : ੨ (1੧) 
“ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ 
ਕੋਇ।” (ਦੇ ਕੇ, ਆਸਰੇ ਦੁਆਰਾ) 


-- ਸਿਰੀ ੫, ੭੫, ੨ : ੩ (43) | 


“ਜੇ ਮਨੁ ਸਤਿਗੁਰ ਢੇ ਮਿਲੇ ਕਿਨਿ ਕੀਮਤਿ 
ਪਾਈ।”” 
-- ਆਸਾ ੧, ਅਸ ੧੭, ੭ : ੨ (420) 
4. ਦਾ ਦੇ 
“ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਢੇ ਦਾਣੁ।” 
(ਦਾ ਬੀਜ) -- ਸਿਰੀ ੧, ੧੩, ੨ : ੨ (19) 


“ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ 


ਅਨੇਕ।” -- ਸਿਰੀ ੫, ੮੯, ੪ : ੧ (49) 
“ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਢੇ 
ਵਾਪਾਰਾ। ” 
-- ਮਾਝ ੧, ਵਾਰ ੭ :੧(।4) 
5. ਦੇ ਕੇ 
“ਅਨ ਕਉ ਮਤੀ ਦੇ ਚਲਹਿ ਮਾਇਆ ਕਾ 
ਵਾਪਾਰੁ। ” 
-- ਸਿਰੀ ੧, ਅਸ ੫, ੬ : ੨ (56) 


“ਦੇ ਕੰਨੁ ਸੁਣਹੁ ਅਰਦਾਸਿ ਜੀਉ।” (ਕੰਨ ਦੇ ਕੇ 


ਭਾਵ ਧਿਆਨ ਲਾ ਕੇ) 
-- ਸਿਰੀ ੫, ਅਸ ੨੯, ੧੨ : ੨ (74) 
6. ਥਾੰ ਤੇ (ਭਾਵ) 
“ਪਹਿਲੋ ਢੇ ਤੈਂ ਰਿਜਕੁ ਸਮਾਹਾ।” 


-- ਮਾਝ ੧, ਅਸ ੩੫,੬:੧(130). 


7. ਜਾ ਕੇ (ਭਾਵ) 
“ਪਿਛੋ ਦੇ ਤੈਂ ਜੰਤੁ ਉਪਾਹਾ।”? (ਜਾ ਕੇ) 
-- ਮਾਝ ੧, ਅਸ ੩੫, ੬ : ੨ (130) 


“ਪਹਿਲਾ ਫਾਹਾ ਪਾਇਆ ਪਾਧੇ ਪਿਛੋ ਢੇ ਗਲਿ 








£ ਰ ਦੇਉ 





ਚਾਟੜਿਆ।” 
-- ਆਸਾ ੩, ਪਟੀ ੫ : ੨ (433) 
8. ਦੇ/ ਰੱਖ ਕੇ (ਭਾਵ) 
“ਦੇ ਦੇ ਨੀਵ ਦਿਆਲ ਉਸਾਰੀ ਭਸਮੰਦਰ ਕੀ 
ਢੇਰੀ।” _-- ਗਉ ੧, ੧੩, ੫ : ੧ (155) 
9. ਹਵਾਲੇ ਕਰਕੇ, ਸਪੁਰਦ ਕਰਕੇ, ਦੇ ਕੇ 
“ਮਨੁ ਢੇ ਲੀਆ ਰਹਿਸ ਗੁਣ ਗਾਈ।” 
-- ਗਉ ੧, ਅਸ ੨, ੩ : ੩ (221), 
10. ਹੀ (ਭਾਵ) 
“ਅਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ।” 
-- ਆਸਾ ੧, ਅਸ ੧੧, ੫ : ੧ (417) 
11. ਦੇ ਕੇ ਭਾਵ ਖਾ ਕੇ 
“ਸਾਹਿੰਬ ਸਿਵੁ ਮਨੁ ਮਾਨਿਆ ਦੇ ਸਾਚੁ ਅਧਾਰੁ। ” 
(ਸਚ ਦਾ ਭੋਜਨ ਦੇ ਕੇ) (ਭਾਵ ਖਾ ਕੇ) 
-- ਆਸਾ ੧, ਆਸਾ ੨੦, ੨ : ੨ (421) 
12. “ਦੇਵ” ਦਾ ਸੰਖੇਪ 
ਦੇ ਰਾਨੀ।”? 
-- ਆਸਾ ਕਬ, ੪, ੧ : ੨ (476) 
13. ਦੈਵੀ 
“ਦੇ ਗੁਨਾ ਸਤਿ ਭੈਣ ਭੁਰਾਵ ਹੈ ਪਾਰੰਗਤਿ ਦਾਨੁ 
ਪੜੀਵਦੈ।” ਰ੍ 
- ਰਾਮ ਬਸ, ਵਾਰ ੧ : ੨ (966) 
ਦੇਉ -- ।. ਦਿੱਤਾ ਹੈ 
“ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ 
ਦੇਉ।” ੍ 
- ਮਾਝ ੧, ਵਾਰ ੨੭ਸ, ੨, ੧: ੩ (150) 
“ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ।” 
-- ਗਉਂ ੫, ੧੬੭", ੧ : ੩ (217) 
“ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ 
ਤਿਨ ਕਉ ਦੇਉ।” (ਅਰਪਨ ਕਰਦਾ ਹਾਂ) 
- ਗੂਜ ੩, ਵਾਰ ੧੭ਸ, ੩, ੧ : ੬ (515) 
2. ਪ੍ਰਮਾਤਮਾ, ਹਰੀ ਰੂਪ 
“ਮਨੁ ਮਧੁਸੂਦਨੁ ਤ੍ਰਿਭਵਣ ਦੇਉ। ” (ਤਿੰਨਾ ਲੋਕਾਂ 
ਨੂੰ ਉਜਲ ਕਰਨਾ/ਰੌਸ਼ਨੀ ਦੇਣ ਵਾਲਾ ਭਾਵ 
ਪ੍ਰਮਾਤਮਾ) 
- ਗਉ ਕਬ, ੨੮, ੩ : ੨ (329) 
ਹੋਰ ਰੂਪ -- ਦੇਉ -- 








“ਹੀਂਉ ਦੇਉ ਸਕੂ ਮਨੁ ਤਨੁ ਅਰਪਉ ਸੀਸੁ 
ਚਰਣ ਪਰਿ ਰਾਖਿਓ।” 


- ਸਾਰ ੫, ੫, ੨ : ੨ (1204) 





-- ਗਉ ੫, ਬਾਅ ੧੦ : ੪ (252) 
3. ਦੇਵਤਾ 
ਸਤਿਗੁਰੁ ਜਾਗਤਾ ਹੈ ਦੇਉ।” (ਜਿਊਂਦਾ ਜਾਗਦਾ 
ਦੇਵਤਾ) 
-- ਆਸਾ ਕਬ, ੧੪, ੧" : ੨ (479) 
“ਐਸੇ ਹੀ ਠਗ ਦੇਉ ਬਖਾਨੈ।”” (ਠਗਾਂ ਦਾ 
ਦੇਵਤਾ/ਗੁਰੂ) 
- ਆਸਾ ਨਾਮ, ੪, ੨ : ੨ (486) 
“ਜੇ ਓਹੁ ਦੇਉ ਤ ਓਹੁ ਭੀ ਦੇਵਾ।” 
- ਗੂਜੇ ਨਾਮ, ੧, ੪ : ੩ (525) 
“ਗੁਰੂ ਮੇਰਾ ਦੇਉ ਅਲਖ ਅਭੇਉ।” (ਦੇਵਤਾ, 


__ਪੂਜਨੀਕ) -- ਗੋਂਡ ੫, ੯, ੧ : ੩ (864) 
4. ਜਿੰਨ, ਭੂਤ 
“ਹਰਿ ਸਿਮਰਤ ਦੈਤ ਦੇਉ ਨ ਪੋਹੈ।” 


- ਭੈਰ ੫, ੪੯, ੨ : ੨ (1150) 


ਦੇਅਹੁ -- 
(੨. 0 ਗਲ 
ਹੋਵੈ।” -- ਸਲੋ ੧, ੩੨ : ੧ (1412) 


ਦੇਇ -- 1. ਦਿੰਦਾ ਹੈ,ਦੇਣ ਦਾ/ਪ੍ਰਦਾਨ ਕਰਨ ਦਾ 


ਭਾਵ 
“ਆਪੇ ਜਾਣੈ ਆਪੇ ਢੇਇ।” 
-- ਜਪੁ ੧, ੨੫ : ੧੪ (5) 
ਹੋਰ ਰੂਪ -- ਦੇਈ -- 
“ਭਾਵੈ ਦੇਇ ਨ ਦੇਈ ਸੋਇ।” 
-- ਸਿਰੀ ੧, ੩੨, ੧ : ੩ (25) 
2. ਦੇਵੇ, ਸਹਾਇਕ ਕਿਰਿਆ 
“ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ 
ਦੇਇ ਬੁਝਾਇ ।” 
- ਸਿਰੀ ੩, ੩੪, ੧ : ੨ (26) 
“ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ 
ਦ੍ਰਿੜਾਇ।”-- ਸਿਰੀ ੩, ੫੨, ੧ : ੧ (33) 
ਹੋਰ ਰੂਪ -- ਦੇਈ -- 
“ਪਾਪੀਆ ਨੋ ਨ ਦੇਈ ਥਿਰੁ ਰਹਿਣ ਚੁਣਿ 


1274 


ਦਸਾ 














ਨਰਕ ਘੰਰਿ ਚਾਲਿਅਨੁ।” (ਦਿੰਦਾ, 
ਸਹਾਇਕ ਕਿਰਿਆ) 
- ਸਿਰੀ ੪, ੧੯ : ੪ (90) 
"ਪਾਸਿ ਨ ਢੇਈ ਕੋਈ ਬਹਣਿ ਜਗਤ ਮਹਿ 
ਗੂਹ ਪੜਿ ਸਗਵੀ ਮਲੂ ਲਾਇ ਮਨਮੁਖੁ 
ਆਇਆ।” 
- ਗਉ ੪, ਵਾਰ ੧੨ਸ, ੪, ੧ : ੨ (306) 
ਦੇਸ -- ।. ਮੁਲਕ, ਭੂਖੰਡ ਦੀ ਇਕਾਈ 
“ਕੇਤੇ ਇੰਦ ਚਿੰਦ ਸੂਰ ਕੇਤੇ ਕੇਤੇ ਮੰਡਲ ਦੇਸ ।” 


- ਜਪੁ ੧, ੩੫ : ੬ (7) 


2. ਵਤਨ, ਆਪਣੇ ਦੇਸ਼ 
“ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ 
ਦੇਸ ਗਏ ।” 


- ਆਸਾ ੧, ੩੩, ੨ : ੧ (358) 
“ਦੇਸ ਵੇਸ ਸੁਵਰਨ ਰੁਪਾ ਸਗਲ ਉਣੇ ਕਾਮਾ।” 
(ਮਹਾਨਕੋਸ਼ ਇਸ ਦੇ ਅਰਥ ਸਰੀਰ ਦੇ ਅੰਗ 
ਕਰਦਾ ਹੈ) 
- ਬਿਹਾ ੫, ਛੰਤ ੯, ੧ : ੪ (547) 
ਦੇਸਹਿ -- ਦੇਵੇਗਾ 
“ਦੇਵਲਾ ਦੇਵਲ ਧਾਹੜੀ ਢੇਸਹਿ ਉਗਵਤ ਸੂਰ।” 
- ਸਲੋ ਕਬ, ੧੨੬ : ੨ (1371) 
ਦੇਸੰਤਰ -- ਦੇਸ ਅੰਦਰ 
“ਪੜ੍ਹ ਪੜ੍ਹਿ ਪੰਡਿਤ ਮੁੰਨੀ ਥਕੇ ਦੇਸੰਤਰ ਭਵਿ ਥਕੇ 
ਭੇਖਧਾਰੀ ।” 
-- ਸਾਰ ੪, ਵਾਰ ੨੪ਸ, ੩, ੧ : ੧ (1246) 
ਹੋਰ ਰੂਪ -- ਦੇਸੰਤਰੁ -- 
“ਦੇਸੰਤਰੁ ਭਵੈ ਦੂਜੇ ਭਾਇ ਖੁਆਏ।” 
- ਮਾਝ ੩, ੨੪, ੪ : ੨ (123) 
(ਉਇ: ਦੇਣਗੀਆਂ 
“ਬਿਨੁ ਸਤਿਗੁਰੁ ਭਰਿਮ ਭੁਲਾਣੀਆ ਕਿਆ ਮੁਹੁ 
ਦੇਸਨਿ ਆਗੈ ਜਾਏ।” 
- ਵਡੇ 3, ਅਲਾਂ 8, ੩ : 2 (585) 
ਦੇਸਾ -- ।. ਦੇਵਾਂਗਾ, 
“ਹਉ ਕਿਆ ਮੁਹੂ ਢੇਸਾ ਦੁਸਟੁ ਚੋਰੁ।” (ਵਖਾਵਾਂਗਾ) 
- ਸਿਰੀ ੧, ੨੯, ੪ : ੨ (24) 
2. ਸਰੀਰ ਦੇ ਅੰਗ, ਗਿਆਨ ਇੰਦਰੇ 
“ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ 


ਦੇਸਾਂਗਿਓ 
ਸਭਿ. ਢੇਸਾ। ” 
-- ਗਉ ੫, ਛੰਤ ੧, ੩ : ੧ (247) 
3. ਦੇਸ ਰ 
“ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ 
ਦੇਸਾ।” -- ਸੋਰ ੫, ੧੭, ੧" : ੨ (613) 

ਦੇਸਾਂਗਿਓ -- ਦੇਸ, ਥਾਂ, ਟਿਕਾਣਾ 
“ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ 
ਦੇਸਾਂਗਿਓ। -- ਸਾਜਰ ੫, ੫, ੨ : ੧ (1204) 

ਦੇਸਿ -- ਮੁਲਕ/ਵਤਨ/ਖੇਤ ਵਿਚ 
“ਨਿਰੰਕਾਰ ਕੈ ਢੇਸਿ ਜਾਹਿ ਤਾ ਸੁਖਿ ਲਹਹਿ 
ਮਹਲੁ । ” -- ਸੋਰ ੧, ੨, ੩ : ੩ (595) 
“ਬਹੁਤ ਸਜਾਇ ਪਇਆ ਦੇਸ ਲੰਮੇ।” (ਲੰਮੇ ਦੇਸ 
ਵਿਚ ਭਾਵ ਜਨਮ ਮਰਨ ਦੇ ਲੰਮੇ ਗੇੜ ਵਿਚ) 
- ਮਾਰੂ ੫, ਅਸ ੮, ੫ : ੨ (1020) 


ਦੇਸੀ -- 1. ਦੇਵੇਗਾ 


ਦੇਸੀ ਜਾਇ।” (ਭਾਵ ਵਿਖਾਵੇਗਾ) 
-- ਸਿਰੀ ੩, ੫੪, ੩ : ੪ (35) 
ਦੇਸੀ।” -- ਸੋਰ ੫, ੧, ੧ : ੩ (608) 
2. ਦੇਸ਼/ਵਤਨ ਦੇ 
“ਏਕਾ ਢੇਸੀ ਏਕੁ ਦਿਖਾਵੈ ਏਕੋ ਰਹਿਆ 
ਬਿਆਧੈ। ” 
ਦੇਸੁ - 1. ਵਤਨ, ਮੁਲਕ 
“ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਢੇਸੁ।” 
-- ਸਿਰੀ ੧, ੨੨, ੧ : ੧ (22) 
“ਧੰਨੁ ਸੁ ਢੇਸੁ ਜਹਾ ਤੂ ਵਸਿਆ ਮੇਰੇ ਸਜਣ ਮੀਤ 
ਮੁਰਾਰੇ ਜੀਉ।” -- ਮਾਝ ੫, ੮, ੨ : ੩ (96) 
2. ਮਲਕੀਅਤ 
“ਜੀਉ ਪਿੰਡ ਸਭੁ ਹਰਿ ਕਾ ਢੇਸੁ ।” 


-- ਆਸਾ ੫,੫,੨:੨(371) 


ਦੇਹ -- 1. ਦਿੰਦਾ ਹੈ 
'“ਗਾਵੈ ਕੋ ਜੀਅ ਲੈ ਫਿਰਿ ਢੇਹ।” 

<- ਜਪੁ ੧, ੩ : ੬ (2) 
2. ਦੇਵੇਂ 


“ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ 
ਮਿਲਿ ਦੇਹ ਅਸੀਸਾ ਹੇ।” 


1275 








- ਰਾਮ ੫. ੮,੧ : ੨ (682) 


ਦੇਹਾ 


-- ਵਡ ੧, ਅਲਾ ੫, ੨ : ੧ (582) 
3. ਸਰੀਰ ਰ੍ 
“ਭਰੀਐ ਹਥੁ ਪੈਰੁ ਤਨੁ ਦੇਹ । ” 
` = ਜਪੁ ੧, ੨੦ : ੧ (4) 
ਹੋਫ ਰੂਪ -- ਦੇਹੰ -- 
>= ਸੱਸ ੪; ਤੇ 2 ੧ (1358) 
4. ਜਨਮ/ਜੀਵਨ 
“ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਢੇਹ ਕਾ 
ਇਹੁ ਉਤਮ ਫਲੂ । ” 
=- ਟੋਡੀ ੫, ੨੬, ੧ : ੨ (717) 
ਦੇਹ -- ।. ਦੇਂਦਾ ਹੈ 
“ਦੇਹ ਅਧਾਰੁ ਸਰਬ ਕਉ ਠਾਕੂਰ ਜੀਅ ਪ੍ਰਾਨ 
ਸੁਖਦਾਤੇ।? -- ਸਾਰ ੫, ੨੬, ੧: ੨ (1209) 
2. ਦਿਨ 
“ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ 
ਪੇਖਿ ਦੇਂਹ।” 
-- ਜੈਤ ੫, ੧੦, ੧ : ੧ (702) 
ਦੇਹਧਾਰ -- ਦੇਹਧਾਰੀ, ਜੀਵ _ - 
“ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ 
ਡਰਿ ਮੁਇਆ।” 
- ਮਾਰੂ ੫, ੧, ੨ : ੧ (998) 
ਦੇਹੜਿ -- ਦੇਹੀ, ਸਰੀਰ 
“ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੂ ਗੁਰਮੁਖਿ 
ਪਰਮਾਨੰਦਾ। ? 
-- ਵਡ ੪, ਘੌੜੀ ੧, ੪ : ੪ (575). 
ਦੇਹਾ -- 1. ਦੇਹੀ 
“ਤੇਰੀ ਨਦਰੀ ਸੀਝਸਿ ਢੇਹਾ।” 
- ਮਾਝ ੩, ਅਸ੬, ੭ :੨6112) 


“ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਬੁ 


ਦੇਹਾ।” (ਸਰੀਰ ਨੂੰ) 
ਰ ਰ - ਮਾਝ ੧, ਵਾਰ ੨੫ : ੬ (149) 
“ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ 


ਦੇਹਾ।” (ਸਰੀਰ, ਰੂਪ, ਦਰਸ਼ਨ, ਜਾਤ) 
- ਤਿਲੰ 8, ਅਸ ੨, ੧੭ : ੨ (726) 
2. ਦੇਣ ਲਈ 
“ਸਾਹੁ ਪਜੂਤਾ ਪ੍ਠਵਤਿ ਨਾਨਕ ਲੇਖਾ ਦੇਰਾ।” 


ਦੇਹਾਦਿ ਰ 

- ਆਸਾਂ ੫, ੩੪, ੪ : > (359) 
ਦੇਹਾਦਿ -- ਦੇਹ/ਸਰੀਰ ਆਦਿ 

ਦੇਹਾਦਿ।”` -- ਬਿਲਾ ੫, ੩੮, ੩ : ੧ (810) 
ਦੇਹਿ -- 1. ਦੇਓ, ਦਾਨ ਕਰੋ 


“ਆਖਹਿ ਮੰਗਹਿ ਢੇਹਿ ਢੇਹਿ ਦਾਤਿ ਕਰੇ ਦਾਤਾਰੁ। ” 


- ਜਪੁ ੧, ੪ : ੨ (2) 


“ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ 
ਪਾਈ।” (ਦੇਵੇਂਗਾ) 


- -- ਆਸਾ ੪, ਸੋਪੁ ੨, ੧੯: ੨ (11) 
“ਤੂੰ ਸਚਾ ਤੇਰਾ ਕੀਆ ਸਭੂ ਸਾਚਾ ਢੇਹਿ ਤ ਸਾਚੁ 
ਵਖਾਣੀ।” (ਦੇਵੇ) 
- ਆਸਾਂ ੩, ਅਸ ੨੩, ੮ : ੧ (423) 
“ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਤੁ 
ਦੇਹਿ।” (ਦਿੰਦਾ ਹੈ) 
-- ਗੂਜ ੧, ੧, ੩ : ੧ (489) 
2. ਦੇਓ, ਸਹਾਇਕ ਕਿਰਿਆ 
“ਗੁਰਾ ਇਕ ਦੇਹਿ ਬੁਝਾਈ।” 
- ਜਪੁ ੧, ੫ : ੧੦ (22) 
“ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ 
ਰਾਮ। ” -- ਵਡ ੩, ਛੰਤ ੬, ੪ : ੨ (57।) 
3. ਅਰਪਨ ਕਰੋ, ਭੇਟਾ ਕਰੋਂ 
“ਮਨੂ ਤਨੁ ਅਪਨਾ ਤਿਨ ਜਨ ਢੇਹਿ।” 
- ਗਉ ੫. ਸੁਖ ੧੭, ੮ : ੨ (286) 
ਦੇਹੀ -- 1. ਸਰੀਰ, ਤਨ 
“ਜਾ ਕਉ ਚਿੰਤਾ ਬਹੁਤੁ ਬਹੁਤੁ ਢੇਹੀ ਵਿਆਪੈ 
ਰੋਗੁ।”” _ -- ਸਿਰੀ ੫, ਅਸ ੨੬, ੩ : ੧ (70) 
2. ਦਿੰਦੇ, ਕਿਰਿਆ ਰੂਪ 
“ਨਾਨਕ ਅਗੈ ਉਤਮ ਸੇਈ ਜਿ ਪਾਪਾਂ ਪੰਦਿ ਨ 
ਦੇਹੀ।” 
-- ਸਿਰੀ ੪, ਵਾਰ ੨੦ਸ, ੧, ੧: ੪ (91) 
3. ਸਰੀਰ/ਦੇਹ ਵਾਲਾ 
“ਦੇਹੀ ਗੁਪਤ ਬਿਦੇਹੀ ਦੀਸੈ।” 
- ਰਾਮ ੫, ੫੪, ੩ : ੧ (900) 
ਦੇਹੁ -- 1. ਦੇਵੋ, ਸਹਾਇਕ ਕਿਰਿਆ 
“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ 
ਸਿਉ ਮੇਲੂ।” __- ਗਉ ੧, ੧, ੩: ੨ (12) 


1276 








(4 


2. ਪ੍ਰਦਾਨ ਕਰੋ, ਦੇਓ 
“ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ 
ਦੇਹੁ ਮਿਹਰਵਾਨਾ।” 
- ਸੋਰ ੫, ੧੭, ੨ : ੨ (613) 
3. ਸਰੀਰ 
“ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ 
ਰਚਿਆ ਦੇਹੁ। ” 
- ਜੈਤ ੫, ਵਾਰ ੩ ਸ, ੫, ੨ : ੨ (706) 
ਦੇਹੁਰਾ -- ।. ਦੇਵ-ਗ੍ਰਹਿ, ਦੇਵ ਮੰਦਰ, ਮੰਦਰ 
“ਤੀਰਥ ਦੇਵ ਢੇਹੁਰਾ ਪੋਥੀ।” 
- ਗਉਂ ੫, ਅਸ ੪, ੪ : ੧ (237) 
“ਹਿੰਦੂ ਪੂਜੈ ਢੇਹੁਰਾ ਮੁਸਲਮਾਣੂ ਮਸੀਤਿ।” 
- ਗੋਂਡ ੭, ੪ : ੩ (875) 
ਇ ਟੇ, ਸਜੀ 
“ਮਾਟੀ ਕਾਲੇ ਢੇਹੁਰਾ ਕਰਿਆ।” 
-- ਰਾਮ ੫, ਅਸ ੨, ੧ : ੨ (913) 
ਦੇਹੁਰੀ -- ।. ਦੇਹ, ਸਰੀਰ 
“ਡੇ ਸਚਿ ਰਾਤੀ ਢੇਰੁਰੀ ਜਿਹਵਾ ਸਚੁ ਸੁਆਉ।” 
- ਸਿਰੀ ੧, ੧੫, ੨ : 2 (19) 
“ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ 
ਰਾਜੇ।” (ਭਾਵ ਜੀਵਨ) 
- ਆਸਾ ੪, ਛੰਤ ੧੬, ੪: ੧ (449) 


-- ਆਸਾ ਕਬ, ੯, ੩ : ੧ (478) 
ਦੇਹੁਰੀਆ -- ਸਰੀਰ, ਦੇਹ 
“ਭਈ ਪਰਾਪਤਿ ਮਾਨੁਖ ਢੇਹੁਰੀਆ। ” 
- ਆਸਾਂ ੫, ਸਪੁ ੪, ੧ : ੧ (12) 
“ਹਸਤ ਖੇਲਤ ਤੇਰੇ ਢੇਹੁਰੇ ਅਇਆ। ” 
-- ਭੈਰ ਨਾਮ, ੬, ੧ : ੧ (1164) 
ਜੋਰ ਚੁਪ! -- ਦੇਹੁਰੈ -- 
“ਦੇਹੁਰੈ ਪਾਛੈ ਬੈਠਾ ਜਾਇ।” (ਸ਼ਿਵਾਲੇ ਦੇ) 
- ਭੈਰ ਨਾਮ, ੬, ੨ : ੨ (1164) 
ਦੇਜੂ -- ਹੈ ਦੇਹ/ਸਰੀਰ 
“ਸਰੀਰੁ ਆਰਾਧੈ ਮੋ ਕਉ ਬੀਚਾਰੁ ਢੇਰੂ ।” 
-- ਸਿਰੀ ਰਵਿ, ੧. ੩ : ੧ (93) 


ਦੇਹੈ 


ਦੇਹੈ -- ਦੇਹ/ਸਰੀਰ ਨੂੰ 
“ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ।” 
-- ਮਾਝ ੧, ਵਾਰ ੯ਸ, ੧, ੩ : ੧ (142) 
ਦੇਹੋ -- ਦਿਓ, ਦੇਵੋ 
ਮਤਿ ਦੇਹੋ।”” 
- ਤੁਖਾ ੧, ਬਾਰਾ ੧੪ : ੫ (1109) 
ਦੇਖ -- ਵੇਖਦਾ, ਤਕਦਾ 
“ਕਾਹੇ ਨ ਬਾਲਮੀਕਹਿ ਢੇਖ। ” 
- ਕੇਦਾ ਰਵਿ, ੧, ੧" : ੨ (1124) 
ਹੋਰ ਰੂਪ -- ਦੇਖੰ -- 
“ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੂ 
ਅਖੀ ਦੇਖੰ। (ਵੇਖਿਆ) 
- ਮਾਰੂ ੫, ਵਾਰ ੧੩ : ੮ (1099) 
ਦੇਖਉ -- ।. ਵੇਖਦਾ ਹਾਂ, ਤਕਦਾ ਹਾਂ 
-- ਸਿਰੀ ੧, ੧੬, ੨ : ੧ (20) 
2. ਵਿਚਾਰਦਾ ਹਾਂ 
“ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ 
ਸਰਨਿ ਪਰਿਓ ਗੁਰ ਭਾਗਿ।” 
-- ਜੈਤ ੫, ੫, ੧ : ੧ (701) 
ਦੇਖਏ -- ਵੇਖੇ 
“ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ।” 
`..- ਗਉ ੧, ਛੰਤ ੧, ੧ : ੩ (242) 
ਦੇਖਸਾ -- ਵੇਖਾਂਗਾ 
“ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ। ” 


“ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਢੇਖਸਾ।” 


-- ਆਸਾ ੪, ਛੰਤ ੨੧, ੬ : ੧੨ (452) 
ਦੇਖਹ -- ਵੇਖੇ ਹਨ 
“ਏਕਿ ਚਲੇ ਹਮ ਢੇਖਹ ਸੁਆਮੀ ਭਾਹਿ ਬਲੰਤੀ 
ਆਈ।””- _-- ਰਾਮ ੧, ੧, ੩ : ੨ (676) 
ਹੋਰ ਰੂਪ -- ਦੇਖਹਿ -- 
“ਤੂ ਢੇਖਹਿ ਹਉ ਮੁਕਰਿ ਪਾਉ।” (ਦੇਖਦਾ 
ਹੈ) -- ਸਿਰੀ ੧, ੩੧, ੨ : ੩ (25) 
_“ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ 
ਸਾਰੀਐ।” (ਦੇਖਦਾ ਹੈ) 


-- ਆਸਾ ੧, ਵਾਰ ੨੦ : ੨ (474) 


1277 








ਦੇਖਣਹਾਰੀਆ 
-੮ਗਕ ਰ 
ਵਸੈ ਭਰਪੂਰਿ।” (ਵੇਖੋ, ਵੇਖ ਲਉ) 
- ਸਿਰੀ ੩, ੩੭,੨ : ੧ (27) 
“ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ 
ਰਿਦੈ ਬੀਚਾਰੀ।” (ਵੇਖ ਲਵੋ) 
-- ਆਸਾ ਨਾਮ, ੧, ੪ : ੧ (485) 
ਦੇਖਣ -- ਵੇਖਣ, ਦਰਸ਼ਨ ਕਰਨ 
“ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ 
ਦੇਖਣ ਜਾਹਿ।” 
-- ਗਉ ੪, ਵਾਰ ੧੭ਸ, ੪, ੧ : ੨ (310) 
ਦੇਖਣਹਾਰੀਆ -- ਵੇਖਣ ਵਾਲੀਆਂ 
“ਹਉ ਬਲਿ ਜਾਵਾ ਦਿਨੁ ਰਾਤਿ ਗੁਰ ਢੇਖਣਹਾ- 
- ਸੋਰ ੪, ਵਾਰ ੮ : ੫ (645) 


-- ਗਉਂ ੧,੪,੨:੪(152) 
“ਦਇਆ ਦਾਨੁ ਦਇਆਲੁ ਤੂ ਕਰਿ ਕਰਿ 
ਦੇਖਣਹਾਰੁ। ” (ਵੇਖਣ/ਸੰਭਾਲਣ ਵਾਲਾ) 
-- ਰਾਮ ੧, ਓਅੰ ੩੫ : ੧ (934) 
ਦੇਖਣਹਾਰੇ -- ਰ੍ 
“ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ 
ਦੇਖਣਹਾਰੇ ।” 


-- ਸੋਰ ੫, ੩੭, ੨ : ੧ (618) 


ਦੇਖਣਹਾਰੋ -- 
“ਅਵਰੁ ਨਾਹੀ ਕਰਿ ਦੇਖਣਹਾਰੋ। ” (ਸੰਭਾਲਣ 
ਵਾਲਾ) 
`___ - ਪ੍ਰਭਾ ੧, ਅਸ ੧, ੮ : ੧ (1342) 
ਦੇਖਣਾ -- 


“ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ 
ਜਾਉ।” 
- ਸਿਰੀ ੩, ਅਸ ੨੦, ੫ : ੨ (66) 
ਦੇਖਣਿ -- 
“ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ 
ਜਨ ਸਭਿ ਆਇਆ” 
-- ਤੁਖਾ ੪, ਛੰਤ ੪, ੩ : ੩ (1116) 


ਦੇਖਣ -- 


ਦੇਖਤ 





1278 


“ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ | ਦੇਖਨਿ -- ਵੇਖਣ ਭਾਵ ਪਰਖਨ, ਦਰਸ਼ਨ ਕਰਨ 


ਦੇਖਣੁ ਪਾਵਾ।” (ਦਰਸਨ ਕਰ ਸਕਾਂ, ਦੇਖ 
ਸਕਾਂ) 
ਦੇਖਣੈ -- 
“ਮਨਿ ਬੈਰਾਗੁ ਭਇਆ ਦਰਸਨ ਦੇਖੈ ਕਾ 
ਚਾਉ।” -- ਸਿਰੀ ੫, ੯੩, ੧" : ੧ (50) 
ਦੇਖਤ -- ਵੇਖਦਿਆਂ 
“ਨੈਨਹ ਢੇਖਤ ਇਹੁ ਜਗੁ ਜਾਈ।” 

-- ਗਉ ਕਬ, ੧੧, ੧ : ੨ (325) 
"ਅਬ ਹਮ ਤੁਮ ਏਕ ਭਏ ਹਰਿ ਏਕੈ ਦੇਖਤ ਮਨੁ 
ਪਤੀਆਹੀ।” (ਦੇਖਕੇ) 

- ਗਉਂ ਕਬ, ੭੨, ੧ : ੨ (339) 


ਆਏ। ” (ਦੇਖਦੇ) 
- ਬਿਹਾ ੪, ਵਾਰ ੪, ੩, ੨ : ੬ (550) 


“ਇਹੁ ਆਵਾ ਗਵਣੁੂ ਰਚਾਇਓ ਕਰਿ ਚੋਜ ਦੇਖੰਤਾ।” 
- ਮਾਰੂ ੫, ਵਾਰ ੪ : ੬ (1095) 
ਦੇਖਦਾ -- ਵੇਖਦਾ ਹੈ 
“ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ।” 
-- ਰਾਮ ਛੇ, ਅਨ ੧੧ : ੨ (918) 
ਹੋਰ ਰੂਪ -- ਦੇਖਦਿਆ -- 
“ਪ੍ਰਭ ਦੇਖਦਿਆ ਦੁਭ ਭੂਖ ਗਈ ਢਾਢੀ ਕਉ 
ਮੰਗਣੂ ਚਿਤਿ ਨ ਆਵੈ।” 
- ਮਾਰੂ ੫, ਵਾਰ ੯ : ੬ (1097) 
ਦੇਖਦੇ -- 
“ਏਹੁ ਵਿਸੁ ਸੰਸਾਰੁ ਤੁਮ ਢੇਖਦੇ ਏਹੁ ਹਰਿ ਕਾ 
ਰੂਪੁ ਹੈ ਹਰਿ ਰੂਪੁ ਨਦਰੀ ਆਇਆ। ” 
(ਵੇਖਦੇ ਹੋ) 
- ਰਾਮ ੜੇ, ਅਨੰ ੩੬ : ੩ (922) 


ਦੇਖਨ -- ਵੇਖਣ/ਦਰਸ਼ਨ 


“ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ 


ਹਿਰਦੈ ਨਾਲ ਦਿਖਾਇਆ।” 

- ਗਉ ੪, ੬੩, ੩:੧(172) 
ਦੇਖਨਹਾਰਾ -- ਵੇਖਣ ਵਾਲਾ, ਸੰਭਾਲਣ ਵਾਲਾ 
ਦੇਖਨਹਾਰਾ। ” -- ਬਿਹਾ ੯, ੨, ੨ : ੧ (537) 


- ਸੂਹੀ ੫, ੫੪, ੪ : ੨ (749). 








“ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ 
ਨਾਲਿ ਜੋੜ ਕਦੇ ਨ` ਆਵੈ ।” 
- ਰਾਮ ੫, ਵਾਰ ੭ਸ, ੫, ੧ : ੭ (960) 
“ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ 
ਹਰੇ।” (ਦਰਸ਼ਨ ਕਰਨ) 
- ਸਲੋ ੪, ੮ : ੨ (1422) 
ਹੋਰ ਰੂਪ -- ਦੇਖਨੀ -- ਰ 
“ਸੁਪਨੇ ਸੁਖੁ ਨ ਢੇਖਨੀ ਬਹੂ ਚਿੰਤਾ ਪਰਜਾਲੇ।” 
(ਵੇਖਦੇ) _-- ਸਿਰੀ ੩, ੪੨, ੩ : ੩ (30) 
ਦੇਖਣ =- 
ਤਿਨ ਨੇਹੂ ਲਗਾ ਰਬ ਸੇਤੀ ਦੇਖਨ ਵੀਚਾਰਿ।” 
(ਵੇਖਣ/ਦਰਸ਼ਨ` ਦੇ) 
-- ਆਸਾ ੧, ਵਾਰ ੨੦ਸ, ੧, ੨ : ੪ (473) 


ਦੇਖਾ -- ਵੇਖ ਸਕਾਂ 


“ਚੰਦੂ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ 
ਥਾਉ।” -ਸਿਰੀ ੧, ੨, ੧: ੨ (14) 
“ਜਹ ਢੇਖਾ ਤਹ ਰਵਿ ਰਹੇ ਸਿਵ ਸਕਤੀ ਕਾ 
ਮੇਲ।” (ਦੇਖਦਾ ਹਾਂ) 
-- ਸਿਰੀ ੧, ੧੮, ੪ : ੧ (21) 
ਹੋਰ ਰੂਪ -- ਦੇਖਾਂ -- 
“ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ 
ਸੋਈ।” (ਦੇਖਦਾਂ ਹਾਂ) 
-- ਸੋਰ ਭੀਖ, ੨, ੨ : ੨ (659) 
2. ਵੇਖਣਾ 
“ਦੇਖਾ ਦੇਖੀ ਸਭ ਕਰੇ ਮਨੁਮੁਖਿ ਬੂਝ ਨ ਪਾਇ।” 
- ਸਿਰੀ ੩, ੩੭, ੫ : ੧ (28) 


ਦੇਖਾਇ -- ਵਖਾ ਦੇਵੇ 


“ਘਰ ਮਹਿ ਘਰੁ ਢੇਖਾਇ ਦੇਇ ਸੋ ਸਤਿਗੁਰੁ 
ਪੁਰਖੁ ਸੁਜਾਣੁ।” 
- ਮਲਾ ੧, ਵਾਰ 22ਸ, ੧, ੧ : ੧ (1290) 
ਹੋਰ ਰੂਪ -- ਦੇਖਾਇਆ -- 
"ਪਾਰਬ੍ਰਹਮ ਪੂਰਨ ਦੇਖਾਇਆ। ” (ਵਖਾਇਆ 
ਦ੍ਰਿਸ਼ਟਮਾਨ ਕਰਵਾਇਆ) 
- ਗਉ ੫, ੧੧੦, ੪ : ੨ (188) 


ਦੇਖਾਇਦਾ -- ਵਖਾ ਦਿੱਤਾ 


ਪਉਤਬੂਰ ਜਲਣ ਜੀਆਂ 'ਸਿੰਚਿ ਕਰੰਝੇ ਸਿਮ 


ਦੇਖਾਈ 


1279 


ਦੇਖਿਆ 





ਸਬਦਿ ਦੇਖਾਇਦਾ। ” 

--- ਮਾਰੂ ੧, ਸੋਲਾ ੧੭, ੭ : ੩ (1037) 
ਦੇਖਾਈ -- ਵਖਾਈ, ਦ੍ਿਸ਼ਟਮਾਨ ਕਰਵਾਈ 
“ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ 
ਦੇਖਾਈ ਜੀਉ।” 

-- ਮਾਝ ੫, ੨੩, ੩ : ੩ (101) 
ਦੇਖਾਦੇਖੀ -- ਬਿਨਾਂ ਵਿਚਾਰਿਆ ਨਕਲ ਕਰਨਾ 
“ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ।” 

- ਸਿਰੀ ੩, ੩੭, ੫ : ੧ (28) 
ਦੇਖਾਰੇ -- ਦਿਖਾਉਂਦਾ ਹੈ 
ਆਪ ਹੀ ਧਾਰਨ ਧਾਰੇ ਕੁਦਰਤਿ ਹੈ ਢੇਖਾਰੇ 
ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ।” 

- ਸੁਮੁਂ ੫, ੩ : ੩ (13686) 
ਦੇਖਾਲਿਆ -- ਵਖਾਇਆ, ਵਖਾ ਦਿਤਾ 
“ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ। ” 

- ਸੂਹੀ ੧, ਅਸ ੫, ੨ : ੧ (752) 
ਹੋਰ ਰੁਪ -- ਦੇਖਾਲਿਹੁ -- 

“ਹ ਦੇਖਾਲਿਹੁ ਤਿਸੁ ਸਾਲਾਹੀ।” (ਦਿਖਾਇਓ) 


- ਮਾਰੂ ੧, ਸੋਲਾ ੫, ੯ : ੨ (1025) 


ਦੇਖਾਲੇ -- 
“ਨਦੀਆ ਵਿਚਿ ਟਿਬੇ ਢੇਖਾਲੇ ਥਲੀ ਕਰੇ 
ਅਸਗਾਹ। (ਦਿਖਾਵੇ) 


-- ਮਾਝ ੧, ਵਾਰ ੧੪ਸ, ੧, ੧: ੩ (144). 


ਦੇਖਾਵਹੀ -- ਵੇਖਾਉਂਦਾ ਹੈ 

“ਤੁ ਸਭ ਮਹਿ ਵਰਤਹਿ ਆਪਿ ਕੁਦਰਤ 
ਦੇਖਾਵਹੀ।” -- ਮਾਰੂ ੫, ਵਾਰ ੩ : ੪ (1095) 

ਦੇਖਾਵਣਿਆ -- ਵੇਖਾਉਂਦਾ ਹੈ 

“ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ 
ਦੇਖਾਵਣਿਆ। ” 

- ਮਾਝ ੩, ਅਸ ੨੭, ੨ : ੩ (125) 

ਦੇਖਿ -- ਵੇਖ ਕੇ 

“ਮਤੁ ਢੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ 
ਨਾਉ।” -- ਸਿਰੀ ੧, ੧, ੧: ੩ (14) 
ਰਾਮ।” (ਦੇਖ ਚੁਕੀ) 


-- ਆਸਾ ੧, ਛੰਤ ੨, ੪ : ੧ (437) 





“ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ 





ਦੇਖਿ ਦਿਖਾਈ।” 
-- ਰਾਮ ੧, ਅਸ ੮, ੫ : ੧(907) 


(ਕੇਵਲ 'ਮਹਾਨਕੋਸ਼' ਇਸਦੇ ਅਰਥ 'ਦ੍ਰਿਸ਼ਾ 


ਹੋਰ ਰੂਪ -- ਦੇਖਿਓ -- 
“ਐਸੇ ਅਚਰਜੁ ਢੇਖਿਓ ਕਬੀਰ । (ਵੇਖਿਆ) 
-- ਗਉਂ ਕਬ, ੧੪, ੧" : ੧ (326) 
“ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ 
ਨਾਹਿ।” (ਸਮਝਿਆ) 

-- ਸਲੋ ੯, ੪੮ : ੧ (1428) 
ਦੇਖਿਅਉ-- ਰ੍ 
“ਜਿਨਿ ਗੁਰੂ ਨ ਦੇਖਿਅਉਂ ਨਹੁ ਕੀਅਉ ਤੇ 

ਅਕਯਥ ਸੰਸਾਰ ਮਹਿ।” 
-- ਸਵ ੪, ਅਲ ੮ : ੬ (1399) 
ਦੇਖਿਆ -- ।. ਸਹਾਇਕ ਕਿਰਿਆ 
“ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ 
`_ ਥਾਉ।” _ -- ਸਿਰੀ ੧, ੧, ੧੯ : ੨ (14) 
ਗੁਰੂ ਪੁਛਿ ਦੇਖਿਆ ਨਾਹੀ ਦਰੂ ਹੋਰੁ। ” 
- ਗਉ ੧, ਅਸ ੪, ੮ : ੨ (223) 
2. ਵੇਖਿਆ ੍ ਰ 
ਹਉ ਵਾਰੀ।” ਰ੍ 
-- ਤਿਲੰ ੪, ਅਸ ੨, ੩-: ੧ (725) 
“ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ 
ਰੇ।”  - ਗੋਡ ਨਾਮ, ੭, ੧" : ੧ (874) 
3. ਅਨੁਭਵ ਕੀਤਾ 
"ਉਚਾ -ਦੂਦ ਜੀਆ 'ਕਹਉ ਨ ਦੇਖਿਆ 
ਜਾਇ।” 
--ਸਜੀਂ (ਅਸ ਬਿ. 84 
“ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ 
ਗੁਰਮੁਖਿ ਅਲਖੁ ਲਖਾਵਣਿਆ। ” (ਦਿਸਦਾ 
ਹੈ) -- ਮਾਝ ੪, ਅਸ ੩੪; ੧" : ੨ (129) 
“ਸਭੁ ਜਗੁ ਦੇਖਿਆ ਮਾਇਆ ਛਾਇਆ।” 
-- ਆਸਾ ੧, ੧2, ੪ : ੩ (354) 
4. ਸੰਭਾਲ/ਖਬਰਦਾਰੀ ਖੀਤੀ 
“ਜਿਨਿ ਕੀਆ ਤਿਨਿ ਢੇਖਿਆ ਕਿਆ ਕਹੀਐ 
ਰੇ ਭਾਈ।” ਰ੍ 
- ਤਿਲੰ ੧, ਅਸ ੧, ੧: ੧ (724) 


ਦੇਖਿਐ 


1280 ਦੇਖੈ 








ਲਾਇਆ। ” 
- ਸੂਹੀ ੧, ਛੰਤ ੪, ੧ : ੧ (765) 
ਦੇਖਿਐ -- ਵੇਖਣ ਨਾਲ, ਦਰਸ਼ਨਾਂ ਨਾਲ 
“ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਢੇਖਿਐ ਦੁਖੁ ਜਾਇ। ” 
- ਸਿਰੀ ੪, ੬੫, ੧ : ੨ (39) 
ਦੇਖੀ -- 1. ਵੇਖੀ 
“ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ 
ਛਾਰੋ।” - ਗਉ ੧, ੧੩, ੧ : ੩ (154) 
2. ਪਰਖ ਲਈ, ਜਾਂਚ ਲਈ 
“ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ 
ਰਹਾਈਐ।” 


-- ਸੋਰ ੫, ੬੨, ੩ : ੩ (625) 


“ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ।” 


-- ਸਲੋ ਕਬ, ੧੧੩ : ੨ (1370) 
ਦੇਖੀਅਤੁ -- ਵੇਖੀਦਾ ਹੈ 
“ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਰੋ ਬਾਸਨਾ 
ਤੇ ਬਾਹਰਿ ਪੈ ਦੇਖੀਅਤੁ ਧਾਮਸਿਉ।” 
-- ਸਵ ੫, ਮਥੁ ੩ : ੨ (1408) 
ਦੇਖੀਐ -- 1. ਦਿਸਦਾ ਹੈ, ਵੇਖੀਦਾ ਹੈ 
“ਅਸਥਿਰੁ ਕਰਤਾ ਢੇਖੀਐ ਹੋਰੁ ਕੇਤੀ ਆਵੈ 
ਜਾਇ।”  -- ਸਿਰੀ ੧, ਅਸ ੩, ੪ : ੧ (54) 
2. ਵੇਖਾਂ ਕੀ 
“ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ 
ਦਿਨੀਅਰੁ ਢੇਖੀਐ।” 
- ਆਸਾ ੫, ਛੰਤ ੪, ੩ : ੧ (455) 
3. ਪ੍ਰਾਪਤ -ਕਰੀਦਾ ਹੈ (ਭਾਵ) 


"ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ 


ਏਹਾ ਵਥੂ ।” 
-- ਸੋਰ ੧, ਅਸ ੨, ੫ : ੨ (635) 
ਦੇਖੁ -- 1. ਵੇਖ 
-- ਸਿਰੀ ੧, ੨੫, ੩ : ੨ (23) 
ਹੋਰ ਰੂਪ -- ਦੇਖੇ - 
ਭੁਖ ਨ ਜਾਇ। (ਵੇਖਿਆਂ) 
-- ਸਿਰੀ ੩, ੬੧, ੩ : ੨ (38) 


“ਜਿਨਿ ਕੀਆ ਤਿਨਿ ਵੇਖਿਆ ਸਭੁ ਧੰਧੜੈ | 





“ਜਿਨੀ ਨਾਮੁ ਵਿਸਾਰਿਆ ਸੋ ਹੋਤ ਦੇਖੇ ਖੇਹ।” 
(ਵੇਖੋ) _ -- ਮਾਰੂ ੫, ੨੫, ੧ : ੧ (1006) 
2. ਪਰਖ, ਦ੍ਰਿਸ਼ਟੀ ਗੋਚਰ ਕਰ ਜਾਂਚ ਕਰ 
“ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ 
ਸਮਾਲਿ।” 
- ਗਉਂ ੪, ਅਸ ੨, ੧ : ੧ (234) 
ਗੀ 
-- ਆਸਾ ਧੱਨਾ, ੩, ੨ : ੨ (488) 
ਹੋਰ ਰੂਪ -- ਦੇਖੇ -- 
“ਸਾਸਤ੍ਰ ਬੇਦ ਸੋਧਿ ਸੋਧਿ ਢੇਖੇ ਮੁਨਿ ਨਾਰਦ 
ਬਚਨ ਪੁਕਾਰੇ।” (ਪਰਖੇ, ਜਾਂਚੇ) 
-- ਨਟ ੪, ਅਸ ੬, ੩ : ੧ (983) 
ਦੇਖੇ -- ।. ਵੇਖਿਆਂ, ਵੇਖੋ 'ਦੇਖੁ” (1) 
2. ਪਰਖਿਆ, ਜਾਂਚ ਕੀਤਿਆਂ, ਵੇਖੋ “ਦੇਖ” (2) 
3. ਮਿਲਿਆਂ, ਪ੍ਰਾਪਤ ਕੀਤਿਆਂ (ਭਾਵ) 
“ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ 
ਦੇਖੇ ਸੁਕਲੀਧੇ। ” 
- ਬਸੰ ੪, ੫,੨:੨(।179) 
ਦੇਖੈ =- 1. ਵੇਖਦਾ ਹੈ, ਨਿਗਰਾਨੀ/ਸੰਭਾਲ ਕਰਦਾ 
ਹੈ 
“ਕਰਿ ਕਰਿ ਢੇਂਖੈ ਕੀਤਾ ਆਪਣਾ ਜਿਉ ਤਿਸ ਦੀ 
ਵਡਿਆਈ।” 
- ਆਸਾ ੧, ਸੋਦ ੧, ੧ : ੨੦ (9) 
“ਕਰਿ ਕਰਿ ਕਰਤਾ ਦੇਥੈ ਸੋਇ।” 
-- ਗਉ ੧, ਅਸ ੪, ੩ : ੪ (222) 
2. ਵੇਖਦਾ/ਪਰਖਦਾ ਹੈ 
“ਹਰਿ ਜਸੂ ਵਖਰੁ ਲੈ ਚਲਹੁ ਸਹੁ ਦੇਥੇ 
ਪਤੀਆਇ। ” 
-- ਸਿਰੀ-੧, ੨੩, ੧" : ੨ (22) 
“ਜਾ ਸਤਿਗੁਰ ਸਰਾਫੁ ਨਦਰਿ ਕਰਿ ਦੇਖੈ 
ਸੁਆਵਗੀਰ ਸਭਿ ਉਘੜਿ ਆਏ ।”” (ਪਰਖੇ, 
ਜਾਂਚੇ) 
- ਗਉ ੪, ਵਾਰ ੭ਸ, ੪, ੧ : ੫ (303) 
3. ਸਮਝੇ, ਮੰਨੇ (ਭਾਵ) 
“ਸਭੂ ਕਿਛੁ ਦੇਥੈ ਤਿਸੈ ਕਾ ਜਿਨਿ ਕੀਆ ਤਨੁ 
ਸਗ] ” 
- ਬਿਹਾ ੪, ਵਾਰ ੭ਸ, ੪, ੨ : ੩ (551) 


ਦੇਖੋ 1281 





“ਆਪਿ ਦਿਖਾਵੈ ਆਪੇ ਢੇਥੈ। (ਸਮਝਦਾ) 

-- ਧਨਾ ੧, ਅਸ ੨, ੪ : ੧ (686) 

“ਹਰਿ ਹਰਿ ਸੇਵਕੁ ਸੇਵਾ ਲਾਗੇ ਸਕੁ ਢੇਖੈ ਬ੍ਰਹਮ 
ਪਸਾਰੇ।” (ਸਮਝਦਾ ਹੈ) 


- ਨੋਟ 8, ਅਸ ੪, 2 : ੧ (982) ।' 





“ਨਿਤ ਢੇਂਥੈ ਸੁਆਮੀ ਹਜੂਰਿ।” (ਪ੍ਰਤੀਤ ਕਰਦਾ 
` ਹੈ) -- ਬਸੰ ੫, ੧੫, ੩ : ੨ (1184) 
ਦੇਖੌ -- ਵੇਖੋ ਰ 

“ਦੇਖੋ ਭਾਈ ਗ੍ਰਾਨ ਕੀ ਆਈ ਆਂਧੀ।” 

_ -- ਗਉ ਕਬ, ਅਸ ੪੩, ੧” : ੧ (331) 
ਦੇਗ -- (ਫਾ. ਦੇਗ) ਚੌੜੇ ਮੂੰਹ ਵਾਲਾ ਵਡਾ ਬ਼ਰਤਨ 
ਜਿਸ ਵਿਚ ਭੋਜਨ ਪਕਾਈਦਾ ਹੈ 
“ਧਰਤੀ ਦੇਗ ਮਿਲੈ `ਇਕ ਵੇਰਾ ਭਾਗੁ ਤੇਰਾ 

ਭੰਡਾਰੀ।”” 
-- ਬਸੰ ੧, ਅਸ ੮, ੨ : ੨ (1190) 
ਦੇਣ -- ਲਗਾਵਣ _ 
“ਆਪ ਕਮਾਣੇ ਵਿਛੁੜੀ ਦੋਸੁ ਨ ਕਾਹੂ ਦੇਣ ।” 
` = ਮਾਝ ੫, ਦਿਨ ੧ : ੬ (136) 
ਦੇਣਾ -- ਬਖਸ਼ਣਾ, ਪ੍ਰਦਾਨ ਕਰਨਾ 
“ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ 
-ਦੇ ਰਹਿਆ।” 
- ਆਸਾਂ ੧, ਪਟੀ ੧੨ : ੧ (433) 
“ਲੇਖਾ ਦੇਣਾ ਤੇਰੈ ਸਿਰਿ ਰਹਿਆ।” (ਚੁਕਾਉਣਾ, 
ਨਿਬੇੜਨਾ) -- ਆਸਾ ੩, ੧" : ੨ (434) 
ਦੇਣਿ -- ਦਾਨ/ਦੇਣ ਦਾ 
“ਅੰਤੁ ਨ ਕਰਣੈ ਢੇਛਿ ਨ ਅੰਤੁ।” 
-- ਜਪੁ ੧, ੨੪ : ੨ (5) 
ਹੋਰ ਭੂਪ -- ਦੈਛੈਂ - ੍ 
_ “ਸਤੀਆ ਮਨਿ ਸੰਤੋਖੁ ਉਪਜੈ ਢੇਛੈ ਕੈ 
ਵੀਚਾਰਿ।” (ਦੇਣ/ਦਾਨ ਦੇਣ ਦੇ) 
-- ਆਸਾਂ ੧, ਵਾਰ ੬ਸ, ੧, ੧ : ੭ (466) 
ਦੇਤ -- 1. ਦਿੰਦਾ, ਪ੍ਰਦਾਨ ਕਰਦਾ 
“ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ 
ਬਿਰਥਾ ਸਾਰੇ। ” ਰ੍ 
-_ -- ਸਿਰੀ ੫, ਛੰਤ ੩, ੨ : ੪ (80) 
“ਲੈਤ ਦੇਤ ਉਨੁ ਮੂਕਰਿ ਪਰਨਾ।”(ਦੇ ਕੇ) 


-- ਆਸਾਂ ੫, ੮, ੧ : ੨ (372) 


੧ 











ਹੋਰ ਰੁਪ -- ਦੇਤਾ -- 


“ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ।” (ਦਿੰਦਾ 
ਹੈ) _-- ਭੈਰ ਕਬ, ੧੨, ੧" : ੨ (1160) 
ਦੈਤ =- 


“ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ 


ਦੇਤੁ।” _-- ਮਾਝ ੫, ਬਾਰਾਂ ੭ : ੮ (134) 
ਰੋਡੇ 
“ਧਰਮ ਅਰਥ ਅਰੁ ਕਾਮ ਮੋਖ ਦੇਝੇ ਨਹੀ 
ਬਾਰ।” (ਦੇਂਦਿਆਂ) 
-- ਬਿਲਾ ੫, ੬੨, ੨ : ੨ (816) 
ਦੇਤ -- 


“ਨਿਮਾਨੇ ਕਉ ਜੋ ਦੇਤੋ ਮਾਨੁ।” (ਦਿੰਦਾ ਹੈ) 
- ਗੋਂਡ ੫, ੫, ੧ : ੧ (863) 
2. ਸਹਾਇਕ ਕਿਰਿਆ, ਦਿੰਦੇ ਹਨ 
“ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ 
ਨਿਕਾਰਿ।” -- ਦੇਵ ੯, ੨, ੧ : ੨ (536) 
“ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਢੇਤ ਨ 
ਸੇਕ।” -- ਮਾਰੂ ੫, ੨੯, ੧ : ੧ (1007) 
ਦੇਦਾ -- ।. ਦੇਣ ਵਾਲਾ, ਦਾਤਾ 
_“ਦੇਦਾ ਦੇ ਲੈਦੇ ਥਕਿ ਪਾਹਿ।” 
ਰ੍ -- ਜਪੁ ੧, ੩ : ੧੧ (2) 
ਹੋਰ ਰੂਪ - ਦੇਂਦਾ -- 
“ਦੇ'ਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ 
`'ਧਿਬਾਣਾ। ? 
- ਮਲਾ ੧, ਵਾਰ ੨੫ਸ, ੧, ੨ : ੨੧ (1290) 
2. ਦਾਨ ਕਰਦਾ 
“ਦੇਦਾ ਰਹੈ ਨ ਚੂਕੈ ਭੋਗੁ । ” 
-- ਆਸਾਂ ੧, ਸੋਦ ੩, ੩ : ੨ (9) 
“ਵਾਹੁ ਵਾਹੁ ਤਿਸ ਨੋ ਆਖੀਐ ਜਿ ਢੇਦਾ ਰਿਜਕੁ 
ਸਬਾਹਿ।” 
- ਗੂਜ ਛੇ, ਵਾਰ ੧੬ਸ, ੩, ੧ : ੪ (515) 
ਹੋਰ ਰੂਪ -- ਦੇਂਦਾ - _ 
“ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੁੰ ਨ ਚੇਤੈ 
ਜੋ ਦੇਂਦਾ ਰਿਜਕੁ ਸੰਬਾਹਿ।”(ਪੁਦਾਨ ਕਰਦਾ, 
ਦਾਨ ਕਰਦਾ) 
`__= ਸਿਰੀ ੪, ਵਾਰ ੯ਸ, ੩, ੧ : ੩ (85) 
“ਫਰੀਦਾ ਕੂਕੇਦਿਆਂ ਚਾਂਗੇਦਿਆ ਮਤੀ ਦੇਦਿਆ 





ਨਿਤ।” 
ਦੇਦੀ - ਦੇਂਦੀ __ 
“ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ 


-- ਸਲੋ ਫਰ, ੧੫ : ੧ (1378) 


ਸੁਨੇਹਾ ਇੰ 


ਆਸਾ ੫, ਛੰਤ ੪, ੨ : ੫ (455) 


93 


-- ਸਸ ੫, ੧੭ : ੧ (1355) 
ਦੇਦੇ -- ਦੇਂਦਿਆਂ, ਦੇ ਦੇ ਕੇ 
“ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ।” 
_-- ਮਾਰੂ ੧, ਅਸ ੬, ੫ : ੩ (1012) 
ਦੇਦੇ -- 1. ਦੇਣ ਵਾਲਾ, ਦਾਤਾ 
“ਦੇਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ 
ਜਾਣੀਐ।” 


- ਮਾਝ ੧, ਵਾਰ ੨ਸ, ੨, ੨ : ੧ (138) 


ਰ੍ -- ਗਉ ੫, ੧੩੭", ੩ : ੨ (209) 
“ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਢੇਨ।” 
-- ਬਿਲਾ ੫, ੪੯, ੧" : ੨ (813) 
“ਲੇ ਮਸਤਕਿ ਲਾਵਉ ਕਰਿ ਕ੍ਰਿਪਾ ਢੇਨ।”” (ਦੇਣ 
ਦੀ ਕਿਰਪਾ ਕਰ) 
-- ਬਸੰ ੫, ਅਸ ੧, ੧" 
“ਤੁਮ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ 
_ ਰਾਸਿ ਦੇਨ।” (ਦਿਓ) 
- ਕਾਨ ੪, ੨, ੪ : ੧ (1295) 
ਦੇਨਹਾਰ -- ਦੇਣ ਵਾਲਾ 
“ਦੇਨਹਾਰ ਦੇ ਰਹਿਓ ਸੁਜਾਨਾ।” 
-- ਗਉ ੫, ਬਾਅ ੪੧ : ੨ (258) 
ਹੋਰ ਰੂਪ -- ਦੇਨਹਾਰਾ -- 
_'“ਜੀਅਉ ਹਮਾਰਾ ਜੀਉ ਦੇਨਹਾਰਾ। ” (ਦੇਣ 
ਵਾਲਾ, ਦਾਤਾ) 
ਰ -- ਆਸਾਂ ੫, ੮੩, ੧" 
ਦੇਨਹਾਰੁ -- 
“ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ 
ਸੁਆਇ।” (ਦਾਤੇ ਪ੍ਰਭੂ ਨੂੰ ਛੱਡ ਕੇ) 


:2 (1192). 


: ੨ (391) 


ਯ 


1282 ਦੇਵ 





- ਗਉ ੫. ਸੁਖ ਪਸ : ੧ (268) 

ਦੇਨਾ -- ਦੇਣਾ, ਪ੍ਰਦਾਨ ਕਰਨਾ - 
“ਜੋ ਦੇਠਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ।” 
-- ਗਉ ੫, ਬਾਅ ੧੮ : ੨ (253) 

“ਮੈ ਨਾਹੀ ਕਿਸੀ ਕਾ ਢੇਨਾ।” 


-- ਸੋਰ ਕਬ, ੧੧, ੧ : ੪ (656) 
ਦੇਨਿ =- ਦਿੰਦੇ 


“ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ।” 
- ਮਾਝ ੧, ਵਾਰ ੧੧ਸ, ੧, ੨ : ੨ (143) 
ਦੁਖੁ ਕਮਾਏ।” 
- ਵਡ ੩, ਅਲਾ ੪, ੩ : ੩ (585) 
ਦੇਲੀ -- ਦੇਣਾ 
“ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਲੀ ਭੇਤੁ।” 
- ਮਾਝ ੫, ਬਾਰਾ 2 : ੪ (134) 
ਦੇਨੁ -- ।. ਦਿਤਾ, ਦਸਿਆ 
“ਰੀ ਬਾਈ ਬੇਢੀ ਢੇਨੂ ਨ ਜਾਈ।” 


-- ਸੋਰ ਨਾਮ, ੨, ੧" : ੧ (657) 


“2. ਦਿੰਦੇ ਹਨ 


“ਜਿਮੀ ਨਾਹੀ ਸੈ ਕਿਸੀ ਕੀ ਬੋਈ ਐਸਾ ਢੇਲੁ 
ਦੁਖਾਲਾ। ” 
- ਸੂਹੀ ਕਬ, ੫, ੧ : ੨ (793) 
ਦੇਰ -- ਰਿ ਜਰ 
“ਦੇਰ ਜਿਠਾਣੀ ਮੁਈ ਦੂਖਿ ਸੰਤਾਪਿ।” 
ਦਿ 
ਦੇਵ -- !. ਦੇਵਤੇ ਰ 
“ਆਖਹਿ ਦਾਨਵ ਆਖਿਹ ਢੇਵ।” 
-- ਜਪੁ ੧, ੨੬ : ੧੭ (6) 
“ਨ ਦੇਵ ਦਾਨਵਾ ਨਰਾ।” 
-- ਮਾਝ ੧, ਵਾਰ ੧੩ਸ, ੧, ੨ : ੧ (143) 
2. ਪ੍ਰਭੂ, ਵਾਹਿਗੁਰੂ, ਜੋਤੀ ਸਰੂਪ ਕਰਤਾਰ 
“ਸਾਧੂ ਸੰਗੁ ਮਸਕਤੇ ਤੂਠੇ ਪਾਵਾ ਦੇਵ।” 
-- ਸਿਰੀ ੫, ੭੫, ੩ : ੨ (44) 
ਸੀ 
ਜਿਤੁ ਭੈ ਬੰਧਨ ਤੂਟੈ।” (ਹੇ ਪ੍ਰਕਾਸ਼ ਰੂਪੀ 
ਹਰੀ) _-- ਆਸਾ ਕਬ, ੧, ੧" : ੧ (475) 
3. ਦੇਵ ਮੂਰਤ, ਠਾਕੁਰ 


“ਬਾਹਿਰ ਢੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ। ” 





- ਗੂਜ ੧, ੧, ੨ : ੧ (489) 


ਦੇਵਉ -- ਦੇਵਾਂ, ਭੇਟਾ ਕਰਾਂ 
“ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਕੁਮੁ 
ਭਉ ਗੁਰ ਬਚਨੀ ਭਾਗੇ।”” 
` -- ਗਉ ੪, ੬੨, ੨: ੨ (172) 


ਦੇਵਈ -- ਦੇਵੇ 


“ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ 


ਨਾਲਿ” 


-- ਰਾਮ ਝੇ, ਵਾਰ ਤੇਸ, ੩, ੧: 2 (947) । 


ਦੇਵਸੀ -- ਦੇਵੇਗਾ 
ਚੋਇ।” - ਸਿਰੀ ੪, ੬੯,੪:੨(41) 
ਦੇਵਹ - ਪ੍ਰਕਾਸ਼ ਰੂਪ 


ਚੰਦਨਹ। ” 
ਦੇਵਹਿ -- ਦਿੰਦਾ ਹੈ 
“ਇਕਿ ਲੂਕਿ ਨ ਢੇਵਹਿ ਦਰਸਾ।” 
-- ਸਿਰੀ ੫, ਅਸ ੨੭, ੬ : ੨ (71) 
“ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਢੇਵਹਿ 


-- ਸੱਸ ੫, ੩੯ : ੧ (1357) 


ਭਲਾ।” (ਹਮੇਸ਼ਾ, ਭਲਾ, ਦਿੰਦੇ ਹਨ ਭਾਵ ਮੰਨਦੇ । 


ਹਨ) -- ਗਉ ੪, ਵਾਰ ੯ਸ, ੪, ੨ : ੩ (304) 
“ਦਾਤਾ ਕਰਤਾ ਆਪਿ ਤੂ ਤੁਸਿ ਢੇਵਹਿ ਕਰਹਿ 
ਪਸਾਉ।” (ਦੇਂਦਾ ਹੈ) 
-- ਆਸਾ ੧, ਵਾਰ ੧ : ੩ (463) 
“ਪ੍ਰਣਵਤਿ ਨਾਨਕ ਜੇ ਤੂੰ ਢੇਵਹਿ ਅੰਤੇ ਹੋਇ 
ਸਖਾਈ। ” (ਦੇਵੇ) 
- ਰਾਮ ੧, ੧, ੪ : ੨ (876) 
ਹੋਰ ਰੂਪ -- ਦੇਵਹੀ -- 


ਸਿਉ ਸੋਈ ਹੇਤੁ।” (ਦਿੰਦੇ) 
-ਜੈਤ ੫, ਵਾਰ ੪ : ੨ (706) 
ਦੇਵਹੁ -- 


ਸਹਜਿ ਸੁਭਾਇ।” (ਦਿੰਦੇ ਹੋ) 
-- ਸਿਰੀ ੩, ੩੫, ੫ : ੨ 27) 
"ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦਵਚੁ 


1283 








_ਅਖੁਣਾ ਨਾਉ।” (ਦੇਵੋ ਦਿਓ) 
-- ਸਿਰੀ ੫, 2੭, ੪ : ੩ (44) 


ਅਘ 


“ਆਸੀਸਾ ਢੇਵਹੋ ਭਗਤਿ ਕਰੇਵਹੋ ਮਿਲਿਆ 
ਕਾ ਕਿਆ ਮੇਲੋ।” (ਦਿਓ) 
-- ਵਡ ੧, ਅਲਾ ੫, ੨ : ੩ (582) 
ਦੇਵਕਰੀ -- ਹਿੰਡੋਲ ਰਾਗ ਦੀਆਂ ਛੇ ਰਾਗਨੀਆਂ 
ਵਿਚੋਂ ਇਕ 
“ਤੇਲੰਗੀ ਦੇਵਕਰੀ ਆਈ। ” 


- ਰਾਗ ੧ : ੨੫ (1430) 





ਦੇਵਕਾ -- ਦਿੰਦਾ ਹੈ 
“ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ 
ਦੇਵਕਾ। ” -- ਸਿਰੀ ੪, ਵਾਰ ੬ : ੫ (84) 





| ਦੇਵਕੀ -- ਸ੍ਰੀ ਕ੍ਰਿਸ਼ਨ ਜੀ ਦੀ ਮਾਤਾ 
“ਧਨਿ ਧਨਿ ਤੂ ਮਾਤਾ ਦੇਵਕੀ। ” 
`_ - ਮਾਲੀ ਨਾਂਮ, ੧, ੨ : ੧ (988) 
ਦੇਵ ਕੁਲੀ -- ਦੇਵ ਕੁਲ ਵਾਲੇ ਭਾਵ ਦੇਵਤੇ 
“ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ।” 
`. -- ਭੈਰ ੩, ਅਸ ੧, ੧੧ : ੧ (1154) 
ਦੇਵਗੰਧਾਰੀ -- ਮਾਲਕ ਉਸ ਦੀ ਪੰਜ ਰਾਗਨੀਆਂ 
ਵਿਚੋਂ ਇਕ 
“ਗੋਂਡਕਰੀ ਅਰੁ ਢੇਵਗੰਧਾਰੀ। ” 
` -- ਰਾਮ ੧ : ੧੫ (1430) 





ਦੇਵਣ -- ਦੇਵ 
“ਗੁਰ ਦੀਖਿਆ ਘਰਿ ਦੇਵਣ ਜਾਹਿ। ” 
- ਰਾਮ ੩, ਵਾਰ ੧੧ਸ, ੧, ੧ : ੨ (951) 
ਦੇਵਣਹਾਰ -- ਦੇਣਹਾਰ, ਦੇ ਸਕਣ ਦੇ ਸਮਰਥ 
“ਜੈਸੀ ਭੂਖ ਹੋਈ ਅਭ ਅੰਤਰਿ ਤੂੰ ਸਮਰਥੁ ਸਚੁ 
ਦੇਵਣਹਾਰ । ” 
ਗਾ ਨਾ 
ਹੋਰ ਰੂਪ -- ਦੇਵਣਹਾਰਾ -- 
“ਸਰਬ ਜੀਆ ਕਉ ਦੇਵਣਹਾਰਾ। ” (ਦੇਣ 
ਵਾਲਾ) __-- ਮਾਝ ੫, ੩੯, ੩ : ੧ (106) 
ਦੇਵਣਹਾਂਰਿ -- 
“ਅਮੁਲ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ। ” 
(ਦੇਣ ਵਾਲੇ ਨੇ) 
੨. ਸਿਰੀ ੧. ੫, ੧ ੧ (15) 








- ਵਡ ੧, ਅਲਾ ੩, ੨ : ੧ (580) 
ਦੇਵਣ ਵਾਲਾ -- ਦੇਣਹਾਰ, ਦੇਦ ਵਾਲਾ 
“ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ 

ਨਾਮੁ ਨਿਧਾਨੁ ।” 

= ਆਸਾਂ ੩. ੨8, ੧ 
ਹੋਰ ਰੂਪ -- ਦੇਵਣ ਵਾਲੇ -- 

“ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ 
ਪਾਇ।” 

ਦੇਵਣਾ -- ਦੇਣਾ, ਪ੍ਰ ਦਾਨ ਕਰਨਾ 
-“ਅਣਮੰਗਿਆ ਦਾਨੁ ਢੇਵਣਾ ਕਹੁ ਨਾਨਕੁ ਸਚੁ 

ਸਮਾਲਿ ਜੀਉ।”. 

-- ਸਿਰੀ ੧, ਅਸ ੨੮, ੨੪ : ੩ (73) 

ਹੋਰ ਰੂਪ -- ਦੇਵਣਿਆ -- 
“ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ 
ਦੇਵਣਿਆ। ” (ਦੇਣ ਵਾਲਾ) 

- ਮਾਝ ੩, ਅਸ ੧੧, ੧" 
ਦੇਵਤ -- ਦਿੰਦਾ ਹੈ 
_'ਭੁਖੇ ਕਉ ਢੇਵਤ ਅਧਾਰ। ” 


੨ (423) 


: & (115) 


- ਸਸ ੫, ੨੩ : ੧ (1356) 
ਦੇਵਤਾ -- ।. ਸਵਰਗ ਨਿਵਾਸੀ, ਸੁਰ, ਫਰਿਸਤਾ 


- ਸਿਰੀ ੩, ੫੦, ੩ : ੨ (33) 





- ਬਸੰ ੧, ਅਸ ੮, ੫ : ੨ (1191) 
2. ਪਵਿਤਰ ਪਦਾਰਥ 
ਲੂਣੁ ਪੰਜਵਾ ਪਾਇਆ ਘਿਰਤੂ ।” 
-- ਆਸਾ ੧, ਵਾਰਾ ੧੯ਸ, ੧, ੧ : ੫ (473) 
ਦੇਵਤੇ -- 1. ਭਲੇ/ਉਤਮ ਪੁਰਸ਼ 
“ਮਾਣਸ ਤੇ ਢੇਵਤੇ ਭਏ ਧਿਆਇਆ ਨਾਮੁ ਹਰੇ।” 
- ਸਿਰੀ ੪, ਵਾਰ ੧੯ਸ, ੩, ੨ : ੨ (90) 
2. ਫਰਿਸ਼ਤੇ 
“ਸਿਮਰਹਿ ਢੇਵਤੇ ਕੋੜਿ ਤੇਤੀਸਾ। ” 
- ਮਾਰੂ ੫, ਸੋਲਾ ੮, ੩ : ੨ (1079) 
- ਮਾਰੂ ੫, ਵਾਰ ੧੮ : ੨ (1100) 
ਦੇਵਦਾ -- ਦਿੰਦਾ 
“ਵਿਝਣ ਕਲਹ ਨ ਢੇਵਦਾ ਤਾਂ ਲਇਆ ਕਰਤੇ ।” 
-- ਗਉ ੪, ਵਾਰ ੩੨ : ੭ (317) 
ਦੇਵਨ -- ਦੇਣ, ਦਾਨ ਕਰਨ _ 
“ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ 
ਪ੍ਰਤਿਪਾਲਾ।” 
-- ਗਉਂ ੫, ਛੰਤ ੩, ੪ : ੨ (249) 
ਦੇਵਨਹਾਰ -- ਦੇਣ ਹਾਰ, ਦੇ ਸਕਨ ਦੇ ਸਮਰਥ, 
“ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ।” 


- ਗਉ ੫, ਬਾਅ ੩੪ਸ : ੧ (257) 


ਰ - ਦੇਵੇ ੫, 3੦, ੨ ! ੨ (532) 
ਦੇਵਨਹਾਰੁ -- 
“ਦੇਵਨਹਾਰੁ ਮਨਹਿ ਬਿਸਰਾਨਾ।” 

-- ਗਉ ੫, ਬਾਅ ੬ : ੬ (251) 
ਦੇਵਨ ਜੋਗ -- ਦੇਣ ਦੇ ਸਮਰਥ 
“ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ -ਦੇਵਨ 


ਦੇਵਨੀ 


1285 


ਦੇਵਾਇਣਾ 





ਜੋਗ।”? 
ਦੇਵਨੀ -- ਦੇਣੀ 
“ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ 
ਓਨੀ ਤਕੜੇ ਪਾਏ ਹਾਥ।” 

- ਸਿਰੀ ੫, ਪਹ ੪, ੫ : ੨ (78) 
ਦੇਵਪੁਰੀ -- ਦੇਵਤਿਆਂ ਦਾ ਨਗਰ, ਸਵਰਗ, 

ਸਚਖੰਡ 
“ਦੇਵ ਪੂਰੀ ਮਹਿ ਗਯਉ ਆਪਿ ਪਰਮੇ ਸ੍ਹੇਰ 
ਭਾਯਉ।”  - ਸਵ ੫, ਹਰਿ ੨ : ੧ (1409) 
ਦੇਵਰ -- ਪਤੀ ਦਾ ਛੋਟਾ ਭਰਾ 
“ਮਤੀ ਦੇਵੀ ਢੇਵਰ ਜੇਸਟ । ” 

-- ਆਸਾ ੫, ੩, ੪ : ੨ (371) 


੨ ਜਿਨ ਜਨ ਮੰਦਰ, ਸ਼ਿਵਾਲਾ 


ਜਾਤੀ।” _ -- ਸਿਰੀ ਪੀਪਾ, ੧, ੧ : ੧ (695) 
ਦੇਵਾ -- 1. ਦੇਵਾਂ, ਭੇਟਾ ਕਰਾਂ 
“ਹਰਿ ਕੇ ਸੰਤ ਮਿਲਹੁ ਮਨੁ ਢੇਵਾ ਜੋ ਗੁਰਬਾਣੀ 
ਮੁਖਿ ਚਉਦਾ ਜੀਉ। ” 
- ਮਾਝ 8, ੫, > : ੩ (95) 
“ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਢੇਵਾ ਮੇਰੇ ਹਰਿ 
ਪ੍ਰਭ ਕੀ ਹਰਿ ਕਥਾ ਸੁਨਾਵੈ ।”” 
ਾ-ਗਜ8, ੬, ੧ 
ਹੋਰ ਰੂਪ -- ਦੇਵਾਂ -- 
“ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ। ” 
-- ਗਉ ੪, ੬੬, ੨ : ੩ (173) 
2. ਦੇਣ ਵਾਲਾ, ਦਾਤਾ 
“ਪਾਰਬ੍ਰਹਮ ਅਪਰੰਪਰ ਦੇਵਾ।” 


-- ਮਾਝ ੫, ੧੩, ੧ : ੧ (98) 
3. ਦੇਵਤਾ 


“ਦੇਵੀ ਢੇਵਾ ਮੂਲੁ ਹੈ ਮਾਇਆ।” 
-- ਮਾਝ ੩, ੩੩, ੨ : ੧ (129) 

“ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ 

ਦੇਹੀ।”” -- ਗਉ ਕਬ, ੪੫, ੨ : ੧ (332) 
“ਤੁਮਾ ਸੋ ਠਾਕੁਰੁ ਅਉਰੁ ਨ ਢੇਵਾ।” (ਦੇਵਤਾ 

ਪੁਜਨਯੋਗ)-- ਸੋਰ ਰਵਿ, ੫. ੪ : > (659) 
ਹੋਰ ਰੁਪ -- ਦੇਵਾ -- 

“ਪਛਾ ਦੇਵਾ ਮਾਣਸਾਂ ਜੋਧ ਕਰਹਿ ਅਵਤਾਰ।” 


੨ (494) 


[ 
- ਜੈਤ ੫, ਵਾਰ ੩ : ੩ (706) 





-- ਸਾਰ ੪, ਵਾਰ ੧੧ਸ, ੧, ੨ : ੩ (1241) 
`4. ਖ੍ਰਭੂ, ਹਰਿ, ਪ੍ਰਮਾਤਮਾ ਥ 

-ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ 
ਦੇਵਾ।” _ -- ਗਉ ੯, ੭, ੧ : ੨ (220) 
“ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ 
ਮੋ ਕਉ ਗੁਰਿ ਦੀਨਾ ਜੀਉ।” 

-- ਧਨਾ ੫, ੨੯, ੧ : ੨ (678) 

(ਜੀਵਨ ਪਾਰਬ੍ਰਹਮ ਦੇਵ (ਪਰਮਾਤਮਾ) ਦੀ ਸੇਵਾ) 
5. ਹੇ ਦੇਵ ਰ 

“ਦੇਵਾ ਪਾਹਨ ਤਾਰੀਅਲੇ।” 


-- ਗਉ ਨਾਮ, ੧, ੧" : ੧ (345) 
6. ਇਸ਼ਟ ਦੇਵ 
“ਆਪੇ ਜਾਵੀ ਆਪੇ ਮਾਵੀ ਆਪਿ ਸੁਆਮੀ ਆਪਿ 
ਦੇਵਾ।” 


-- ਆਸਾ ੫, ਛੰਤ ੧, ੨ : ੪ (452) 
“ਆਪ ਹੀ ਪੂਜਾਰੀ ਆਪ ਹੀ ਦੇਵਾ। ” 
ਰ - ਬਿਲਾ ੫, ੬, ੩ : ੨ (803) 
7. ਦੇਵਤਿਆ 
“ਰਾਮ ਨਾਮੁ ਢੇਵਾ ਮਹਿ ਸੂਰੂ।” 
---ਆਸਾ ੧, ਵਾਰ ੧੩ਸ, ੧, ੨ : ੪ (470) 
“ਸਤਿਗੁਰ ਗਿਆਨ ਜਾਨੈ ਸੰਤ ਢੇਵਾ ਦੇਵ।” 
(ਦੇਵਤਿਆਂ ਦੇ) 
-- ਆਸਾ ਰਵਿ, ੨, ੧ : ੨ (486) 
“ਨਾਦਿ ਸਮਾਇਲੇ ਰੇ ਸਤਿਗੁਰ ਭੇਟਿਲੇ ਦੇਵਾ। ” 
(ਜਦ ਸਤਿਗੁਰ ਦੇਵ (ਉਤਮ ਪੁਰਸ਼) ਨੂੰ 
ਮਿਲਿਆ) 


” (ਹੇ ਦੇਵ/ਹੇ ਭਲੇ ਪੁਰਸ਼) 
- ਸਾਰ ਪਰ, ੧, ੧ : ੧ (1253) 


ਦੇਵਾਇਆ -- ਪ੍ਰਦਾਨ ਕਰਵਾਇਆ, ਦੁਆਇਆ 


“ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ 
ਦੇਵਾਇਆ। ? -- ਸਿਰੀ ੪, ਵਾਰ ੮ : ੪ (85) 
ਦੇਵਾਇਣਾ -- ਦੁਆਉਣਾ 
ਦੇਵਾਇਣਾ। ” 
- ਮਾਰੂ ੫, ਸੋਲਾ ੭, ੧੪ : ੩ (1078) 


ਦੇਵਾਈ 1286 ਦੇਵੀਆ 








ਦੇਵਾਈ -- ਦੇਂਦਾ ਹੈ | ਦੇਵਾਨੇ -- ਪਾਗਲ, ਮੂਰਖ 
“ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ | “ਜੀਵਤ ਛਾਡਿ ਜਾਹਿ ਦੇਵਾਨੇ।” 
_ ਦੇਵਾਈ। ? - ਗੋਉਂ ੫, ੧੬੬, ੧ : ੧ (199) 
- ਸੂਹੀ ੪, ਅਸ ੧, ੨੧ : ੧ (758) | ਦੇਵਾਲਿਆ -- ਮੰਦਰ 
ਦੇਵਾਈਆ -- ਦਿਵਾਉਂਦਾ ਹੈ “ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ 
“ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਕਾਸੀ।” _- ਮਾਰੂ ੫, ਵਾਰ ੧੮ : ੧ (1100) 
ਗੁਰੂ ਦੇਵਾਈਆ। ” ਦੇਵਾਲੀਏ -- ਉਹ ਪੁਰਸ਼ ਜਿਸ ਕੋਲ ਰਿਣ ਚੁਕਾਨ 
-- ਸੋਰ ੪, ਵਾਰ ੧੪ : ੩ (648) ਲਈ ਕੁਝ ਨਾਂ ਹੋਵੇ 
ਹੋਰ ਰੂਪ -- ਦੇਵਾਏ -- “ਜਿਨੀ ਗੁਰਮੁਖਿ ਹਰਿ ਨਾਮੁ ਧਨੁ ਨ ਖਟਿਓ ਸੇ 
“ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਦੇਵਾਲੀਏ ਜਗੁ ਮਾਹਿ।” 
ਨਿਮਾਣਿਆ ਮਾਣੁ ਢੇਵਾਏ।” (ਦੇਵਾਉਂਦਾ - ਬਿਲਾ ੪, ਵਾਰ ੮ : ੧ (852) 
ਹੈ) - ਸੂਹੀ ੪, ੧੨, ੪ : ੧ (735) । ਦੇਵਾਵੈ -- ਦੁਆਏ, ਭਾਵ ਲਵਾਏ, ਖੁਦਾਏ, ਬਣਵਾ 
ਦੇਵਾਕਰ -- ਜੋਤ/ਚਾਣਨ ਦੀ ਖਾਨ/ਭੰਡਾਰ ਦੇਵੇ ਰ 
“ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ | “ਜੇ ਓਹੁ ਕੁਪ ਤਟਾ ਢੇਵਾਂਵੈ।” 
ਆਦਿ ਸਮਾਈ।”-- ਪ੍ਰਭਾ ਕਬ, ੫, ੧ : ੧(1350) ___ - ਗੋਂਡ ਰਵਿ, ੨, ੧ : ੨ (875) 
ਦੇਵਾਤ -- ਦੇਵਤਾਪਨ (ਸ਼ਬਦਾਰਥ) ਪ੍ਰਕਾਸ਼ ਸਰੂਪ | ਦੇਵੀ -- 1. ਦੇਵਤਾ ਦੀ ਇਸਤ੍ਰੀ ਭਾਵ ਦੁਰਗਾ 
(ਸੰਥਿਆ) “ਗਾਵਹਿ ਈਸਰੁ ਬਰਮਾ ਢੇਵੀ ਸੋਹਨਿ ਸਦਾ 
“ਏਕ ਕ੍ਰਿਸਨ ਸਰਬ ਦੇਵਾ ਦੇਵ ਦੇਵਾਤ ਆਤਮਾ। ” ਸਵਾਰੇ।” - ਜਪੂ ੧, ੨੭ : ੬ (6) 


- ਆਸਾ ੧, ਵਾਰ ੧੨, ੨, ੪ : ੧ (469) | 2. ਦੇਵਤਾ ਦਾ ਇਸਤ੍ਰੀ ਲਿੰਗ, ਪਵਿੱਤਰ ਇਸਤ੍ਰੀ, 
(“ਦਰਪਣ” ਤੇ “ਨਿਰਣੇ` ਦਾ ਪਾਠ ਦਾ ਪਦ ਛੇਦ ਸਤਕਾਰਿਤ ਇਸਤ੍ਰੀ 
“ਦੇਵਾ ਤ” ਕਰਕੇ 'ਤ” ਦੇ ਅਰਥ 'ਭੀ? ਦੇ ਕਰਦੇ “ਕੇਤੇ ਸਿਧੁ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ।” 


ਹਨ) -- ਜਪੂੰ ੧, ੩੫ : ੭ (7) 
ਦੇਵਾਧਿ -- ਦੇਵਤਿਆਂ ਦਾ “ਦੇਵੀ ਦੇਵ ਉਪਾਏ ਵੇਸਾ।” 
“ਓਹਿ ਪਰਮ ਪੁਰਖ ਦੇਵਾਬਿ ਦੇਵ।” (ਦੇਵਤਿਆਂ - ਬਿਲਾ ਥਿਤੀ, ੪ : ੨ (839) 
ਦਾ ਦੇਵ) __-- ਬਸੰ ਕਬ, ੪, ੫ : ੧ (1194) | 3. ਦੇਵਤਿਆਂ ਦੇ 
___ “ਸੋ ਕਹੀਐ ਢੇਵਾਨਾ ਆਪੁ ਨ ਪਛਾਣਈ। ” ਬਾਣੀ।” 
-- ਮਾਝ ੧, ਵਾਰ ੯ : ੨ (142) -- ਮਾਝ ੧, ਵਾਰ ੨੬ਸ, ੧, ੧ : ੧੫ (150) 
“ਅੰਮ੍ਰਿਤ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ “ਜਿਤਨੇ ਤੀਰਥ ਢੇਵੀ ਥਾਪੇ ਸਭਿ ਤਿਤਨੇ ਲੋਚਹਿ 
ਦੇਵਾਨਾ।” (ਸ਼ੁਦਾਈ, ਮਸਤ) ਧੂਰਿ ਸਾਧੂ ਕੀ ਤਾਈ।” 
- ਮਾਰੁ ੧, ਅਸ ੭, ੫ : ੩ (1013) - ਮਲਾਂ 8, ੨, ੩ : ੧ (1263) 


ਦੇਵਾਨਿਆ -- ਸ਼ੁਦਾਈ ਹੋਇਆ, ਝੱਲਾ ਹੋਇਆ 4. ਦੇਣ ਵਾਲੀ 
“ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ।” | _ ਮਤੀ ਦੇਵੀ ਦੇਵਰ ਜੇਸਟ। ” 





-- ਜੈਤ ੫, ਵਾਰ ੯ : ੩ (707) - ਆਸਾ ੫, ੩, ੪ : ੨ (371) 
ਦੇਵਾਨੀ -- ਕਮਲੀ, ਸ਼ੁਦਾਈ ਦੇਵੀਆ -- ਦੇਵੀਆਂ 
“ਦੂਜੈ ਭਾਇ ਫਿਰੈ ਦੇਵਾਨੀ।” “ਦੇਵੀਆ ਨਹੀ ਜਾਨੈ ਮਰਮ।” 


- ਮਾਰੂ ੩, ਸੋਲਾ ੪, ੧੨ : ੧ (1047) | -- ਰਾਮ ੫, ੩੬, ੨ : ੩ (894) 


ਦੇਵੈ -- 1. ਦਿੰਦਾ ਹੈ, ਪ੍ਰਦਾਨ ਕਰਦਾ ਹੈ 
“ਲੇਵੇ ਦੇਵੈ ਢਿਲ ਨ ਪਾਈ।” 

` -- ਸਿਰੀ ੧, ੩੦. ੧": ੨ (25) 

“ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ।” 


- ਸਿਰੀ ੪, ੩, ੨ : ੪ (76). 


2. ਦਿੰਦਾ ਹੈ (ਸਹਾਇਕ ਕਿਰਿਆ) 


ਪਰਗਾਸਿ। ” 

<= 'ਸਿਰੀ ੪, ੬੬, ੨ ! ੨ (40) 
“ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ।” 
=- ਸਿਰੀ ੫, ਅਸ ੨੬, ੨ : ੨ (70) 

ਦੈ - ਸਬੰਧ ਬੋਧਕ ਪ੍ਰਤਯ 
“ਤਿਸ ਢੈ ਚਾਨਣਿ ਸਭ ਮਹਿ ਚਾਨਣੁ ਹੋਇ। ” 
-- ਧੇਨਾ ੧, ਸੋਰ ੩, ੩ : ੨ (13) 

ਦੈਆਰ -- ਹੇ ਦਿਆਲ 
“ਧਰਮ ਸਾਲ ਅਪਾਰ ਵੈਆਰ ਠਾਕੁਰ ਸਦਾ ਕੀਰਤਨੁ 
`__ਗਾਵਹੇ।”? -- ਗਉ ੫, ਛੰਤ ੨, ੧ : ੩ (248) 

ਦੈਆਲ -- ਦਿਆਲ, ਦਇਆਵਾਨ _. 

“ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ।” 


-- ਮਾਝ ੫, ਦਿਨ ੨ :-੬ (137). 


ਹੋਰ ਰੁਪ -- ਦੈਆਲਾ -- 

“ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ 
ਦੈਆਲਾ। ” 

__ = ਗਉ ੫. ਫ਼ੰਤ ੩, ੪ : ੬ (249) 
ਦੈਆਲੁ -- 

“ਜਉ ਹੋਇ ਦੈਆਲੂ ਸਤਿਗੁਰੁ ਅਪੁਨਾ ਤਾ 

ਇਹ ਮਤਿ ਬੁਧਿ ਪਾਈਐ।” 
-- ਗਉ ੫, ੧੫੩”, ੧ : ੨ (213) 
ਦੈਹਉ -- ਦੇਵਾਂ ਗਾ 

“ਤੋ ਪਹਿ ਦੁਗਣੀ ਮਜੂਰੀ ਢੈਹਉ ਮੋ ਕਉ ਬੇਢੀ ਦੇਹੁ 

ਬਤਾਈ ਹੋ।”” -- ਸੋਰ ਨਾਮ, ੨, ੧ : ੨ (657) 
ਦੈਣੀ -- ਦੇਣ ਵਾਲਾ, ਦਾਤਾ __ 

“ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ 
__ ਗੁਰ ਢੈਣੀ।” _-- ਦੇਵ ੫, ੯, ੧ : ੧ (530) 
ਦੈਤ -- 1. ਦੈਂਤ 
“ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ 

ਭਾਉ ਨ ਜਾਣੈ।” 








ਦਗ 


1287 ਦਰ 





-- ਸਿਰੀ ੩, ਅਸ ੨੨, ੪ : ੧ (67) 
2. ਦਿੰਦਾ ਹੈ 
“ਡਾਨੁ ਢੈਤ ਨਿੰਦਕ ਕਉ ਜਾਮ।” 
-- ਭੈਰ ੫, ੩੪, ੧ : ੪ (1145) 
ਦੈਤਹੁ -- ਦੈੱਤਾਂ ਨੂੰ 
“ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ।” 
-- ਰਾਮ ਬੇਣੀ, ੧, ੯ : ੫ (974) 
ਦੈਤਾ -- ਦੈੱਤਾਂ ਨੇ 
“ਦੈਤਾ ਮਾਰੇ ਧਾਇ ਹੁਕਮਿ ਸਬਾਇਆ।” 
- ਮਲਾ ੧, ਵਾਰ ੩ : ੪ (1279). 
ਹੋਰ ਰੂਪ -- ਢੈਤਿ -- 
“ਕਿਰਤ ਸੰਜੋਗੀ ਢੈਤਿ ਰਾਜੁ ਚਲਾਇਆ। ” 
-- ਭੈਰ ੩, ਅਸ ੧, ੬ : ੧ (154) 


ਚਿੜਾਇਆ।” 
- ਭੈਰ ੩, ੨੧, ੩ : ੨ (1133) : 
“ਭੂਲਾ ਢੈਤੁ ਨ ਸਮਝਈ ਤਿਨਿ ਪ੍ਰਭ ਕੀਏ ` 
ਕਾਮ।” (ਭਾਵ ਰਾਵਣ) 
-- ਸਲੋ ੧, ੨੬ : ੩ (1412) 
ਦੈਝੇ -- 
“ਸੰਤ ਜਨਾ ਕਾ ਹਰਿ ਜੀਉ ਰਾਖਾ ਦੈਝੈ ਕਾਲੁ 
ਨੇੜਾ ਆਇਆ।?” (ਹਰਨਾਕਸ਼ ਦੈਂਤ ਦਾ) 
-- ਭੈਰ ੩, ੨੧, ੪ : ੨ (1133) 
ਦੈਨ -- ਦਿੰਦੇ ਹਨ 
“ਮੁਖਿ ਅਪਿਆਉ ਬੈਠ ਕਉ ਦੈਨ।” 
-- ਗਉ ੫, ਸੁਖ ੪, ੧ : ੮ (267) 
ਦੈਨਹਾਰ -- ਦੇਣ ਵਾਲਾ, ਦਾਤਾ 
“ਹਰਿ ਜਨ ਕੀ ਰੇਨ ਬਾਂਛੂ ਦੈਨਹਾਰ ਸੁਆਮੀ। ” 
-- ਸਾਰ ੫, ੧੩੪, ੧ : ੨ (1250) 
ਹੋਰ ਰੂਪ -- ਦੈਨਹਾਰੁ - 
“ਦੈਨਹਾਰੁ ਸਦ ਜੀਵਨਹਾਰਾ।” (ਭਾਵ ਪ੍ਰਭੂ) 
- ਗਉ ੫, ਬਾਅ ੩੪ : ੩ (257) 
ਦੈਲਾ -- ਦਿਤਾ ਹੈ 
“ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ।”` 
-- ਆਸਾ ਨਾਂਮ, ੫, ੨ : ੧ (486) 
-- ਗਿਣਤੀ ਦੀ ਇਕ ਇਕਾਈ, ਇਕ ਤੋਂ ਬਾਅਦ 


ਦੋਊ ,. ੩ 1288 


ਦੋਹੀ 





ਦਾ ਅੰਕ __ 
“ਜਿਸ ਨੌ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ 
ਦਾਹਾ। ”  -- ਆਸਾ ੫, ੧੨੩, ੧ : ੧ (401) 


ਦੋਊ - ਦੋਵੇਂ 


ਗੁਰ ਪਾਗਿਓ। -- ਗਉ ੫, ੧੬੦", ੧ : ੧ (215) 
ਦੋਇ -- 1. ਦੂਜਾ ਭਾਵ, ਦ੍ਰੈਤ ਭਾਵ 
“ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ 
ਦੋਇ।” -- ਸਿਰੀ ੧, ਅਸ ੧੫, ੭ : ੨ (63) 
“ਪਰਪੰਚਿ ਵਿਆਪਿ ਰਹਿਆ ਮਨੁ ਢੋਇ। ” (ਦ੍ਰੈਤ 
ਭਾਵ ਵਿਚ) 
2. ਤਉ “ 
“ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ 
ਭੋਰਾਹਾ।” 

-- ਆਸਾ ੫, ੧੨੩, ੨ : ੧ (402) 

“ਸਤਰਿ ਢੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ 

ਮਾਰਿ ਕਢਾਵਉ।” (ਸਤਰ ਤੇ ਦੋ ਭਾਵ 
ਬਹਿਤਰ) -- ਧਨਾ ਨਾਮ, ੨, ੧ : ੨ (693) 

3. ਦੋਵੇਂ ` 

“ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ 
ਤਾਰੇ ਕੁਲ ਦੋਇ।” 

- ਬਿਲਾ ਰਵਿ, ੨, ੧ : ੨ (858) 
ਦੋਈ -- ਦ੍ਰੈਤ ਭਾਵ 
“ਗੁਰਮੁਖਿ ਅਹੰਕਾਰੁ ਜਲਾਏ ਦੋਈ। ” 

-- ਗਉ ੩, ਅਸ ੨, ੩ : ੨ (230) 
ਦੋਸ -- 1. ਕਸੁਰ 
“ਮੈ ਵਿਚਿ ਢੋਸ' ਹਉ ਕਿਉ ਕਰਿ ਪਿਰੁ ਪਾਵਾ।” 

- ਵਡ ੪, ੨, ੨ : ੧ (561) 
2. ਕਲੰਕ _ 
“ਦਾਗ ਢੋਸ ਮੁਹਿ ਚਲਿਆ ਲਾਇ।” 
ਰ - ਧਨਾਂ ੧, ੫, ੩ : ੩ (662) 


ਦੋਸਤੀ -- ਮਿਤਰਤਾ, ਪਿਆਰ, ਸਨੇਹ, ਲਗਨ 


“ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ।” | 


(ਪਿਆਰ). 


-- ਮਾਝ ੧, ਵਾਰ ੧੭ਸ, ੧, ੧ : ੬ (146) 


“ਤਿਨਾ ਦਰੀਆਵਾ ਸਿਉ ਢੋਸਤੀ ਮਨਿ ਮੁਖਿ ਸਚਾ 
ਨਾਉ।” (ਮਿੱਤਰਤਾ, ਲਗਨ) 





- ਗਉਂ ੧, ੭,੩:੩(153) 


- ਮਾਝ ੧, ਵਾਰ ੧੮ਸ, ੨, ੧ : ੫ (146) 
- ਮੱਲਾਂ ੧, ਵਾਰ ੨੩ਸ, ੧, ੧ : ੧ (1288) 
ਦੋਸਾ - ਦੋਸ਼, ਕਲੰਕ, ਨੁਕਸ, ਊਜ 
“ਨਾ ਹਉ ਭੁਲੀ ਨ ਹਉ ਚੁਕੀ ਨਾ ਮੈ ਨਾਹੀ ਢੋਸਾ।” 
- ਰਾਮ ੫, ਵਾਰ ੬ਸ, ੫, ੧ : ੬ (959) 
ਦੋਸਾਂ - ਕਸੂਰਵਾਰ, ਦੋਸ਼ੀ 
“ਏਹੁ ਨਿਦੋਸਾਂ ਮਾਰੀਐ ਹਮ ਢੋਸਾਂ ਦਾ ਕਿਆ 
ਹਾਲੂ।” - ਸਲੋ ਫਰ, ੩੯ : ੨ (1379) 
ਦੋਸੀ -- ਦੋਸ਼ੀ, ਮਾੜੇ ਆਦਮੀ, ਕਲੰਕਤ 
“ਗੀਟਾ ਅੰਦਰਿ ਕੀਟੁ ਕਰਿ ਢੋਸੀ ਦੋਸੁ ਧਰੇ।” 
--#੫ ੧. 2 : ਪੰ) 
ਦੋਸੁ -- ਕਸੁਰ 
“ਕਤਿਕਿ ਕਰਮ ਕਮਾਵਣੇ ਢੋਸੁ ਨ ਕਾਹੂ ਜੋਗੁ। ” 
- ਮਾਝ ੫, ਬਾਰਾ ੯ : ੧(135) 
ਦੋਹਾਗਣਿ -- ਬ਼ੁਰੇ/ਖੋਟੇ ਆਚਾਰ ਵਾਂਲੀ, ਛੁਟੜ ! 
“ਮਨਮੁਖ ਕਰਮ ਕਮਾਵਣੇ ਜਿਉ ਢੋਹਾਗਣਿ ਤਨਿ 


ਸੀਗਾਰੂ।” __-- ਸਿਰੀ ੩, ੪੬, ੧: ੧ (31) 
“ਨਾਨਮ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ 
ਵਿਛੁੰਨਿਆ।” (ਛੁਟੜ) 
-- ਧਨਾ ੧, ਛੰਤ ੩, ੧ : ੬ (689) 
ਹੋਰ ਰੂਪ -- ਦੋਹਾਗਣੀ -- 
“ਧ੍ਰਿਗ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ।” 
(ਮੰਦੇ ਭਾਗਾਂ ਵਾਲੀ) 


- ਸਿਰੀ ੧, ੧੩, ੧ : ੧(18) 
“ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ 
ਸੁਹਾਗੁ।” (ਛੁਟੜ ਨੂੰ) 
- ਸਿਰੀ ੧, ਅਸ ੮, ੧ : ੩ (57) 
ਦੋਹੀ -- ।. ਡੋਡੀ, ਢੰਡੋਰਾ, ਹੋਕਾ, ਐਲਾਣ 
“ਸਭ ਜਗ ਮਹਿ ਢੋਹੀ ਫੇਰੀਐ ਬਿਨੁ ਨਾਵੈ ਸਿਰ 
ਕਾਲੂ। ' _-- ਸਿਰੀ ੧, ਅਸ ੧੬, ੪ : ੨ (63) 
“ਗੁਰ ਅੰਗਦ ਦੀ ਢੋਹੀ ਫਿਰੀ ਸਚੁ ਕਰਤੈ ਬੰਧਿ 
_ਬਹਾਲੀ।” - ਰਾਮ ਬਸ, ੩ : ੪ (967) 
2. ਦੁਹਾਈ, ਸਹਾਇਤਾ ਲਈ ਪੁਕਾਰ ਰ 
“ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ 
ਮਇਆ ਠਾਕੁਰ ਤੇਰੀ ਢੋਹੀ।” 
- ਗਉਂ ੫, ੧੨੯", ੧ : ੨ (207) 


ਦੋਖ 1289 ਦੋਥੈ 
3. ਠੱਗੀ, ਹੋਈ “ਸਾਧਸੰਗਿ ਗੁਣ ਗਾਇਆ ਸਭਿ ਢੋਖਹ ਖਾਤਾ।” 
“ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ - ਗਉ ੫, ਵਾਰ ੬ : ੪ (319) 
ਤਾ ਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ।” | ਦੇਖਨ -- ਅਵਗੁਣ, ਬੁਰਾਈਆਂ 
-- ਕਾਨ ੫, ੪੫, ੧" : ੨ (1307) | “ਤੂਮ੍ਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ।” 
(ਮਹਾਨਕੋਸ਼ ਇਸ ਦੇ ਅਰਥ '੍ਰੋਹੀ' ਧ੍ਰੋਹ ਕਰਨ -- ਬਿਲਾ ੫, ੭੧, ੧ : ੨ (818) 
ਵਾਲਾ ਕਰਦੇ ਹਨ) ਦੋਖੜੈ -- ਦੋਸ਼, ਬੁਰਾਈ, ਔਗੁਣ 
ਦੋਖ - ਪਾਪ “ਕੈ ਢੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ 
“ਨਾਨਕ ਸਗਲੇ ਢੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਮੈ ਤਨਿ ਭੰਗੁ।” -- ਸਲੋ ੧, ੩੦ : ੨ (1412) 
ਬਖਸਿੰਦੁ।” _-- ਸਿਰੀ ੫, ੮੨, ੪ : ੩ (46) | ਦੋਖਾ -- ਨੁਕਸ, ਛਿਦਰ, ਐਬ 
“ਸਿਮਰਤ ਨਾਮ ਦੋਖ ਸਭਿ ਲਾਥੇ।” “ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ 
-- ਮਾਝ ੫, ੪੫, ੨ : ੧ (107) ਦੋਖਾ ਤਨਿ ਛਾਦਿ ਪੁਰੇ।” 
“ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਢੋਖ -- ਧਨਾ ੫, ੫੩, ੧ : ੧ (683) 
ਜਠਰ ਕਉ ਭਰਤੇ ।” ਦੋਖਿ - ਦੋਖੀ ਬਣ ਕੇ, (ਨਿੰਦਾ, ਕਰਕੇ) ਦਵੈਸ਼ 
- ਮਲਾਂ ੫, ੪, ੧ : ੧ (1267) ਭਾਵ ਰੱਖਕੇ, ਵਿਰੋਧ ਕਰਕੇ ___ 
2. ਅਵਗੁਣ, ਐਬ ੍ “ਸੰਤ ਕੈ ਦੋਖਿ ਨ ਤ੍ਰਿਸਟੈ ਕੋਇ।” 
“ਤਿਨ ਕੇ ਪਾਪ ਢੋਖ ਸਭਿ ਬਿਨਸੇ ਜੋ ਗੁਰਮਤਿ -- ਗਉ ੫, ਸੁਖ ੧੩, ੭ : ੭ (280) 
_ਰਾਮ ਰਸੁ ਖਾਤੇ।” (ਅਵਗੁਣ, ਕਸੂਰ) | ਡੋਖੀ -- ।. ਦਵੈਸ਼ ਭਾਵ ਰਖਣ ਵਾਲਾ, ਵਿਰੋਂਧੀ 


ਅਰ ਤਕ | “ਓਦੀ ਕਬ ਲੋ/ਜਾਹਿ/” 
'ਇੰਦ੍ਰੀ ਜਿਤ ਪੰਚ ਢੋਖ ਤੇ ਰਹਤ। -- ਗਉ ੫, ਸੁਖ ੧੩, ੨ : ੯ (279) 





ਦੇ ਗਊ ੫, ਸੁਖ ੯. ੧ : ੯ (274) ਰ੍ 
ਆ ਰਸ 2. ਦੁਸ਼ਮਨ, ਵੈਰੀ 
“ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ | <ਮਰੇ ਢੋਖੀ ਹਰਿ ਆਪਿ ਨਿਵਾਰੇ ਅਪਦਾ ਭਈ 
ਬਿਨਾਸ।” _ਬਿਤੀਤ।” 


ਰ੍ - ਆਸਾ ਰਵਿ, ੧, ੧ : ੧ (486) 

“ਪਤਿਤ ਪੁਨੀਤ ਗੋਬਿੰਦਹ ਸਰਬ ਦੌਖ 
ਨਿਵਾਰਣਹ। ” ਰ੍ 

- ਜੈਤ ੫, ਵਾਰ ੧੬ਸ, ੫, ੧ : ੧ (719) 


-- ਧਨਾ ੫, ੨੮, ੧" : ੨ (678) 
ਦੋਖੀਆ =- ਵੈਰੀ 
“ਓਇ ਬਿਖਾਦੀ ਢੋਖੀਆ ਤੇ ਗੁਰ ਤੇ ਹੂਟੇ।” 
ਰ੍ -- ਆਸਾ ੫, ੧੧੯, ੧“: ੧(400) . 
ਦੋਖੁ -- ਦੋਸ਼ 
“ਸੰਤ ਕੀ ਨਿੰਦਾ ਦੋਖ ਮਹਿ ਢੋਖੁ।” 
-- ਗਉ ੫, ਸੁਖ ੧੩, ੩ : ੯ (280) 
ਦੋਖੁ।” (ਬੁਰਾਈ) 
- ਸੋਰ ੧, ੭, ੩ : ੨ (597) 


ਦੋਖੇ -- ਦੁਖ ਕਰਕੇ 


3. ਦੈਤ 
“ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ 
ਨਿਆਰੋਂ ।” 
- ਸੂਹੀ ੫, ਛੰਤ ੧੧, 3 ॥ ੫ (784) 
“ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ।” ` 
-- 'ਬਿਲਾ ੫, ੩੨, ੩ : ੧ (806) 
ਢੋਖ -- 1. ਦੁਖ (ਨਿਰਣੈ), ਡਰ (ਦਰਪਣ), 
(ਸੰਥਿਆ) 


<-'ਗਉਂ ਕੋ. ਅਸ.?. ੧ : 2 (223). | . ੍‌ ਜਿ ੫੧ 
ਲੇ ਦੋਖੈ -- ਦੋਸ਼ ਕਰਕੇ 


ਦੇਖਹ -- ਅਵਗੁਣ, ਦੋਖ, ਦੇਸ਼ “ਸਤਪੁਰਖ ਕੀ ਤਪਾ ਜਿੰਦਾਂ ਕਰੈ ਸੰਸਾਰੈ ਕੀ 


੫੮ 


ਦਜ 


1290 


ਦ੍ਵੈ 





ਉਸਤਤੀ ਵਿਚ ਹੋਵੈ ਏਤੁ ਢੋਖੈ ਤਪਾ ਦਯਿ 
ਮਾਰਿਆ।” 

- ਗਉ ੪, ਵਾਰ ੩0ਸ, ੪, ੧ : ੬ (315) 

ਦੋਜ - ਦੋਜ਼ਕ, ਨਰਕ (ਫਾ. ਦੋਜ਼ਖ ਜਾਂ ਦੂਜ਼ਖ) 


“ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਢੋਜ | 


ਠਰਾ । ” 


-- ਮਾਰੂ ੫, ਸੋਲਾ ੧੨. ੧੧ : ੩ (1084). 


ਦੋਜਕ -- (ਫਾ. ਦੋਜ਼ਖ਼) ਨਰਕ 
“ਹਰਿ ਛੋਡਨਿ ਸੇ ਦੁਰਜਨਾ ਪੜਹਿ ਢੋਜਕ ਕੈ 
ਸੂਲਿ।” 
``-- ਗਉ ੫, ਵਾਰ ੧੯ਸ, ੫, ੨ : ੨ (322) 


-- ਸਿਰੀ ੧, ੨੭, ੧: ੨ (24) 
ਰੋਜ਼ ਦਾ, ਦਿਨ ਦਾ, ਰੋਜਾਨਾ (ਸ਼ਬਦਾਰਥ, 
ਮਹਾਨਕੋਸ਼) : ਉਠੀ ਹੋਈ (ਕੋਸ਼) 


ਨ ਵਿ << 


“ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ` 


-_ਮੁਰਾਰੀ।” -- ਤੁਖਾ ੧, ਛੰਤ ੫, ੪ : ੫ (1112) 
ਹੋਰ ਰੂਪ -- ਦੋੜੂ - 
“ਨਾਮੁ ਭਣਹੁ ਸਚੁ ਢੋਭੁ ਸਵਾਰਿ।” 
ਭਾਵ ਅੰਮ੍ਰਿਤ ਵੇਲਾ) 
-- ਬਸੰ ੧, ਅਸ ੧, 2 : ੨ (1187) 
(ਗੁਰੂ ਗ੍ਰੰਥ ਕੋਸ਼ ਇਸ ਦੇ ਅਰਥ 'ਖੂਬਸੂਰਤੀ, 
ਸੁੰਦਰਤਾ” ਅਥਵਾ ਉਦੈ ਹੋਣਾ, ਸਵੇਰ ਵੇਲਾ ਕਰਦਾ 
ਹੈ। 
ਦੋਨਉ -- ਦੋਵੇ 
“ਮੋ ਕਉ ਢੋਨਉ ਵਖਤ ਜਿਵਾਲੇ।” 


- ਸੋਰ ਕਬ, ੧੧, ੨ : ੪ (656) 
ਦੋਨੋ -- 
“ਸੁਖੁ ਦੁਖੁ ਢੋਨੋਂ ਸਮ ਕਰਿ ਜਾਨੈ ਅਉਰੁ ਮਾਨੁ 


ਅਪਮਾਨਾ। ' _ -- ਗਉ ੯, ੧, ੧: ੧ (219) 
_ਢੋਮ - ਦੂਜਾ, ਦੂਜੇ ਦਰਜੇ ਦਾ 


(ਦਿਨ, 





“ਢੋਮ ਨ ਸੇਮ ਏਕ ਸੋ ਆਹੀ।” 

-- ਗਉ ਰਵਿ, ੨, ੨ : ੨ (345) 
ਦੋਰਾਹਾ -- ਦੋ ਰਾਹ, ਦੋ ਚਿਤਾਪਣਾ ਰ੍ 
“ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ 
ਕਾ ਢੋਰਾਹਾ ਹੇ।” 

- ਮਾਰੂ ੩. ਸੋਲਾ ੧੨, ੯ : ੩ (1055) 
ਦੋਲ -- ਝੁਲਾ, ਪੰਘੂੜਾ 

"ਸੰਪਤ ਢੋਲ ਝੋਲ ਸੰਗਿ ਝੂਲਤ ਮਾਇਆ ਮਗਨ 

ਭੁਮਤ ਘੁਘਨਾ।” (ਮਾਇਆ, ਰੂਪ ਪੰਘੂੜੇ) 

-- ਸਮੁ ੫, ੪੯ : ੨ (1387) 
ਢੋਲਕ -- ਢੋਲ, ਢੋਲਕ 
_“ਢੋਲਕ ਦੁਨੀਆ ਵਾਜਹਿ ਵਾਜ।” 

- ਆਸਾ ੧, ੪, ੧ : ੨ (349) 
ਦੋਲੀਚੇ -- (ਫਾ. ਕਾਲੀਹਚਾ) ਗਲੀਚੇ, ਕਾਲੀਨ 
“ਤਖਤੁ ਸਭਾ ਮੰਡਨ ਢੋਲੀਚੇ ।” 

-- ਗਉ ੫, ੮੧, ੩ : ੧ (179) 
ਦੋਵਰ -- ਦੁਹਰੀ, ਦੁਹਰਾ 
“ਦੋਵਰ ਕੋਟ ਅਰੁ ਤੇਵਰ ਖਾਈ। ” (ਦੁਹਰੀ ਦੀਵਾਰ 
ਨ 9 
ਦੋਵੈ -- 
ਵਿਹਾਵਣਿਆ।” 

- ਮਾਝ ੩, ਅਸ ੨੩, ੫ : ੩ (123) 
ਦੂਬੁ - ਦੌਲਤ, ਧਨ 
“ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ 
ਜਾਪਿਓ ਅਰਥੁ ਦੂਬੁ ਦੇਖੁ ਕਛੁ ਸੰਗਿ ਨਾਹੀ 
ਚਲਨਾ। '' -- ਧਨਾ ੫, ੩੦, ੧ : ੨ (678) 
“ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ।” 
- ਗੋਂਡ ਕਬ ੫, ੬, ੧": 
ਢੁਵਿਆ-- ਪਸੀਜਿਆ, ਨਰਮ ਹੋਇਆ 
ਨਿਜ ਘਰਿ ਆਵੈਗੋ।”” ੍ 
-- ਕਾਨ ੪, ਅਸ ੧, ੩ : ੧ (1308) 
ਦਰਵੈ -- ਨਰਮ ਹੋਣਾ, ਪਸੀਜਣਾ 
“ਅਨਿਕ ਜਤਨ ਕਰਿ ਆਤਮ ਨਹੀ ਦੂਰਵੈ।” 
- ਗਉ ੫, ਸੁਖ ੧੨, ੩ : ੫ (278) 
“ਆਤਮਾ ਦ੍ਰੰਵੈ ਰਹੈ ਲਿਵ ਲਾਇ। ” (ਪਿਘਲ ਜਾਂਦਾ 


੧ (871) 


ਦ੍ਰਿਸਟੰ 


1291 








ਹੈ) -- ਧਨਾ ੧, ੪, ੧: ੨ (661) 
ਦ੍ਰਿਸਟੰ -- ਵੇਖਣਾ 
ਲੋਕਹ।” -- ਸਸ ੫, ੩੬ : ੧ (1357) 
ਦ੍ਰਿਸਟਉ - ਦਿਿਸ਼ਟਮਾਨ ਪਦਾਰਥ, ਦਿਸਨ ਵਾਲੀਆਂ 
“ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ 
ਮੋਹਾ।” __-- ਸਾਰ ੫, ੧੩੫, ੧ : ੧ (1230) 
ਟੰਗਨਾ -- ਨਜ਼ਰ ਵਿਚ 
“ਕਰੂ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਉ 
ਧਾਰਿ ਦ੍ਰਿਸਟੰਗਨਾ। ” 


- ਮਾਰੂ ੫, ਸੋਲਾ ੯, ੧੦ : ੩ (1080) 


ਦ੍ਰਿਸਟੰਤ -- ਨਜ਼ਰ ਆਉਂਦਾ ਹੈ, ਦਿਸਦਾ ਹੈ 
_ ਨਰਹਰਹ। ”' 

-- ਜੈਤ ੫, ਵਾਰ ੨੦ਸ, ੫, ੧ : ੧ (716) 
ਹੋਰ ਰੂਪ -- 

“ਕੀਰਤਨੰ ਸਾਧਸੰਗੋਣ ਨਾਨਕ ਨਹ ਫ੍ਰਿਸਟੰਤਿ 

_ਜਮਦੂਤਨਹ।” (ਦਿਸੇਗਾ) 

ਰ -- ਸਸ ੫, ੩੪ : ੨ (1357) 
ਵ੍ਰਸਟਾਇਓਂ - ਦਿਖਾਂ ਦਿਤਾ 
“ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ 

ਦ੍ਰਿਸਟਾਇਓ। ” 

-- ਸਾਰ ੫, ੬੬, ੧: ੨ (1217) 
ਦ੍ਰਿਸਿਟਾਇਆ -- ।. ਦਿਸਿਆ, ਨਜਰੀ ਆਇਆ 
“ਜੈਸਾ ਸਾ ਤੈਸਾ ਢ੍ਰਿਸਟਾਇਆ।” 

-- ਗਉ ੫, ਸੁਖ ੧੪, ੫ : ੫ (281) 
_2. ਵਖਾਇਆ, ਦ੍ਰਿਸ਼ਟੀ ਗੋਚਰ ਕੀਤਾ _ 

“ਗੁਰਿ ਦ੍ਰਿਸਿਟਾਇਆ ਸਭਨੀ ਨਾਂਈ । ” 

- ਮਾਰੂ ੫, ਸੋਲਾ ੪, ੬ : ੧ (1075) 
ਦ੍ਰਿਸਟਾਏ -- 1. ਦਿਸੇ, ਨਜ਼ਰ ਆਵੇ 
“ਜਤ ਜਤ ਜਾਈਐ ਤਤ ਢ੍ਰਿਸਟਾਏ। ” 

- ਬਿਲਾ ੫, ੬, ੧੯: ੨ (803) 
2. ਦਿਖਾ ਦਿਓ 

“ਸਭਹੂ ਤਲੇ ਤਲੈ ਸਭ ਊਪਰਿ ਏਹ ਦ੍ਰਿਸਟਿ 

ਢ੍ਰਿਸਟਾਏ।” 


-- ਬ਼ਿਲਾ ੫, ੮੧, ੩ : ੧ (820) 








-ਦ੍ਰਿਸਟਾਹਿ -- ਦਿਸਦੇ ਹਨ 


“ਅਨਿਕ ਰੰਗ ਨਾਨਾ ਢ੍ਰਿਸਟਾਹਿ। ” 

-- ਗਉ ੫. ਸੁਖ ੨੩, ੧ : ੪ (293) 

=- ਵੇਖਿਆ ਹੈ 
“ਬਾਸ ਬਾਸਰੀ ਏਕੈ ਸੁਆਮੀ ਉਦਿਆਨ 

ਦ੍ਰਿਸਟਾਗਿਓ। ” 

-- ਗਉ ੫, ੧੬੦", ੨ : ੧ (215) 
ਦ੍ਰਿਸਟਾਨਾ - ਦਿਸ ਆਉਣਾ, ਵਿਖਾਈ ਦੇਣਾ 
“ਜੈਸਾ ਸਾ ਤੈਸਾ ਦ੍ਰਿਸਟਾਨਾ। ” ਰ 

-- ਗਉ ੫, ਸੁਖ ੧੪, ੮ : ੬ (282) 
ਦ੍ਰਿਸਟਾਨਾਂ - ਦਰਸ਼ਨ, ਨਜ਼ਰ 
“ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ 

ਦ੍ਰਿਸਟਾਨਾਂ। ” - ਸਾਰ ੫, ੪੬, ੨ : ੧ (1213) 
ਦ੍ਰਿਸਟਾਨਿਓ -- ਦਿਸਦਾ ਹੈ 
“ਕਵਨ ਮੂਲੂ ਪ੍ਰਾਨੀ ਕਾ ਕਹੀਐ ਕਵਨ ਰੂਪੁ 
ਦ੍ਰਿਸਿਟਾਨਿਓ। ” ਰ 

-- ਸਾਰ ੫, ੬੨, ੧: ੧1216) 
ਦ੍ਰਿਸਟਾਨੀ -- ਵਿਖਾ ਦਿੱਤਾ ਹੈ 
“ਕਵਨ ਮੂਲ ਤੇ ਕਵਨ ਦ੍ਰਿਸਟਾਨੀ। ” 

- ਗਉ ੫. ਸੁਖ ੪, ੧ : ੨ (266) 
ਦ੍ਰਿਸਟਾਰ -- ਦਿਖਾਈ ਦਿੰਦਾ ਹੈ 

ਏਕੋ ਪਸਰਿਆ ਦੂਜਾ ਕਹ ਢ੍ਰਿਸਟਾਰ। ” 

-- ਗਉ ੫, ਸੁਖ ੨੨ਸ : ੧ (292) 

ਹੋਰ ਰੂਪ -- ਢ੍ਰਿਸਟਾਰੰ -- 
“ਨਿਰਗੁਨ ਤੇ ਸਰਗੁਨ ਢ੍ਰਿਸਟਾਰੰ। ” 
-- ਗਉ ੫, ਬਾਅ ੨ : ੪ (250) 


| ਦ੍ਰਿਸਟਾਂਰੀ -- ਦਿਸਦਾ/ਵਖਾਈ ਦਿੰਦਾ ਹੈ 


ਜੈਸੋ ਸਾ ਤੈਸੋ ਦ੍ਰਿਸਟਾਰੀ। ” 
-- ਕਾਨ ੫, ੫, ੩ : ੨ (1299) 

ਦ੍ਰਿਸਟਿ - ।. ਨਜ਼ਰ, ਦ੍ਰਿਸ਼ਟੀ 
ਮਿਹਰਵਾਨੁ।” ਦ੍ਰਿਸਟੀ ਕ੍ਰਿਪਾ (ਭਾਵ ਮਿਹਰ 
ਦੀ ਨਜ਼ਰ) __-- ਸਿਰੀ ੫, ੮੮, ੩ : ੩ (49) 
“ਦ੍ਰਿਸਟਿ ਆਵੈ ਸਭੁ ਏਕੰਕਾਰੁ।” (ਦਿਸ਼ੇ, ਨਜ਼ਰ 
ਆਵੇ) -- ਗਉ ੫, ੧੧੫, ੨ : ੨ (189) 
“ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ 
ਕੀ ਅਗਨਿ ਜਲਾਵੈ।” (ਦ੍ਰਿਸ਼ਟੀ ਦੀ ਅਗ ਭਾਵ 


ਦ੍ਰਿਸਟਿਓ 1292 ਦ੍ਰਿੜਿਈਆ 








ਅੱਖਾਂ ਦੀ ਤ੍ਰਿਸ਼ਨਾ) “ਢ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ 
-- ਆਸਾਂ ਕਬ, 2, ੩ : ੧ (477) ਗਵਾਰ। -- ਬਿਲਾ ੫, ੩੧, ੨ : ੨ (808) 
ਰਾਮ।” (ਮਿਹਰ ਦੀ ਨਜ਼ਰ) “ਨਾਨਕ ਢ੍ਰਿਸਣੀ ਆਇਆ ਉਸਤਤਿ ਕਰਨੈ ਜੋਗੁ।” 
-- ਬਿਹਾ ੫, ਛੱਤ ੮, ੩ : ੨ (547) - ਗਉ ੫. ਬਾਅ ੪੯ਸ : ੨ (260) 
2. ਵੇਖਦਾ ਹੈ ਦ੍ਰਿਸਟੀਜਾ -- ਨਜ਼ਰ, ਦ੍ਰਿਸ਼ਟੀ 
ਦ੍ਰਿਸਟਿਓਹ ਚੰਦ ਚਕੋਰੀ।” ਦ੍ਰਿਸਟੀਜਾ ਹੈ।” 
-- ਗਉ ੫, ੧੩੪", ੨ : ੨ (208) -- ਮਾਰੂ ੫, ਸੋਲਾ ੩, ੭ : ੩ (1074) 
“ਲੌਭਾਦਿ ਦ੍ਰਿਸਟਿ ਪਰਗ੍ਰਿਹਿ ਜਦਿਬਿਧਿ ਦ੍ਰਿਸਟੇਹ -- ਦਿਸਦਾ ਹੈ 
_ ਆਚਰਣੰ।” (ਵੇਖਣਾ) _ “ਅਨਿਕ ਛਿਦ੍੍‌ ਮਨ ਮਹਿ ਢਕੇ ਨਿਰਮਲ 


- ਗੂੰਜ ਜੈਢੇ, ੧, ੩ : ੧ (526) ਦ੍ਰਿਸਟੇਹ। ” -- ਬਿਲਾ ੫, ੪੭, ੧ : ੨ (812) 
3. ਦਿਸਦੀਆਂ ਵਸਤੂਆਂ, ਦ੍ਰਿਸ਼ਟਮਾਨ (ਪਦਾਰਥ) ਦ੍ਰਿਸਟੇਣ -- ਦ੍ਰਿਸਟਮਾਨ, ਦਿਸਦਾ 
“ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ।” “ਜਾਣੋ ਸਤਿ ਹੋਵੰਤੋ ਮਰਣੋ ਢ੍ਰਿਸਟੇਣ ਮਿਥਿਆ।” 
` ਗਉਂ ੫, ਸੁਖ ੧੪, ੬ : ੩ (281) - ਗਾਥਾ ੫, ੩ : ੧ (1360) 
4- ਵੇਖਣ ਵਾਲੀਆ ਦਿ ਦ੍ਰਿਸਟੇਤਾ -- 1. ਵੇਖਿਆ ਹੈ 
ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ “ਚਿੰਤ ਬਿਸਾਰੀ ਏਕ ਢ੍ਰਿਸਟੇਤਾ।” 
ਨਦਰਿ ਸੁ ਤ੍ਰਿਭਵਣ ਸਾਰ। - ਗਉ ੫, ਬਾਅ ੨੨ : ੭ (254) 


ਸਕ ਖਇ= 5 ਕਾ ੍‌ 39 
ਤਜ ਅਸਤ ਤੇ ੨੨05) ਅਮਦਰਸੀ ਏਕ ਢ੍ਰਿਸਟੇਤਾ। 





5. ਨਜ਼ਰ ਜੋਤ 
ਹੈ. - ਗਉ ੫. ਸੁਖ ੨੪, ੬ : ੮ (296) 
“ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਵਾ ਲੇ ਤੀ ਕਈ 
ਸਿਰਿ ਕਾਲੋ।” __ ਰੀ ਕੂ 
6. ਵਿਚਾਰ, ਖਿਆਲ ਰਿ ਸਿ ਰ 
ਆ ਮਿ 2. ਦਿਸਦਾ ਹੈ 
“ਵੇ ਬਿ ਮਦ ਕਮਾਹਿ। (ਦੰਭ | ਨੇ ਕੰਝ ਉਦਕ ਪੂਰਿ ਆਨਿਓ ਤਬ ਉਹੁ ਭਿੰਨ 
- ਬਸੰ ੩, ੪, ੨ : ੩ (1169) ਵਲ ਗਰ ੫੯9; 050 
ਦ੍ਰਿਸਟਿਓਂ -- ਦਿਸੇ, ਨਜ਼ਰੀ ਆਏ ਸਿ ਰਿ ਹਰ ਰਵੀ ਨਸ਼ਰ 
ਸਰਵਣ ਰੇ ਇਸ ਜਿ “ਜਸ ਇਤ “ਤਾਰਣ ਤਰਣ ਖਿਨ ਮਾਤ ਜਾ ਕਉ ਢ੍ਰਿਸ੍ਿ ਧਾਰੈ 
ਰੰ - ਸੂਹੀ ੫, ੧, ੧” : ੧ (736) ਸਦ 6 
ਦ੍ਰਿਸਟਿਭੂਲਿ -- ਨਜ਼ਰ/ਅੱਖਾਂ ਨੂੰ ਕੁਲਾਣ ਵਾਲੀਆਂ ਜੀ .---. 
-- ਪਕੀ 
“ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ੭ 3 ਸੋ ਆ 
ਖੁਸੀਆ।” _ - ਸਿਰੀ ੫, ੭੨, ੧: ੧(42). ਰ ਨ ੫੨੨ (ਨ 
ਲਿਸਣਿਸਾਨਾ ਦਿਸ ਸਚਿ ਵਹਾ ਲੀ - ਮਮ ਕਲਾਂ 
ਰ੍ ਰਨ ਵਨ “ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ 


-- ਗਉਂ ੫, ਬਾਅ ੫੪ : ੭ (261) | (ਰਮ ਦ੍ਰਿੜਈਆ। ਰ੍ 
- ਬਿਲਾ ੪, ਅਸ ੨, ੬ : ੧ (834) 


“ਸਤਿਗੁਰੁ ਪਰਚੈ ਮਨਿ ਮੁੰਦਾ ਪਾਈ ਗੁਰ ਕਾ ਸਬਦੁ 
ਤਨਿ ਭਸਮ ਦ੍ਰਿਿਈਆ। ? (ਭਾਵ ਲਾਈ) 
- ਬਿਲਾ ੪, ਅਸ ੪, ੧ : ੧ (835) 
ਦ੍ਰਿੜਹੁ -- ਪਕਿਆਂ ਕਰੋ 
“ਬਾਣੀ ਬ੍ਰਹਮਾ ਵੇਦੁ ਧਰਮ ਦ੍ਰਿੜਹੁ ਪਾਪ ਤਜਾਇਆ 
ਬਲਿ ਰਾਮ ਜੀਉ।” 
- ਸੂਹੀ ੪, ਛੰਤ ੨, ੧ : ੨ (773) 
ਦ੍ਰਿੜੰਤ -- ਪਕਿਆਂ ਕਰੋਂ 
-- ਸਸ ੫, ੧੦ : ੨ (1354) 
“ਦ੍ਰਿੜੰਤ ਸੁਥਿਦਿਆ ਹਰਿ ਹਰਿ ਕ੍ਰਿਪਾਲਾ। ” (ਭਾਵ 
ਪ੍ਰਾਪਤ ਕਰਦੇ ਹਨ) 
-- ਸਸ ੫, ੧੪ : ੨ (1355) 
ਦ੍ਰਿੜੰਤਣ -- ਪਕੀ ਤਰ੍ਹਾਂ ਧਾਰਨ ਕਰਨਾ 
“ਸਰਬ ਦੌਖ ਪਰੰ ਤਿਆਗੀ ਸਰਬ-ਧਰਮ 
ਢਦ੍ਰਿਡੰਤਣ।” _ -- ਗਾਥਾ ੫, ੨੨ : ੧ (361) 
ਦ੍ਰਿੜਤਾ - ।. ਪਕਿਆਈ, ਅਟਲਤਾ 





“ਐਸੀ ਦ੍ਰਿੜਤਾ ਤਾ ਕੈ ਹੋਇ।" (ਅਨੰਨ ਸ਼ਰਧਾ, 


ਅਟਲ ਸ਼ਰਧਾ) 
-- ਗਉ ੫, ਅਸ ੩, ੧" : ੧ (236) 
“ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ 
ਜਾਨਾਤ।” -- ਗੂਜ ੫, ੫, ੩ : ੧ (496) 
2. ਬੰਨ੍ਹ ਕੇ ਰਖਨਾ (ਭਾਵ਼) 
“ਗੁਰ ਗਿਆਨ ਇੰਦੀ ਦ੍ਰਿੜਤਾ। ” 
- ਗੋਂਡ ਨਾਮ, ੧, ੩ : ੨ (873) 
ਦ੍ਰਿੜਤਾਰੀ -- ਪਕੀ ਕਰਾਈ 
“ਏਤ ਛਡਾਈ ਮੋਹਿ ਤੇ ਇਤਨੀ -ਦ੍ਰਿੜਤਾਰੀ। ” 


ਦ੍ਰਿੜੰਤਿ -- ਪਕਿਆਂ ਕਰਨਾ 
“ਮਿਤੂੰ ਤਜੰਤਿ ਸਤੂੰ ਦ੍ਿੜੰਤਿ ਅਨਿਕ ਮਾਯਾ 
ਬਿਸ੍ਹੀਰਨਹ।” _-- ਸਸ ੫, ੪੯ : ੨ (1358) 
ਦ੍ਰਿੜਾਂ - ਪਕਿਆਂ ਕਰਾਂ 
“ਕਿਆ ਢ੍ਰਿੜਾਂ ਕਿਆ ਸੰਗੁਹਿ ਤਿਆਰੀ ਮੈ ਤਾ 
ਬੂਝ ਨ ਪਾਈ।” 
-- ਸਾਰ ੩, ਅਸ ੩, ੩ : ੧ (1234) 
ਦ੍ਰਿੜਾਇ -- ਪਕਿਆ ਕਰਾਵੇ, ਨਿਸਚਾ ਕਰਾਵੇ, 


- ਬਿਲਾ ੫, ੪੦, ੨ : ੧ (810) 


`1293 





ਦ੍ਰਿੜਾਇ। ? -- ਸਿਰੀ ੩, ੫੨, ੧ : ੧ (33) 
“ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ 
ਦ੍ਰਿੜਾਇ।” (ਨਿਸਚਾ ਕਰਵਾ ਦੇਣ ਨਾਲ) 
<- ਸਿਰੀ ੪, ੬੬, ੪ : ੨ (40) 
“ਮੇਰਾ ਠਾਕੁਰੁ ਸਚੁ ਦ੍ਰਿੜਾਏ।” (ਚੰਗੀ ਤਰ੍ਹਾਂ 
ਸਮਝਾਵੇ) -- ਮਾਝ ੩, ਅਸ ੬, ੩ : ੧ (112) 
“ਨਾਮੁ ਦ੍ਰਿੜਾਇ ਮੂੰ ਹਾਂ।” (ਸਮਝਾਓ) 
- ਆਸਾ ੫, ੧੬੧, ੨ : ੨ (410) 
ਦ੍ਰਿੜਾਇਓ -- ਪਕੀ ਤਰ੍ਹਾਂ ਸਮਝਾਇਆ 
“ਗੁਰਿ ਗਿਆਨੁ ਦ੍ਿੜਾਇਓ ਦੀਪ ਬਲਿਓ।” 
- ਗਉ ੫, ਅਸ ੧੩, ੭ : ੨ (241) 
ਦ੍ਰਿੜਾਇਅਉ -- ਪੂਰੀ ਤਰ੍ਹਾਂ/ਪਕੀ ਤਰ੍ਹਾਂ 
ਸਮਝਾਇਆ 
“ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ 
ਦ੍ਰਿੜਾਇਅਉ। ” 


- ਸਵ ੪, ਕਲ ੭ : ੫ (1397) 


-- ਸਿਰੀ ੩, ੩੯, ੧ : ੩ (28) 
“ਕਹੁ ਨਾਨਕੁ ਗੁਰਿ ਮੰਤੁ ਦ੍ਿੜਿਾਇਆ। ” (ਭਾਵ 
ਮਤ ਦਿਤੀ) _-- ਗਉ ੫, ੧੧੧, ੪ : ੧ (188) 
ਦ੍ਰਿੜਾਈ -- ਪਕੀ ਤਰ੍ਹਾਂ/ਚੰਗੀ ਤਰ੍ਹਾਂ, ਸਮਝਾਣਾ, 
ਨਿਸ਼ਚਾ ਕਰਾਉਣਾ 
“ਕਿਰਪਾ ਕਰਿ ਕੈ ਨਾਮੁ ਦ੍ਰਿੜਾਈ। ” 
- ਗਉ ਕਬ, ੧੬, ੫ : ੧ (326) 





-- ਧਨਾਂ ੩, ੪, ੨ : ੨ (664) 

ਦ੍ਰਿੜਾਏ -- ਪਕੀ ਤਰ੍ਹਾਂ ਸਮਝਾਉਣਾ 

“ਗੁਰੁ ਨਾਮੁ ਢ੍ਰਿੜਾਏ ਰੰਗ ਸਿਉ ਹਉ ਸਤਿਗੁਰੁ ਕੈ 
ਬਲਿ ਜਾਉ।” -- ਸਿਰੀ ੪, ੬੭, ੨ : ੨ (40) 
“ਗੁਰ ਗਿਆਨੁ ਮਨਿ ਦ੍ਿੜਾਏ ਰਹਸਾਏ ਨਹੀ 
ਆਏ ਸਹਜਾਏ ਮਨਿ ਨਿਧਾਨੁ ਪਾਏ।” (ਭਾਵ 
ਵਸ ਜਾਣ ਨਾਲ)-- ਆਸਾ ੫, ੧੫੩, ੨:੧ (408) 

ਦ੍ਰਿੜਾਮੰ -- ਪਕੀ ਤਰ੍ਹਾਂ ਸਮਝਾਉਣਾ 


ਦ੍ਰਿੜਾਯਉ 
ਦ੍ਰਿੜਾਮੰ। ” -- ਸੋਰ ੧, ਅਸ ੧, ੫ : ੩ (635) 
ਦ੍ਰਿੜਾਯਉ -- ਚੰਗੀ ਤਰ੍ਹਾਂ, ਸਮਝਾਇਆ/ਪਕਿਆ 
ਕਰਵਾਇਆ 
“ਧਨਿ ਧਨਿ ਸਤਿਗੁਰ ਅਮਰਦਾਸ ਜਿਨਿ ਨਾਮੁ 
ਦ੍ਰਿੜਾਯਉ ।  -- ਸਵ ੪, ਕਲ ੭ : ੨ (1397) 
ਦ੍ਰਿੜਾਯਾ -- ਪੱਕੀ ਤਰ੍ਹਾਂ ਸਮਝਾਇਆ 
ਹਰਿ ਨਾਮੁ ਢ੍ਰਿੜਾਯਾ। ” 
-- ਧਨਾਂ ੫, ੮, ੧ : ੧ (672) 
ਦ੍ਰਿਤਾਵਉ -- ਪਕੀ ਤਰ੍ਹਾਂ ਦਿਓ, ਪਕਿਆਂ ਕਰਾਓ 
“ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ।” 


- ਆਸਾ ੫, ੧੧੭, ੩ : ੧ (400) 





ਦ੍ਰਿੜਾਵਹਿ -- ਸਮਝਾ ਕੇ ਨਿਸਚਾ ਕਰਵਾਉਂਦੇ ਹਨ . 


“ਹਰਿ ਨਾਮੁ ਢ੍ਰਿੜਾਵਹਿ ਹਰਿ ਨਾਮੁ ਸੁਣਾਵਹਿ 
ਹਰਿ ਨਾਮੇ ਜਗੁ ਨਿਸਤਾਰਿਆ।” 
-- ਗਉ ੪, ਵਾਰ ੨੦ਸ, ੪, ੨ : ੩ (311) 
ਦ੍ਰਿੜਾਵਹੁ -- ਨਿਸਚੈ ਕਰਵਾਉ, ਪਕਾ ਕਰਵਾਉ 
“ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ 
ਰਿ 


- ਸੋਰ ੪, ਵਾਰ 2੧ : ੧ (650) 


-- ਮਾਝ ੩, ਅਸ ੬, ੪ : ੩ (112) 

ਦ੍ਰਿੜਾਵੈ -- ਸਮਝਾਉਣਾ, ਪਕਾ ਕਰਾਉਣਾ, ਨਿਸਚਾ 

“ਹਰਿ ਭਗਤਿ ਦ੍ਰਿੜਾਂਵੈ ਹਰਿ ਭਗਤਿ ਸੁਣੈ ਤਿਸੁ 
ਸਤਿਗੁਰ ਮਿਲੀਐ।” 

_ -- ਗਉ ੪, ੫੨, ੩ : ੧ (168) 


“ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ 
ਦ੍ਰਿੜਾਵੈ। ” (ਮਨ ਅੰਦਰ ਵਸਾਏ) 
- ਗੁਜ ੪, ੬, ੧" : ੧ (494) 


ਦ੍ਰਿੜਿਓ -- ਪਕੀ ਤਰ੍ਹਾਂ ਸਮਝਾਇਆ, ਪਕਾ ਕੀਤਾ 
“ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਫ੍ਰਿੜਿਓ ਏਕੁ 

ਨਿਰੰਕਾਰਾ।” 
-- ਗਉ'੫, ੧੩੨", ੧ : ੨ (208) 


1294 














“ਤੈ ਤਉ ਦ੍ਰਿੜਿਓ ਨਾਮੁ ਅਪਾਰੁ।” 
ਮਨ ਵਿਚ ਵਸਾਇਆ) 
-- ਸਵ ੨, ੩: ੧(1391) 


ਦ੍ਰਿੜਿਆ -- ਪਕੀ ਤਰ੍ਹਾਂ/ਸਪਸ਼ਟ ਰੂਪ ਵਿਚ 
ਸਮਝਿਆ 


(ਪੱਕੀ ਤਰ੍ਹਾਂ 


“ਸਤਿਗੁਰ ਤੇ ਦ੍ਿੜਿਆ ਇਕੁ ਏਕੈ।”” 
- ਗਉ ੫, ੮੭,੪:੩(181) 
ਢ੍ਰਿੜੀ - ਪਕੀ ਤਰ੍ਹਾਂ ਸਮਝੀ/ਨਿਸਚੇ ਕੀਤੀ 
“ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਿਡੀ ਨਾਨਕ 
ਦਾਸ ਭਗਤਿ ਹਰਿ ਜਸੂਆ।” 
- ਗਉ ੫, ੧੨੭, ੪ : ੨ (206) 
ਦ੍ਰਿੜੀਓ -- ਪਕੀ ਤਰਾਂ ਧਾਰਨ ਕੀਤਾ 


“ਈਹਾਂ ਉਹਾਂ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ 
ਮੰਤੁ ਦ੍ਰਿੜੀਓ। ” -- ਨਟ ੫, ੨, ੧: ੨ (978) 
ਦ੍ਰਿੜੀਐ -- ਪਕਿਆਂ ਕਰਨਾ _ 


“ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ 


ਦ੍ਰਿੜੀਐ।” _-- ਗਉ ੪, ੫੨, ੩ : ੨ (68) 
ਦ੍ਰਿੜੀਜੈ -- ਪਕੀ ਤਰ੍ਹਾਂ, ਸਮਝਾਉ 

"ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ 

ਗਿਆਨੁ ਦ੍ਰਿੜੀਜੈ। ” 

ਰ੍ - ਕਲਿ ੪, ਅਸ ੪, ੧" : ੨ (1325) 
ਦ੍ਰਿੜੁ - 1. ਪਕਿਆਂ ਕਰ 

- “ਦ੍ਰਿੜ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ।” 


- ਗਉ ੩, ਛੰਤ ੪, ੩ : ੨ (246) 
2. ਪਕੀ 
“ਬਿਆਨੀ ਰਹਤ ਆਗਿਆ ਦ੍ਰਿੜ ਜਾਕੇ।” 
-- ਗਉ ੫, ਬਾਅ ੫ : ੫ (251) 
'ਇਹ ਮਨੂਆਂ ਦ੍ਰਿੜ ਕਰਿ ਰਖੀਐ ਗੁਰਮੁਖਿ 
ਲਾਈਐ ਚਿਤੁ।” 
- ਗਉ ੪, ਵਾਰ ੨੫ਸ, ੪, ੧ : ੧ (314) 
ਦ੍ਰਿੜੈ -- ਪਕਿਆਂ ਕਰੇ 
“ਹਿਤ ਕਰਿ ਨਾਮ ਦ੍ਰਿੜੈ ਦਇਆਲਾ।” (ਭਾਵ 
ਸਿਮਰੈ) -- ਗਉ ੫, ਬਾਅ ੫੧ : ੫ (260) 
“ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ।” (ਭਾਵ ਸਮਝੇ) 
- ਗਉ ੫, ਸੁਖ ੭, ੪ : ੭ (271) 
ਦਿ - ਪਕੀ ਤਰਾਂ 
“ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਢ੍ਰਿੜ੍‌ ਤਿਨ੍‌ 


ਦ੍ਿੜਾਇਓ 1295 ਦ੍ਰਾਰਿਕਾ 
ਜਨ ਦੁਖ ਪਾਪ ਕਹੁ ਕਤ ਹੋਂਵੈ ਜੀਉ।” ਰੰ 
-- ਸਵ ੪, ਨਲ ੧ : ੧ (1398) 
ਦ੍ਿੜਾਇਓ -- ਪਕਿਆਂ ਕੀਤਾ 
“ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤੁ 
ਦ੍ੜਾਇਓ। ” - ਕਾਨ ੫, ੭, ੧: ੧(1299). 
ਦ੍ੜਾਏ -- ਪਕੀ ਤਰਾਂ (ਸਮਝਾਉਣਾ) 
“ਸਤਿਗੁਰ ਸੇਵਾ ਨਾਮੁ ਢਦ੍ਰਿੜਾਏ। ” 
- ਬਸੰ ੩, ੧੦, ੪ : ੨ (।।75) 
ਦ੍ਰਿੜ੍ਿਓ - ਪਕਾ ਕਰਕੇ ਧਾਰਨ ਕਰਨਾ 
-ਜ੍ਰਿਕ੍ਓ ਗਿਆਨੂ ਮੰਤੁ ਹਰਿ ਲਾਮਾ ਪ੍ਰਭ ਜੀਉ 
ਮਇਆ ਕਰਾ।” 
- ਜੈਤ ੫, ੬, ੧“ : ੨ (701) 
ਦ੍ਰਿੜੀ - ਪਕਿਆਂ ਕਰਕੇ ਪਕੜੀ 











ਅਗ੍ਹਾਨਣੇਂ। ` -- ਗਾਥਾ ੫, ੧ : ੨ (1360) 
ਦੂਗਮ -- ਜਿਥੇ ਜਾਣਾ ਔਖਾ ਹੋਵੇ _ 
“ਅਗਮ ਦੂਗਮ ਗੜਿ ਰਚਿਓ ਬਾਸ।” 
-- ਭੈਰ ਕਬ, ਅਸ ੧, ੧ : ੧ (1162) 
ਦੂਮ - ਬ੍ਰਿਛ, ਦਰਖਤ ਰ 
“ਦੂਮ ਕੀ ਛਾਇਆ ਨਿਹਚਲ ਗ੍ਰਿਹ ਬਾਂਧਿਆ। ” 
-- ਅਸ ੫, ੮੧, ੨ : ੧ (390) 
ਦੂਲਭ -- ਔਖੀ ਤਰਾਂ ਪ੍ਰਾਪਤ ਹੋਣ ਵਾਲਾ 
“ਦੂਲਭ ਦੇਹ ਕਲਿਜੁਗ ਮਹਿ ਪਾਇਆ। ” 
-- ਗਉ ੫, ਬਾਅ ੩੮ : ੨ (258) 


“ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ | “ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ 
ਬਿਪਰੀਤਿ।” _-- ਧਨਾ ੫, ੯, ੧ : ੨-(673) ਕਾਢੇ ਮਾਇਆ ਦ੍ੋਹੰ।” 


ਦ੍ਰਿੜੀਆ - ਪਕੀ ਤਰਾਂ ਮਨ ਵਿਚ ਵਸਾਇਆ 
“ਰਾਮ ਨਾਮ ਕਾਹੇ ਨ ਦ੍ਰਿੜਿੀਆ। ” 
-- ਗਉ ਕਬ, ੩੫, ੧" : ੨ (330) 


-- ਸਾਰ ੫, ੩੭, ੨ : ੧(1211) 
ਢ੍ਰੋਪਤੀ -- ਪੰਜਾਂ ਪਾਂਡਵਾਂ ਦੀ ਪਤਨੀ, ਪੰਚਾਲ ਦੇਸ 
ਦੇ ਰਾਜੇ ਦਰੁਪਦ ਦੀ ਬੇਟੀ ਕ੍ਰਿਸ਼ਨਾ 


ਦ੍ਰਿੜ -- ਪਕੀ ਤਰਾਂ ਜਿਸ ਨੂੰ ਪਿਤਾ ਦੇ ਨਾਂ 'ਦੋੋਪਤੀ” ਤੇ ਦੇਸ਼ 
“ਹਾਰਿ ਪਾਰਿਓ ਤੁਮਰੇ ਪ੍ਰਭ ਦੁਆਰੈ ਦ੍ਰਿੜ ਕਰਿ ਦੇ ਨਾਂ ਤੇ “ਪੰਚਾਲੀ” ਕਿਹਾ ਗਿਆ 
ਗਹੀ ਤੁਮਾਰੀ ਲੂਕ। ” “ਜਿਉ ਪਕਰਿ ਢੋਪਤੀ ਦੁਸਟਾਂ ਆਨੀ ਹਰਿ ਹਰਿ 
-- ਜੈਤ ੫, ੮, ੨: ੧(701) | ਲਾਜ ਨਿਵਾਰੇ।” 


-- ਨਟ ੪, ਅਸ ੫, ੧ : ੨ (982) 


ਢੂਸਟ = ਦੁਸ਼ਟ, ਬੁਰਾ ਚਾਹੁਣ ਵਾਲੇ ਵੈਰੀ 
ਦ੍ਰੋਪਦ -- 'ਦੋਪਤੀ” ਦਾ ਪਿਤਾ ਪੰਚਾਲ ਦੇਸ਼ ਦਾ 


“ਭਈ ਮਿਤ੍ਰਾਈ ਮਿਟੀ ਬੁਰਾਈ ਢੂਸਟ ਦੂਤ ਹਰਿ 
ਕਾਢੇ ਛਾਣਿ।” ਰ ਰ 
-- ਬਿਲਾ ੫, ੧੧੨, ੨ : ੧ (826) 
ਹੋਰ ਰੂਪ -- ਢੂਸਟਾਂ -- 
“ਬਿਖਯਾ ਭਯੰਤਿ ਅੰਮ੍ਰਿਤ ਦੂਸਟਾਂ ਸਖਾ 
ਸੂਜਨਹ। ” _-- ਸਸ ੫, ੩੭ : ੧ (1357) 
ਦੂਸਟਾਈ -- ਮੰਦੇ ਭਾਵ 
“ਝਰਹਿ ਕਾਮ ਕ੍ਰੋਧ ਦੁਸਣਾਈ। ” 
-- ਗਉ ੫, ਬਾਅ ੨੫ : ੭ (255) 
ਦੁਗੰਧਤ -- ਭੈੜੀ ਗੰਧ ਵਾਲੀ ਬਦਬੂ ਵਾਲੀ 
“ਮਹਾ ਢੁਗੰਧਤ ਵਾਸੁ ਸਠ ਕਾ ਛਾਰੁ ਤਨ।” 
-- ਫੁਨ ੫, ੨੦ : ੨ (1363) 


ਰਾਜਾ 
“ਸਿਮਰਨ ਢ੍ਰੋਪਦ ਸੁਤ ਉਧਰੀ। ” 
-- ਗੋਂਡ ਲਾਮ, ੧, ੩ : ੩ (874) 
ਦ੍ਰਾਰਿ - ਦੁਆਰਾ, ਦਰਗਾਹ, ਬੂਹਾ __ 
“ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ 
ਜਨਮੁ ਕੁਲ ਉਧਰਹੁ ਢ੍ਰਾਰਿ ਹਰਿ ਮਾਨੀਅਹੁ। ” 
ਰ -- ਸਵ ੪, ਨਲ ੧੩ : ੪ (1400)' 
ਦ੍ਰਾਰਿਕਾ -- ਗੁਜਰਾਤ ਵਿਚ ਸਮੁੰਦਰ ਦੇ ਕੰਢੇ ਵਸਿਆ 
ਇਕ ਸ਼ਹਿਰ, ਹਿੰਦੂ ਧਰਮ ਦੀਆਂ ਸਤ 
“ਦ੍ਰਾਰਿਕਾ ਨਗਰੀ ਰਾਸਿ ਬੁਗੋਈ। ” 


-- ਤਿਲੰ ਨਾਮ, ੩, ੧ : ੨ (727) 


ਧ 
ਧਾਂਉ =- ਤੋਂ (ਮਹਾਨਕੋਸ਼) : ਦੌੜਦਾ ਹੈ (ਕੋਸ਼) | 2. ਚਿਟੇ ਕੇਸ 
ਭਟਕਦਾ ਫਿਰਦਾ ਹੈ (ਨਿਰਣੈ, ਧਾਂਵਦਾ “ਨਾਵੈ ਧਉਲੇ ਉਭੇ ਸਾਹ।” 





ਹੈ (ਦਰਪਣ) - ਮਾਝ ੧, ਵਾਰ ੧ਸ, ੧, ੨ : ੯ (137) 
ਮੋਹਿਓ ਕਤ ਧਾਂਉ।-- ਸਮੁ ੫, ੨" : ੩ (1387) ਰਖਿਓ ਘਰੇ ।” 
ਧਉਲ -- ਚਿਟ ਬਲਦ - ਮਾਰੂ ੧, ਅਸ ੮, ੮ : ੧ (1014) 
“ਹੁਕਮੇ ਧਰਤੀ ਧਉਲ ਸਿਰਿ ਭਾਰੰ। ” ਧਕ -- ਧਕੇ 
-- ਮਾਰੂ ੧, ਸੋਲਾ ੧੬, ੧੧ : ੧ (1037) | ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ।” 
ਧਉਲਹਰ -- ਚਿੱਟੇ ਮਹਲ -- ਆਸਾ ੪, ਛੰਤ ੧੬, ੪ : ੩ (449) 


“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ।” | ਧਕਾ -- ਹੁਜਕਾ, ਹਿਚਕੋਲਾ 
-- ਸਿਰੀ ੧, ਅਸ ੧੫, ੧ : ੧ (62) | “ਹੁਕਮੁ ਪਾਇਆ ਧੁਰਿ ਖਸਮ ਕਾ ਅਤੀ ਹੂ ਧਕਾ 
“ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਖਾਇ। ”-- ਮਾਝ ੧, ਵਾਰ ੨੨ਸ, ੨, ੧:੩ (148) 


ਕੋ ਨਾਉ।” (ਭਾਵ ਅਮੀਰ ਘਰ) “ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ।” 
- ਸਲੋ ਕਬ, ੧੫ : ੨ (1365) (ਦੁਖਾਂ ਦਾ ਧੱਕਾ) 
ਧਉਲਹਰੀ -- ਉਚੇ ਸੁੰਦਰ ਮਹਲ - ਸੂਹੀ ੩, ਵਾਰ ੧੧ਸ, ੧, ੨ : ੨ (789) 


“ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ।।” | _ ਹੋਰ ਰੂਪ -- ਧਕੇ -- 
-- ਸਲੋ ੧, ੧: ੩ (1410) “ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ। ” 


ਧਉਲੀ -- ਬੁਢਾਪੇ ਵਿਚ, ਵਾਲਾਂ ਦੇ ਚਿਟੇ ਹੋ ਜਾਣ -- ਆਸਾ ੧, ੩, ੧ : ੨ (349) 
ਸਮੇ, ਚਿਟੇ ਵਾਲਾਂ ਸਮੇਂ ੍ “ਆਪਣਾ ਪਰਾਇਆ ਨ ਪਛਾਣਈ ਖਸਮਹੁ 
“ਫਰੀਦਾ ਕਾਲ) ਜਿਨੀ ਨ ਰਾਵਿਆ ਧਉਲੀ ਰਾਵੈ ਧਕੇ ਖਾਇ।”” (ਪਰੇ ਹਟਾਏ ਜਾਣ ਲਈ 
_ਕੋਇ।” -- ਸਲੋ ਫਰ, ੧੨ : ੧ (1378) ਧਕੇਲਿਆਂ ਜਾਣਾ) 
ਧਉਲੁ -- ਚਿੱਟਾ ਬਲਦ _ - ਬਿਹਾ ੪, ਵਾਰ ੧੬ਸ, ਝੇ, ੧ : ੩ (554) 
“ਘਰੁ ਮਹਿ ਪਰਤੀ ਧਉਲੁ ਪਾਤਾਲਾ।” ਧਜ -- ਲੀਰ 
-- ਮਾਝ ੩, ਅਸ ੨੮, ੨ : ੧(126) | 'ਫੋਰੀਂਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ 
“ਆਪੇ ਧਰਤੀ ਧਉਲੁ ਅਕਾਸੰ।” ਪਹਿਰੇਉ।” (ਲੀਰੋ ਲੀਰ) 
- ਮਾਰੂ ੧, ਸੋਲਾ ੨, ੧ : ੧ (1021) - ਸਲੋ ਫਰ, ੧੦੩ : ੧ (1383) 
ਧਉਲੇ -- 1. ਚਿਟੇ ਸੁਫੈਦ ਧਜਾ -- ਝੰਡੇ 
“ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਂਤਾਲ ਕੀ “ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ 
ਬਾਣੀ।” __ - ਸਿਰੀ ਬੇਣੀ, ੧. ੪ : ੧ (93) ਫਹਰਾਹਿ। ”-- ਸਲੋ ਕਬ, ੧੧੨ : ੧ (1370) 
“ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ | ਧੰਲੋਥੁ - ਕਮਾਣ 
ਆਵਤੁ ਦੇਖਿਆ ਥਾ।” “ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ।”” 


- ਗੋਂਡ ਨਾਮ, ੭, ੨ : ੧ (875) - ਰਾਮ ਬਸ, ਵਾਰ ੬ : ੭ (968) 


ਧਣੀ - 1. ਮਾਲਕ, ਸੁਆਮੀ ਭਾਵ ਪ੍ਰਭੂ 


“ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ।” 


-- ਸਿਰੀ ੧, ੧੬, ੩ : ੩ (20) 
“ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ 
ਹਮ ਲੇਹਿ।” (ਮਾਲਕ ਭਾਵ ਵਾਹਿਗੁਰੂ) 
ਰ੍ -- ਗਉਂ ੪, ੪੫, ੧: ੧ (165) 
“ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ।” 
(ਮਾਲਕ ਭਾਵ ਪ੍ਰਭੂ) 
- ਸਲੋ ਫਰ, ੧੨੯ : ੧ (1384) 
2. ਪਤੀ ਰ੍ 
“ਹਰਿ ਜੇਨੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ 
ਮਥੰਨਿ।” (ਪਤੀ ਉਸੇ ਲਈ ਖੁਸ਼ੀ ਦੇਣ ਵਾਲਾ 
ਹੈ) -- ਮਾਝ ੫, ਬਾਰਾ ੪ : ੯ (134) 
3. ਧਨ ਵਾਲਾ ਨੋਣਾ, ਧੰਨਵੰਤ 
“ਹਸਤਿ ਰਥ ਅਸੂ ਪਵਨ ਤੇਜ ਧਣੀ ਭੂਮਨ 
ਚਤੁਰਾਂਗਾ। ” -- 
“ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ। ? 
-- ਰਾਮ ੫, ਵਾਰ ੧੯ਸ, ੫. ੧ : ੨ (965) 
ਧਣੀਐ -. ਮਲਫ ਸੁਆਮੀ 
“ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ 
ਧਣੀਐ। _-- ਗਉ ੪, ਵਾਰ ੩੦ : ੫ (316) 
ਧਤੂਰਾ -- ਇਕ ਜ਼ਹਿਰੀਲਾ ਪੌਦਾ, ਨਸ਼ੀਲਾ ਪੌਦਾ 
“ਤੁਮੀ ਤੁਮਾ ਵਿਸੁ ਅਕੁ ਥੜੂਰਾ ਨਿਮੁ ਫਲੂ।” 
ਰ -- ਮਾਝ ੧, ਵਾਰ ੨੧ਸ, ੧, ੧ : ੧ (147) 
ਧੰਧ -- ਧੰਧਾ, ਵਿਹਾਰ, ਕੰਮ, ਪੈਸੇ/ਧਨ ਕਮਾਉਣ 
ਲਈ ਕੀਤਾ ਕੰਮ 
“ਭਰਮ ਮਹਿ ਸੋਈ ਸਗਲ ਜਗਤ ਥੰਧ ਅੰਧ।” 
-- ਆਸਾ ੫, ੩੯, ੧ : ੧ (380) 
“ਛੋਡਿ ਮਾਇਆ ਕੇ ਧੰਧ ਸੁਆਉ।” 
-= ਰਾਮ੫,੮, ੨ 
ਧੰਧਲੀ =- ਧੰਧੇ 
“ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ 
_ਧੰਧਲੀ। ” -- ਸੂਹੀ ੧, ਛੰਤ ੫, ੬ : ੪ (767) 
ਧੰਧੜਾ -- ਧੰਧਾ, ਮਾਇਆ ਕਮਾਣ/ਇਕੱਠੀ ਕਰਨ 
- ਦੇ ਕੰਮ, ਆਹਰ 
“ਮੈ ਛਡਿਆ ਸਭੋ ਧੰਧੜਾ।” 
- ਸਿਰੀ ੫, ਅਸ ੨੯, ੮ : ੧ (73) 


1297 





ਜੈਤ ੫, ੧, ੩ : ੧(700)- 


: ੩ (862) 





ਪੱ 


(ਧੰਧਿਆਂ ਲਈ) 

- ਵਡ ੧, ਅਸ੪,੪ : ੨ (581) 
ਹੋਰ ਰੂਪ -- ਧੰਧੜੇ -- __ 

“ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ।” 
- ਗਉਂ ੫, ਵਾਰ ੨੦ਸ, ੫, ੧ : ੧ (323) 
ਧੰਧੜੈ =- ੍ 

ਆਪੇ ਧੰਧੜੈ ਲਾਹੁ।” (ਧੰਧੇ, ਆਹਰ) 
- ਸੋਰ ੪, ੧, ੩ : ੧ (604) 
ਧਧਾ -- ਗੁਰਮੁਖੀ ਵਰਣਮਾਲਾ ਦਾ 24ਵਾਂ ਚਿੰਨ੍ਹ, 
ਧ' 

“ਧਧਾ ਧੂਰਿ ਪੁਨੀਤ ਤੇਰੇ ਜਨੂਆ। ” 

- ਗਉਂ ੫, ਬਾਅ ੪ : ੧ (251) 
ਧੰਧਾ - 1. ਕੰਮ, ਆਹਰ 

“ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕੋਰੋਧੁ।” 

- ਸਿਰੀ ੧, ੧੪, ੩ : ੨ (19) 

ਜੋਗੀ।” _ -- ਗੂਜ ੧, ਅਸ ੧, ੫ : ੨ (503) 
2. ਸੰਸਾਰ ਦੇ ਝਮੇਲੇ/ਦੌੜ ਭਜ, ਜੰਜਾਲ, ਕਜੀਆ 

“ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੂ।” 

(ਦੌੜ ਭੱਜ ਕਰਦੇ) 
-- ਸਿਰੀ ੩, ੫੩, ੪ : ੩ (34) 

“ਬ੍ਹਮ ਗਿਆਨੀ ਕੋ ਨਾਹੀ ਥੰਧਾ।” (ਜੰਜਾਲ) 

- ਗਉ ੫, ਸੁਖ ੮,੪:੫(273) 

3. ਵਿਅਰਥ/ਨਿਰਾਰਥਕ ਕੰਮ 

“ਧੰਧਾ ਪਿਟਿਹੁ ਭਾਈਹੋ ਤੁਮੁ ਕੂੜੁ ਕਮਾਵਹੁ ।” 

- ਆਸਾ ੧, ਅਸ ੧੩, ੪ : ੧ (418) 
ਹੋਰ ਰੂਪ -- ਧੰਧਿ - 

“ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ।” 

(ਵਿਅਰਥ ਕੰਮਾਂ ਵਿਚ) 
-- ਆਸਾ ੫, ੧੨੬, ੨ : ੨ (403) 

4. ਸਬੰਧ, ਵਿਹਾਰ 

“ਪਰ ਨਾਰੀ ਸਿਉ ਘਾਲੈ ਧੰਧਾ।”” (ਝਖ ਮਾਰਦਾ 

ਹੈ) __- ਭੈਰ ਨਾਮ, ੮, ੧: ੨ (1165) 





€ 


ਧੰਧਿਆ ਰ 
ਧੰਧਿਆ -- ਝਮੇਲੇ/ਕਜੀਏ 
“ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ। ` 
-- ਸੂਹੀ ੫, ਅਸ ੫, ੩ : ੨ (761) 
ਧੰਧੁ -- 1. ਕਜੀਏ, ਸੰਸਾਰਿਕ ਝਮੇਲੇ, ਵਿਅਰਥ 
ਭਜ ਦੌੜ 
“ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ। ” 
(ਸੰਸਾਰਿਕ ਕਾਰ ਵਿਚ ਖੁਆਰ ਹੋਣਾ) 
ਰ -- ਸਿਰੀ ੧, ੧੯, ੪ : ੧ (21) 
“ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਥੰਧੁ। ” 
(ਜੰਜਾਲ, ਝਮੇਲੇ) 

-- ਬਿਹਾ ੪, ਵਾਰ ੭ਸ, ੩, ੧ : ੨ (55।) 
“ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ 
ਵੀਚਾਰੀ ਜੀਉ।”” (ਚੋਟੀ ਬੱਧਾ ਕੰਮ ਕਰਨਾ) 

- ਮਾਰੂ ੩, ਅਸ ੧, 2 : ੩ (1016) 
2. ਕੰਮ ਕਾਜ 
“ਬਿਖਿਆ ਕਾ ਸਭੁ 'ਧੰਧੁ ਪਸਾਰੁ। ” 
-- ਭੈਰ ੫, ੩੩, ੧" : ੧ (1145) 
ਧੰਧੇ -- 1. ਕੰਮ ਕਾਜ, ਆਹਰ 
“ਸਿਰੇ ਸਿਰਿ ਧੰਥੇ ਲਾਇਆ।” 
-- ਸਿਰੀ ੧, ਅਸ ੨੮, ੨ : ੨ (71) 
2. ਵਿਅਰਥ ਕੰਮ, ਝਮੇਲੇ 
“ਜਿਹ ਧੰਧੇ ਮਹਿ ਓਇ ਲਪਟਾਏ।” 
-- ਗਉਂ ੫, ੭੮, ੧ : ੩ (176) 
ਧੰਧੈ -- 'ਧਧੇ” ਅਖਰ ਦੁਆਰਾ 
“ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ 
ਰੰਗ ਕੀਆ। ” 
-- ਆਸਾਂ ੧, ਪਟੀ, ੨੨ : ੧ (433) 
ਧੰਧੈ -- 1. ਦੁਨੀਆਵੀ ਕਜੀਏ/ਵਿਅਰਥ ਕੰਮ/ਝਮੇਲੇ 
“ਗਰਿ ਰਾਖੇ ਸੇ ਉਭਰੇ_ਹੋਰਿ ਮੁਠੀ ਥੰਥੈ ਠਗਿ।” 
-- ਸਿਰੀ ੧, ੧੪, ੨ : ੩ (19) 
“ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਥੰਧੈ ਮਾਰ।” 

- ਗੂਜ ੩, ਵਾਰ ੧ਸ, ੩, ੨ : ੧ (508) 
2. ਕੰਮ ਕਾਜ 
“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ 

ਸੋਇਆ।”-- ਸਿਰੀ ੫, ੭੪, ੩ : ੧ (43) 
“ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ।” 

(ਆਹਰ)-- ਆਸਾ ੩, ਅਸ ੩੧, ੮:੧ (427) 


1298 





3. ਭਾਵ ਚੱਟੀ (ਬੱਧਾ), ਫਸਿਆ 
“ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ।” 
ਧਨ -- 1. ਪਤਨੀ, ਇਸਤ੍ਰੀ 
“ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ 
ਕੂੜੁ ।” -- ਸਿਰੀ ੧, ੧੩, ੪ : ੩ (19) 
“ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ 
ਦੀ 
- ਸੂਹੀ ੩, ਵਾਰ ੯ਸ, ੩, ੩ : ੧ (788) 
2. ਦੌਲਤ, ਪੈਸਾ ਮਾਇਆ 
“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ 
ਜੋਬਨ ਸਿਉ ਚਿਤੁ।” 
-- ਸਿਰੀ ੧, ਪਹ ੧, ੩ : ੧ (75) 
“ਧਨ ਭੂਮਿ ਕਾ ਜੋ ਕਰੈ ਗੁਮਾਨੁ । ” 
-- ਗਉਂ ੫, ਸੁਖ ੧੨, ੧ : 2 (278) 
3. ਸਰੀਰ (ਰੂਪੀ ਇਸਤ੍ਰੀ) 
“ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ। 
-- ਸਿਰੀ ੫, ੯੩, ੧ : ੨ (50) 
“ਧਨ ਕਹੈ ਤੂ ਵਸੁ ਮੈ ਨਾਲੇ। ” 
- ਮਾਰੂ ੫, ਸੇਲ ੨, ੭ : ੧ (1073) 
4. ਸਲਾਹਣ ਯੌਗ 
ਉਸਤਤਿ ਤਰੀ ਤਰਾਂਤਿ।” 
- ਮਲਾ ੪, ੫, ੪ : ੨ (1264) 
5. ਵਾਹ, ਚੰਗੀ 
“ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ।” 
-- ਸਲੋ ਕਰ, ੩੧ : ੨ (1379) 
ਧੰਨ -- ਸਲਾਹਣਯੋਗ 
“ਨਾਨਕ ਦਾਸ ਸੇਈ ਜਨ ਧੰਨ।” 
-- ਭੈਰ ੫, ੫੦, ੪ : ੪ (1151) 
ਧਨੰ -- ਧਨ, ਦੌਲਤ, ਮਾਇਆ 
ਰਾਜਨਹ। ”” -- ਸਸ ੫, ੩੫ : ੧ (1357) 
ਧਨਹਿ -- 1. ਧਨ/ਦੌਲਤ/ਮਾਇਆ ਦਾ 
“ਕੋਈ ਕਹੈ ਮੈ ਧਨਹਿ ਪਸਾਰਾ।” 
-- ਰਾਮ ੫, ਅਸ ੧, ੪ : ੩ (913) 
“ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ।” (ਧਨ 
ਲਈ) - ਬਸੰ ਨਾਮ, ੧, ੨ : ੧ (1195) 


ਧਨਹੀਣੁ ਰ 1299 ੧ 2੬" _ ਧਨਾਢਿ 








2. (ਸਰੀਰ ਰੂਪੀ) ਇਸਤ੍ਰੀ/ਪਤਨੀ . ____ |. ਧਨਵਾਨ) 
“ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ।” - ਗਉ ੫, ਸੁਖ ੨੩, ੮ : ੩ (294) 
- ਮਾਰੂ ੫, ਸੋਲਾ ੨, ੨ : ੨ (1072) ਧਨਵੰਤੇ - ___ 
ਧਨਹੀਣੁ -- ਦੌਲਤ, ਤੋਂ ਵਿਹੂਣਾ __ “ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ 
“ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਸਮਾਵਣਿਆ।” 
ਕਿ ਖਾਇ।” - ਮਾਝ ੩, ਅਸ੫,੩:੩(112) 
-- ਬਿਹਾ ੪, ਵਾਰ ੧ਸ, ੩,.੨ : ੩ (546) | ਧਨਾ -- 1. ਧਨ, ਦੌਲਤ 
ਧਨਖੁ -- ਧਨਸ਼, ਕਮਾਨ “ਲੋਭੀ ਅਨਦੁ ਕਰੈ -ਪੇਖਿ ਧਨਾ।” __ 
“ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੂ -- ਗਉ ੫, ੧੬੨, ੩ : ੧ (198) 
ਬੇਧਿਆ ਭਾਈ।” ਰ 2. ਧਣੀ, ਮਾਲਕ ਰ 
-- ਗਉ ਕਬ, ੪੬, ੩ : ੧ (333) “ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ 
ਧਨੰਜੈ -- ਸ਼ਾਬਟਕ ਅਰਥ ਧਨ ਨੂੰ ਜਿਤਣ ਵਾਲਾ ` ਕਾ ਪ੍ਰਭ ਧਨਾ। ” ਰ 
ਭਾਵ ਪ੍ਰਭੁ ਜਿਸ ਦੀ ਸੇਵਾ ਤੋਂ ਧਨ ਦੀ - ਮਾਰੂ ੫, ਸੋਲਾ ੮, ੫ : ੩ (1079) 
ਪ੍ਰਾਪਤੀ ਹੁੰਦੀ ਹੈ ਧੰਨਾ -- ।. ਸਲਾਹੁਣਯੋਗ, ਵਡਭਾਗੀ 
“ਧਨੰਜੈ ਜਲਿ ਥਲਿ ਹੈ ਮਹੀਐ।” “ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ 
- ਮਾਰੂ ੫, ਸੋਲਾ ੧੧, ੧੨ : ੨ (1083) ਧੰਨਾ।” -- ਆਸਾ ੪, ਛੰਤ ੧੫, ੧ : ੪ (449) 
ਧਨਪਾਤੀ -- ਧਨਵਾਨ, ਦੌਲਤਮੰਦ 2. ਇਕ ਭਗਤ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ 
“ਸਨਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਸਾਹਿਬ ਵਿਚ ਆਸਾ ਰਾਗ (ਤਿੰਨ ਸ਼ਬਦ) ਤੇ 
ਪਰਿਆ।” _-- ਸਿਰੀ ੫, ੭੨, ੨ : ੨ (42) ਧਨਾਸਰੀ ਰਾਗ (1 ਸ਼ਬਦ) ਦਰਜ ਹੈ। ਜੱਟ 
ਧਨਵੰਤ -- ਧਨਵਾਨ, ਦੌਲਤਮੰਦ, ਅਮੀਰ ਵੰਸ਼ ਵਿਚ ਇਸ ਦਾ ਜਨਮ 1473 ਈ. ਵਿਚ 
“ਜੇ ਧਨਵੰਤ ਹਰਿ ਨਾਮੁ ਕਮਾਇ।” ਟਾਂਕ ਦੇ ਇਲਾਕੇ ਵਿਚ ਧੂਆਨ ਪਿੰਡ ਵਿਚ 
-- ਗਉ ੩, ੩੨, ੧: ੩ (161) ਹੋਇਆ। ਗੁਰੂ ਦੀਖਸ਼ਾ ਰਾਮਾਨੰਦ ਜੀ ਤੋਂ ਲਈ। 
“ਸੇ ਧਨਵੰਤ ਜਿਨ ਹਰਿ ਪਰ੍ਭੁ ਰਾਸਿ।” ਰ “ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ। ” 
- ਬਸੰ ੫, ੧੩, ੨ : ੧ (1184) - ਆਸਾ ਧੰਨਾ, ੨; ੪ : ੨ (446) 
ਧਨਵੰਤਹਿ -- ਅਮੀਰ, ਧਨਵਾਨ ਧਨਾਸਰੀ -- ਦਿਨ ਦੇ ਤੀਜੇ ਪਹਿਰ ਗਾਈ ਜਾਣ 
“ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ।” ਵਾਲੀ ਕਾਫੀ ਠਾਟ ਦੀ ਸੰਪੂਰਨ 
- ਸਸ ੫, ੨੦ : ੨ (1355) ਰਾਗਣੀ, ਸ੍ਰੀਂ ਗੁਰੂ ਗ੍ਰੰਥ ਸਾਹਿਬ ਵਿਚ 
ਧਨਵੰਤਾ -- ਧਨਵਾਨ, ਦੌਲਤਮੰਦ, ਅਮੀਰ ਇਕ ਸੋਰਠ ਰਾਗ ਉਪਰੰਤ 10ਵੇ' 
“ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਥਾਂ ਤੇ ਹੈ ਰ 
ਲਾਵੜਿਆ। ” “ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ 
-- ਮਾਝ ੫, ਅਸ ੩੫, ੫ : ੩ (130) ਕੀ ਕਾਰ ਕਮਾਇ। ” ਨ 
ਹੋਰ ਰਪ - ਧਨਵੰਤੀ -- - ਸਲੋ ੩, ੫੧ : ੧ (1419) 


“ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਹੋਰ ਰੂਪ -- ਧੰਨਾਸਰੀ -- 
ਸਤਿਗੁਰ ਕੀ ਕਾਰ ਕਮਾਇ।” (ਧਨਵਾਨ, 'ਧੰਨਾਸਰੀ ਏ ਪਾਚਉ ਗਾਈ। ” 


ਧਨਵੰਤ -- ਧਨਾਢਿ -- ਧਨਵਾਨ, ਅਮੀਰ, ਧਨੀ 


“ਓਹੁ ਧਨਵੰਤ ਕੁਲਵੰਤੁ ਪਤਿਵੰਤੁ।” (ਅਮੀਰ, | _'ਖੋਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ . 


ਧਨਿ 





ਰੀਤਿ।” -- ਸਿਰੀ ੫, ਅਸ ੨੬, ੭ : ੧ (70) 
ਧਨਿ -- 1. ਦੌਲਤ/ਮਾਇਆ ਨੇ 
“ਧਨਿ ਜੋਬੋਨਿ ਜਗੁ ਠਗਿਆ ਲਬਿ ਲੋਭਿ 
ਅਹੰਕਾਰਿ।” 
-- ਸਿਰੀ ੧, ਅਸ ੧੩, ੧ : ੨ (61) 
2. ਧੰਨਤਾ ਯੋਗ, ਸਲਾਹਣਯੋਗ, ਸਤਿਕਾਰਯੋਗ, 
ਪ੍ਰਸੰਸ਼ਾ ਯੋਗ 
“ਬਨਿ_ਮਸਤਕ ਚਰਨ ਕਮਲ ਹੀ ਪਰਸ।” 
= ਗਉ ੫, ੧੧੨”. .੨ : ੨261) 
ਹੋਰ ਰੂਪ -- _ਧੰਨਿ -- 
“ਧੰਨੁ ਮੂਰਤ ਚਸੇ ਪਲ ਘੜੀਆ ਥੰਨਿ ਸੁ ਓਇ 
_ ਸੰਜੋਗਾ ਜੀਉ।” 
-- ਮਾਝ ੫, ੧੭, ੧ : ੩ (99) 
ਧੰਨਿਓ -- ਮੈਂ ਧੰਨ ਕਹਿੰਦਾ ਹਾਂ, ਸਲਾਹੁੰਦਾ/ਪ੍ਰਸੰਸ਼ਾ 
ਕਰਦਾ ਹੈ, ਸਦਕੇ ਜਾਂਦਾ ਹਾਂ 
“ਧਨਿ ਧੰਨਿਓ ਰਾਮ ਬੇਨੁ ਬਾਜੈ।” 
- ਮਾਲੀ ਨਾਮ, ੧, ੧" 
ਧਨੀ -- 1. ਮਾਲਕ/ਸੁਆਮੀ ਪ੍ਰਭੂ 
“ਸਰਬ ਬਿਆਪਿਤ ਪੂਰਨ ਧਨੀ। ” 
-- ਗਉਂ ੫, ੯੦, ੨ : ੩ (182) 
“ਤੁਮ ਧਨ ਧਨੀ ਉਦਾਰ ਤਿਆਗੀ ਸ੍ਵਨਨ 
ਸੁਨੀਅਤੁ ਸੁਜਸੁ ਤੁਮਾਰ।?” (ਧਨ ਦਾ ਮਾਲਕ) 
੍ -- ਬਿਲਾ ਕਬ, ੭, ੧ : ੧ (856) 
2. ਮਾਲਕ, ਪਤੀ 
`_ “ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ।” 
-- ਗਉ ੧, ਛੰਤ ੧, ੨ : ੧ (242) 
3. ਧਨਵਾਨ, ਸ਼ਾਹੁਕਾਰ, ਧਨਾਢ ਰ 
“ਜਾ ਕੈ ਗ੍ਰਿਹ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ 
ਨਿਰਭੈ ਧਨੀ।” 
-- ਆਸਾ ੫, ੭੮, ੧" : ੨ (389) 
“ਜਾ ਕਾ ਧਨੀ ਅਗਮ ਗੁਸਾਈ।” (ਸ਼ਾਹੂਕਾਰ, 
ਭਾਵ ਦਾਤਾ) ਰ 
`.. - ਆਸਾਂ ੫, ੭੯, ੨ : ੧ (390) 
“ਨਾਨਕ ਜਨਨੀ ਧੰਨੀ ਮਾਇ। ” 
- ਮਾਲਾ ੧, ੮, ੪ : ੪ (1257) 


ਧਨੀਆ -- ਧਨਵੰਤੀ, ਮਾਇਆ ਨਾਲ ਪਿਆਰ 





: ੧ (986) 











ਕਰਨ ਵਾਲੀ 
“ਮੇਰੀ ਬਹੁਰੀਆ ਕੋ ਧਨੀਆ ਨਾਉ।” 
-- ਆਸਾ ਕਬ, ੩੩, ੧ : ੧ (484) 
ਧਨੀਤਾ -- ਧਨਵਾਨ, ਅਮੀਰ 
“ਸੁਮੁ ਕਰਤੇ ਦਮ ਆਢ ਕਉ ਤੇ ਗਨੀ ਧਲੀਤਾ। ” 
- ਬਿਲਾ ੫, ੩੭, ੩ : ੨ (810) 
ਧਨੂ -- 1. ਦੌਲਤ, ਮਾਇਆ 
“ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੂ। ” 
ਰ - ਜਪੁ ੧, ੨੩ : ੩ (5) 
2. ਪ੍ਰਸੰਸਾ/ਸਲਾਹੁਣ/ਵਡਿਆਈ ਯੋਗ 
ਮਿਲਿ ਜਨ ਨਾਨਕ ਨਾਮੁ ਪਰਗਾਸਿ।” 
- ਗੂਜ ੪, ਸੋਦ ੪, ੪ : ੨ (10) 
“ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ 
ਪਰਧਾਨੁ । ” 
- ਸਿਰੀ ੩, ੪੯, ੧ : ੧ (32) 


- ਗੂਜ ੪, ਸੋਦ ੪, ੪.: ੨ (10) 


ਵਲ ਜਾਇਆ ਜਿ ਹੋਵ ਚੇ ਖੋਜ ਸੈਘੜ 
ਬੇਤਾਲੇ।” -- ਗਉ ੪, ਵਾਰ ੧੫ : ੪ (309) 
ਧਨ -- ਦੌਲਤ, ਧਨ 
“ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੁ ।”” 
-- ਆਸਾ ੫, ੧੧੧, ੨ : ੨ (398) 
ਧਨੇ -- ਧਨ, ਦੌਲਤ, ਨਾਮ ਧਨ 
“ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰਂ ਧਨੇ।” 
-- ਸਸ ੫, ੬੩ : ੪ (1359) 
(ਮਹਾਨਕੋਸ਼ ਅਰਥ “ਧੰਨ” ਹੈ ਕਰਦਾ ਹੈ) 
ਧੰਨੈ -- ਧੰਨੇ (ਭਗਤ) ਨੇ 
“ਥੰਨੈ ਸੇਵਿਆ ਬਾਲ ਬੁਧਿ।” 
-- ਬਸੰ ੫, ਅਸ ੧, ੫ : ੧ (1192) 
ਧਨੋ -- ।. ਧਨ ਹੋ, ਪ੍ਰਸੰਸਾ ਯੋਗ ਹੈ 
ਜਿਤੁ ਮਿਲਿ ਹਰਿ ਬੁਲਗ ਬੁਲੋਗੀਆ। ” 


-- ਕਾਨ ੪, ਵਾਰ ੧ : ੪ (1313) 


ਧਪਣ 1301 ਧਰਹੂ 








ਹੋਰ ਰੂਪ - ਧੰਨੋ -- ਧਰ।” _-- ਸਵ ੪, ਨਲ ਤੇ : ੩ (1399) 
“ਗੁਰਿ ਪਿਆਰੈ ਹਰਿ ਸੇਵਿਆ ਗੁਰ ਧੰਨੁ ਗੁਰੂ | _ਹੋਰ ਰੂਪ - ਧਰੰ -- 

ਧੰਨੋ।” (ਧੰਨਤਾ ਯੌਗ) “ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ 

- ਤਿਲੰ ੪, ਅਸ ੨, ੯ : ੧ (725) ਸਰੂਪੀ ਧਨੁ ਥਰੰ।” (ਰੱਖ ਕੇ, ਧਰ ਕੇ, 

2. ਧਨ/ਦੌਲਤ ਸਮੇਤ ਟਿਕਾ ਕੇ) - ਸਵ ੪, ਗਯੰ ੪ : ੪ (1402) 


“ਜੀਅ ਪ੍ਰਾਨ ਮੇਰਾ ਧਲੋ ਸਾਹਿਬ ਕੀ ਮਨੀਆ।” | ਧਰਉ - 1. ਧਰੇ, ਰਖੇ ਭਾਵ ਕਰੇ 
-- ਆਸਾਂ ੫, ੧੧੭, ੧" : ੧ (400) | “ਸਾਹਿਬੁ ਰੋਸੁ ਧਰਉ ਕਿ ਪਿਆਰੁ।” 
ਧਪਟ -- ਝਟ-ਪਟ, ਤੁਰੰਤ, ਛੇਤੀ - ਗਉਂ ਕਬ, ੬੯, ੧“ : ੨ (338) 
ਦਰਸਾਰੀ।” _- ਕੇਦਾ ੫, ੫, ੧ : ੨ (1120) “ਪ੍ਰਿਅ ਪਰੋਮ ਸਹਜਿ ਮਨਿ ਅਨਦੁ ਧਰਉ ਰੀ।” 


(“ਮਹਾਨਕੋਸ਼” ਇਸ ਦੇ ਅਰਥ 'ਹੁਣਾ', ਹਵਾ - ਅਸ ੫, ੭੬, ੧" : ੧ (389) 
ਬੰਦ ਹੋਣ ਤੋਂ ਹੋਇਆ 'ਹੁੰਮ” ਦੇ ਰਿਹਾ ਹੈ) ਮੈਂ ਧਰਾਂ/ਰਖਾਂ 
ਧੰਮੀ -- ਧਾਮਾਂ/ਘਰਾਂ ਵਿਚ (ਨਿਰਣੇ), ਧੜਪਚ, ਰਤ ਆ ਰਨ ਤਲ 
ਰੌਲਾ (ਦਰਪਣ/ਗੁਰੂ ਗ੍ਰੰਥ ਕੋਸ਼) ਪਰਸਾਦੀ ਮੈ ਅਕਥੁ ਕਕਈਆ। ” 
“ਉਦੋਸੀਆ ਘਰੇ ਹੀ ਵੁਠੀ ਕੁੜਿਏ? ਰੰਨੀ ਧੰਮੀ। ” - ਬਿਲਾ ੪, ਅਸ ੩, ੩ : ੨ (834) 
-- ਸਲੋ ੧. ੨੯ : ੨ (1412) | ਧਰਈ -- ਧਰੀ, ਰਖੀ ਭਾਵ 
ਧਰ -- 1. ਟੇਕ, ਆਸਰਾ “ਦੂਜੀ ਬਾਤ ਨ ਧਰਈ ਕਾਨਾ।” (ਭਾਵ ਸੁਣੀ) 
“ਹੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ।” | ਹੋਰ ਰੂਪ - ਧਰਈਐ -- 
-- ਸਿਰੀ ੫, ੮੨, ੩ : ੨ (46) “ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ 
ਹੋਰ ਭੂਪ -- ਧਰ -- ਹ ਆਪਣੀ ਜੋਤਿ ਧਰਈਐ।” (ਧਰੀ ਹੈ) 
“ਅਧਰੰ ਧਰੰ_ਧਾਰਣਹ ਨਿਰਧਨੰ ਧਨ ਨਾਮ - ਗੋਂਡ ੪8, ੫, ੨ : ੧ (861) 
ਨਰਹਰਹ।” (ਆਸਰਾ) ਧਰਹਾ -- ਧਰਾਂ 
- ਸਸ ੫, ੨੧ : ੧ (1355) | “ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ 
2. ਧਰਤੀ. । __ਅਉਗਨ ਮੇਟਿ ਧਰਹਾ।” (ਭਾਵ ਦੇਵਾਂ) 
“ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਵਿ -- ਸਾਰ ੫, ੪, ੪ : ੨ (1203) 
ਛਾਰੋ।” _ -- ਗਉ ੧, ੧੩, ੧ : ੩ (154) | ਧਰਹਿ -- ਰਖੇ, ਧਰੇ 
“ਜਿਨਿ ਧਰ ਚਕ੍ਰ ਧਰੇ ਵੀਚਾਰੇ।” (ਪ੍ਰਿਥਵੀ) “ਅਠਸਠਿ ਤੀਰਥ ਜਹ ਸਾਧ ਪਗ ਧਰਹਿ।” 
- ਮਾਰੂ ੧, ਸੋਲਾ ੧੨, ੧ : ੨ (1032) - ਰਾਮ ੫, ੨੫, ੩ : ੧ (890) 
3. ਮਿਟੀ ਰ “ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਿਹਿ 
“ਸੋ ਤਨੁ ਧਰ ਸੰਗਿ ਰੂਲਿਆ। ” ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ।” 
- ਗਉ ੫, ੧੩੯", ੩ : ੨ (210) |  (ਕਰੇ)- ਮਾਰੂ ੩, ਵਾਰ ੧੬ਸ, ੩, ੧:੧ (1091) 
4. ਧੁਰਾ ਧਰਹੁ -- 1. ਰਖੋ, ਧਰੋ, ਅਰਪਨ ਕਰੋ 
“ਧਰ ਤੂਟੀ ਗਾਡੋ ਸਿਰ ਭਾਰਿ।” “ਮਨੂ ਤਨੁ ਅਪਨਾ ਆਗੈ ਧਰਹੁ। ” 
- ਰਾਮ ੧, ੧੧, 2 : ੩ (673) -- ਗਉ ੫, ੧੨੬, ੧ : ੨ (191) 
5. ਧਰਨਾ, ਟਿਕਾਉਣਾ ੭_ ਕਰੋ 
“ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ | “ਸਤ ਸੰਤੋਖ ਕਾ ਧਰਹੁ ਧਿਆਨੁ ।” 


ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ | - ਗਉ ਕਬ, ਥਿਤੀ ੧੫ : ੩ (344) 


ਧਰਕਟ ਰ 1302 ਧਰਤਿ 





3. ਟਿਕਾਓ “ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ 
- “ਬਚਨ ਗੁਰ ਰਿਦਿ ਥਰਹੁ ਪੰਚ ਭੁ ਬਸਿ ਕਰਹੁ ਤਿਥਾਈ ਹੈ।” (ਧਰਤੀ ਨੂੰ ਧਾਰਨ ਵਾਲੇ) 
ਜਨਮੁ ਕੁਲ ਉਧਰਹੁ ਦ੍ਰਾਰਿ ਹਰਿ - ਮਾਰੂ ੧, ਸੋਲਾ ੪, ੮ : ੩ (1024) 
ਮਾਨੀਅਹੁ।” ਹੋਰ ਰੂਪ - ਧਰਣੀਧਰਾ -- 
-`- ਸਵ ੪, ੧੩ : ੪ (1400) “ਹਉ ਨਾਮੁ ਹਰਿ ਦਾ ਸਦਾ ਜਾਚਉ ਦੇਹੁ ਪ੍ਰਭ 
ਧਰਕਟ -- ਧਿਰਨਾਰੀ/ਫਿਟਕਾਰੀ ਹੋਈ ਭਾਵ ਧਰਣੀਧਰਾ।” (ਧਰਤੀ ਨੂੰ ਕਾਇਮ ਕਰਨ 
ਬਦਚਲਣ ਵਾਲੇ ਹਰੀ) ਰ 
“ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ - ਧੰਨਾ ੧, ਛੰਤ ੧, ੧ : ੪ (687) 
ਧਰਕਟ ਨਾਰੀ।” `__ ਧਰਣੀਧਰੁ -- 
- ਸੋਰ ੪, ਵਾਰ ੨੩ : ੩ (651) `ਹਮਾਹਾ ਧਨ ਮਾਧਉ ਰੌਯੰਦੁ ਧਰਣੀਧਰੁ ਇਹੈ 
ਹੋਰ ਰੂਪ - ਧਰਕਟੀ -- ਸਾਰ ਧਨੁ ਕਹੀਐ।” 
` “ਮਾਇਆ ਮੋਹੁ ਥਰਕਟੀ ਨਾਰਿ।” -- ਗਉ ਕਬ, ੫੮, ੧" : ੧ (336) 


-- ਸਿਲਾ ੧, ੩, ੨ : ੧ (796) ! ਧਰਣੇ -- ਰਖਿਆ/ਟਿਕਾਇਆ/ਧਰਿਆ ਹੈ 
ਧਰਚਰੀ -- ਧਰਤੀ ਉਪਰ ਵਿਚਰਨ ਵਾਲੇ ਬਿਹੰਗਮ | “ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ 
ਲੋਕ, ਜੋ ਇਕ ਥਾਂ ਟਿੱਕ ਕੇ ਨਹੀਂ | _ਧਰਣੋ।” __-- ਗਉ ੫, ਵਾਰ ੯ : ੫ (320) 


ਰਹਿੰਦਾ ਧਰਤ -- 1. ਧਰਦਾ ਹੈ ਭਾਵ ਕਰਦਾ ਹੈ 
“ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ | “ਧਰਤ ਧੋਹ ਅਨਿਕ ਛਲ ਜਾਨੈ।” 
ਧਰਤ ਧਰਚਰੀ।” - ਰਾਮ ੫, ੫੨, ੩ : ੧ (899) 
ਰ - ਕਾਨ ੫, ੫੦, ੧" : ੨ (1308) | “ਕੋਟਿ ਧਿਆਨੀ ਧਰਤ ਧਿਆਨੁ।” (ਧਰਦੇ ਹਨ) 
ਧਰਣ -- ਧਰਤੀ -- ਭੈਰ ੫, ਅਸ ੨; ੭ : ੨ (1156) 
“ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ।” | 2. ਧਰਤੀ 
- ਮਾਰੂ ੫, ਵਾਰ ੨ : ੫ (1095) “ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ 
ਧਰਣਾ -- ਧਰਤੀ ਧਰਤ ਧਰਤ ਧਰਚਰੀ। ” 
“ਰਖਿ ਰਖਿ ਪੈਰ ਧਰੇ ਪਉ ਧਰਣਾ। ” -- ਕਾਨ ੫, ੫੦, ੧ : ੨ (1308) 
- ਮਾਰੂ ੧, ਸੋਲਾਂ ੫, ੧੫ : ੧ (023) | ਖਰੜਾ -- ।. ਰਖਦਾ 
“ਕਲਾ ਉਪਾਇ ਧਰੀ ਜਿਨਿ ਧਰਣਾ।” “ਜੀਅ ਸੰਗ ਪ੍ਰਭੁ ਅਪੁਨਾ ਧਰਤਾ।” 
- ਮਾਰੂ ੫, ਸੋਲਾ ੧, ੧: ੧(1071)1 -- ਆਸਾ ੫, ੫੪, ੨ : ੨ (384) 
ਧਰਣਿ - ਧਰਤੀ ਨ “ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੌ ਤੂ ਰੰਗੁ 
“ਜਿਨਿ ਧਾਰੇ ਬਹੁ ਧਰਛਿ ਅਗਾਸ।” ਧਰਤਾ। ” (ਧਰਦਾ ਹੈ) 
-- ਗਉ ੫, ੯੫, ੨ : ੧ (184) - ਬਸੰ ੫, ੨੦, ੨ : ੨ (1186) 
“ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ | _2- ਧਾਰਨ ਵਾਲਾ 
ਪਰੇਇ।” (ਧਰਤੀ ਤੇ) “ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ। ਸਭ 
-- ਰਾਮ ੫, ਵਾਰ ੧੨ਸ, ੫. ੨ : ੭ (963) ਮਹਿ ਰਹਿਆ ਸਮਾਇ।” 
ਧ਼ਰਣੀਧਰ -- ਧਰਤੀ ਦਾ ਆਸਰਾ/ਟੇਕ ਭਾਵ -- ਆਸਾ ੫, ੫੪, ੨ : ੨ (406) 
ਕਰਤਾ/ਸਿਰਜਣਹਾਰ ਧਰਤਿ -- ਧਰਤੀ 


“ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ “ਸੁਣਿਐ ਧਰਤਿ ਧਵਲ ਆਕਾਸ।” 


ਪਰਮਾਨੰਦ। ”-- ਗੂਜ ੫, ਅਸ ੨, ੨ : ੨ (508) ਨਗ ਬਦ ? 2 (0 


ਧਰਤੀ 

ਧਰਤੀ -- ਜ਼ਮੀਨ, ਪ੍ਰਿਥਵੀ, ਭੂਮੀ 

“ਧਰਤੀ ਹੋਰੁ ਪਰੈ ਹੋਰੁ ਹੋਰੁ।” 
-- ਜਪੁ ੧, ੧੬ : ੧੧ (3) 

ਹੋਰ ਰੂਪ -- ਧਰਤੀ -- 


“ਸਭੇ ਰੁਤੀ ਮਾਹ ਸਭਿ ਸਭਿ ਧਚੜ੍ਰੀ ਸਭਿ 


ਭਾਰ।” 

- ਸਾਰ ੪, ਵਾਰ ੧੧ਸ, ੧, ੧ : ੨ (1241) 
ਧਰਤੇ -- ।. ਰਖਦੇ, ਕਰਦੇ, ਧਾਰਨ ਕਰਦੇ 
“ਪਾਰਬ੍ਰਹਮ ਕਾ ਓਇ ਧਿਆਨੁ ਧਰਤੇ । ” 

- ਗਉ ੫, ੮੬,੩:੪(18।) 
2. ਆਸਰਾ, ਟੇਕ 

ਧਰਤੇ। ” -- ਗਉ ੪, ਵਾਰ ੩੨ : ੬ (317) 
ਧਰਤੇਵ -- ਧਰਤੀ 
“ਸਾਗਰ ਇੰਦਾ ਅਰੁ ਧਰਤੇਵ ।” 

-- ਭੈਰ ਕਬ, ੧੩, ੫ : ੨ (1160) 
ਧਰਨ -- ਧਾਰਨ ਵਾਲਾ ਭਾਵ ਪੈਦਾ ਕਰਨ/ਪਾਲਨ 
ਵਾਲਾ 
“ਹਰਨ ਧਰਨ ਪੁਨ ਪੁਨਹ ਕਰਨ । '' 
-- ਰਾਮ ੫, ੫੯, ੧ : ੧ (901) 
ਧਰਨਾ -- 1. ਧਰਤੀ, ਪ੍ਰਿਥਵੀ 
“ਹਰਿ ਸਿਮਰਨਿ ਧਾਰੀ ਸਭ ਧਰਨਾ। ” 
-- ਗਉਂ ੫, ਸੁਖ ੧, ੮ : ੫ (263) 
2. ਧਰਣਾ, ਰਖਨਾ, ਧਾਰਨ ਕਰਨਾ, ਟਿਕਾਉਣਾ 
“ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ। `' 
-- ਗਉਂ ਕਬ, ੧੮, ੨ : ੩ (327) 
“ਤਮ੍ਰੀ ਆਸ ਭਰੋਸਾ ਤੁਮ੍ਰਾ ਤੁਮ੍ਰਾ ਨਾਮੁ 
ਰਿਦੈ ਲੈ ਧਰਨਾ। ” (ਟਿਕਾਉਣਾ) 
-- ਕਾਨ ੫, ੯, ੧ : ੧ (1299) 
ਧਰਨਿ -- ਧਰਤੀ ਵਿਚ 
“ਧਰਨਿ ਮਾਹਿ ਆਕਾਸ ਪਇਆਲ। ” 
-- ਗਉ ੫, ਸੁਖ ੨੩, ੨ : ੩ (299) 
“ਧਰਨਿ ਪੜੈ ਤਿਸੁ ਲਗੈ ਨ ਕਾਲਾ।” (ਧਰਤੀ ਤੇ 
ਪਏ ਨੂੰ ਭਾਵ ਨਮਰ ਨੂੰ) 


-- ਆਸਾਂ ੫, ੧੩, ੩ : ੨ (374) 


2. ਧਰਦੇ/ਕਰਦੇ ਹਨ 
“ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ 





ਪਿਆਰੁ ।” 
- ਮਾਰੂ ੩, ਵਾਰ ੧੬ਸ, ੩, ੧ : ੩ (1096) 
ਧਰਨੀ -- ਧਰਤੀ, ਪ੍ਰਿਥਵੀ 
ਨ ਪਾਵੈ।”? -- ਗਉ ੫, ੧੬੪", ੨ : ੧ (216) 
ਧਰਨੀਧਰ -- ਧਰਤੀ ਦਾ ਆਸਰਾ ਭਾਵ ਪ੍ਰਭੂ 
“ਪਾਰੁ ਨ ਪਾਵੈ ਕੋ ਧਰਲੀਧਰ ਮੰਤ। ” 

- ਭੈਰ ਕਬ, ਅਸ ੧, ੩ : ੪ (1162) 
ਧਰਮ -- ।. ਧਾਰਮਿਕ ਜਾਂ ਨੈਤਿਕ ਗੁਣ, ਭਲਾਈ, 
“ਮੰਨੈ ਧਰਮ ਸੇਤੀ ਸਨਬੰਧੁ ।” 

-- ਜਪੁ ੧, ੧੪ : ੩ (3) 

“ਸਾਧ ਰੇਣ ਮਜਨ ਸਭਿ ਧਰਮ।”” (ਸ਼ੁਭ ਕਰਮ) 

-- ਗਉ ੫, ੯੧, ੩ : ੨ (183) 

“ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ 
ਸੋ ਫਲੂ ਪਾਇਆ ਰਾਮ।” 

-- ਆਸਾ ੪, ਛੰਤ ੯, ੬ : ੨ (443) 
2. ਧਰਮੀ 

“ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ 
ਕਮਾਣੈ ਪਾਪੀ ਜਾਣੀਐ।” 
-- ਮਾਂਝ ੧, ਵਾਰ ੨ਸ, ੨, ੨ ? ੪ (138) 
3. ਮਜ੍ਹਬ, ਦੀਨ 
“ਸਾਧ ਕੈ ਸੰਗ ਦ੍ਰਿੜੈ ਸਭਿ ਧਰਮ। ” 
- ``- ਗਉ ੫, ਸੁਖ ੭, ੪ : 2 (271) 
“ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ 
ਪਾਏ।”” _-- ਸੋਰ ੫, ੫੩, ੨ : ੧ (622) 
“ਸਗਲ ਧਰਮ ਮਹਿ ਊਤਮ ਧਰਮ । ” 
=- ਬਸ ੫, ੯. ੩ : ੧ (1182) 
4- ਨਿਯਮ, ਨਿਆਂ 
ਸਤਿਗੁਰੁ ਧਰਤੀ ਥਰਮ ਹੈ ਤਿਸੁ ਵਿਚਿ ਜੇਹਾ 
ਕੋ ਬੀਜੇ ਤੇਹਾ ਫਲੂ ਪਾਏ ।” 
-- ਗਉ ੪, ਵਾਰ ੭ਸ, ੪, ੧ : ੧ (302) 
“ਸਾਚ ਧਰਮ ਕੀ ਕਰਿ ਦੀਨੀ ਵਾਰਿ।” (ਨਿਆਂ) 

-- ਆਸਾ ੫, ਅਸ ੧, ੨ : ੧ (430) 
5. ਕਰਮ (ਭਾਵ) 

“ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ 
ਲੋਇ।”-- ਗਉ ਰਵਿ, ਅਸ ੧, ੨ : ੧ (346) 


ਧਰਮ ਸਾਲ 
ਹੋਰ ਰੂਪ -- ਧਰਮੰ -- 
“ਨਹ ਬਿਲੰਬ ਧਰਮੰ ਬਿਲੰਬ ਪਾਪੰ।” (ਧਰਮ 
ਦੇ ਕਰਮ) _ -- ਸਸ ੫, ੧੦ : ੧ (1354) 
6. ਧਰਮ ਰਾਜ ___ 
ਰਾਜਾ ਧਰਮ ਦੁਆਰੇ ।” 
- ਆਸਾ ੧, ਸੋਦ ੧, ੧ ? ੪ (347) 
“ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ।” 
(ਧਰਮ ਰਾਜ ਦਾ) 
- ਬਿਹਾ ੫, ਛੰਤ ੭, ੨ : ੨ (546) 
ਹੋਰ ਰੂਪ - ਧਰਮੰ -- 
- ਸਸ ੫, ੩ : ੪ (1354) 
7. ਵਰਨਾਸ਼੍ਮ ਦੇ ਨੀਯਤ ਕੀਤੇ ਫਰਜ਼, ਕਰਮ 
“ਕਰਮ ਧਰਮ ਸਚੁ ਸਾਚਾ ਨਾਉ।” 
-- ਆਸਾ ੧, ੧੪, ੨ : ੧ (353) 
“ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ 
ਕੀਰਤਿ ਗਾਈ। ”-- ਰਾਮ ੯, ੨, ੨:੨ (902) 
“ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ 
ਹਰਿ ਨਿਰੰਕਾਰ।” 
- ਗੂਜ ੫, ਅਸ ੨, ੫ : ੨ (508) 
9. ਸ਼ਾਸ਼ਤਰਾਂ ਅਨੁਸਾਰ ਜੀਵਨ ਵਿਚ ਪ੍ਰਾਪਤੀ ਦੇ 
ਮੰਨੇ ਗਏ ਚਾਰ ਪਦਾਰਥਾਂ ਵਿਚੋਂ ਇਕ; ਇਹ 
ਚਾਰ ਪਦਾਰਥ ਹਨ : ਧਰਮ, ਅਰਥ, ਕਾਮ 


ਤੇ ਮੋਖ ਇਥੇ ਧਰਮ ਤੋਂ ਭਾਵ ਹੈ ਆਪਣੇ ` 


ਇਛ ਪੁਜਾਏ।” 

- ਸੂਹੀ ੫, ਛੰਤ ੧੧, ੪ : ੪ (785) 

“ਅਰਥ ਧਰਮ ਕਾਮ ਮੋਖ ਕਾ ਦਾਤਾ।” 
-- ਬਿਲਾ ੫, ੧੭, ੩ : ੧ (806) 
10. ਧਾਰਮਕ, ਧਰਮ ਵਲੋਂ ਨਿਰਧਾਰਤ ਕੀਤੇ ਹੋਏ 

“ਬੰਧਨ ਕਰਮ ਧਰਮ ਹਉ ਕਰਤਾ।” 

-- ਭੈਰ ੫, ੪੧, ੨ : ੨ (1147) 

ਧਰਮ ਸਾਲ -- ਧਰਮ ਕਮਾਉਣ ਦੀ ਥਾਂ 
“ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ। ” 
- ਜਪੁ ੧, ੩੪ : ੩ (7) 





1304 ਧਰਮ ਰਾਜਾ 
ਧਰਮ ਸਾਲਾ -- ਧਰਮ ਕਮਾਉਣ/ਧਰਮੀਆਂ ਦੇ 
ਨਹਿਰਨ ਦਾ ਸਥਾਨ 


ਸਾਲਾ। ` -- ਗਉ ੫, ਛੰਤ ੨, ੧ : ੨ (248) 
ਧਰਮਸਾਲੀਐ -- ਧਰਮ ਸਥਾਨ ਉਤੇ ਠਹਿਰਨ 
ਵਾਲਾ 
“ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ। ” 

- ਗੂਜ ੫, ਵਾਰ ੩ : ੮ (518) 
ਧਰਮ ਖੰਡ -- ਮਨੁੱਖੀ ਆਤਮ ਵਿਕਾਸ ਦੇ ਪੰਜ ਖੰਡ 

ਵਿਚੋਂ ਪਹਿਲਾ ਖੰਡ/ਅਵਸਥਾ 
“ਧਰਮ ਖੰਡ ਕਾ ਏਹੋ ਧਰਮੁ।” 

_ <= ਜਪੂ ੧, ਤਪ 2: ੧07) 
ਧਰਮ ਨਿਆਉ -- ਸਚਾ ਨਿਆਂ, ਧਰਮ ਦਾ ਨਿਆਂ 
“ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ 
ਕੀਓਇ।” _-- ਸਿਰੀ ੪, ਵਾਰ ੧੬ : ੩ (89) 
ਧਰਮ ਨਿਆਏ -- ਸਚਾ ਨਿਆਂ, ਧਰਮ ਦਾ 

ਇਨਸਾਫ 
“ਹਰਿ ਕਾ ਏਕੁ ਅਚੰ ਭਉ ਦੇਖਿਆ ਮੇਰੇ ਲਾਲ 
ਜੀਉ ਜੋ ਕਰੇ ਸੁ ਧਰਮ ਨਿਆਏ ਰਾਮ।” 

- ਬਿਹਾ ੫, ਛੰਤ ੧, ੧ : ੧ (541) 
ਧਰਮਰਾਓ -- ਧਰਮਰਾਜ 
“ਅਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਟ 
ਧਰਮ ਰਾਓ। ”-- ਸਿਰੀ ਤ੍ਰਿਲੋ, ੨, ੪ : ੧ (92) 
ਧਰਮ ਰਾਇ -- ਧਰਮਰਾਜ, ਨਿਆਇਕਾਰੀ ਰਾਜਾ 
“ਧਰਮ ਰਾਇ ਨੇ ਹੁਕਮੁ ਹੈ ਬਹਿ ਸਚਾ ਧਰਮੁ 
ਬੀਚਾਰਿ।” _ -- ਸਿਰੀ ੩, ੬੩, ੨ : ੧ (38) 
“ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ 
ਤਿਸੁ ਦੇਇ ਸਜਾਇ। ” (ਨਿਆਂਕਾਰੀ ਰਾਜਾ) 
- ਗੂਜ ੩, ੬, ੩ : ੨ (491) 
ਧਰਮ ਰਾਇਆ -- ਧਰਮ ਰਾਜ 
ਧਰਮ ਰਾਇਆ।” . 
- ਮਾਰੂ ੫, ੧, ੩ : ੨ (999) 
ਧਰਮ ਰਾਜਾ -- ਧਰਮ ਰਾਜ 
“ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ 
ਆਇ। ” -- ਆਸਾ ੫, ੧੪੦, ੨ : ੨ (406) 





ਧਰਮਾ -- 1. ਪਰਮ 
“ਜੋ ਤੁਧੁ ਭਾਵੈ ਸੋ ਸਚੁ ਧਰਮਾ।” (ਜੀਵਨ 
` ਮਰਯਾਦਾ) _-- ਗਉ ੫, ੮੩, ੩ : ੨ (180) 
“ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ 
ਧਰਮਾ।” (ਨੇਮ ਨਿਭਾਇਆ ਹੈ) 
-- ਬਿਲਾ ੫, ੫੫, ੧: ੨ (814) 

2. ਧਰਮਾ, ਨੇਮ ਨਿਭਾਉਣ ਵਾਲਾ 

“ਇਹੁ ਮਨੁ ਕਰਮਾ ਇਹੁ ਮਨੁ ਧਰਮਾ। ” 
੍ - ਆਸਾ ੧, ਅਸ ੮, ੩ : ੧ (415) 
3. ਕਰਮ 


“ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ 
ਧਰਮਾ। ' -- ਧਨਾ ੫. ੩੭, ੧ : ੨ (680) 


“ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ। ” 
(ਪੁੰਨ ਕਰਮ, ਪਰਉਪਕਾਰ) 
- ਮਾਰੂ ੫, ੧੪, ੩ : ੨ (1002) 
ਧਰਮਾਈ - ਮਾਇਆਧਾਰੀ 
“ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ। ” 
-- ਸਾਰ ੪, ਵਾਰ ੨੪ : ੨ (1247) 
ਧਰਮਾਤਾ -- ਧਰਮ ਵਿਚ ਮਸਤ 
-- ਸਿਰੀ ੫, ਅਸ ੨੭, ੪ : ੨ (71) 


ਧਰਮਾਪੁਰਿ -- ਧਰਮ ਦੀ ਪੁਰੀ ਭਾਵ ਸਤਿਸੰਗ 


“ਧਧੈ ਧਰਮੁ ਧਰ ਧਰਮਾ ਪੁਰਿ ਗੁਣਕਾਰੀ ਮਨੁ | 


ਧੀਰਾ।” -- ਰਾਮ ੧, ਓਅੰ ੩ : ੧ (930) 
ਧਰਮਿ -- ।. ਧਰਮ/ਕਰਮ ਨਾਲ/ਦੁਆਰਾ 
“ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ। ” 
-- ਗਉ ੫, ਸੁਖ ੯, ੫ : ੯ (274) 
2. ਸਚਾ 
“ਵੈਰੂ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ 
ਪਚੰਦੇ।” -- ਗਉ ੩, ਵਾਰ ੩੧ : ੮ (317) 
3. ਧਰਮੀਆਂ ਵਿਚ 
“ਓਇ ਧਰਮਿ ਰਲਾਏ ਨਾ ਰਲਨਿ੍‌ ਓਨਾ ਅੰਦਰਿ 
ਕੂੜ ਸੁਆਉਂ।” 
- ਗੂਜ ੩, ਵਾਰ ਦਸ, ੩, ੨ : ੪ (511) 
4. ਧਰਮ ਦੇ ` 
“ਦੁਆਪੁਰਿ ਧਰਮਿ ਦੁਇ ਪੈਰ ਰਖਾਏ।” 


>- ਰਾਮ ੩, ੧, ਤੇ : ੩ (੧60) 





ਧਰਮੀ =- ਧਰਮਵਾਲਾ, ਧਰਮ ਅਨੁਸਾਰ ਕਰਮ 


__ ਕਰਨ ਵਾਲਾ ਰ 

“ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ।” 

-- ਸਿਰੀ ੪, ਵਾਰ ੧੬ : ੫ (89) 

ਧਰਮੀਆ -- ਧਰਮ ਅਨੁਸਾਰ ਕਰਮ ਕਰਨ ਵਾਲੇ 

“ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ 

ਦੀਓਇ। ” _ -- ਸਿਰੀ ੪, ਵਾਰ ੧੬ : ੫ (89) 

ਧਰਮੁ -- 1. ਬਝਵਾਂ ਨਿਯਮ 

“ਧੌਲੁ ਧਰਮੁ ਦਇਆ ਕਾ ਪੂਤੁ।” 

-- ਜਪੁ ੧, ੧੬ : 2(3) 
“ਅਮੁਲੁ ਧਰਮੁ ਅਮੁਲੁ ਦੀਬਾਣੂ।” (ਕਾਨੂੰਨ, 
ਨਿਯਮ) << ਜੋਪੂ ੧, ੨੬ : ੫ (5) 
“ਧਰਮ ਖੰਡ ਕਾ ਏਹੋ ਧਰਮੁ।” (ਨੇਮ) 

-- ਜਪੁ ੧, ੩੫ : ੧ (7) 
ਸਿਰਿ 
ਨੇਮ) -- ਗਉ ੫, ਸੁਖ ੬, ੨ : ੭ (270) 
“ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ 
ਗਹੀ।” (ਸੰਜਮ, ਨੇਮ) 

-- ਧਨਾ ੧, ੮, ੩ : ੧ (663) 
2. ਧਰਮ ਰਾਜ, ਵੇਖੋ “ਧਰਮ” (6) 
ਰਾਜਾ ਧਰਮੁ ਦੁਆਰੇ ।” 
-- ਜਪੁ ੧, ੨੭ : ੪ (6) 
“ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ। ” 
- ਅਸ ੫, ਛੰਤ ੧੨, ੩ : ੨ (460) 
3. ਕਰਮ, ਵੇਖੋ “ਧਰਮ” (5) 
“ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ 
ਲਿਖਿ ਧਰਮੁ ਵੀਚਾਰੇ । ” 

-- ਜਪੁ ੧. ੨੭ :੫ (6) 
4. ਪੁੰਨ ਕਰਮ, ਭਲਾਈ, ਨੇਕੀ ਵੇਖੋ “ਧਰਮ” (1) 
“ਜਪੁ ਤਪੁ ਸੰਜਮੁ ਧਰਮੁ ਨ ਕਮਾਇਆ। ਰ 

- ਅਸਾਂ ੫,-ਸੋਪੁ ੪, ੨ : ੧ (12) 

“ਓਨੀ ਮੰਦੈ ਪੇਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ 
ਕਮਾਇਆ।” 

- ਆਸਾ ੧, ਵਾਰ ੭ : ੨ (467) 

5. ਮਜ਼ਬ, ਦੀਨ, ਵੇਖੋ “ਧਰਮ” (3) 

“ਅਪਣਾ ਧਰਮੁ ਗਵਾਵਹਿ ਬੂਝਹਿ ਨਾਹੀ 





ਅਨਦਿਨੁ ਦੁਖਿ ਵਿਹਾਣੀ।” 
-- ਸਿਰੀ ੩, ੪੫, ੧: ੨ (31) 
“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ 
ਉਡਰਿਆ।” 
-- ਮਾਝ ੧, ਵਾਰ ੧੬ਸ, ੧, ੧ : ੧ (145) 
6. ਨਿਆਂ, ਵੇਖੋ “ਧਰਮ? (4) 
“ਧਰਮ ਰਾਇ ਨੇ ਹੁਕਮੁ ਹੈ ਬਹਿ ਸਚਾ ਧਰਮੁ ` 


ਬੀਚਾਰਿ।”-- ਸਿਰੀ ੩, ੬੩, ੨ : ੧ (38) 
“ਸਦਾ ਧਰਮੁ ਜਾ ਕੈ ਦੀਬਾਣਿ।” (ਨਿਆਂ) 
-- ਮਾਲੀ ੫, ੫; ੩ : ੧ (987) 
7. ਫਰਜ਼, ਕਰਤਬ 


“ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ।” 


- ਗਉਂ ੩. ਅਸ ੩. ੧ : ੧ (230) 
ਨ. ਧਰਮ ਵਾਲੀ (ਗੱਲ) 
“ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ।” 
- ਆਸਾ ਫਰ, ੨, ੩ : ੧ (468) 
9. ਸ਼ਾਸ਼ਤਰਾਂ ਵਿਚ ਜੀਵਨ ਵਿਚ ਪ੍ਰਾਪਤੀ ਲਈ 
“ਧਰਮੁ” (9) (ਭਾਵ ਆਪਣੇ ਕੰਮਾਂ ਵਿਚ 
ਦ੍ਰਿੜ ਹੋਣਾ) 


“ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ 


ਅੰਧੁਲੇ ਖਬਰਿ ਨ ਪਈਆ।” 
- ਬਿਲਾ ੪, ਅਸ ੧, ੨: ੨ (੧33) 
10. ਪੁੰਨ, ਫਲ 
“ਤਿਸ ਦੈ ਦਿਤੈ ਨਾਂਨਕਾ ਤੇਹੋਂ ਜੇਹਾ ਥਰਮੁ।” 
-- ਰਾਮ ੩, ਵਾਰ ੬ਸ, ੩, ੧ : ੨ (949) 
ਧਰਮੇ -- ਧਰਮ/ਪੁੰਨ ਕਰਮ 
“ਕੁੜਹੁ ਕਰੇ ਵਿਣਾਸੁ ਧਰਮੇ ਤਗੀਐ। ” 
- ਗੂਜ ੫, ਵਾਰ ੨ : ੭ (518) 
ਧਰਾ -- 1. ਧਰਤੀ ਉਤੇ 
“ਨ ਸਿਧ ਸਾਧਿਕਾ ਧਰਾ। ” 
-- ਮਾਝ ੧, ਵਾਰ ੧੩ ਸ, ੧: ੨ : ੨ (143) 
2. ਰਖਿਆ, ਧਰਿਆ 
“ਮਨ ਮਹਿ ਸਤਿਗੁਰ ਧਿਆਨੁ ਧਰਾ।” 
ਰ - ਜੈਤ ੩, ੬, ੧" : ੧ (701) 
3. ਧਾਰਨ ਕੀਤਾ, ਅਪਣਾਇਆ 
“ਮਾਲ ਮਿਲਖ ਭੰਡਾਰ ਨਾਮੁ ਅਨੰਤ ਧਰਾ।” 
-- ਰਾਮ ੫, ਛੰਤ ੨, ੨ : ੨ (925) 





- ਮਾਰੂ ੫, ਸੋਲਾ ੧੨, ੬ : ੩ (1084) 
ਧਰਾਇ -- ਰਖਾਵੇ ਰ 
“ਅਰਥ ਸਰੀਰੁ ਕਟਾਈਐ ਸਿਰਿ ਕਰਵਤੁ 
ਧਰਾਇ। ”-- ਸਿਰੀ ੧, ਅਸ ੧੪, ੩ : ੧ (62) 
ਹੋਰ ਰੂਪ -- ਧਰਾਇਓ -- 
ਕਾ ਭਾਰੁ ਤੁਧ ਲਇਆ।” (ਰਖਵਾਇਆ) 
```= ਅਸਾਂ ੩, ਪਟੀ ੩ : ੨ (434) 
ਧਰਾਇਆ -- ਧਰਵਾਸ ਦਿਤਾ 
ਧਰਾਇਆ। ” 
- ਰਾਮ ੫, ਵਾਰ ੧੬ਸ, ੫, ੨ : ੧ (964) 
ਧਰਾਇਣ -- ਧਾਰਣ ਕਰਨ ਵਾਲਾ 
“ਦਾੜਾ ਅਗ੍ਰੇ ਪ੍ਰਿਥਮਿ ਧਰਾਇਣ। ? 
-- ਮਾਰੂ ੫, ਸੋਲਾ ੧੧, ੩ : ੨ (1082) 
ਧਰਾਇਣੁ -- ਆਸਰਾ, ਟੇਕ 
“ਤੂ ਆਪੇ ਕਰਤਾ ਸ੍ਰਿਸਟਿ ਧਰਾਇਣੁ। ” 
- ਭੈਰ ੪, ੧, ੪ : ੧ (1134) 
ਗੀ ਰਖਾਵਾਂ, ਧਰਵਾਂਵਾਂ 
“ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ 
ਅਖੀ ਗੁਰ ਪੈਰ ਧਰਾਈ। ” 
-- ਸੂਹੀ ੪, ਅਸ ੧, ੨੮ : ੧ (758) 
2. ਰਖਾਈ 
ਨਾਹੀ। ”-- ਸਾਰ ੫, ੧੧੫, ੨ : ੧ (1226) 
ਹੋਰ ਰੂਪ -- ਧਰਾਈਐ -- 
“ਮੋਟਾ ਨਾਉ ਧਰਾਈਐ ਗਲਿ ਅਉਗਣ 
ਭਾਰਾ।” (ਰਖਾਈਐ) 
- ਮਾਰੂ ੧, ਅਸ ੧, ੭ : ੨ (1009) 
ਧਰਾਏ -- 
“ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ 
ਭਾਣੇ।” (ਰਖਾਏ) _` 
-- ਆਸਾ ੧, ੩੯, ੩ : ੧ (360) 


ਧੋਰਿ 


1307 


ਧਰੀਆ 








ਕਰਵਤ_ ਧਰਾਏ। ” 
-- ਸੋਰ ੫, ਅਸ ੩, ੩ : ੧ (642) 
ਧਰਿ -- ।. ਧਰ ਕੇ, ਰੱਖ ਕੇ 
“ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ 
ਹਥੁ ਜੀਉ।” 
=- 'ਸਿਚੀ ੫, ਅਸ ੨੯, ੯ : ੩ (73) 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ 
ਜਮਰਾਉ ਹਸੈ।” (ਰੱਖ ਭਾਵ ਕਰਕੇ) 
- ਸਿਰੀ ਕਬ, ੧, ੧ : ੨ (92) 
2. ਧਾਰਨ ਕਰਨ ਵਾਲਾ, ਧਾਰੀ 
“ਕਾਹੂ ਹੋ ਡੇਡ ਧਰਿ ਹੋ।” (ਡੰਡਾ ਧਾਰੀ) 
3. ਪਾਸੇ 
“ਤੁਧਨੋ ਛੋਡਿ ਜਾਈਐ ਪ੍ਰਭ ਕੈ ਧਰਿ।” 
ਰ -- ਅਸ ੫, ੫, ੩ : ੧ (371) 
4. ਧਰਤੀ 
“ਬਾਝ ਕਲਾ ਧਰਿ ਗਗਨ ਧਰੀਆ।” ` 
-- ਬਸੰ ੧, ਅਸ ੩, ੨ : ੪ (11੧੧) 
5. ਧਾਰ ਕੇ, ਗ੍ਰਹਿਣ ਕਰ 
“ਹਣਵੰਤੁ ਜਾਗੈ ਧਰਿ ਲੰਕੂਰੁ । ” 
- ਬਸੰ ਕਬ, ੨, ੨ : ੨ (1193) 
6. ਧਾਰ ਕੇ, ਬਣਾ ਕੇ 
“ਦੇਖਾ ਦੇਖੀ ਸ੍ਰਾਂਗੁ ਧਰਿ ਭੂਲੇ ਭਟਕਾ ਖਾਹਿ।” 
-- ਸਲੋ ਕਬ, ੧੩੫ : ੨ (1371) 
ਧਰਿਓ -- ।. ਧਰਿਆ, ਰਖਿਆ 
“ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ 
ਭਏ।”” __-- ਗਉ ੫, ੧੫੯", ੨ : ੨ (214) 
ਧਰਿਓ।” (ਭਾਵ ਕਰ ਲਿਆ ਹੈ) 
-- ਆਸਾ ਕਬ, ੩੨, ੨ : ੨ (484) 
“ਧ੍ਰਹ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ 
ਧਾਰਿ ਨ ਧਾਵਤ ਹੈ।” (ਭਾਵ ਕਾਇਮ ਕੀਤਾ) 
ਰ -- ਸਵ ੪, ਮਥੁ ੩ : ੨ (1404) 
2. ਧਾਰਿਆ, ਧਾਰਨ ਕੀਤਾ 
ਹਰਿਓ ਨਖ ਬਿਦਾਰਿ ਜੀਉ।” 
-- ਸਵ ੪, ਗਯੰ ੭ : ੨ (1402) 


-- ਗਉ ੫, ੧੫੫", ੧: ੨ (213) 


| ਧਰਿਓਨੁ -- ਧਰਿਆ (ਉਨ੍ਹਾਂ ਨੇ) 
“ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ 
ਪੀਵਦੈ।”” -- ਰਾਮ ਬਸ, ੧ : ੪ (966) 
ਧਰਿਅਉ -- ਰਖਿਆ, ਧਰਿਆ, ਟਿਕਾਇਆ 
“ਤੇ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ 
ਇਕੁ ਪਛਾਣਿਓ। ”-- ਸਵ ੩, ੧੨ : ੧ (1394) 
ਧਰਿਆ -- 1. ਰਖਿਆ 
“ਸੈਲ ਪਥਰ ਮਹਿ ਜੰਤ ਉਪਾਏ ਤਾ ਕੇ ਰਿਜਕੁ 
ਆਗੈ ਕਰਿ ਧਰਿਆ।” 
- ਗੂਜ ੫. ਸੋਦ ੫, ੧ 5੨ (10) 
“ਅਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ 
ਦੀਨੇ ਰਾਮ।” (ਭੇਟਾ ਕੀਤਾ) 
'- ਸੂਹੀ ੫, ਛੰਤ ੮, ੨ : ੨ (782) 
2. ਆਸਾਰਾ 
“ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ 
ਕੀ ਧਰਿਆ।” 


- ਗੂਜ ੫, ਸੋਦ ੫, ੨ : ੧(10) 





ਧਰੀ -- ਰਖੀ 
“ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ 
ਜੋਤਿ ਧਰੀ ਕਰਤਾਰਿ ਜੀਉ।”” 
-- ਸਿਰੀ ੧, ਅਸ ੨੮, ੧੫ : ੩ (72) 
“ਪਉਣ ਉਪਾਇ ਧਰੀ ਸਭ ਧਰਤੀ ਜਲ ਅਗਨੀ 
ਕਾ ਬੰਧੁ ਕੀਆ।” (ਕਾਇਮ ਕੀਤੀ) 
-- ਆਸਾਂ ੧, ੭, ੧ : ੧ (350) 
“ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ 
ਕਿਰਪਾ ਤੇ ਨਦਰਿ ਧਰੀ।” (ਕੀਤੀ) 
-- ਆਸਾ ੧, ੨੨. ੨ : ੨ (356) 
“ਜਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ।” (ਭਾਵ 
ਵਿਆਹੀ ਹੋਈ) 
-- ਆਸਾ ਕਬ, ੩੨, ੧” 
ਹੋਰ ਰੂਪ -- ਧਰੀ -- 
“ਮਨ ਤਨੁ ਰਿ ਆਗੈ ਨਾਨਕ 
ਆਪੁ ਗੁਵਾਈ। ” 
ਰੀ ਨ 
““ਨਿਰਗੁਨ ਹਰੀਆ ਸਰਗੁਨ ਧਰੀਆ। ” 
- ਸੂਹੀ ੫, ੪੪, ੧ : ੧ (746) 


: ਦੇ (463) 





ਧਰੀਅੰ 
2. ਧਰਿਆ/ਕਾਇਮ ਕੀਤਾ ਹੋਇਆ ਹੈ 
“ਬਾਝ ਕਲਾ ਧਰਿ ਗਗਨੁ ਧਰੀਆ। ” 
- ਬਸੰ ੧, ਅਸ ੩, ੨ : ੪ (1188) 
ਧਰੀਅੰ -- ਰਖਿਆ 
“ਹਸੂ ਕਮਲ ਮਾਥੇ ਪਰ ਧਰੀਅੰ।” 


ਤ਼ 





- ਸਵ ੪, ਗਯੰ ੧: ੨(1401)।. 


ਧਰੀਆਂ -- ਰਖੀਆਂ 
“ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ।” 
- ਸਲੋ ਫਰ, ੩੭ : ੧ (379) 
ਧਰੀਆਸੁ -- ਧਰਿਆ, ਰਖਿਆ ਭਾਵ ਇਕੱਠਾ 
ਕੀਤਾ 
“ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ 
ਜੀਉ।” - ਸੂਹੀ ੧, ਕੁਚ ੧ : ੧੪ (762) 


-- ਆਸਾ ੫, ੮੪, ੧: ੨ (391) 
“ਦੂਜੈ ਪਾਥਰ ਧਰੀਐ ਪਾਉ।”” (ਰਖਦੇ ਹਾਂ) 
` ਗੂਜ ਨਾਮ, ੧, ੪ : 2 (5275) 


ਧਰੀਜੈ -- ਰੱਖੀ/ਧਰੀ ਹੈ 


` ਸੂਹੀ 8, ੧2, ੩ : ੧ (75) 
“ਊਂਦਰ ਦੂੰਦਰ ਪਾਸਿ ਧਰੀਜੈ। ” (ਰਖੋ) 
-- ਰਾਮ ੧, ਅਸ ੫, ੮ : ੧ (905) 
ਧਰੁ -- ਰਖ, ਸਥਾਪਤ ਕਰ, ਧਾਰਨ ਕਰ 
“ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ 
ਮੋ ਧਰੁ ਰੇ।” _-- ਗਉ ੯, ੯, ੧ : ੧ (220) 
ਧਰੇ -- ਰਖੇ/ਕਰੇ, ਪਾਏ 
“ਮੁਹੋਂ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ 
ਪਿਆਰੂ। ? `.`- ਜਪੁ ੧, ੪: ੪ (2) 
“ਕੀਟਾ ਅੰਦਰਿ ਕੀਟੂ ਕਰਿ ਢੋਸੀ ਦੋਸੁ ਧਰੇ।” 
_ (ਭਾਵ ਕਢੇਗਾ) -- ਜਪੁ ੧, ੭ : ੫ (2) 
ਪਾਰਬ੍ਰਹਮ ਪ੍ਰਭੂ ਸੇਵਦੇ ਮਨ ਅੰਦਰਿ ਏਕੁ ਧਰੇ।” 
ਸਗ - ਮਾਝ ੫, ਬਾਰਾ ੧੪ : ੬ (136) 
“ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ।” 
(ਧਾਰਨ ਕਰਦਾ ਹੈ) 
- ਬਿਹਾ ੯, ੨, ੨ : ੨ (537) 
“ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ 








ਪ੍ਰਾਨ ਉਧਾਰੀਅਲੇ।” (ਧਾਰਨ ਕਰ, ਪੰਕੜ ਕੇ) 
- ਮਾਲੀ ਲਾਮ, ੨, ੧ : ੧ (988) 
“ਜਿਨਿ ਧਰ ਚਕ੍ਰ ਧਰੇ ਵੀਚਾਰੇ।” (ਟਿਕਾਇਆ 
ਹੈ) __-- ਮਾਰੂ ੧, ਸੋਲਾ ੧੨, ੧ : ੨ (1032) 
ਮਾਤ੍ਰ ਤੇ ਉਧਰ ਧਰੇ। (ਉਦਾਰ ਕੇ ਰੱਖ ਦਿੱਤਾ) 
- ਸਵ ੪, ਕਲ ੨ : ੩ (1396) 
ਧਰੇਉ -- ਧਰਾਂ, ਲਾਵਾਂ 
“ਸੇ ਗੁਣ ਮੰਵੁ ਨ ਆਵਨੀ ਹਉ ਕੈ ਜੀ ਦੋਸ ਧਰੇਉ 
ਜੀਉ।” - ਸੂਹੀ ੧, ਕੁਚ ੧ : ੪ (762) 
ਧਰੇਇ -- ਰਖੇ, ਅਰਪਨ ਕਰੇ 
ਮਿਰ ਆ ਤਨ ਨੀ ਯਰੇਇ 
= ਸਿਰੀ ੩, ੩੭, ੧ : ੧ (31) 
“ਆਪ ਉਲਾਮੇ ਚਿਤਿ ਧੰਰੇਇ।” (ਧਰਦਾ ਹੈ ਭਾਵ 
ਸੁਣਦਾ ਹੈ) _ -- ਆਸਾ ੧, ੩, ੨ : ੨ (349) 
“ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ। ” 
(ਰਖਦਾ ਹੈ) 

- ਰਾਮ ੫, ਵਾਰ ੧੨ਸ, ੫, ੨ : ੫ (963) 
“ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ।” 
(ਧਰਦਾ, ਭਾਵ ਧਿਆਨ ਨਹੀ ਕਰਦਾ) 

- ਭੈਰ ਕਬ, ੮, ੧" : ੨ (1159) 
“ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ 
ਚਿਤੁ ਧਰੇਈ । ”-- ਆਸਾ ੧, ੩੫, ੨ : ੨ (359) 
ਧਰੇਹ -- ਧਰਾਂ, ਰਖਾਂ 
“ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ।” 
- ਤਿਲੰ ੧, ਅਸ ੧, ੪ : ੨ (725) 
ਧਰੇਹੁ -- ਰਖ ਲਵੋ 
“ਕੂੜੁ ਠਗੀ ਗੁਝੀ ਨ ਰਹੈ ਕੂੜੁ ਮੁਲੰਮਾ ਪਲੇਟਿ 
ਧਰੇਹੁ।” _ 

- ਗਉ ੪, ਵਾਰ ੨੦ਸ, ੩, ੧ : ੬ (311) 
ਧਰੈ -- 1. ਰਖਦਾ 
“ਕਲਾ ਧਰੈ ਹਿਰੈ ਸੁਈ।” (ਭਾਵ ਪ੍ਰਦਾਨ ਕਰਦਾ) 

- ਮਾਝ ੧, ਵਾਰ ੧੩ਸ, ੧, ੭ : ੩ (144) 
“ਜਬ ਆਪਹਿ ਆਪਿ ਆਪਨੀ ਜੋਤਿ ਥੰਰੈ। ” (ਰਖੇ) 

- ਗਉ ੫. ਸੁਖ ੨੧, ੨ : ੭ (291) 
“ਜਿਸ ਕਾਂ ਜੀਉ ਤਿਸੁ ਆਗੈ ਧਰੈ।” (ਅਰਪਨ _ 


ਕਰੇ) -- ਧਨਾ ੧ ੪, ੩ : ੨ (661) 


ਧਰ੍ਹਉ 1309 ਰਿ ਧਾਈ 


“ਅਪਨੀ ਕੀਮਤਿ ਆਪੇ ਧਰੈ।” (ਰਖਦਾ ਭਾਵ | ਧੜੀਐ -- ਧੜੇ, ਜੁਟ 
ਪਾਉਂਦਾ ਹੈ) _-- ਰਾਮ ੧, ੮, ੩ : ੨.(878) “ਮਾਂਦਲੁ ਬੋਦਿ ਸਿ ਬਾਜਣੋ ਘਣੋ ਧੜੀਐ ਜੋਇ।” 
- ਮਾਰੂ ੩, ਵਾਰੂ ੧੪ਸ, ੧, ੨ : ੧ (1091) 








“ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀ 
ਧਰੈ।” -- ਰਾਮ ੫, ਛੰਤ ੪, ੩ : ੩ (926) 

3. ਧਰਤੀ ਵਿਚ 
“ਸੋ ਮਾਇਆ ਲੈ ਗਾਡੈ ਥੰਰੈ।” (ਧਰਤੀ ਵਿਚ 
ਦਬਦਾ ਹੈ)-- ਸਾਰ ਨਾਮ, ੧, ੩ : ੨ (1252) 


-- ਆਸਾ ੪, ੫੪, ੨ : ੧ (366) 
ਧਾਉ -- ਜਾਣਾ, ਭਟਕਣਾ 
“ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ 


ਰੁਉ ਨਾ ਰਿ ਧਾਉ।” __- ਬਿਲਾ ੫, ੭੦,੧:੨ (818) 
ਰਾਮਦਾਸ ਗੁਰੂ ਰਿ ਕੀਯਓਂ ਸਮਰਥ ਗੁਰੁ “ਰੇ ਮਨ ਛੀਗਿ ਨ ਫ਼ੋਲੀ ਮੈ ਸੀਧੈ ਮਾਰਗਿ ਧਾਉ।” 
ਸਿਰਿ ਹਥੁ ਧਰ੍ਉ। 


(ਚਲੋ, ਜਾਉ) -- ਸਲੋ ੧, ੭ : ੧(1410) 
ਧਾਇ -- ਦੌੜ ਕੇ, ਧਾਅ ਕੇ 
“ਜੇ ਸਉ ਅੰਮ੍ਰਿਤ ਨੀਰੀਐ ਭੀ ਬਿਖੁ ਫਲੁ ਲਾਗੇ 
ਧਾਇ। ” - ਸਿਰੀ ੩, ਅਸ ੧੯. ੪ : ੨ (65) 
“ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ 


-- ਸਵ ੪, ਕਲ ੧੧ : ੫ (1400) 

ਧਵਲ -- ਚਿੱਟ ਬਲਦ, ਪੁਰਾਣਾਂ ਅਨੁਸਾਰ ਉਹ ਬੈਲ 
ਜਿਸ ਨੇ ਪ੍ਰਿਥਵੀ ਨੂੰ ਆਪਣੇ ਸਿੰਗਾਂ ਤੇ 
ਚੁੱਕਿਆ ਹੋਇਆ ਹੈ 

“ਸੁਣਿਐ ਧਰਤਿ ਧਵਲ ਆਕਾਸ। ” 


` ਜਪੁ ੧ ੮ : ੨ (2) ਧਾਇ। ” ਨਨ ਗਿ 
ਧਵਲਹਰੁ -- ਧੌਲਰ, ਮੰਦਰ ਜਿ ੨ ੍ “ 
“ਢੰੋਲਮੁ ਢੂਢਿਮੁ ਤਨੁ ਮੈ ਨਾਨਕ ਜਗੁ ਧੂਏ ਕਾ ਧਾਇਓ -- ਦੌੜ ਪਿਆ 
ਧਵਲਹਰ . ` “ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ। ” 
ਸੀ ਰ੍‌ ੍ -- ਆਸਾ ੫, ੧੫੬, ੧ : ੧ (409) 
-- ਮਾਝ ੧, ਵਾਰ ੧ਸ, ੧, ੩ : ੫ (136) 
ਧਵਲੁ -- ਸੁਫੈਦ, ਚਿਟਾ “ਭਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ 
ਬੀਣਾ ।” <% ਸੋਫੇ ਛ, ? : 2 (1393) -- ਆਸਾ ੫. ਛਤ ੮, ੩ : ੩ (456) 


| ਧਾਇਆ -- ।. ਭਜਿਆ, ਭਟਕਿਆ ਫਿਰਿਆ 
“ਸੋ ਬਹੁਰਿ ਨ ਕਤ ਹੀ ਧਾਇਆ। ” 
-- ਗਉ ੫, ੧੪੬, ੩ : ੨ (211) 


ਧਵਲੈ -- ਚਿੱਟੇ ਬਲਦ, ਉਤੇ, ਉਸ ਬਲਦ ਉਪਰ 


“ਧਵਲੈ ਉਪਰਿ ਕੇਤਾ ਭਾਰਿ।” 2. ਚੜਿਆ ਆਉਂਦਾ 
-- ਜਪੁ ੧, ੧੬ : ੧੦ (3) “ਕੋਟੀ ਰੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ 
ਨ ਵਲ ਧਾਇਆ। ਰ 
“ਕਿਸਹੀ ਧੜਾ ਕੀ ਆਮਿਤ ਸਤ ਨਾਲਿ ਭਾਇ।” ____ ` ਆਸਾ ੧, ਅਸ ੧੨, ੪ : ੧ (417) 
੍ 3. ਦੌੜਨਹਾਰ, ਭਟਕਣਹਾਰ 


-- ਆਸਾ ੪, ੫੪, ੧ : ੧ (366) 
“ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣ ਨ 
ਜਾਈ ਭਰਮ ਧੜਾ।” (ਭਰਮ ਦਾ ਪੱਖ ਕਰਨ 
ਕਾਰਨ) __-- ਰਾਮ ੫. ਛੰਤ ੧, ੧ : ੫ (924) 

ਧੜੀ -- ਪੱਟੀਆਂ 
“ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੂ। ” 
-- ਸਿਰੀ ੧, ਅਸ ੨, ੫: ੧ (54). 


ਆਕਾਸਿ। ”- ਪ੍ਰਭਾ ੧, ੧੦, ੧ : ੧ (1330) 
ਧਾਈ -- ।. ਤ੍ਰਿਪਤ ਹੋਈ ___ 
“ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ।” 

- _- ਆਸਾਂ ੫, ੧੧੭, ੨ : ੨ (400) 








ਸੁਤਰੀ, ਡੋਰੀ 





“ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਧੈ 


ਮਨ ਚਿੰਦਾ।”? “ਸੁਇਨੇ ਕੀ ਸੂਈ ਰੁਪੇ ਕਾ ਧਾਗਾ।” 
-- ਆਸਾ ੫, ਛੰਤ ੧, ੩ : ੪ (453) ` ਆਸਾ ਨਾਮ, ਤੇ, ੪ : ੧ (485) 

“ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਹੋਰ ਰੂਪ -- ਧਾਗੇ -- 

ਪੈਰੇ।” (ਕੂਚ, ਚੜਾਈ) ਰ “ਨਾਇ ਵਿਸਰਿਐ ਧ੍ਰਿਗ ਜੀਵਣਾ ਤੂਟੇ ਕਚ 
ਰ - ਗੂਜ ੫, ੮, ੪ : ੨ (497) _ਧਾਂਗੇ।” -- ਗਉ ੪, ਵਾਰ ੧੬ : ੪ (322) 
3. ਧਾਵਾ, ਹਲਾ ਧਾਂਗੈ -- 
“ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ “ਸਭ ਪਰੋਈ ਇਕਤੁ ਧਾਗੈ।” (ਚੇਤਨ ਸਤਾ) 

ਕਰਿ ਧਾਈ ਹੇ।” - ਮਾਝ ੫, ੪੯, ੨ : ੧ (108) 


- ਮਾਰੂ ੫, ਸੋਲਾ ੧, ੯ : ੩ (1072) 
ਧਾਈਐ -- ਦੌੜਦੇ/ਭਟਕਦੇ ਫਿਰਨਾ 
“ਸਚਿ ਨ ਧਰੇ ਪਿਆਰੁ ਧੰਧੈ ਧਾਈਐ।” 
-- ਮਾਝ ੧, ਵਾਰ ੨੦ : ੩ (147) 
ਆਹਾ।” (ਭਜੀਐ, ਦੌੜੀਐ) 
- ਆਸਾਂ ੫, ੧੨੩, ੨ : ੨ (402) 
“ਨਾ ਤੂ ਆਵਹਿ ਵਸਿ ਧਰਤੀ ਧਾਈਐ। ” 
(ਧਾਉਣ/ਫਿਰਨ, ਚੱਕਰ ਲਾਉਣ ਨਾਲ) 


- ਰਾਮ ੫. ਵਾਰ ੧੦ : ੪ (962) 


ਧਾਣਕ -- ਭਿਆਨਕ ਜਿਹੇ ਰੂਪ ਵਿਚ ਧਣਖਧਾਰੀ 
_ ਜੀਵਨ ਬਤੀਤ ਕਰਨ ਵਾਲੀ ਇਕ ਕੌਮ 
“ਧਾਣਕ ਰੂਪਿ ਰਹਾ ਕਰਤਾਰ। ” 
- ਸਿਰੀ ੧, ੨੯, ੧ : ੪ (24) 
ਧਾਤੁ -- 1. ਤਤ 
“ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ । 
- ਸੂਹੀ ੩, ਵਾਰ ੪ : ੨ (786) 
'ਅਸਟਮੀ ਅਸਟ ਧਾਭੁ ਕੀ ਕਾਇਆ।” 
- ਗਉ ਕਬ, ਥਿਤੀ ੯ : ੧ (343) 


ਧਾਏ - ਦੌੜੇ ਭੱਜੇ, ਭਟਕੇ ਨਾੜਾਂ, ਹੱਡੀ, ਪੱਠੇ, ਚਰਬੀ ਤੇ ਵੀਰਜ 
“ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ | 2. ਪ੍ਰਭੂ ਜੋ ਸਭ ਨੂੰ ਧਾਰਨ ਕਰਦਾ ਹੈ। ਕਰਤਾ 
ਕਰਿ ਧਾਏ।” -- ਮਾਰੂ ੫, ੩, ੧ : ੧ (999) ਪੁਰਖ 
ਧਾਹ -- ਢਾਹ, ਰੋ ਕੇ ਊਚੀ ਸਾਰੀ ਹਾਹ ਮਾਰਨੀ | _ “ਸਹਸ ਅਨਾਰਹ ਕਹਨਿ ਕਤੇਬਾ ਅਸੁਲੂ ਇਕੁ 
“ਗਏ ਸਿਗੀਤ ਪੁਕਾਰੀ ਧਾਹ।”? ਧਾਤੁ । ” - ਜਪੁ ੧, ੨੨ : ੩ (5) 
- ਮਾਝ ੧, ਵਾਰ ੧ਸ, ੧, ੨ : ੧੧ (138) | 3. ਧਾਉਣਾ, ਦੌੜ 
ਪਾਉਣਾ, ਧਾਹਾਂ ਮਾਰਨੀਆਂ ਧਾਤੁ।'` _-- ਸਿਰੀ ੧, ੭,੩:੨(16) 
“ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ।” | 4. ਧਰਤੀ ਵਿਚੋਂ ਨਿਕਲਣ ਵਾਲਾ ਖਣਿਜ ਪਦਾਰਥ 
- ਸਲੋ ਕਬ, ੧੨੬ : ੨ (1371) (ਨਿਰਣੈ, ਦਰਪਣ) ਭਾਵ ਜੀਵ ਆਤਮਾ 
ਧਾਹੀ =- ਢਾਹਾਂ ਮਾਰਕੇ (ਮਹਾਨਕੌਸ਼) 
'“ਝੂਠਿ ਵਿਛੂੰਨੀ ਰੋਵੈ ਧਾਹੀ।” “ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ 
____ - ਮਾਝ ੧, ਅਸ ੧, ੬ : ੨ (109) ਸਮਾਇ। ” -- ਸਿਰੀ ੧, ੧੨, ੧ : ੧ (18) 
ਧਾਕ -- ਧੱਕਾ “ਅਸਟ ਧਾੜੁ ਪਾਤਿਸਾਹ ਕੀ ਘੜੀਐ ਸਬਦਿ 
ਤਿਨਿ ਦੀਨਾ ਥਾਕ।” - ਸਿਰੀ ੧, ਅਸ ੧੩, ੪ : ੨ (61) 
` - ਬਿਲਾਂ ੫. ੧੦੪. ੧ : ੨ ੧੪25) (ਵਦੀ ਤਮ ਗਤ ਪਸਰੀ ਜਿ 
ਵਡਿਆਈ।” 





ਧਾਗਾ -- ਤਾਗਾ, ਸੁਤਰ ਦੀ ਵਟੀ ਹੋਈ ਤਾਰ, 
ਲੂ - ਗੂਜ ੧, ਅਸ ੪, ੬: ਦ (505) 


5. ਗੁਣ (ਮਹਾਨਕੋਸ਼), ਬੀਜ, ਮੂਲ (ਨਿਰਣੈ), 
ਅਸਲਾ (ਦਰਪਣ) __ 
“ਜੇਹੀ ਧਾਤੁ ਤੇਹਾ ਤਿਨ ਨਾਉ।” 
-- ਸਿੱਰੀਂ ੧, ੩2, ੨ : ੨ (25) 
6. ਮਾਇਆ, ਧਾਉਣ ਵਾਲੀ, ਨਾਸ਼ਵੰਤ 
“ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ । ” 
(ਭਾਵ ਨਾਸ਼ਵੰਤ)-- ਸਿਰੀ ੩, ੫੧, ੨:੧ (33) 
“ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ 
ਪ੍ਰੀਤਿ ਨ ਹੋਇ।” (ਚਲਾਇ ਮਾਨ) 
-- ਸਿਰੀ ੪, ਵਾਰ ੧ਸ, ੩, ੨ : ੧ (83) 
ਧਾਤੁ।” (ਚਲਾਇ ਮਾਨ) 
--'ਮਾਬ ੧, ਵਾਰ ੧੫ਸ, ੧, 2 : ੩ (1475) 
“ਸੁਇਨਾ ਰੁਪਾ ਸਭ ਧਾੜੁ ਹੈ ਮਾਟੀ ਰਲਿ ਜਾਈ।” 
(ਮਾਇਆ, ਨਾਸ਼ਵਾਨ) 
- ਮਾਰੂ ੧, ਅਸ ੫, ੮ : ੧ (1012) 
7. ਭੱਜ ਕੇ ਦੂਰ ਜਾਣ/ਮਾਇਆ ਵਾਲਾ 
“ਲਿਵ ਧਾੜ ਦੁਇ ਰਾਹ ਹੈ ਹੁਕਮੀ ਕਾਰ 
ਕਮਾਇ।” 





-- ਸਿਰੀ ੪, ਵਾਰ ੧੨ਸ, ੩, ੨ : ੩ (87) 


“ਨਾਨਕ ਧਾੜੁ ਲਿਵੈ ਜੋੜ ਨ ਆਵਈ ਜੇ ਲੋਚੈ 
ਸਭੁ ਕੋਇ।” (ਮਾਇਆਧਾਰੀ) 
-- ਗਉ ੪, ਵਾਰ ੩੧ਸ, ੪, ੨ : ੫ (316) 
“ਪੰਜਵੈ ਖਾਣ ਪੀਅਣ ਕੀ ਧਾੜੂ। ” 
-- ਮਾਝ ੧, ਵਾਰ ੧ਸ, ੧, ੨ : ੫ (137) 
9. ਸੁਭਾਅ, ਪ੍ਰਕ੍ਰਿਤੀ 
“ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾੜੁ । ” 
-- ਮਾਝ ੧, ਵਾਰ ੧੨ਸ, ੧, ੧ : ੩ (143) 
10. ਵਿਸ਼ਿਆਂ ਨੂੰ ਗ੍ਹਿਣ ਕਰਨ ਵਾਲੀਆਂ ਇੰਦੀਆਂ 
(ਮਹਾਨਕੋਸ਼), ਇਧਰ ਉਧਰ ਧਾਉਣਾ 
(ਸ਼ਬਦਾਰਥ) ਦੌੜ ਭੱਜ ਅਸ਼ਾਂਤੀ (ਨਿਰਣੈ) 
ਭਟਕਣਾ (ਦਰਪਣ) 
“ਮਨੁ ਮਾਰੇ ਧਾਤੁ ਮਰਿ ਜਾਇ।” 
- ਗਉ ੩, ੨੫, ੧ : ੧ (159) 
“ਤੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ 
ਧਾਤੁ ਸੰਸਾਰੇ। ” 
-- ਗਉ ੩. ਛੰਤ ੪, ੨ : ੩ (246) 





(11) ਦੌੜ ਭੱਜ, ਭਟਕਣਾ 
“ਤੈ ਗੁਣ ਧਾਝੁ ਬਹੁ ਕਰਮ ਕਮਾਵਹਿ ਹਰਿ ਰਸ 
ਸਾਦੁ ਨ ਆਇਆ। ” 
-- ਸੋਰ ੩, ੧੦, ੨ : ੧ (603) 
(ਤਿੰਨਾਂ ਗੁਣਾਂ ਵਾਲੀ ਭਾਵ ਸੰਸਾਰਿਕ ਦੌੜ ਭੱਜ) 
“ਮਨੁ ਮਰੈ ਧਾੜੁ ਮਰਿ ਜਾਇ।” (ਭੱਜ ਦੌੜ 
ਤ੍ਰਿਸ਼ਨਾ) -- ਧਲਾ ੩, ੬, ੧ : ੧ (665) 
ਧਾਤੁਰਬਾਜੀ -- ਛਲ ਕਪਟ ਅਥੁਵਾ ਨਾਸ ਹੋ ਜਾਣ 
ਵਾਲੀ ਖੇਡ 
“ਧਾਤੁਰ ਬਾਜੀ ਪਲਚਿ ਰਹੇ ਨ ਉਰਵਾਰੁ ਨ ਪਾਰੁ। ” 
-- ਸਿਰੀ ੩, ੪੦, ੩ : ੩ (29) 
ਧਾਤੂ -- 1. ਪੰਜ ਵਿਸ਼ੇ, (ਸ਼ਬਦ, ਸਪਰਸ, ਰੂਪ 
ਰਸ, ਗੰਧ : ਕਾਮਾਦਿਕ 
ਦੌੜਨ/ਭਟਕਣ ਪੈਦਾ ਕਰਨ ਵਾਲੇ 
ਵਿਸ਼ੇ 
ਆਪਿ ਪਾਵੈ।” -- ਬੈਰਾ ੪, ੩, ੨ : ੧ (720) 
ਖਿਨ_ ਪਰਲੇ।” (ਕਾਮਾਦਿਕ) 
-- ਨੋਟ ੩, 2, 2  $(975) 
2. ਪੰਜ ਤਤ ਰ੍ 
“ਧਾੜੂ ਪੰਜਿ ਰਲਾਇ ਕੂੜਾ ਪਾਜਿਆ। ” 

-- ਸਲੋ ੧, ੧੪ : ੨ (1411) 
ਧਾਥੇ -- ਰੁਝੇਵੇਂ ਦੇ ਕਲੇਸ਼/ਕਜੀਏ ਵਿਚ ਰੁਝੇ 
“ਨਾ ਉਸੁ ਧੰਧਾ ਨਾ ਹਮ ਧਾਧੇ।” 

-- ਆਸਾ ੫, ੮੩, ੨ : ੨ (391) 


। ਧਾਨ -- 1. ਧਨ, ਪਦਾਰਥ 


“ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੁਹੀ ਪ੍ਰਾਨ। 
-- ਗਉ ੫, ੧੫੬", ੨ : ੧ (213) 
(ਮਹਾਨਕੋਸ਼ ਇਥੇ “ਧਾਨ” ਦੇ ਅਰਥ “ਆਸਰਾ” 
ਆਧਾਰ ਕਰਦੇ ਹਨ) 
2. ਧਿਆਨ ਨਿਰਣੈ, ਕੋਸ਼) : 
ਦਾਨ (ਸ਼ਬਦਾਰਥ) 
“ਮਨੁ ਧਨੁ ਜੀਉ ਪਿੰਡੁ ਸਭੂ ਤੁਮਰਾ ਇਹੁ ਤਨੁ 
ਸੀਤੋ ਤੁਮਰੈ ਧਾਨ।” 
-- ਸਾਰ ੫, ੬੪, ੧" 
ਧਾਨੰ - ਆਸਰਾ, ਆਧਾਰ 


ਖੁਰਾਕ (ਮਿ 


੧ ੨ (1217) 


ਧਾਨਾ 


1312 


ਧਾਰਹਿ 





“ਜਾਨੈ ਕਉਨੁ ਤੇਰੋ ਭੇਉ, ਅਲਖ ਅਪਾਰ ਦੇਉ 
ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ।” 
ਰ -- ਸਮੁ ੫, ੪ : ੩ (1386) 
ਧਾਨਾ -- ਧਾਉਂਦਾ ਰਿਹਾ 
"ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹਦਿਸ 
ਧਾਨਾ। `___-- ਮਾਰੂ ੫, ੧੫, ੨ : ੧ (1003) 
ਧਾਨਿ -- (ਦਾਨ ਵਿਚ ਲਏ) ਅੰਨ ਦੇ 
“ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ 
ਖਾਧੈ ਤੇਰਾ ਜਨਮੁ ਗਇਆ।” 


- ਆਸਾ ੩, ਪਟੀ ੬ : ੨ (435) . 


- (ਦਾਨ ਵਿਚ ਦਿੱਤਾ) ਅੰਨ 
"ਧਾਨੁ ਪ੍ਰਭ ਕਾ ਖਾਨਾ।”” 
- ਗਉ ੫, ੧੪੯, ੧" 
ਧਾਪੇ -- ਰੱਜਦੇ, ਤ੍ਰਿਪਤ ਹੁੰਦੇ 
“ਮੁੰਡੀਆ ਅਨਦਿਨੁ ਥਾਖੇ ਜਾਹਿ।” 
- ਗੋਂਡ ਕਬ, ੬, ੨ : ੪ (871) 
ਧਾਮ -- ਘਰ, ਨਿਵਾਸ ਸਥਾਨ, ਟਿਕਾਣਾ 
ਲਗਿ ਜੀਵਤੇ ਜੀਉ।” 
- ਸਿਰੀ ੫, ਛੰਤ ੩, ੩ : ੧ (80) 
“ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਰੋ ਬਾਸਨਾ 
ਤੇ ਬਾਹਰਿ ਮੈ ਦੇਖੀਅਤੁ ਧਾਮ ਸਿਉ।” (ਭਾਵ 
ਗ੍ਰਹਸਥ ਵਿਚ)-- ਸਵ ੫, ਮਥੁ ੩ : ੨ (1408) 
ਰੋਰ ਰੂਪ -- ਧਾਮਾ -- 
“ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ 
ਧਾਮਾ। `-- ਬਿਹਾ ੫, ਛੰਤ ੬, ੩ : ੫ (546) 
ਧਾਯਉਂ -- ਦੌੜਿਆ/ਭਜਿਆ ਫਿਰਿਆ 
“ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ 
ਦਹੰ ਦਿਸਿ ਧਾਯਉ। ” 
- ਸਵ ੪, ਨਲ ੧੦ : ੩ (1400) 
ਧਾਯੰਤੇ -- ਧਾਵਾ ਕਰਨਾ 
ਕੀਰਤਨਹ।”” (ਕੀਰਤਨ ਰੂਪ ਧਾਵਾ) 
-- ਸਸ ੫, ੨੯ : ੪ (1356) 
ਧਾਰ -- 1. ਜਲ ਆਦਿ ਦਰਵ ਪਦਾਰਥ ਦਾ ਵਹਾਉ, 
ਰ ਤਤੀਹਰੀ, ਧਰਾਲ ਧਾਰਾ 


: 2 (212) 





ਰਸਨ ਚੁਆਇਆ।” 
“- ਸਿਰੀ ਕਬ, ੩, ੨ : ੨ (92) 
2. ਧਾਰਨ ਕਰਕੇ 
“ਗੁਰੂ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ 
ਧਾਰ।'` _-- ਸੋਰ ੫, ੨, ੧: ੧(608) 
“ਕਾਹੂ ਪਵਨਧਾਰ ਜਾਤ ਬਿਹਾਏ।” (ਪਵਨ 
ਧਾਰਨ ਕਰਦਿਆਂ ਭਾਵ ਪ੍ਾਣਾਯਾਮ 
ਕਰਦਿਆਂ)-- ਰਾਮ ੫, ਅਸ ੩, ੪:੩ (914) 
3. ਉਚੀ ਪਹਾੜੀ ਚੋਟੀ, ਉਚੀ ਜਲ ਧਾਰਾ (ਨਿਰਣੈ); 
__ਉਚਾ ਲੰਮਾ ਪਹਾੜੀ ਸਿਲਸਿਲਾ (ਦਰਪਣ) 
“ਨਾ ਜਲੁ ਡੂੰਗਰੁ ਨ ਊਚੀ ਧਾਰ।” 
- ਮਲਾ ੧, ਅਸ ੪, ੩ : ੩ (1275) 
4. ਧਾਰਨ ਕਰਕੇ ਭਾਵ ਵਰਗੀ 
ਧਾਰ।  _ - ਸਲੋ ਕਬ, ੧੯ : ੧ (1365) 
5. ਲਹਿਰ, ਪਾਣੀ ਦੀ ਧਾਰਾ 
“ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ।” 


-- ਸਲੋ ਕਬ, ੧੩੬ : ੨ (1371) 


_ਧਾਰੰ -- ਧਾਰਨ ਕਰਨਾ 


“ਸਤਿਗੁਰ ਚਰਣ ਕਵਲ ਰਿਦਿ ਧਾਰੰ।” 

- ਸਵ ੫, ਕਲ ੧ : ੩ (1406) 
ਧਾਰਉ -- ਧਰਨ ਕਰਾਂ, ਮੰਨਾਂ 
“ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ।” 

- ਮਾਝ ੫, ੩੩, ੩ : ੨ (104) 
ਧਾਰਈ -- ਧਾਰਨ ਕਰਦੇ/ਧਾਰਦੇ ਹਨ`___ 
“ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ।” 

ਰ -- ਸਲੋ ੫, ੬ : ੩ (1425) 


ਧਾਰਏ' -- ਧਾਰਦਾ ਹੈ, ਕਰਦਾ ਹੈ 


ਧਾਰਏ। ” -- ਤੁਖਾ ੧, ਛੰਤ ੬, ੩ : ੬ (1113) 
ਧਾਰਹਿ -- 1. ਧਰਨਾ, ਧਾਰਨ ਕਰਨਾ ਰ 


“ਕਈ ਕੋਟਿ ਆਤਮ-ਧਿਆਨੁ ਧਾਰਹਿ।” 
-- ਗਉ ੫, ਸੁਖ ੧੦, ੧ : ੭ (275) 
2. ਧਰੇ, ਟਿਕਾਵੇ 
“ਪਗ ਧਾਰਚਿ ਸਾਸੁ ਲੇਖੇ ਲੈ ਤਉ ਉਧਰਹਿ ਹਰਿ 
ਗੁਣ ਗਾਇਲੇ।” 


- ਗੋਂਡ ੫, ੨, ੧ : ੨ (862) 


ਧਾਰਹੁ -- 1. 
ਕਰੋ/ਕਰਾਓ 
“ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ 
ਕੁਤਰੇ ਕਾਢੇ । -- ਗਉ ੪, ੫੯, ੪ : ੨ (171) 
“ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ 
ਕਰਹ ਪ੍ਰਭੂ _ਸਿਮਰਣੇ।” (ਲਿਆਓ, ਧਾਰਨ 
ਕਰਾਓ) -- ਨਟ ੪, ੬, ੩ ! 2 (977) 
2. ਧਾਰਨ ਕਰੋ ਭਾਵ ਲਿਆਓ 
“ਪਤਿਤ ਪਾਵਨ ਪ੍ਰਭ ਬਿਰਦੁ ਤੁਮਾਰੋ ਹਮਰੇ ਦੋਖ 
ਰਿਦੈ ਮਤ ਧਾਰਹੁ । ” 


- ਬਿਲਾਂ ੫, ੧੨੩, ੧ : ੧ (829) ਰ 


ਧਾਰਣ -- 1. ਰਚਨਾ, ਬਣਾਵਟ 
“ਧਾਰਣ ਧਾਰਿ ਰਹਿਓ ਬ੍ਰਹਮੰਡ।” (ਆਪ ਹੀ 
ਬ੍ਰਹਮਿੰਡ ਦੀ ਧਾਰਣਾ ਧਾਰ ਰਿਹਾ ਹੈ) 

- ਗਉ ੫, ਸੁਖ ੧੪, ੬ : ੮ (282) 
2. ਸ੍ਰਿਸ਼ਟੀ 
“ਧਰਿ ਧਾਰਣ ਦੇਖੈ ਜਾਣੈ ਆਪਿ।” 

-- ਬਸੰ ੧, ਅਸ ੨, ੪: ੪ (1168) 
ਧਾਰਣ -- ਧਾਰਨ ਕਰਦਾ/ਗ੍ਰਹਿਣ ਕਰਦਾ ਹੈ 
ਧਾਰਣੰ।” - ਸਸ ੫, ੫੩ : ੨ (1359) 
ਧਾਰਣਹ -- ਧਾਰਨ ਕਰਦੇ ਹਨ, ਲੈਂਦੇ ਹਨ 
“ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ 
ਨਰਹਰਹ। ” -- ਸਸ ੫, ੨੧ : ੧ (1355) 
(ਧਾਰਨ ਲਈ) _ -- ਸਸ ੫, ੨੬ : ੧ (1356) 
ਧਾਰਣਹਾਰ -- ਧਾਰਣ ਦੇ ਸਮਰਥ, ਧਾਰ ਸਕਣ 

ਵਾਲੇ ਨੇ 
“ਦਇਆ ਧਾਰੀ ਤਿਨਿ ਧਾਰਣਹਾਰ। ” 

( -- ਰਾਮ ੫, ਅਸ ੪, ੭ : ੩ (915) 
ਧਾਰਣਾ -- ਆਸਰਿਤ, ਆਸਰਾ ਦਿਤੀ ਹੋਈ 
“ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ 
__ਧਾਰਣਾ। `-- ਮਾਰੂ ੫, ਸੋਲਾ ੬, ੧ : ੩ (1076) 
(ਮਹਾਨਕੋਸ਼ ਅਰਥ “ਧਾਰਣ ਦੀ ਕ੍ਰਿਆ” ਕਰਦਾ 
ਹੈ) __ 
ਧਾਰਣੀ -- ਧਾਰਨਾ, ਟਿਕਾਉਣਾ 


1313 
ਧਾਰਨ ਕਰੋ ਲਿਆਓ ਭਾਵ 

















ਧਾਰਾ 


ਧਾਰਣੀ। ” - ਸਸ ੫, ੩੨ : ੧ (1356) 
ਧਾਰਣੁ - ਆਸਰਾ, ਸਹਾਰਾ 
“ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ 
ਪਾਈਐ। -- ਭੈਰ ੧, ੭, ੧ : ੧ (1127) 
ਧਾਰਤ -- ਧਾਰਨ ਕਰਦਿਆਂ 
“ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ 
ਮਿਟਤ ਪਾਪ।” (ਅੱਖਾਂ ਰੱਖਦਿਆਂ ਭਾਵ 
ਵੇਖਦਿਆਂ ਹੀ) 
-- ਆਸਾ ੫, ਛੰਤ ੧੪, ੩ : ੫ (462) 
“ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ। ” (ਭਾਵ 
ਧਿਆਨ ਨਹੀਂ ਦਿੰਦਾ) 
-- ਸੂਹੀ ੫, ੩੩, ੧ : ੧ (743) 
“ਰਾਮ ਰਤਨੁ ਰਿਦ ਤਿਲ ਨਹੀਂ ਧਾਰਤ। ” (ਧਾਰਨ 
ਕਰਦਾ, ਭਾਵ ਵਸਾਉਂਦਾ ਟਿਕਾਉਂਦਾ ਹੈ) 
- ਸੂਹੀ ੫, ੩੩, ੨ : ੨ (743) 
ਧਾਰਦਾ -- ਧਾਰਨ ਕਰਦਾ ਰ੍ 
“ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਢਾ। ” 
- ਗੁਜ ੫, ਵਾਰ ੪ : ੫ (519) 
ਧਾਰਨ -- ।. ਸ੍ਰਿਸ਼ਟੀ, ਰਚਨਾ 
“ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਇਨਾ। ” 
- ਆਸਾਂ ੫, ੧੪੪, ੨ : ੧ (407) 
2. ਆਸਰਾ ਦੇਣ ਵਾਲੇ 
“ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ 
ਦੀਨਾ।” -- ਮਾਰੂ ੫, ੨੨, ੨ : ੧ (452) 
ਧਾਰਨਾ - ਟਿਕਾਏ ਹਨ 
“ਜੀਅ ਜੰਤ ਸਭ ਪੇਖੀਅਹਿ ਪ੍ਰਭ ਸਗਲ ਤੁਮਾਰੀ 
ਧਾਰਨਾ। ' -- ਰਾਮ ੫, ਅਸ ੫, ੧ : ੧ (915) 
ਧਾਰਾ -- ।. ਧਾਰ, ਲਗਾਤਾਰ ਵਹਾਉ 
“ਝਿਮਿ ਝਿਮਿ ਵਰਸੈ ਅੰਮਿ੍‌ਤ ਧਾਰਾ। ” 
- ਮਾਝ ੫, ੨੬, ੨ : ੧(102) 
2. ਧਾਰਦਾ ਹੈ, ਦੇਂਦਾ ਹੈ 
ਧਾਰਾ। `-- ਗਉ ੧, ਅਸ ੧੭, ੧ : ੨ (2258) 
ਪ੍ਰਾਨ ਜਿਨਿ ਧਾਰਾ।” (ਦਿੱਤਾ ਹੈ) 
- ਦੇਵ ੫, ੧੧, ੧ : ੧ (530) 





“ਬੱਲ ਵਸੀ ਨਲ ਕੀ] 3. ਧਾਰਿਆ/ਟਿਕਾਇਆ ਹੈ 


ਧਾਰਿ. 
ਭਉ ਭਾਠੀ ਮਨ ਧਾਰਾ।” 
- ਰਾਮ ਕਬ, ੨, ੧ : ੧ (969) 
ਧਾਰਿ =- 1. ਧਾਰ ਕੇ, ਕਰਕੇ 
“ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ 
ਧਾਰਿ।” - ਸਿਰੀ ੪, ੮੧, ੪ : ੧ (46) 





ਕਿਰਪਾ ਧਾਰਿ।” (ਕਰੇ ਤਾਂ) 
ਰ੍ -- ਸਿਰੀ ੪, ਪਹ ੩, ੧ : ੬ (76) 
ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ 
ਧਾਰਿ।” (ਕਰਕੇ, ਭਾਵ ਵਰਤਾਕੇ) 
-. `- ਆਸਾ ੫, ੩੭, ੧ : ੧ (379) 
2. ਰਖ ਕੇ, ਧਰ ਕੇ 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰਿ 
ਮਸਤਕਿ ਧਾਰਿ ਜੀਉ।” 
-- ਸਿਰੀ ੧, ਅਸ ੨੮, ੧੬ : ੩ (72) 
“ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ 
ਸਭੋ ਹੀ ਥੋਰਾ।” (ਤਕੜੀ ਵਿਚ ਰੱਖ ਕੇ) 
- ਗਉ ੫, ੧੨੧”, ੧ : ੨ (204) 
“ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ 
ਧਾਰਿ।” (ਧਰਦਾ ਹੈ, ਪਾਉਂਦਾ ਹੈ (ਹਿਰਦੇ 
ਵਿਚ) ਭਾਵ ਮਿਲਦਾ ਹੈ। 
- ਰਾਮ ੧, ਓਅੰ ੫2 : ੨ (937) 
3. ਟਿਕਾ ਕੇ, ਧਾਰ ਕੇ, ਸੰਭਾਲ ਕੇ 
“ਕਾਰਣੁ ਕਰਤੇ ਵਸਿ_ਹੈ ਜਿਨਿ ਕਲ ਰਖੀ 
ਧਾਰਿ।” 
-- ਮਾਝ ੧, ਵਾਰ ੨੩ਸ, ੨, ੨ : ੪ (148) 
ਹਿਰਦੈ ਧਾਰਿ।” (ਟਿਕਾਕੇ) 
- ਗਉਂ ੩, ਅਸ ੯, ੩ : ੨ (233) 
“ਭਰਿਪੁਰਿ ਧਾਰਿ ਰਹੇ ਮਨ ਮਾਹੀ।”” (ਸੰਭਾਲ 
_ਕੇ ਹੇ ਹਰੀ ਸਰਬ ਵਿਆਪੀ ਹੋ ਸਭ ਨੂੰ ਮਨ 
ਵਿਚ ਸੰਭਾਲ ਰਹੇ ਹੋ) 
-- ਆਸਾ ੧, ਅਸ ੯, ੬ : ੩ (416) 
4. ਧਾਰਨ ਕਰਕੇ, ਗ੍ਰਹਿਣ ਕਰਕੇ, ਵਰਤਾ ਕੇ 
“ਕਲਾ ਧਾਰਿ ਜਿਨਿ ਸਗਲੀ ਮੋਹੀ।” (ਵਰਤਾ 


ਕੈ) _-- ਗਉ ੫, ਸੁਖ ੧੮, ੮ : ੨ (287) ` 


“ਮੋਰੀ ਮੇਰੀ ਧਾਰਿ ਬੰਧਨਿ ਬੰਧਿਆ।” 


1314 











(ਧਾਰਨ/ਗ੍ਰਹਿਣ ਕਰਕੇ) 
- ਸੂਹੀ ੫, ੫, ੩ : ੧ (761) 
“ਨਿਹਚਲੁ ਸਾਚੁ ਰਹਿਆ ਕਲ ਧਾਰਿ। ” (ਵਰਤਾ 
ਕੇ) - ਬਿਲਾ ੩, ਵਾ ੧, ੧੦ : ੫ (842) 
5. ਖ਼ਿਲਰ ਰਹੀ, ਪਸਰ ਰਹੀ 
“ਭਰਿਪੁਰਿ ਧਾਰਿ ਰਹੀ ਸੋਭ ਜਾ ਕੀ।” 
- ਆਸਾਂ ੫, ੨੪, ੧" : ੨ (376) 
6. ਆਸਰਾ/ਸਹਾਰਾ ਦੇ ਰਿਹਾ . 
“ਭਰਿਪੁਰਿ ਧਾਰਿ ਰਹਿਆ ਸਭ ਠਉਰੇ।” 
= ਐੱਸਾਂ ੧, ਅਸ ੧, ੧" : ੨ (411) 
7. ਸਮਝ ਲਈਏ, ਮੰਨ ਲਈਏ 
“ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ 
ਮਸਵਾਣੀ ਧਾਰਿ। ” 


-- ਸੋਰ ੧, ਅਸ ੩, ੮ : ੧ (636) 


ਧਾਰਿਓ -- ।. ਅਪਣਾਉਂਦਾ, ਹਿਰਦੇ ਵਿਚ 
ਟਿਕਾਉਂਦਾ 
“ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ 
ਸਬਦੁ ਨ ਧਾਰਿਓ ਰੇ।” 
- ਗਉ ਕਬ, ੫੬, ੨ : ੨ (335) 
2. ਰਖਿਆ 
“ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ 
ਕਰੁ ਧਾਰਿਓ।” 
-- ਧਨਾ ੫, ੪੫, ੧ : ੧ (681) 
3. ਬਣਾਇਆ, ਸਿਰਜਿਆ 


ਵਰਤੀਜਾ ਹੇ।” 
- ਮਾਰੂ ੫, ਸੋਲਾ ੩, ੪ : ੩ (1073) 
“ਸੁਰਿ ਨਰ ਸਪਤ ਸਮੁਦ੍ ਕਿਅ ਧਾਰਿਓ ਤ੍ਰਿਭਵਣ 
ਜਾਸੁ।” (ਟਿਕਾਇਆ) 
- ਸਵ ੪, ਨਲ ੫ : ੩ (1399) 
4. ਆਸਰਾ ਦਿਤਾ ਰ 
ਬਨ ਮਹਿ ਹੋਰ।”” (ਭਾਵ ਬਚਾਇਆ) 
- ਕੇਦਾ ੫, ੧੦, ੨: ੧(1121) 


| ਧਾਰਿਆ -- 1. ਟਿਕਾਇਆ ਹੋਇਆ ਹੈ, ਆਸਰਾ 


ਰ ਦਿੱਤਾ ਹੋਇਆ ਹੈ ਰ 
“ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ।” 
-- ਸਿਰੀ ੩, ੬੦, ੨ : ੧ (37) 


ਧਾਰੀ 


“ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ 

ਧਾਰਿਆ।” (ਟਿਕਾਇਆ, ਸਥਾਪਿਤ ਕੀਤਾ) 

-- ਰਾਮ ਬਸ, ਵਾਰ ੭ : ੨ (968) 

“ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ। ” 

(ਟਿਕਾਈ) _ -- ਮਾਰੂ ੫, ਵਾਰ ੧ : ੬ (1094) 

“ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ 
ਨਾਲਿ।” (ਜਨਮ ਲਿਆ) 

-- ਸਿਰੀ ੫, ੮੭, ੨ : ੧ (48) 

“ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ 


ਮਾਰਿਅੜਾ ਜਮਕਾਲਿ।” (ਧਾਰਨ ਕਰ/ਫੜ, 


ਕੋ) ` =- ਗੋ ੪, ਕਰ ੨, ੭ : ੨ (235) 
“ਸਾਧ ਰੂਪ ਅਪਨਾ ਤਨੁ ਧਾਰਿਆ। ” (ਧਾਰਨ 
ਕੀਤਾ, ਬਣਾਇਆ) 
- ਮਾਰੂ ੫, ੧੯, ੪ : ੭ (1005) 
3. _ ਧਰਿਆ, ਰਖਿਆ 
ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ 
`ਹਥੂ।”” _ -- ਸਿਰੀ ੫, ੯੦, ੩ : ੨ (49) 
4. ਸਿਰਜੇ, ਬਣਾਏ 


“ਅਨਦ ਬਿਨੋਦ ਸਿਆਂ ਗਲ 
- ਆਸਾ ੫, ੨੪, ੧ : ੧ (376) 
“ਤੁ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ।” 
(ਬਣਾਇਆ)- ਮਾਰੂ ੫, ਵਾਰ ੧ : ੧ (1094) 
5, ਕਰਾਇਆ 
“ਅਉਖਧ ਮੰਤ੍ਰ ਮੁਲ ਮਨ ਏਕੈ ਮਨਿ ਬਿਸ੍ਹਾਸੁ 
ਪ੍ਰਭ ਧਾਰਿਆ।” 
-- ਧਨਾ ੫, ੧੬, ੨-: ੧ (675) 


ਧਾਰੀ -- 1. ਧਾਰਨ ਕਰਨਾ, ਗ੍ਰਹਿਣ ਕਰਨਾ, ` 


ਵਰਤਾਉਣਾ 
` ੋਨੀ ਮੋਨਿ ਧਾਰੀ।” 


- ਸਿਰੀ ੫, ਅਸ ੨੭, ੩ : ੧(71) 
“ਆਪਿ ਦਇਆਲਿ ਦਇਆ ਪ੍ਰਭਿ ਬਾਰੀ। ” 


- ਮਾਝ ੪, ੫,੪:੧(95) 


'“ਰਚਿ ਰਚਨਾ ਅਪਨੀ ਕਲ ਧਾਰੀ। (ਵਰਤਾਈ) 

- ਗਉ ੫, ਸੁਖ ੧੮, ੮ : ੯ (286) 

“ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ 
ਦਇਆ। ” (ਵਰਤਾਈ) 

-- ਸੋਰ ੫, ੩੯, ੧ : ੩ (618) 


1315 








2. ਕੀਤੀ 
“ਪਾਰਬ੍ਰਹਮ ਪ੍ਰਭ ਕਿਰਪਾ ਧਾਰੀ।” 
-- ਗਉ ੫, ੧੭੨, ੧ : ੨ (200) 
3. ਸਿਰਜੀ, ਬਣਾ ਕੇ, ਟਿਕਾਈ 
“ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ 
ਜਿਨਿ ਧਾਰੀ।” 
-- ਗਉਂ ੫, ਛੰਤ ੩, ੩ : ੧ (249) 
“ਹਰਿ ਸਿਮਰਨਿ ਧਾਰੀ ਸਭ ਧਰਨਾ।” 
(ਬਣਾਈ)-- ਗਉ ੫, ਸੁਖ ੧, ੮ : ੫ (263) 
4. ਜੋ ਟਿਕਾਈ ਹੋਈ ਹੈ ਭਾਵ ਰਚਨਾ 
“ਆਪਿ ਸਤਿ ਸਤਿ ਸਭ ਧਾਰੀ। ? 
- ਗਉ ੫, ਸੁਖ ੧੭, ੧ : ੫ (285) 


- ਆਸਾ ੪, ੫੭, ੩ : ੧ (367) 
“ਨਾਮ ਤੇਰੇ ਕੀ ਆਸ ਮਨਿ ਧਾਰੀ।” (ਭਾਵ 
ਰੱਖੀ) _ -- ਆਸਾ ੫, ੬੯, ੨ : ੨ (388) 
“ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ 
ਨਾਇਓ। ” (ਲਈ, ਧਾਰਨ ਕੀਤੀ) ਰ 
-- ਆਸਾ ੫, ਛੰਤ ੮, ੩ : ੪ (458) 
“ਤਾ ਤੇ ਮੋਹਿ ਧਾਰੀ ਓਟ ਗੋਪਾਲ।” (ਲਈ) 
-- ਧਨਾ ੫, ੨੧, ੧" : ੧ (676) 
“ਮੇਰੀ ਤੇਰੀ ਮੁੰਦ੍ਰਾ ਧਾਰੀ। ” ਰ 
-- ਰਾਮ ੫, ੧੩, ੨ : ੨ (886) 
ਅੰਤਰਿ ਧਾਰੀ।” (ਵਸਾਈ) 
-- ਸਾਰ ੧, ੩, ੪ : ੨ (1198) 
“ਨਾਮ ਧਾਰੀ ਸਰਨਿ ਤੇਰੀ।” (ਧਾਰਨ ਕਰਦਾ 
_ ਭਾਵ ਜਪਦਾ)-- ਕਲਿ ੫, ੭, ੧ : ੧ (1322) 
6. ਧਾਰਾ 
ਨ ਮਨ ਤੇ ਟਾਰੀ ਰੇ।” 
- ਆਸਾ ੫, ੧੩੪, ੧” ” 
7. ਧਰਦਾ/ਕਰਦਾ-ਹਾਂ__ ` 
“ਗੁਰ ਕੈ ਬਚਨਿ ਰਿਦੇ ਧਿਆਨੁ ਧਾਰੀ। ” 
` =- ਸੂਹੀ ੫, ੧੮, ੧ : ੧ (740) 


੧ (404) 


8. ਵਾਲੀ 


“ਪੰਚ ਬੈਲ ਗੰਡੀਆ ਦੇਹ ਧਾਰੀ।” 


ਧਾਰੀਅਨੁ 


1316 ਰ੍ ਧਾਰੇ 





- ਰਾਮ ੧, ੧੧, ੨ : ੧ (879) 
9. ਧਾਰਨ ਕਰਾਂ, ਰੱਖਾਂ 
“ਚਰਨ ਕਮਲ ਹਿਰਦੈ ਨਿਤ ਧਾਰੀ।” 
- ਮਾਰੂ ੫, ਸੋਲਾ ੧੪, ੧ : ੧ (1085) 
ਧਾਰੀਅਨੁ -- 1. ਕੀਤੀ 
“ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ 
ਮਿਲਿਆ ਆਇ। ”-- ਸਲੋ ੩, ੧੮ : ੧(1414) 
2. ਸਿਰਜੀ, ਬਣਾਈ 
ਜਹਾਨੁ ।  -- ਸਿਰੀ ੫, ੮੬, ੪ : ੨ (48) 
ਧਾਰੀਆ - ।. ਸਿਰਜੀ/ਟਿਕਾਈ ਹੈ 


“ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ 
ਧਾਰੀਆ। ” 

-- ਗਉ ੫, ਛੰਤ ੨, ੨ : ੩ (246) 
2. ਕੀਤੀ 
“ਕਿਰਪਾ ਧਾਰੀਆ ਹਾਂ। ” 


-- ਆਸਾਂ ੫, ੧੬੨, ੧ : ੫ (410) 

3. ਸਿਰਜੀ ਹੋਈ, ਬਣਾਈ ਹੋਈ ਭਾਵ ਸ੍ਰਿਸ਼ਟੀ 

“ਤਿਸੁ ਸਿਉ ਲਾਇਨਿ ਰੰਗੁ ਜਿਸ ਦੀ ਸਭ 
ਧਾਰੀਆ। ” 


- ਗੂਜ ੫, ਵਾਰ ੯ : ੫ (520) 





4. ਵਰਤਾਈ 
ਧਾਰੀਆ। ” 
-- ਰਾਮ ੩, ਅਨੰ ੫ : ੨ (917) 
ਧਾਰੀਐ -- ।. ਟਿਕਾਈ ਹੋਈ ਹੈ 
“ਆਪੇ ਹੀ ਕਰਣਾ -ਕੀਓ ਕਲ ਆਪੇ ਹੀ ਤੈ 
ਧਾਰੀਐ। ” -- ਆਸਾ ੧, ਵਾਰ ੨੦ : ੧ (474) 
2. ਥਾਪੀ ਹੋਈ ਭਾਵ ਸ੍ਰਿਸ਼ਟੀ 
“ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ।” 
- ਗੂਜ ੫, ਵਾਰ ੧ : ੩ (518) 
ਧਾਰੀਕ -- ਮਾਤਰ 
“ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ।” 
- ਆਸਾ ੫. ਛੰਤ ੮, ੪ : ੧ (458) 
ਧਾਰੁ -- 1. ਧਾਰਨ ਕਰ, ਵਸਾ, ਰਖ 
“ਕਰਣੈਹਾਰੂ ਰਿਦੇ ਮਹਿ ਧਾਰੁ।” 
- ਗਉ ੫, ੧੪੯, ੩ : ੨ (196) 











2. ਧਾਰ, ਧਾਰਾ 
“ਨਿਜ ਘਰਿ ਧਾਰੁ ਚੁਐ ਅਤਿ ਨਿਰਮਲ ਜਿਨਿ 
ਪੀਆ ਤਿਨ ਹੀ ਸੁਖੁ ਲਹੀਆ।” 
- ਬਿਲਾ ੪, ਅਸ ੩, ੬ : ੨ (835) 
3. ਧਾਰਨ ਕਰੋ, ਕਰੋ 
“ਹਰਿ ਜੀਉ ਅਪਣੀ ਕਿਰਪਾ ਧਾਰੁ। ” 
-- ਭੈਰ ੩, ੮, ੧" : ੧ (1129) 
ਧਾਰੇ -- ।. ਟਿਕਾਏ 
ਧਾਰੇ।” -- ਜਪੁ ੧, ੨੭ : ੧੪ (6) 
2. ਟਿਕਾਏ, ਵਸਾਏ, ਰਖੇ 
“ਹਰਿ ਹਰਿ ਨਾਮੁ ਦਇਆ ਮਨਿ ਧਾਰੇ।” 
- ਮਾਝ ੪, 8, ੪ : ੨ (95) 
“ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ। (ਟਿਕਾਏ 
`__ ਭਾਵ ਬਿਆਨੇ/ਪ੍ਰਗਟਾਏ) 
-- ਗਉ ੫, ਬਾਅ ੫੪ : ੧ (261) 
“ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ 
ਤੁਮਰੇ ਧਾਰੇ।” (ਥਾਪੇ ਹੋਏ) 
- ਧਲਾ ੫, ੧੨, ੧ : ੨ (674) 





3. ਆਸਰੇ 
ਪਾਵਣਿਆ। ” 
-- ਮਾਝ ੫, ਅਸ ੩੫, ੧" : ੨ (130) 
4. ਕਚੇ 
“ਨਾਨਕ ਕਉ ਪ੍ਰਭ ਕਿਰਪਾ ਧਾਰੇ ।” 
- ਗਉ ੫, ੧੧੧, ੪ : ੩ (202) 
“ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ 
ਧਾਰੇ।` (ਕਰਕੇ) 
-- ਆਸਾ ੫, ਛੰਤ ੨, ੩ : ੬ (453) 
5. ਗ੍ਰਹਿਣ ਕਰਦਾ, ਅੰਗੀਕਾਰ ਕਰਦਾ 
“ਕੋਟਿ ਕਰਮ ਕਰੈ ਹਉ ਧਾਰੇ ।”? 
- ਗਉਂ ੫, ਸੁਖ ੧੨, ੩ : ੧ (278) 
6. ਸਿਰਜਦਾ/ਰਚਦਾ ਹੈ 
ਸੋ ਜਾਣੈ। -- ਵਡ ੧, ਅਲਾ ੨, ੪:੩ (580) 
7. ਵਰਤਾਏ ॥ 
“ਸਭਿ ਕੁਸਲ ਖੇਮ ਪ੍ਰਭਿ ਧਾਰੇ ।” 


-- ਸੇਰ ੫. ੬੫, ੧" : ੧ (625) 


ਧਾਰੈ 


ਧਾਵਹ 








8. ਭਾਵ ਰਖਦਾ ਹੈ 
“ਹਉਮੈ ਮਾਰਿ ਮਿਲੇ ਪਗੁ ਧਾਰੇ। 
-- ਧਨਾ ੧, ਅਸ ੧, ੫ : ੪ (686) 
9. ਭਾਵ ਚੁੱਕ ਲਿਆ 
“ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ। ” 
-- ਮਾਰੂ ੧, ਸੇਲਾ ੨੦, ੧੦ : ੧ (1041) 
ਧਾਰੈ -- !. ਉਧਾਰਦਾ ਹੈ (ਸ਼ਬਦਾਰਥ); ਆਸਰਾ 
ਦਿੰਦਾ ਹੈ (ਨਿਰਣੈ) ਧਰਵਾਸ ਦਿੰਦਾ ਹੈ, 
ਸਹਾਰਾ ਦਿੰਦਾ ਹੈ (ਦਰਪਣ) ਸੰਥਿਆ-- 
ਦੋਵੇਂ ਅਰਥ ਦਿੰਦਾ ਹੈ--ਪਾਠ ਜਨਕ ਉਧਾਰੈ 
“ਕਰਕੇ” ਜਨਕ ਨੂੰ ਉਧਾਰਦਾ ਹੈ। ਅਰਥ 
ਵੀ ਕਰਦਾ ਹੈ) 
“ਹਰਿ ਕਾ ਨਾਮੁ ਜਨ ਕਉ ਧਾਂਰੈ। ” 
-- ਗਉਂ ੫. ੧੧੮, ੩ : ੧ (189) 
2. ਕਰੇ 
ਹੀ ਰਨ ਹਿੰਗ ਸ 
-- ਗਉ ੫, ੧੨੧, ੧ : ੧ (190) 
. ਧਾਰਨ ਕਰੇ, ਵਸਾਏ 
ਰਿ 
-- ਗਉ ੫, ਅਸ ੩, ੧ : ੧ (236) 
4. ਖਿਆਲ ਰਖਦਾ ਹੈ, ਲੋਚਦਾ ਹੈ, ਸੋਚਦਾ ਹੈ 
“ਯਾ ਉਬਰਨ ਧਾਰੈ ਸਭੁ ਕੋਊ।” 
___ -- ਗਉ ੫. ਬਾਅ ੪੩ : ੫ (259) 
5. ਧਾਰਨ ਕਰਵਾਇਆ ਹੈ, ਬੰਨ੍ਹਿਆ ਹੈ 
“ਸਗਲੀ ਸਮਗ੍ਰੀ ਅਪਨੇ ਸੂਤਿ ਧਾਰੈ । ” 
-- ਗਉ ੫, ਸੁਖ ੧੦, ੩ : ੯ (276) 
6. ਸਮਝਦਾ ਹੈ 
“ਜਬ ਧਾਂਰੈ ਕੋਊ ਬੈਰੀ ਮੀਤੁ ।” 


- ਗਉਂ ੫. ਸੁਖ ੧੨, ੪ : ੫ (278) 


7. ਧਾਰ ਦਾ 
ਧਾਰੈ।” -- ਆਸਾ ੧, ੩੮, ੪ : ੨ (360) 


8. ਟਿਕਾਣਾ, ਸਥਿਰ ਕਰਨਾ 
“ਸੁੰਨ ਸਬਦੁ ਅਪਰੰਪਰਿ ਥਾਂਰੈ।” (ਅਪੰਰਪਰ 


ਵਿਚ ਟਿਕਾਈ ਰਖਦਾ ਹੈ) 
-- ਰਾਮ ੧, ਸਿਗੋ ੫੪ : ੩ (944) 
ਧਾਰ੍ਉ -- ਸਿਰਜਿਆ 


“ਜਿਸਹਿ ਧਾਰ੍ਉ ਧਰਤਿ ਅਰੁ ਵਿਉਮੁ ਅਰੁ ਪਵਣੁ 


ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ। ” 
-- ਸਵ ੪, ਨਲ ੫ : ੧ (1399) 
ਧਾਵਉ -- ।. ਚਲਣ ਰ੍ 
“ਚਰਨ ਠਾਕੁਰ ਕੈ ਮਾਰਗਿ ਧਾਵਉ। ” 
-- ਗਉ ੫, ੧੨੦, ੧ : ੨ (190) 
2. ਜਾਵਾਂ 
“ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ 
ਕਤਹੂੰ ਧਾਵਉ ਰੇ। ” 
-- ਆਸਾ ੫, ੧੩੧, ੧ : ੨ (404) 
“ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ।” 
(ਜਾਂਦਾ, ਦੌੜਦਾ) 
-- ਫੁਨ ੫, ੧੬ : ੧ (1363) 
ਧਾਵਸਿ =- ਦੌੜਦਾ ਹੈ, ਜਾਂਦਾ ਹੈ 
_ “ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ 
ਫਿਰਿ ਫਿਰਿ ਧਾਵਸਿ ਰੇ।” 
=ਦ ਬੀਚ ਮੰ, 2, ਤੋ” 2 
ਧਾਵਸਿਤਾ -- ਦੌੜਦਾ ਹੈ 
“ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ 
ਧਾਵਸਿਤਾ। ” -- ਗਉ ੧, ੧੫, ੩ : ੨ (156) 
ਧਾਵਹ -- ਜਾਈਏ, ਭਟਕੀਏ 
“ਭਗਤਿ ਨਗਉਰੀ ਪਾਇ ਸੌਹਹ ਅਨਤ ਕਤਰੂ ਨ 
ਧਾਵਹ। ” -- ਸਿਲਾ ੫, ਛੰਤ ੨2, ੨ : ੫ (846) 
ਹੋਰ ਰੂਪ -- ਧਾਵਹਿ -- 
“ਦਹ ਦਿਸਿ ਧਾਵਹਿ ਕਰਮਿ ਲਿਖਿਆਸੁ।” 
(ਦੌੜਦੇ/ਭਟਕਦੇ ਫਿਰਨ) 
-- ਗਉਂ ੧.੬, ੩ :੪ (152) 
“ਮਿਥਿਆਂ ਚਰਨ ਪਰ ਬਿਕਾਰ ਕਉ 
ਧਾਵਹਿ।  (ਦੌੜੇ/ਭਟਕਦੇ ਫਿਰਦੇ) 
-- ਗਉ ੫, ਸੁਖ ੫, ੫ : ੫ (269) 
ਧਾਵਹੀ -- ਰ੍ 
“ਮਾਇਆ ਕਾਰਨਿ ਧਾਵਹੀ ਮੂਰਖ ਲੋਗ 
ਅਜਾਨ। (ਦੌੜਦੇ/ਭਟਕਦੇ ਫਿਰਦੇ ਹਨ) 
- ਸਲੋ ੯, ੨੮ : ੧ (1427) 


੨ (1000) 


ਧਾਵਹੁ -- 
“ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ 
ਅਵਗੁਣ ਪਛੁਤਾਹੀ ਜੀਉ।” (ਦੌੜਦਾ ਹੈੱ) 
-- ਸੋਰ ੧, ੯, ੨ : ੧ (598) 


ਧਾਵਣੀ -- ।. ਭਜ ਦੌੜ, ਜੋਸ਼, ਉਤਸ਼ਾਹ 
“ਬੰਨ ਬਦੀਆ ਕਰਿ ਧਾਵਣੀ ਤਾਂ ਕੋ ਆਖੇ ਧੰਨੁ ।” 
-- ਸੋਰ ੧, ੨, ੪ : ੨ (596) 

2. ਦੌੜ ਭੱਜ ਕਰਨੀ, ਭਟਕਦੇ ਫਿਰਨਾ __ 
“ਮਾਇਆ ਧੰਧਾ ਧਾਵਣੀ ਦੁਰਮਤਿ ਕਾਰ 

ਬਿਕਾਰ।” 
__ -- ਪ੍ਰਭਾ ੧, ਅਸ ਤੇ, ੨ : ੧ (1343) 
ਧਾਵਣੀਆ -- ਭਟਕਦੀ/ਦੌੜੀ ਭਜੀ ਫਿਰਦੀ ਹਾਂ 
“ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ 
ਵਿਧਣਕਾਰੇ । ”-- ਵਡ ੧, ਅਲਾ ੩, ੭:੨ (581) 
ਧਾਵਤ -- ।. ਦੌੜਨ, ਦੌੜ ਭਜ ਕਰਨ 

“ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ।” 
-- ਸਿਰੀ ੩, ੫੩, ੪ : ੩ (34) 


“ਧਾਵਤ ਵਰਜੇ ਠਾਕਿ ਰਹਾਏ।” (ਭਟਕਣ/ਦੌੜਨ 


ਭਜਣ ਤੋਂ) _ -- ਗਉ ੩, ੨੬, ੩ : ੨ (159) 
“ਧਾਵਤ ਮਨੂਆ ਆਵੈ ਠਾਇ। ” (ਦੌੜਦਾ, ਚੰਚਲ) 
ਰ੍ - ਗਉ ੫, ਅਸ ੨, ੨ : ੨ (236) 
2. ਧਾਵਣਾ, ਭਟਕਣ, ਦੌੜ ਭਜ 
“ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ 
ਅਬ ਨਿਹਚਲੁ ਥਾਇ।” 
-- ਆਸਾ ੫, ੯, ੨ : ੧ (373) 
3. ਧਾਅ ਜਾਣ ਵਾਲਾ/ਨਾਸ ਹੋ ਜਾਣ ਵਾਲਾ ਪਦਾਰਥ 
'ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ 
ਬਲਦੁ ਕਰਮਾਇਓ। ” 
- ਟੋਡੀ ੫, ੩, ੨:੨ (172) 
ਧਾਵੰਤ =- ਦੌੜਦਾ ਹੈ ਰ 
“ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ 
ਡੋਲਤੇ ।”” ` -- ਸਸ ੫, ੪੮ : ੨ (1358) 
ਧਾਵਤੁ -- ਦੌੜਨ ਤੋਂ 
“ਇਹ ਮਨ ਪਾਵਰ ਤਾਂ ਰਰੈ-ਜਾ ਆ ਨਦੌਰਿ 
ਕਰੇਇ।” __-- ਸਿਰੀ ੩, ੪੩, ੧ : ੩ (30) 
ਧਾਵਤੇ =- ਦੌੜ ਪੈਂਦੇ 
“ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ।” 
-- ਸਲੋ ਕਬ, ੧੦ : ੨ (1365) 
ਦਾ ਅਧ 
“ਧਾਵਤੋ ਅਸਥਿਰੁ ਥੀਆ।” 


” ਸਿਲਾਂ ੫, <੩, ੧" : ੪ (1272) 


1318 








ਧਾਵਦਾ =- ਜਾਂਦਾ ਹੈ, ਭਜਾ ਫਿਰਦਾ ਹੈ 
“ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ 
ਨਾਲੇ।” -- ਆਸਾ ੩, ਛੰਤ ੭, ੩ : ੧ (440) 
_ ਮਨੂਆ ਦਹ ਦਿਸ ਥਾਵਢਾ ਓਹੁ ਕੈਸੇ ਹਰਿ ਗੁਣ 
ਗਾਵੈ।” (ਦੌੜਿਆ/ ਭਟਕਦਾ ਫਿਰਦਾ) 
-- ਵਡ ੩, ਅਸ ੨, ੧ : ੧ (565) 
ਧਾਵਦੇ -- ਭਜੇ/ਭਟਕਦੇ ਫਿਰਦੇ 
“ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ 
ਧਾਵਦੇ। _ -- ਆਸਾ ੧, ਵਾਰ ੯ : ੨ (468) 
ਧਾਵਨ -- 1. ਭਟਕਣ, ਦੌੜ ਭੱਜ 
“ਮਨੁ ਮੇਰੇ ਧਾਵਨ ਤੇ ਛੂਟਿਓ ਕਰਿ ਬੈਠੇ ਬਿਸਰਾਮੁ। ” 
-- ਬਸੰ ੯, ੩, ੧“ : ੨ (1186) 
2. ਦੌੜਨ 
“ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ 
ਕਾਇਆ ਸੰਤ ਸਰਸਨ।” 
-- ਕਾਨ ੫, ੨੯, ੧ : ੨ (1303) 
ਧਾਵਨੋ -- ਭਟਕਦਾ 
“ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ 
ਧਾਵਨੋ।”! _-- ਕਲਿ ੫, ੧੦, ੨ : ੨ (1323) 
ਧਾਵਰਤਾ -- ਦੌੜ ਭੱਜ, ਭਟਕਣ 
“ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ 
ਜੰਜਾਰੀ।” -- ਸਾਰ ੫, ੫੯, ੧" : ੨ (1216) 
ਧਾਵਾ -- ਦੌੜਦਾ, ਭਜਦਾ, ਭਟਕਦਾ 
“ਖੋੜੇ ਛਾਡਿ ਨ ਦਹ ਦਿਸ ਧਾਵਾ।” 
- ਗਉ ਕਬ, ਬਾਅ ੮ : ੨ (340) 
“ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ 
ਧਾਵਾ।” (ਦੌਤਨਾ ਪਵੇ) ` 
- ਬਿਲਾ ੫, ਛੰਤ ੩, ੧ : ੫ (847) 


| ਧਾਵੀਆ -- ਦੌੜਨਾ, ਭਟਕਣਾ 


“ਪਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ।” 
- ਰਾਮ ੫, ਵਾਰ ੧੫ : ੨ (964) 
ਧਾਂਵੈ -- ।. ਭਟਕਦਾ/ਭਜਾ/ਦੌੜਿਆ ਫਿਰੇ 
“ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ 
ਜਾਇ।” -- ਸਿਰੀ ੫, ੯੧, ੨ : ੧ (50) 
“ਲੈ ਤੁਰੇ ਸਉਦਾਗਰੀ ਸਉਦਾਗਰ ਧਾਂਵੈ।” (ਤੁਰ 
ਪੈਂਦਾ ਹੈ, ਜਾਂਦਾ ਹੈ) ਰ 
-- ਗਉਂ ੪, ੪2, ੨ : ੧(166) 





ਧਾਂਵੈ।” (ਆਉਂਦਾ) 
-< ਦੇਵ ੫, ੧੪, ੧ : ੨ (531) 
“ਕੋਟਿ ਕੋਟਿ ਕੋਟਿ ਲਖ ਥਾਂਵੈ।” (ਭਜੇ ਦੌੜੇ ਭਾਵ 
ਯਤਨ ਕਰੇ) 
“ਭੈਰਉ ਭੂਤ ਸੀਤਲਾ ਥਾਂਵੈ।” (ਦੌੜਦਾ/ਭੱਜਦਾ 
ਹੈ) - ਗੋਂਡ ਨਾਮ, ੬, ੧ : ੧ (874) 
(ਮਹਾਨ ਕੋਸ਼/ਨਿਰਣੈ ਇਸ ਦੇ ਅਰਥ “ਧਿਆਉਂਦਾ 
ਹੈ” ਕਰਦਾ ਹੈ) ` 
2. ਦੌੜਨਾ ਭਾਵ ਧਾਵਾ ਕਰਨਾ 
“ਪ੍ਰਭ ਕੀ ਕਲਾ ਬਿਨਾ ਕਹ ਧਾਂਵੈ।”` (ਕਿਥੇ 
ਦੌੜ/ਧਾਵਾਂ ਕਰ ਸਕਦਾ ਹੈ) 
-- ਗਉ ੫. ਸੁਖ ੧੫, ੨ : ੬ (262) 
3, ਮਹੁਏ ਦੇ ਫੁਲ ਜਿਨਾਂ ਤੋਂ ਸ਼ਰਾਬ ਬਣਦੀ ਹੈ 
“ਗੜ ਕਰਿ ਗਿਆਨੁ ਧਿਆਨੁ ਕਰਿ ਧਾਂਵੈ ਕਰਿ 
ਕਰਣੀ ਕਸੁ ਪਾਈਐ।” 
- ਆਸਾ ੧, ੩੮, ੧ : ੧ (360) 
4. ਧਿਆਵੇ 


ਅਹਿਨਿਸਿ ਧ੍ਰਾਨ ਧਾਵੈ ਪਲਕ ਨ ਸੋਵੈ ਜੀਉ। . 


-- ਸਵ ੪, ਨਲ ੧ : ੩ (1398) 


ਧਿਅਈਐ -- ਸਿਮਰੀਏ 


“ਜਿਸ ਦੈ ਵਸਿ ਸਥੂ ਕਿਛੁ ਸੋ ਸਭ ਦੂ ਵਡਾ ਸੋ ਮੇਰੇ 


. ਮਨ ਸਦਾ ਧਿਅਈਐ। ” 
- ਗੋਂਡ ੪, ੫. ੪ : ੧ (861) 
ਧਿਆਉ -- ।. ਸਿਮਰਾਂ, ਚਿੰਤਨ ਕਰਾਂ 
“ਨਿਮਖ ਨਿਮਖ ਹਰਿ ਹਰਿ ਹਰਿ ਧਿਆਉ।” 
`. - ਗਉ ੫, ੮੪, ੨ : ੨ (150) 
2. ਸਿਮਰੋ, ਧਿਆਨ ਕਰੋ, ਚਿੰਤਨ ਕਰੋਂ _ 
“ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ 
ਧਿਆਉ।” 

-- ਰਾਮ ੫, ੪੧, ੧" : ੨ (895) 
ਧਿਆਇ -- ਸਿਮਰ, ਧਿਆਨ ਕਰ, ਚਿੰਤਨ ਕਰ 
“ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ।” 

-- ਸਿਰੀ ੩, ੩੭, ੧" 
ਹੋਰ ਰੁਪ -- ਧਿਆਇਓ -- 
“ਗੁਰ ਕੈ ਬਚਨਿ ਧਿਆਇਓ ਮੋਹਿ ਨਾਉ।” 


ਰ 1319 
“ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ 





- ਵੰਡ ੫, ੧, ੧: ੩ (562). 


: ੧27) 


(ਧਿਆਇਆ/ਸਿਮਰਿਆ/ਧਿਆਨ ਕੀਤਾ/ 
ਚਿੰਤਨ ਕੀਤਾ ਹੈ) 

-- ਗਉਂ ੫, ਅਸ ੮, ੧" : ੧ (239) 

“ਜਹ ਜਹ ਅਉਸਰੁ ਆਇ ਬਨਿਓ ਹੈ ਤਹਾ 
ਤਹਾ ਹਰਿ ਧਿਆਇਓ।” (ਯਾਦ ਕੀਤਾ) 

- ਗੂਜ ੫, ੧੨, ੧ : ੨ (498) 

ਧਿਆਇਆ -- 
ਘਾਲਿ।” (ਸਿਮਰਿਆ, ਧਿਆਨ ਵਿਚ 
ਲਿਆਂਦਾ) -- ਜਪ ੧, ੩੮ਸ : ੫ (8) 
ਧਿਆਇਆ -- ਮੈ ਸਿਮਰਾਂ ਗਾ/ਧਿਆਨ ਧਰਾਂਗਾ 
“ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ। ” 

-- ਧਨਾ ੧, ਛੰਤ ੨, ੫ : ੨ (689) 
ਹੋਰ ਰੁਪ - ਧਿਆਇਸੀ - 

“ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ 
ਗੁਰਮੁਖਿ ਨਾਮੁ ਧਿਆਇਸੀ। ” (ਧਿਆਵੇਗਾ, 
ਸਿਮਰੇਗਾ) 
-- ਗਉ ੪, ਵਾਰ ੧੮ਸ, ੪, ੧ : ੧ (310) 
ਧਿਆਇਹੁ - ਧਿਆਓ, ਸਿਮਰੋ 
“ਘਰਿ ਬੈਠੇ ਗੁਰੂ ਧਿਆਇਹੁ । ” 

-- ਸੋਰ ੫, ੫੨, ੧ : ੨ (621) 
ਧਿਆਇਣਾ -- ਧਿਆਉਣਾ/ਸਿਮਰਨਾ ਚਾਹੀਦਾ 

3॥ ਰ੍ 
“ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ 

ਧਿਆਇਣਾ। ” 

-- ਰਾਮ ੫, ਛੰਤ ੨, ੨ : ੪ (925) 
ਧਿਆਇਥਈ -- ਧਿਆ/ਸਿਮਰ/ਧਿਆਨ ਧਰ ਕੇ 
“ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ 

ਧਿਆਇਥਈ। ” 

- ਕਲਿ ੪, ੪,੧:੨ (1320) 
ਧਿਆਇਦਾ -- ਸਿਮਰਦਾ, ਧਿਆਨ ਧਰਦਾ 
“ਇਕ ਸਾਹਾ ਤੁਧੁ ਧਿਆਇਦਾ।” 

-- ਸਿਰੀ ੫, ਅਸ ੨੯, ੬: 2 (73) 
ਹੋਰ ਰੂਪ - ਧਿਆਇਦਿਆ -- 

ਰ “ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ 
ਚਿੰਤ।” (ਧਿਆਉਣ ਨਾਲ) 
-- ਗੂਜ ੫, ਵਾਰ ੧੭ਸ, ਪ, ੧ : ੨ (522) 


ਧਿਆਇਨਿ 
ਧਿਆਇਦੀ -- 





"ਤੁਧਨੋ ਸਭ ਧਿਆਇਦੀ ਸਭ ਲਗੈ ਤੇਰੀ 


ਪਾਈ।” (ਸਿਮਰਦੀ ਪਿਆਰ ਧਰਦੀ) 


- ਹਉ 9, ਵਾਰ ੧ : ੨ (301) । 


ਗੁਣਤਾਸੁ ਜੀਉ।” 
- ਸਿਰੀ ੫, ਅਸ ੨੯, ੨੦ : 3 (74) 
ਧਿਆਇਨਿ -- ਸਿਮਰਨ, ਧਿਆਨ ਧਾਰਨ 
“ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ 
ਸਮਾਵਣਿਆ। ” ਰ੍ 


- ਮਾਝ ੩, ਅਸ ੧੮, ੧“ : ੨ (19) 
ਹੋਰ ਰੂਪ - ਧਿਆਇਨਿ-- - 
ਲਗੰਨ੍ਹਿ।” 


- ਸੂਹੀ ੩, ਅਸ ੪, ੩ : ੧ (757) 


ਧਿਆਇਲੇ -- ਸਿਮਰੀਏ, ਧਿਆਨ ਧਰੀਏ, ਯਾਦ 


- ਸਿਰੀ ੧, ੨੬, ੨ : ੧ (23) 


(ਮਹਾਨਕੋਸ਼ ਇਥੇ 'ਧਿਆਈ” ਦੇ ਅਰਥ 'ਧਿਆਨ 
ਵਿਚ ਮਗਨ” ਕਰਦਾ ਹੈ) 
“ਸਾ ਮਤਿ ਦੀਜੈ ਜਿਤੁ ਤੁਧੁ ਧਿਆਇ। ” (ਸਿਮਰਾਂ, 
` ਯਾਦ ਕਰਾਂ) -- ਮਾਝ ੫, ੧੯, ੪ : ੨ (100) 
ਰੋਰ ਰੂਪ -- ਧਿਆਈ” - 
“ਮਨ ਤਨ ਅੰਤਰਿ ਤੁਝੈ ਧਿਆਛ'3।” 
(ਧਿਆਵਾਂ, ਸਿਮਰਾਂ, ਯਾਂਦ ਕਰਾਂ) 


-= ਆਸਾ ੫, ੬੦, ੩ : ੧ (386) 


- ਸਿਰੀ ੩, ੩੪, ੧ : ੪ (26) 
ਧਿਆਈਜੈ -- ਧਿਆਉਣਾ ਚਾਹੀਦਾ ਹੈ 


1320 





ਧਿਆਨਾ 
“ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ। ” 
-- ਰਾਮ ੫, ਅਸ ੧, ੬ : ੪ (913) 
ਧਿਆਏ -- ਸਿਮਰੇ, ਯਾਦ ਕਰੇ, ਧਿਆਨ/ਚਿੰਤਨ 
ਵਿਚ ਲਿਆਵੇ 


ਧਿਆਏ। ” -- ਸਿਰੀ ੪, ਛੰਤ ੧, ੧ : ੩ (78) 
ਹੋਰ ਰੂਪ - ਧਿਆਂਏ -- 
“ਹਰਿ ਜਨ ਰਾਮ ਰਾਮ ਰਾਮ ਧਿਆਂਏ। ” 


-- ਸਾਰ ੫, ੨੩, ੧" 
ਧਿਆਹਾ -- ਧਿਆਓ, ਸਿਮਰੋ 
“ਹਰਿ ਹਰਿ ਨਾਮੁ ਦਇਆਲੁ ਧਿਆਹਾ। ” 

-- ਜੈਤ ੪, ੮, ੨ : ੧ (698) 

“ਜਿਉ ਤੁਧੁ ਭਾਵੈ ਤਿਉ ਤੂ ਰਾਖਹਿ ਗੁਰਮੁਖਿ ਨਾਮੁ 
ਧਿਆਹਾ ਹੇ।” (ਧਿਆਇਆ ਜਾਂਦਾ ਹੈ) 


- ਮਾਰੁ ੩, ਸੋਲਾ ੧੦, ੧੫ : ੩ (1054) 


- ੧ (12068) 


-- ਗਉ ੪, ਵਾਰ ੪ : ੪ (302) 


। ਧਿਆਤਿ -- ਧਿਆਉਂਦਾ/ਯਾਦ ਕਰਦਾ/ਸਿਮਰਦਾ 


ਹੈ 
“ਜੋ ਜੋ ਰਚਿਓ ਸੁ ਤਿਸਹਿ ਧਿਆਤਿ।” 
-- ਗਉ ੫, ਸੁਖ ੨੨, ੩ : ੬ (292) 
ਧਿਆਨ -- 1. ਸੁਰਤ, ਬਿਰਤੀ 
'ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ 
ਬ਼ਿਭੂਤਿ।” ` <- ਜਪੁ ੧, ੨੮ : ੧ (6) 
“ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ” (ਸੁਰਤ 
ਜੋੜਨੀ) _ -- ਗਉ ੫, ਸੁਖ ੧੬, ੫ : ੪ (284) 
ਹੋਰ ਰੂਪ -- ਧਿਆਨੰ -- 
ਮਹਿ ਗਿਆਨ ਧਿਆਨੰ। ” 
- ਸੋਰ ੧, ਅਸ ੧, ੮ : ੧ (635) 
2. ਖਿਆਲ 
“ਮਨ ਆਠ ਪਹਰ ਕਰਿ ਤਿਸ ਕਾ ਧਿਆਨ। ” 
- ਗਉ ੫, ਸੁਖ ੬, ਪ : ੨ (270) 
ਧਿਆਨਾ -- ਸੁਰਤ, ਬਿਰਤੀ, ਗਿਆਨ 
“ਬਗ ਜਿਉ ਲਾਇ ਬਹੈ ਨਿਤ ਧਿਆਨਾ। ” 


- ਗਉ ੩, ਅਸ ੨, ੬ : ੨ (230) 





ਹੋਰ ਰੂਪ -- ਧਿਆਨਾਂ -- 
“ਆਪੇ ਰੂਪ ਦਿਖਾਲਦਾ ਆਪੇ ਲਾਇ 
ਧਿਆਨਾਂ। ” 
-- ਬਿਹ' ੪, ਵਾਰ ੧੯ : ੨ (556) 
ਧਿਆਨਾਨਾਂ -- ਧਿਆਨ, ਸੁਰਤ, ਬਿਰਤੀ 
“ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ 
ਮੰਡਲ`ਮਹਿ ਧਿਆਨਾਨਾਂ। ” 
-- ਗਉ ਕਬ, ੭੪, ੧ : ੧ (339) 
ਧਿਆਨਿ -- ਧਿਆਨ ਵਿਚ, ਯਾਦ ਵਿਚ 
“ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ 
ਲਿਵ ਲਾਗਾ। ” 
-- ਸਿਰੀ ੧, ਪਹ ੧, ੧ : ੩ (74) 
“ਰਸਿ ਰਸਿਆ ਹਰਿਆ ਸਦਾ ਪਕੈ ਕਰਮਿ 
ਧਿਆਨਿ।” (ਧਿਆਨ ਦੁਆਰਾ) 
-- ਮਾਝ ੧, ਵਾਰ ੨੦ਸ, ੧, ੧ : ੨ (147) 
ਧਿਆਨੀ -- ਧਿਆਨ/ਸੁਰਤ ਲਾਉਣ ਵਾਲਾ, 
ਧਿਆਨ ਵਿਚ ਲਗਾ ਹੋਇਆ 
“ਗਿਆਨੀ ਧਿਆਨੀ ਗੁਰ ਗੁਰਹਾਈ। ” 
-- ਆਸਾ ੧, ਸੋਦ ੨, ੨ : ੩ (9) 
“ਜੋ ਇਸ ਮਾਰੇ ਸੁ ਸਹਜ ਧਿਆਨੀ। ” (ਅਸਲ 
ਧਿਆਨ ਵਾਲਾ) 
-- ਗਉਂ ੫, ਅਸ ੫, ੫ : ੪ (236) 
“ਗਰਭ ਕੁੰਡਲ ਮਹਿ ਉਰਧ ਧਿਆਨੀ। ” (ਧਿਆਨ 
ਵਿਚ ਬੈਠਾ)- ਮਾਰੂ ੧, ਸੋਲਾ ੭, ੫ : ੧ (1027) 
ਹੋਰ ਰੂਪ -- ਧਿਆਨੀਆਂ -- 
“ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ 
ਤੁਧੁਨੋ ਤੋਲੈ। ” 
ਰ੍ - ਮਾਰੂ ੫, ਵਾਰ ੨੩ : ੨ (1102) 
ਧਿਆਨੁ -- ।. ਸੁਰਤ, ਬਿਰਤੀ 
“ਸੁਣਿਐ ਲਾਗੈ ਸਹਜਿ ਧਿਆਨੁ । ” 


- ਜਪੁ ੧, ੧੦ :8 (3) 


2. ਚਿੰਤਨ 
“ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ।” 
_ -- ਆਸਾ ੧, ਅਸ ੬, ੧: ੧(414) 
ਧਿਆਨੇ -- ਧਿਆਨ/ਸੁਰਤ ਵਾਲਾ 
"ਗੁਰ ਬਚਨੀ ਮਨੁ ਸਹਜ ਧਿਆਨੇ। ” 
-- ਬਿਲਾ ੧, ੪, ੧ : ੧ (796) 


1321 











ਧਿਆਨੋ -- ਧਿਆਨ, ਸੁਰਤਿ, ਬਿਰਤੀ 
“ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ 
ਧਿਆਨੋ। ” - ਸੂਹੀ ੫, ਛੰਤ ੧, ੩ : ੫ (777) 
ਧਿਆਯਉ -- ਧਿਆਇਆ, ਧਿਆਨ ਵਿਚ 
ਲਿਆਂਦਾ, ਚਿੰਤਨ ਕੀਤਾ, 
ਰੱ ਸਿਮਰਿਆ 
“ਅਬਿਨਾਸੀ ਅਬਿਗਤੁ ਧਿਆਯਉ। ” 

-- ਸਵ ੪, ਕਲ ੧ : ੬ (1396) 
ਧਿਆਵਉ -- ਧਿਆਨ ਕਰੇ, ਚਿੰਤਨ ਕਰਾਂ, ਸਿਮਰਾਂ 
“ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ। ” 

- ਮਾਝ ੫, ੨੪, ੧: ੧(101) 
ਧਿਆਵਈ -- ਧਿਆਉਂਦਾ/ਚਿੰਤਨ/ਧਿਆਨ ਵਿਚ 
ਲਿਆਉਂਦਾ ਹੈ 
“ਜਿਸੁ ਹਰਿ ਹੋਇ ਕ੍ਰਿਪਾਲ ਸੋ ਨਾਮੁ ਧਿਆਵਈ। ” 


-- ਸੋਰ ੪, ਵਾਰ ੧੦ : ੪ (646) 


-- ਆਸਾ ੫. ਛੰਤ ੫, ੩ : ੪ (456) 


ਧਿਆਵਹ -- ਧਿਆਉਂਦੇ/ਧਿਆਨ ਵਿਚ ਲਿਆਉਂਦੇ 


ਹਾਂ 
“ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ 
ਅਭੈ ਪਦ ਦਾਤਾ।” 
- ਭੈਰ ਨਾਂਮ, ੯, ੫ : ੨ (1165) 
ਹੋਰ ਰੂਪ -- ਧਿਆਵਹਿ -- 
“ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ 
ਹਰਿ ਸਚੇ ਸਿੰਰਜਣਹਾਰਾ।” (ਸਿਮਰਦੇ/ 
ਧਿਆਉਂਦੇ ਹਨ) 


-- ਆਸਾ ੪, ਸੋਪੁ ੧, ੧ : ੨ (10) 


- ਮਾਰੂ ੫, ਵਾਰ ੩ : ੩ (1095) 


ਧਿਆਵਣਾ 1322 ਧਿਮਾਣੈ 








ਧਿਆਵਹੁ -- ।  ਅਧਾਰੈ।” - ਕਾਨ ੫, ੨੪, ੧" : ੨ (1302) 
“ਹਰਿ ਧਿਆਵਰਹੁ ਸੰਤਹੁ ਜੀ ਸਭਿ ਦੂਖ | ਹੋਰ ਰੂਪ - ਧਿਆਵਨ੍ਿ - __ 
ਵਿਸਾਰਣਹਾਰਾ।”” (ਸਿਮਰੋ) “ਜੋਗੀ ਸੁੰਨਿ ਧਿਆਵਨ੍ਿ ਜੇਤੇ ਅਲਖ ਨਾਮੁ 

- ਆਸਾ ੪, ਸੋਖੁ ੧, ੧ : ੪ (10) ਕਰਤਾਰੂ। (ਧਿਆਉਂਦੇ ਹਨ) 
ਧਿਆਵਹੇ -- ਰ੍ -ਆਸਾ੧, ਵਾਰ ੬ਸ, ੧, ੧ : ੫ (465) 
ਧਿਆਵਹੇ।  (ਸਿਮਰਦੇ ਹਨ) ੨94 ਹਲ ੨੮੨ ਦੀ ਸੀ 
- ਗਉ ੫, ਛੰਤ ੨, ੧ : ੪ (248) ਨਾਮੁ ਧਿਆਵਾ। ” 
ਧਿਆਵਣਾ -- ਧਿਆਨ/ਸੁਰਤ ਵਿਚ ਲਿਆਉਣਾ, - ਵਡ ੪, ੩, ੫ : ੧ (562) 
`_ ਸਿਮਰਨਾ ਧਿਆਵੀਐ -- ਧਿਆਈਐ, ਸਿਮਰੀਏ 
"ਜੀਅ ਜੰਤ ਸਰਬਤ ਨਾਉ ਤੇਰਾਂ ਧਿਆਵਣਾ।” | “ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ 
- ਸੋਰ ੪, ਵਾਰ ੨੫ : ੨ (652) ਤਾ ਨਾਮੁ ਧਿਆਵੀਐ ਰੇ।” 

ਹੋਰ ਰੂਪ -- ਧਿਆਵਣਿਆ -- - ਕੇਦਾ ੪, ੧, ੨ : ੧(1118) 
“ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵੈ -- ਸਿਮਰੇ, ਚਿਤ ਵਿਚ ਲਿਆਵੇ, 
ਧਿਆਵਣਿਆ।” “ਹਰਿ ਧਿਆਵੈ ਹਰਿ ਉਚਰੈਂ ਵਣਜਾਰਿਆ ਮਿਤਾ 

-- ਮਾਨ ੧, ਅਸ ੧, ੪ : ੩ (109) ਹਰਿ ਹਰਿ ਨਾਮੁ ਸਮਾਰਿ।” 
ਧਿਆਵਤ -- ਸਿਮਰਦਿਆਂ, ਧਿਆਨ ਵਿਚ - ਸਿਰੀ ੪, ਪਹ ੩, ੧ : ੨ (76) 
ਲਿਆਉਂਦਿਆਂ ਧਿਕਾਰੂ -- (ਸੰ. ਖਿਕਕ) ਤਿਰਸਕਾਰ, ਅਨਾਦਰ, 

"ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਬੁਰਾ ਭਲਾ ਕਹਿਣ,ਲਾਹਨਤ, ਫਿਟਕਾਰ 


ਨ ਹਾਰੇ।” -- ਗਉ ੫, ੧੩੮", ੩ : ੨ (210) “ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ 
ਧਿਆਵਨ -- ਸਿਮਰਨ, ਧਿਆਨ ਵਿਚ ਲਿਆਉਣਾ | _ ਪਾਇਆ।” _ - ਰਾਮ ੧. ੮, ੪:੧(878) 
“ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ । ਸਿਗੂ -- ਲਾਹਨਤ/ਫਿਟਕਾਰ ਹੈ 

ਸੰਗਿ।” __ -- ਧਨਾ ੫, ੩੫, ੧" : ੨ (680) “ਜੇ ਘਰਿ ਘਰਿ ਹੰਢੈ ਮੰਗਦਾ ਬਿਗੁ ਜੀਵਣੁ ਧਿਗੁ 
ਧਿਆਵਨਹਾਰ -- ਧਿਆਉਣ ਵਾਲਾ, ਸਿਮਰਨ ਵੇਸੁ।”- ਬਿਹਾ ੪, ਵਾਰ ੬, ੩, ੧ : ੨ (550) 


ਵਾਲਾ 

“ਨਾਮੁ ਸਤਿ ਸਤਿ ਧਿਆਵਨਹਾਰ। ” “ਹੋਵੈ ਪਰਵਾਣਾ ਕਰਹਿ ਬਿਡਾਣਾ ਕਲਿ ਲਖਣ 
- ਗਉ ੫. ਸੁਖ ੧੭, ੧ : ੪ (285) ਵੀਚਾਰਿ।” 

ਧਿਆਵਨ ਜੋਗ -- ਸਿਮਰਨ ਜੋਗ, ਧਿਆਨ ਵਿਚ _ - ਰਾਮ ੧, ਅਸ ੧, ੧“ : ੨ (902) 

ਲਿਆਏ ਜਾਣ ਦੇ ਲਾਇਕ ਹੋਰ ਰੁਪ -- ਧਿਛਾਣੈ -- 
“ਨਾਨਕ ਸਦਾ ਧਿਆਈਐ ਧਿਆਵਨ ਜੋਗ। ” “ਤਉ ਕੜੀਐ ਜੇ ਕਿਛੁ ਹੋਇ ਧਿਛਾਣੈ।” 
- ਗਉ ੫, ਸੁਖ ੬, ੧ : ੧੦ (269) - ਭੈਰ ੪, ੧੮, ੩.: ੨ (1140) 
ਰੋਰ ਰੂਪ -- ਧਿਆਵਨ ਜੋਗੁ -- ਧਿਮਾਣੈ -- ਧਿਆਨ ਵਿਚ, ਆਪਣੀ ਸੋਚ ਵਿਚ 
`_ “ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਗਲਤਾਨ 

ਧਿਆਵਨਜੋਗੂ। ” “ਮੁਖਿ ਬਿਮਾਫੈ ਧਨ ਖੜੀ ਗੁਰਮੁਖਿ ਆਖੀ ਦੇਖੁ।” ` 

- ਬਿਲਾਂ ੫, ੫੬, ੨ : ੧ (814) __ - ਮਾਰੂ ੧, ਅਸ ੩, ੫ : ੨ (1010) 

ਧਿਆਵਨੁ -- ਸਿਮਰਨ ਕਰਨ, ਧਿਆਉਣ (ਨੀਵਾਂ ਮੂੰਹ ਕਰਕੇ, ਉਦਾਸ ਸ਼ਕਲ ਵਿਚ (ਨਿਰਣੈ, 


“ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਦਰਪਣ) 


ਧਿਰਾਂ -- ਪੱਖ/ਤਰਫਦਾਰੀ ਕਰਨ ਵਾਲੇ, ਆਸਰਾ/ 
ਸਹਾਰਾ ਦੇਣ ਵਾਲੇ 
“ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ 
ਭੇ।” _ - ਗਉ ੪, ਵਾਰ ੩੨ : ੬ (317) 
ਧਿਰਿ -- ਪਾਸੇ 
“ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ । ” 
-- ਸਿਰੀ ੪, ਵਾਰ ੪ਸ, ੧, ੧ : ੮ (84) 
“ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ 
ਚਰਣੀ।” (ਵਲ) 
-- ਰਾਮ ੫, ਵਾਰ ੧੫ਪਸ, ੫, ੨ : ੧ (964) 


ਧੀ =- ਲੜਕੀ, ਬੇਟੀ 


“ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਥੀ ਖਾਇ। ” ੍ 


-- ਗਉ ੪, ੪2, ੧: ੨ (166) 

ਧੀਅ -- ਲੜਕੀ, ਬੇਟੀ 
“ਪੁਤੁ ਜਿਨੂਰਾ ਧੀਅ ਜਿਨੂੰਰੀ ਜੋਰੂ ਜਿੰਨਾ ਦਾ 

ਸਿਕਵਾਰੁ । ” 

-- ਸ਼ਿਹਾ ੪, ਵਾਰ ੨੦ਸ, ੧, ੧ : ੨ (556) 

ਹੋਰ ਰੂਪ -- ਧੀਆ -- 
“ਮਨਮੁਖੁ ਜਾਣੈ ਆਪਣੇ ਥੀਆ ਪੂਤ ਸੰਜੋਗੁ। ” 
-- ਸਿਰੀ ੧, ਅਸ ੧੫, ੩ : ੧ (63) 


. == ਮਲਾਂ ੧, ਵਾਰ ੧੭ : ੫ (1285) 


ਹੋਰ ਰੁਪ -- ਧੀਜਏ -- 


“ਤੁਧੁ ਬਾਝ ਇਕੁ ਤਿਲੁ ਰਹਿ ਨ ਸਾਕਾ ਕਹਿਣ 


ਸੁਨਣਿ ਨ ਧੀਜਏ।” 
ਰ -- ਆਸਾ ੧, ਛੰਤ ੧, ੨ : ੫ (436) 
ਧੀਜੀਐ -- ਧੀਰਜ ਫੜੀਏ 
“ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ 
_ਨ ਧੀਜੀਐ। ” 
`-- ਬਿਹਾ ੫, ਛੰਤ ੨, 2 : ੩ (543) 
ਧੀਜੈ -- ਕਰੇ, ਧਰੇ 
“ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ।” 
``- ਰਾਮ'੧, ਅਸ ੫, ੪ : ੧ (905) 
“ਹਰਿ ਦਰਸਨ ਕੈ ਜਨ ਮੁਕਤਿ ਨ ਮਾਂਗਹਿ, ਮਿਲਿ 
ਦਰਸਨ ਤ੍ਰਿਪਤਿ ਮਨੁ ਧੀਜੈ। ” 


-- ਕਲਿ ੪, ਅਸ ੨, ੧ : ੨ (1324) 





“ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ 
ਕਰਮੁ ਭਉ ਧੀਠਾ ਜੀਉ।” 
- ਮਾਝ ੫, ੪੯, ੪ : ੩ (109) 
2. ਢੀਠ, ਨਿਰਲਜ 
ਪਿਸ ਗੜ ਮਤਿ ਜਰ ਰਾਮ ਜਾਬ ਚ (ਛੇ , 
ਸਾਦੁ ਨ ਪਾਵੈ ਧੀਠਾ।” 
- ਗਉ ੪, ੬੧,੧:੧4171) 
ਧੀਨ -- ਅਧੀਨ, ਤਾਬਿਆਦਾਰ 
“ਤਿਸ-ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ 
ਤਿਸ ਹੀ ਕੋ ਧੀਨ।” 


'ਦੈੱਡੀ 'ਖ.20.,.2 ; 2 [72161 
ਧੀਰ -- ।. ਧੀਰਜ, ਸ਼ਾਂਤੀ, ਟਿਕਾਉ 
“ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ।” 
- ਸਿਰੀ ਵ, ਅਸ ੨੫, ੧ : ੩ (69) 
(ਮਹਾਨਕੋਸ਼ ਅਰਥ “ਧੀਰਜਵਾਲਾ” ਕਰਦਾ ਹੈ) 
2. ਧੀਰਤ੍ਰ, ਧੀਰਜ ਦਾ ਭਾਵ 
“ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ।”” 
=> ਬਿਲਾ ੫, 2੨, ੨ ! ੨ (819) 
3. ਧੀਰਜ ਵਾਨ 
“ਸਾ ਮਤਿ ਨਿਰਮਲ ਕਹੀਅਤ ਧੀਰ।” (ਭਾਵ 
ਪਕੀ, ਚ੍ਰਿੜ) 
-- ਗਉ ੫, ੧੬੧, ੧ : ੧ (198) 
“ਖਲ ਮੁਗਧ ਮੂੜ ਕਟਾਖ੍ਹ ਸ੍ਰੀਧਰ ਭਏ ਗੁਣ ਮਤਿ 
``ਧੀਰ। ”-- ਗੁਜ ੫, ਅਸ ੨, ੬ : ੨ (508) 
“ਤੁਮ ਗੰਭੀਰ ਥੀਫ ਉਪਕਾਰੀ ਹਮ ਕਿਆ ਬਪੁਰੇ 
ਜੰਤਰੀਆ। ”-- ਸਾਰ ੫, ੪੫, ੨ : ੧ (1213) 
4. ਧੀਰਜ/ਹੌਂਸਲਾ ਦੇਣ ਵਾਲੀ __ 
“ਮਿਲੁ ਮਿਲੁ 'ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ 
ਸਤਿਗੁਰ ਕੀ ਮਤਿ ਥੀਰ।” 
-- ਗੋਂਡ ੫, ੬, ੩ : 1 (8669 
5. ਠਹਿਰ/ਟਿਕ ਸਕਨਾ 
` “ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ।” 
-- ਰਾਮ ੧, ਓਅੰ ੪੪ : ੨ (936) 
-- ਸਲੋ ਫਰੀਦ, ੧੯੬ : ੧ (1382) 






6. ਆਸਰਾ, ਹੌਂਸਲਾ “ਲਾਲਿ ਰਤਾ ਮੇਰਾ ਮਨੁ ਧੀਰਾ।” 





" (ਧੀਰਜਵਾਨ 





“ਜਾ ਕਉਂ ਭਈ ਤੁਮਾਰੀ ਧੀਰ।” ਹੋਇਆ, ਟਿਕ ਗਿਆ) 
- ਨਟ ੫, ੩, ੧“ : ੧ (978) - ਆਸਾਂ ੧, ੧੭, ੩ : ੪ (354) 
“ਜੈਸੀ ਦਾਸੇ ਧੀਰ ਮੀਰ।” 2. ਧੀਰਜ, ਚਿਲਾਸਹ 


- ਬਸੰ੫,੬,੧:੩(1181) 
ਧੀਰਉ -- ਧੀਰਜ ਆਉਣੀ, ਸ਼ਾਂਤੀ ਵਿਚ ਆਉਣਾ 
“ਧੀਰਉ ਸੁਨਿ ਧੀਰਉ ਪ੍ਰਭ ਕਉ।” 
ਰ - ਜੈਤ ੫, ੩, ੧੧ (700) 
ਧੀਰਏ -- ਧੀਰਜ ਫੜੇ 
''ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ 
ਧੀਰਏ।  -- ਗਉ ੫, ਛੰਤ ੧, ੨ : ੩ (247) 
ਧੀਰਹਿ -- ਧੀਰਜ ਕਰਦੇ, ਧੀਰਜ ਵਿਚ ਆਉਂਦੇ 


“ਕਾਲੂ ਨ ਛੋਡੇ ਬਿਨੁ ਸਤਿਗੁਰ ਕੀ ਥੀਰਾ।” 
- ਗਉ ੧, ਅਸ ੧੪, ੭ : ੩ (217) 
3. ਧੀਰਜਵਾਨ, ਧੀਰਜਵਾਲਾ 
“ਨੀਚਿ ਨੀਚਿ ਮਨੁ ਕੀਆ ਧੀਰਾ।” 
- ਗਉ ਕਬ, ਬ਼ਾਅ ੧੮ : ੨ (341) 
4. ਕਾਇਮ ਰਹਿਣ ਵਾਲਾ, ਸਥਿਰ ਰਹਿਣ ਵਾਲਾ 
“ਗੁਰ ਪਰਸਾਦੀ ਪਾਈਐ ਨਿਹਚਲ ਧਨੁ 
ਧੀਰਾ।” (ਧੀਰਜ ਵਾਲਾ ਭਾਵ ਕਾਇਮ 


ਭਾਵ ਚੁਪ ਕਰਦੇ ਰਹਿਣ ਵਾਲਾ ਧਨ) 
“ਪੜੇ ਰੇ ਸਗਲ ਬੇਦ ਨਹ ਚੁਕੈ ਮਨ ਭੇਦ ਇਕੂ - ਗੁਜ ੩, ਵਾਰ ੭ : ੩ (511) 
_ਖਿਨੂ ਨ ਧੀਰਹਿ ਮੇਰੇ ਘਰ ਕੇ ਪੰਚਾ।” “ਧਰਮ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ 
: _-= ਨਾ ੫. ਅਸ ੧, ੩ : ੧ (687) ਤਗੈ।” (ਕਲਜੁਗ ਵਿਚ ਧਰਮ ਹੀ ਕਾਇਮ 
ਧੀਰਕ -- ਧੀਰਜ, ਹੌਂਸਲਾ ਬਨ੍ਹਾਣਾ | ਰਹਿੰਦਾ ਹੈ) 
“ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ।” ਰ੍ - ਮਾਰੂ ੫, ਵਾਰ ੧੧ : ੨ (1098) 
- ਆਸਾ ੧, ੩, ੧ : ੨ (349) | ਧੀਰਿ -- ਧੀਰਜ ਦ ਆਰਾ 


“ਜਾ ਕੀ ਧੀਰਕ ਇਸੁ ਮਨਹਿ ਸਧਾਰੇ। ” (ਧੀਰਜ) 
- ਸੂਹੀ ੫, ੧੩, ੩ : ੨ (739) 
ਧੀਰਜ - ਸ਼ਾਂਤੀ, ਟਿਕਾਉ 


“ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ।” 


_- ਆਸਾਂ ੩, ਅਸ ੩੬, ੬ : ੨ (429) 


“ਧੀਰਜ ਮਨਿ ਭਏ ਹਾਂ।” ਧੀਰਿਓ -- ਟਿਕਿਆ ਹੈ 
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ 
ਦਿ ਰਿ ਅਹੰਕਾਰਾ। ” ਮਾਰੂ ੫, ੪, ੧ : ੧ (999) 
ਹੋਰ ਰੂਪ -- ਧੀਰਜੁ -- __ ਮਾਡੂ ੫) 9, ੧ : ੧ (99 
ਦੀ ਟਿਕਾਓ ਵਾਲੀ ਅਵਸਥਾ) __ ਵਿਚ ਆਇਆ 
-- ਜਪੁ ੧, ੩੮ : ੧(੪) | 'ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ।” 
“ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ - ਆਸਾ ਫਰ, ੨, ੪ : ੧ (488) 


ਧੀਰੀਐ -- ਧੀਰਜ ਫੜੀਏ, ਹੋਂਸਲੇ ਵਿਚ ਆਵੀਏ 
“ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ। ” 
``-- ਗਉ ੫, ਵਾਰ ੧੬ਸ, ੫, ੨ : ੨ (322) ` 
ਧੀਰੀਜੈ -- ਧੀਰਜ ਕਰਦੀਆਂ, ਸਾਂਤੀ/ਟਿਕਾਓ ਵਿਚ 
“ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ 
ਨਾ ਧੀਰੀਂਜੈ। ” 
- ਜੈਤ ੫, ਛੰਤ ੧, ੧ : ੪ (703) 


ਪਾਇਆ। ” (ਸ਼ਾਂਤੀ, ਟਿਕਾਓ) 
- ਗਉਂ ੫, ੧੨੫, ੩ : ੧ (206) 
ਧੀਰਨਿ -- ਧੀਰਜ/ਸਬਰ ਕਰਨ 
ਬਿਛੋਹੁ।” __-- ਮਾਝ ੫, ਬਾਰਾ ੩ : ੧ (33) 
ਧੀਰਾ -- ਧੀਰਜਵਾਨ/ਧੀਰਜ ਵਾਲਾ ਹੋਇਆ 
“ਤਿਸਹਿ ਅਰਾਧਿ ਮੇਰਾ ਮਨੁ ਧੀਰਾ।” 
- ਮਾਝ ੫, ੧੧੨, ੧ : ੨ (202) 


ਧੀਰੁ 


1325 


ਧੁੰਧੁਕਾਰੇ 





ਧੀਰੁ - ।. ਧੀਰਜਵਾਨ, ਧੀਰਜਵਾਲਾ 
“ਜਾਤਿ ਜੁਲਾਹਾ ਮਤਿ ਕਾ ਥੀਰੁ। ” 
-- ਗਉ ਕਬ, ੨੬, ੩ : ੧ (328) 
2, ਸਹਾਰਾ 
“ਧ੍ਰੰਮ ਧੀਰੂ ਗੁਰਮਤਿ ਗਭੀਰੁ ਪਰ ਦੁਖ 
ਬਿਸਾਰਣੁ। ” 
-- ਸਵ ੫, ਕਲ ੭ : ੧ (1407) 
ਧੀਰੇ -- ਧੀਰਜ ਵਿਚ ਆਉਂਦਾ, ਟਿਕਦਾ, ਸ਼ਾਂਤ 
ਹੁੰਦਾ 
“ਹਰਿ ਜਪਿ ਜਪੇ ਮਨੁ ਧੀਰੇ।” 
- -- ਮਾਝ ੫, ਅਸ ੩੯, ੧: ੧ (132) 
ਧੀਰੇਉ -- ਧੀਰਜ ਪਕੜੇ, ਟਿਕਾਓ/ਸ਼ਾਂਤੀ ਵਿਚ 


ਆਵੇ 
“ਸਾ ਧਨ ਢੋਈ ਨ ਲਹੈ ਵਾਢੀ ਕਿਉਂ ਧੀਰੇਉ।” 


੨ ਨਾੜ ਅਸ ੯, ੧ : - ੨ (1014) 


ਧੀਰੈ -- ਧੀਰਜ ਫੜਦਾ 
“ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ।”” 
- ਆਸਾਂ ੫, ੧੧, ੧” : ੧ (373) 


“ਕਿਨ ਬਿਧਿ ਹੀਅਰੋ ਧੀਰੈ ਨਿਮਾਨੋ।” (ਧੀਰਜ 
ਪਕੜੇ, ਹੌਂਸਲਾ ਕਰੇ) 
- ਸੂਹੀ ੫, ੫, ੧" 
ਧੀਰੋਦਿ -- ਧੀਰਜ ਆਉਣਾ 


28 ੧ 737) 


“ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ।” 


- ਮਾਰੂ ੫, ਵਾਰ ੧੮ਸ, ੫, ੩ : ੨ (1100) 
ਧੁਹਿ -- ਠੱਗ/ਧੋਖਾ ਦੇ ਗਈ, ਧ੍ਰੋਹ ਕਮਾ ਗਈ 
ਪਛੁਤਾਇਆ। ” 


-- ਸਾਰ ੪, ਵਾਰ ੨੧: ੪ (1245) | 


ਧੁਹੈ -- ਧ੍ਰੋਹ ਕਰਦਾ, ਧੋਖਾ ਦੇਂਦਾ 

“ਅੰਤਿ ਕਾਲਿ ਤਿਥੈ ਧੂਹੈ ਜਿਥੈ ਹਥੁ ਨ ਪਾਇ।” 
-- ਸਲੋ ੩, ੪੦ : ੨ (1417) 

ਧੁਕਣੁ -- ਦੌੜਣਾ, ਛਾਲਾਂ ਮਾਰਨਾ 

“ਫਰੀਦਾ ਕੋਠੇ ਯੁਕਣੁ ਕੇਤੜਾ ਪਿਰ ਨੀਦੜੀ 

ਨਿਵਾਰਿ। ” __-- ਸਲੋ ਫਰ, ੫੬ : ੧ (1380) 

ਧੁਖਾਂ -- ਸੁਲਗਣਾ, ਹੌਲੀ ਹੌਲੀ ਬਲਣਾ 

“ਥੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹਾ ਮਾ ਪਿਰੀ। ” 
-- ਸਲੋ ਫਰ, ੮੭ : ੨ (1382) 








ਧੁਖਿ - ਜਲਣ ਮਹਿਸੂਸ ਕਰ ਕੇ, ਭਾਵ ਥਕ ਕੇ 
“ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ 
ਪਾਸ।” -- ਸਲੋ ਫਰ, ੨੧ : ੧ (1378) 

ਧੁਖੀ -- ਧੁਖਦੀ, ਬਲਦੀ 
“ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ 
ਅੰਤਰਿ ਥੁਖੀ। ”-- ਸੋਰ ੫, ੩੦, ੨ : ੧ (617) 

ਧੁਖੁ -- ਧੁਖਣਾ, ਤਪਣਾ 
“ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ 

ਫਿਰਿ ਗਰਭ ਨ ਧੁਖੁ ।” 
- ਇਛ... 22. $ ੮੨ (8੬) 


ਧੁਜਾ -- ਝੰਡਾ 
ਬੀਣਾ।” -- ਸਵ ੩, 2 : ੨ (1393) 
ਧੁਣੈ -- ਹਿਲਾਏ 


“ਹਾਥ ਪਛੋੜੈ ਸਿਰੁ ਧੁਛੈ ਜਬ ਰੈਣਿ ਵਿਹਾਣੀ।” 
(ਪਛਤਾਵੇ ਵਿਚ ਸਿਰ ਹਿਲਾਵੈ) 

- ਤਿਲੰ ੧, ਅਸ ੧,੨:੨ (725) 
ਧੁੰਧਰਾਵਾ - ਉਜਾੜ ਦਿੱਤਾ, ਧੂੜ ਉਡਾ ਦਿੱਤੀ 
“ਇਨ੍ਹ ਮੁੰਡੀਅਨ ਮੇਰਾ ਘਰੁ ਧੁੰਧਰਾਵਾ।” 

-- ਆਸਾ ਕਬ, ੩੩, ੧" : ੧ (484) 
ਧੁੰਧਲਾ -- ਧੁੰਧ ਰੰਗਾ, ਦੁਧੀਆ ਕਾਸ਼ਨੀ 
“ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ । 
ਨਾਨਕ ਲਾਲੋ ਲਾਲੂ ਹੈ ਸਚੈ ਰਤਾ ਸਚੁ।” 
= ਮਨੂ ੩, ਛਾਜ ਓਸ. ੧. ੧੨੧ ੧1082) 
ਧੁੰਧਿ -- ਇਕ ਨੇਤ੍ਰ ਰੋਗ ਜਿਸ ਕਾਰਨ ਧੁੰਧਲਾ 


ਨਜ਼ਰ ਆਉਂਦਾ ਹੈ 
“ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ 
ਜਾਨੀ।” ___-- ਭੈਰ ੧, ੪, ੧: ੨ (1126) 
ਧੁੰਧੂਕਾਰਾ -- (ਸੰ. ਦਗੂਰਸ੍) ਹਨੇਰਾ 
“ਅਰਬਦ ਨਰਬਦ ਧੁੰਧੂਕਾਰਾ। ” 

- ਮਾਰੂ ੧, ਸੋਲਾ ੧੫, ੧ : ੧ (1035) 
ਧੁੰਧੂਕਾਰਿ - ਹਨੇਰੇ ਵਿਚ 
“ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ 
ਹੈਂ।” __-- ਮਾਰੂ ੧, ਸੋਲਾ ੭, ੧ : ੩ (1026) 
ਧੁੰਧੂਕਾਰੇ -- ਹਨੇਰੇ ਵਿਚ 
“ਖੇਲੁ ਤਮਾਸਾ ਧੁੰਧੂਕਾਰੇ।” 


- ਮਾਰੂ ੧, ਸੋਲਾ ੩, ੯ : ੨ (1023) 





ਹੋਰ ਰੂਪ -- ਧੁੰਧੂਕਾਰੈ -- 
“ਕੇਤੜਿਆ ਜੁਗ ਥੂੰਧੂਕਾਂਰੈ। ” (ਹਨੇਰੇ ਵਿਚ) 


- ਮਾਰੂ ੧, ਸੋਲਾ ੪, ੨ : ੧ (1023) 


ਧੁਨਿਕਾਰ -- ਇਕਰਸ ਧੁਨੀ 

“ਪੰਚ ਸਬਦ ਬੁਨਿਕਾਰ ਧੁਨਿ ਤਹ ਬਾਜੈ ਸਬਦੁ 
ਨੀਸਾਣੁ।” 

- ਮਲਾ ੧, ਵਾਰ ੨੭ਸ, ੭, ੧ : ੨ (1291) 


“ਏਕੈ ਪਰਗਟੁ ਏਕੈ ਗੁਪੰਤਾ ਏਕੈ ਥੁੰਯੂਕਾਰੋ।” | ਧੂਨਿਤ -- ਅਲਾਪਿਆ/ਵਜਾਇਆ ਹੋਇਆ 


੧੫ 


(ਧੁੰਧੂਕਾਰ ਅਵਸਥਾ ਵਿਚ) “ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ 

- ਸਾਰ ੫, ੫੪, ੨ : ੧ (1215) ਮੁਨੀ।” - ਭੈਰ ੫, ੫੭, ੧ : ੨ (1153) 

ਧੁਨਾਂ -- ਧੁਨੀ, ਨਾਦ _ ਧੁਨੀ -- ।. ਨਾਦ, ਸੰਗੀਤ 

“ਹਰਿ ਕੀਰਤਨ ਮਹਿ ਊਤਮ ਧੁਨਾ।” “ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ 
-- ਬਸੰ ੫, ੮, ੪ : ੩ (1182) ਪਾਇ।” _ ` - ਸਿਰੀ ੪, ੭੦, ੩ : ੩ (42) 

ਧੁਨਿ -- 1. ਧੁਨੀ, ਨਾਦ, ਸੁਰ 2. ਅਲਾਪੀ, ਗਾਈ 

“ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ “ਸੋਰਠਿ ਗੋਂਡ ਮਲਾਰੀ ਧੁਨੀ।” 

ਨੀਸਾਣੂ।” __-- ਸਿਰੀ ੧, ੨੨, ੪ : ੩ (22) - ਰਾਂਗੁ ੧ : ੫੧ (1430) 


“ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ।” | ਸੁਨੀਐ -- ।. ਵਜਾਈ ਦੇ (ਕੇਵਲ ਸ਼ਬਦਾਰਥ) 


` ਵੱਡੇ ਤੋ, ਅਸ ੧, ੧ : ੧ (264) | “ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ _ 


2. ਸ਼ਬਦ ਧੁਲੀਐ ਰਾਮ।” 

“ਗਿਆਨੁ ਧਿਆਨੁ ਧੁਲਿ ਜਾਣੀਐ ਅਕਬੁ ਕਹਾਵੈ - ਸੂਹੀ ੫, ਛੰਤ ੯, ੪ : ੨ (783) 
ਸੋਇ।” (ਗਿਆਨ ਧਿਆਨ ਗੁਰੂ ਦੇ ਸਬਦ (“ਨਿਰੜੈ” ਤੇ ਦਰਪਣ ਇਸ ਦੇ ਅਰਥ 'ਪਧੂਨੀ” 
ਤੋਂ ਹੀ ਜਾਣੇ ਜਾਂਦੇ ਹਨ) ਰੱ ਹੀ ਕਰਦੇ ਹਨ) 

- ਸਿਰੀ ੧, ਅਸ ੧੦, ੨ : ੧ (59) 2. ਧੁਨੀ ਵਾਲਾ, ਸੁਰ ਵਾਲਾ 
3. ਲਗਨ, ਚਾਓ “ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ 

400 ਸੋਹਿਲੜਾ।” 

ਨਹੀ ਬੂਝੈ।” - ਰਾਮ ੫, ਛੰਤ ੧, ੪ : ੨ (924) 


- ਸਿਰੀ ਬੇਣੀ, ੧, ੫ : ੧ (93) ਮਨੋਂ =- ਉਚਾਰਣ ਕੀਤੇ 
“ਸਹਜ ਸਮਾਧਿ ਧੁਨਿ ਗਹਿਰ ਗੰਭੀਰਾ।” “ਨਹੀ ਤਲਿ ਗੋਬਿਦ ਨਾਮ ਥਨੇ।” 


90 _- ਸਾਰ ੫, ੧੩੧, ੧ : ੩ (1229) 
` ਰਾਮ ੫. ੨੬, ੨ : ੨ (691) | ਸਨੈ -- ਧਨੀ 
੬੦004 40. ਹ “ਜਾਸੁ ਜਪਤ ਸੁਣਿ ਅਨਹਤ ਥੁਨੈ।” 
ਪਿ 2 ਜਿਤਾ ਚੂਕ - ਗਉ ੧, ਅਸ ੨, ੭ : ੨ (236) 
ਕਾਇਆ ਤੇਰੀ। ਧੁੰਮਸ =- ਸ਼ੋਰ, ਰੌਲਾ ਰ 


ਰਾ “ਬਾਰਿ ਵਿਡਾਨੜੈ ੁੰਮਸ ਬੁੰਮਸ ਕੂਕਾ ਪਈਆ 


5. ਆਵਾਜ਼ ਰ੍ ਰਾਹੀ।” 
ਆਗਾਜਾ।” (ਆਵਾਜ ਖੁਗਟ ਹੁੰਦੀ ਹੈ) ਰ ` ਗੂਜ ੫, ਵਾਰ ੧੦ਸ, ੫. ੧ : ੧ (520) 
੭ ਧੁਰ -- ।. ਪ੍ਰਧਾਨ ਸਥਾਨ ਮੁਖ ਸਥਾਨ, ਕੇਂਦਰ 
-- ਰਾਮ ੫, ੭, ੧ : ੨ (884) ਨੀ 
6. ਭਾਵ ਉਚਾਰਨਾ, ਧੁਨੀ ਦੇਣੀ __ ਭਾਵ ਵਾਹਿਗੁਰੂ ਦੇ ਦਰੋਂ ਘਰੋਂ 
“ਅਨਿਕ ਬ੍ਰਹਮੇ ਜਾ ਕੇ ਬੇਦ ਯੁਨਿ ਕਰਹਿ।” | _'ਪੌਂਭਂ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ 


- ; ੨ (25 
-- ਸਾਰ ੫, ਅਸ ੨, ੩ : ੧ (1235) ਪਰਗਾਸੁ । ਗਉ ੫, ਬਾਅ ੩੫ : ੨ (257) 





“ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ।” 

₹-' ਗੂਜ ੫, ਵਾਰ ੧੧ : ੨ (521) 
“ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ 
ਪਇਆ ਸੰਜੋਗੂ।” (ਦਰਗਾਹੋ) 


“ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ। ” 
(ਪ੍ਰਭੁ ਦੇ ਦਰ ਤੋਂ) 

___ -- ਆਸਾ ੧, ਅਸ ੧੭, ੭ : ੧ (420) 

“ਧੁਰ ਕੀ ਬਾਣੀ ਆਈ।”” (ਹਰੀ ਦੀ ਦਰਗਾਹ 








ਤੋਂ) -- ਸੋਰ ੫, 2੭, ੨ : ੧ (628). -- ਸੋਰ ੫, ਅਸ ੨, ੩ : ੪ (641) 
2. ਆਰੰਭ, ਆਦਿ ਧਵੀਜੈ -- ਧੁਆਓ, ਧੁਆਈਜੇ 
“ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ। ” “ਰਾਮਾਂ ਹੈ ਸਾਧ 'ਚਰਨ ਬਵੀਸੈ।” 
(ਦੀ ਰਸੀ ਨ - ਕਲਿ ੪, ਅਸ ੫, ੧" : ੧(!419) 
-" ਘ. ੨੮,7੧2 807 
ਧੁਰਹ -- ਧੁਰ ਤੋਂ ਹੂ ਲੇ [ਭੂ= ॥.ਬੂਹ ॥ 
ਟੀ “ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਯੂ ਉਪਦੇਸ। ” 
“ਸੁਰਿ ਨਰ ਸਾਧਿਕ ਸਿਧ ਸਿਖ ਸੋਵਤ ਯੁਰਰ ਰੇ 
- ਜਪੁ ੧, ੩੫ : ੫ (7) 
ਧੁਰੂ।” -- ਸਵ ੪, ਸਲ ੨ : ੨ (1406) 


ਹੋਰ ਰੂਪ -- ਧੁਰਹੁ -- ਵਿ 


“ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ “ਕਲਿ ਵਿਚਿ ਯੂ ਅੰਧਾਰੂ ਸਾ ਚੜਿਆ ਰੈ ਭਾਣੂ।” 
ਬਿਲਲਾਇ। ” (ਧੁਰ ਤੋਂ, ਦਰਗਾਹ ਤੋਂ) - ਰਾਮ ਬਸ, ੬ : ੮ (968) 

-- ਸਿਰੀ ੧, ਅਸ ੧੨, ੨ : ੩ (60) ਧੂਉ -- ਧੂੰਆ 
ਧੁਰੰਧਰੁ -- ਧੂੜੀ ਧਾਰਨ ਕਰਨ ਵਾਲਾ ਭਾਗ ਜੋਗੀ “ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ।” 


“ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਨ” ਸਿਰੀ, ੧੪, ੧ : ੨ (19) 
ਪਾਗੈ।”__-- ਸਾਰ ੫, ੯੦, ੧" : ੨ (1221) | ਯੂਐ -- ਧੂ ਭਗਤ 
ਧੁਰਾਹੁ -- ਧੁਰ ਤੋਂ | “ਜਹਾ ਜਹਾ ਯੂਅ ਨਾਰਦੁ ਟੇਕੇ ਨੈਕੁ ਟਿਕਾਵਹੁ 
“ਆਇਆ ਮਰਣੁ ਧੁਰਾਹੁ ਹਉਮੈ ਰੋਈਐ।” ਮੋਹਿ।” __-- ਗੋਂਡ ਨਾਮ, ੩, ੨ : ੧ (874) 
-- ਆਸਾ ੪, ੬੪, ੧ : ੧ (369) | ਧੂੰਆਂ -- ਬਲਦੀ ਅੱਗ ਦੀ ਲਾਟ ਤੋ ਉਪਰ ਵਾਰ ਜਾਂ 
ਹੋਰ ਫੂਪ -- ਧੁਰਾਹੂ -- ਧੁੱਖ ਰਹੀ ਅੱਗ ਵਿਚੋਂ ਉਠ ਰਹੇ ਅਣਬਲੀ 
“ਸਰਬ ਜੀਆ ਸਿਰਿ ਲੇਖੁ ਬੁਰਾਰੂ ਬਿਨੁ ਲੇਖੈ ਗੈਸ ਜੋ ਕਾਲੇ ਨੀਲੇ ਤੇ ਸਲੋਟੀ ਰੰਗ ਦੇ 
ਨਹੀ ਕੋਈ ਜੀਉ।” ਹੁੰਦੇ ਹਨ 
- ਸੋਰ ੧, ੧੧, ੧ : ੧ (596) | “ਬੁਝਿ ਗਈ ਅਗਨਿ ਨ ਨਿਕਸਿਓ ਧੂੰਆ। ” 
ਧੁਰਿ - ਧੁਰ ਤੋਂ, ਪ੍ਰਭੂ ਦਰਗਾਹ ਤੋਂ, ਧੁਰੋਂ -- ਆਸਾ ਕਬ, ੧੧, ੨ : ੧ (478) 
“ਜਿਨ ਹਰਿ ਜਨ_ਸਤਿਗੁਰ ਸੰਗਤਿ ਪਾਈ ਤਿਨ | ਸੂਈ -- ਧੂਣੀ, ਅੱਗ ਧੁਖਾਣ ਦੀ ਥਾਂ 
ਧੁਰਿ ਮਸਤਕਿ ਲਿਖਿਆ ਲਿਖਾਸਿ। “ਦਇਆ ਫਾਹੁਰੀ ਕਾਇਆ ਕਰਿ ਯੂਈ। ” 
` ਗੂਜ ੪, ਸੈਦ 8, ੪ : ੧ (0) - ਆਸਾਂ ਕਬ, ੭, ੩ : ੧ (477) 
“ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ -- ਧੂੰਏ 
ਸਚੈ ਪਾਇ। ” (ਮੁੱਢ ਤੋਂ) ਹਾ 
ਦਮ ਚਿਣ ਸੈ ਨਾਨਕ ਜਗੁ ਫੂਕ 


- ਸਿਰੀ ੪, ਵਾਰ ਪਸ, ੩, ੧ : ੪ (84) 

ਧੁਰੁ -- ਧੁਰ/ਮੁੱਢ ਤੋਂ 
“ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ 
ਧੁਰੁ। - ਸਵ ੪, ਸਲ ੨ : ੨ (1406) 


ਧੁਰੇ - ਧੁਰ ਤੋਂ, ਆਦਿ ਤੋਂ 


ਧਵਲਹਰੂ । ' 

- ਮਾਝ ੧, ਵਾਰ ੧ਸ, ੧, ੩ : ੫ (138) 
ਯੂਹ -- ਖਿਚ ਕੇ 
“ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ 
ਤੇ ਯੂਹ। ” - ਸਾਰ ੫, ੧੧੮, ੧ : ੨ (1227) 


ਯੂਪ =- ।. ਧੁਪ ਸੂਰ -- ਧੂੜ, ਗਰਦ 

"ਤਹ ਪਾਵਸ ਸਿੰਧੁ ਯੂਪ ਨਹੀ ਛਹੀਆ ਤਹ ਉਤਪਤਿ | “ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਥੂਰ। ” 

ਪਰਲਉ ਨਾਹੀ।” - ਗਉ ੫. ਬਾਅ ੪ਸ, ੨ (251) 
- ਗਉਂ ਕਬ, ੪੮, ੧ : ੧ (333) | ਧੂਰੜੁ -- ਧੂੜੀ ਧਾਰਨ ਕਰਨ ਵਾਲਾ ਭਾਵ ਜੋਗੀ 

“ਯੂਪ ਛਾਵ ਜੈ ਸਮ ਕਰਿ ਜਾਣੈ।” (ਭਾਵ ਦੁਖ) | “ਥੂਰਤੁ ਸੋਈ ਜਿ ਧੁਰ ਕਉ ਲਾਗੈ।” 


ਧੁਪ 1328 ਧੂਰੇ 





- ਰਾਮ ੧, ਓਅੰ ੨੪ : ੩ (932) - ਸਾਰ ੫, ੯੦, ੧" : ੧ (1221) 
2. ਚਮਕ, ਸੋਭਾ ਧੂਰਮ -- ਧੂੜ ਰੂਪੀ ਧਰਤੀ, ਥਲ 
ਕੁਲ ਰੂਪ ਯੂਪ ਗਿਆਨਹੀਨੀ ਤੁਝ ਬਿਨਾ ਮੋਹਿ | “ੂਰਮ ਯੂਰਮ ਜੋਤਿ ਉਜਾਲਾ।” 
ਕਵਨ ਮਾਤ। ” - ਰਾਮ ੧, ਓਅੰ ੮ : ੧ (930) 
- ਆਸਾ ੫. ਛੰਤ ੧੪, ੧ : ੫ (462) ਯੂਰਾ -- ।. (ਚਰਣ) ਧੂੜੀ, ਧੂੜ, ਗਰਦ, ਖਾਕ 
3. ਸੁਗੰਧ ਵਾਲਾ ਧੂੰਆ ਧੈਦਾ ਕਰਨ ਵਾਲੇਂ ਪਦਾਰਥ ਨ 
“ਧੂਪ ਦੀਪ ਨਈ ਬੇਦਹਿ ਬਾਸਾ। ਧੂਰਾ ਜੀਉ।” -- ਮਾਝ ੫, ੧੮, ੧ : ੩ (99) 
- ਗੂਜ ਰਵਿ, ੧, ੩ : ੧ (525) | 4 
ਸੀ ਲੀ “ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ 
`'ਬੂਪੁ ਮਲ ਆਨਲੇ ਪਵਣੂ ਚਵਰੇਂ ਕਰੇ ਸਗਲ ਜਾਇ ਹੋਇ ਧੁਰਾ।” 
ਬਨ ਰਾਇ ਫੂਲੰਤ ਜੋਤੀ।” -- ਰਾਮ ੫, ੭. ੪: ੨ (885) 
` ਧਨਾ ੧, ਸੋਹ ੩, ੧ : ੨ (13) । ਧੁਰਾਇ -- ਧੜੀ 
4. ਸੁਗੰਧ ਵਾਲੇ ਪਦਾਰਥਾਂ ਦਾਂ ਧੂੰਆਂ ` “ਅਠਸਠਿ ਮਜਨੁ ਸੰਤ ਧੁਰਾਇ।” 


“ਅਨਿਕ ਬਾਰ ਕਰਉ ਤਿਹ ਬੰਦਨ ਮਨਹਿ 


39 ਦਾਦੇ ਮੋਹੀਜਾਂ ਕੀ, ਵੱ, ੨. : = (377) 
ਚਰ੍ਹਾਵਉ ਧੂਪ । ”-- ਜੈਤ ੫, ੮, ੧:੨ (301) 


ਉ ਇ ਨ ਹਰ ਧੂਰਾਵਾ -- ਧੂੜ ਨਾਲ 
ਰਿ “ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ 
-- ਬਿਲਾ ੫, ੩੮, ੨ : ੧ (810) ੨ 6 
ਹੋਰ ਰੂਪ -- ਧੂਪੁ -- 
ਤਤ - ਸਾਰ ੫, ੩੯, ੧ : ੨ (1212) 
“ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਖੂ । ਜੜ <- ੧. ਵੜੀ 
- ਮਾਰੂ ੧, ਅਸ ੩, 2 : ੩ (1010)1] ਵ ਸਾ ਕੰ 
ਸਬੈ: ਜਲਣ | “ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ। ” 
ਬੀ ਚਹੜੀ ਜੀ ਸਰ ਅੱ -- ਸਿਰੀ ੫, ੮੬, ੩ : ੧ (48) 
ਅਉਧੂਤੀ ਜੋ ਬੂ _ ਹੋਰ ਰੁਪ -- ਧੂਰੀ -- 
-- ਚਾਮ ੩, ਵਾਰ ੧2ਸ, ਕੀ ੬੨ ੫0 । (952) “ਮਠਸਠਿ ਮਜਨ ਬ਼ਰਨਹ ਧੁਰੀ।” 
ਧੂੰਮ -- ਧੂੰਆਂ ੩ ਸੀ 
- ਗਉ ੧, ਅਸ ੮, ੧" : ੨ (224) 
“ਧੂੰਮ ਬਾਦਰ ਸਭਿ ਮਾਇਆ ਸਾਜ। ” ਹ.. 
- ਬਸੰ ੫, ਅਸ ੨, ੨. : ੨ (1192) “ਬਹੁਤੁ ਸਿਆਣਪ ਲਾਗੈ ਧੂਰਿ।” (ਭਾਵ ਪਾਪਾਂ 
ਛਿ ਜੰ ਦੀ ਮੈਲ) -- ਆਸਾ ੧, ੧੩, ੧ : ੨ (352) 
ਉਡਿ ਜਾਇਗੋ ਯੂਮ ਬਾਦਰੋ ਇਕੁ ਭਾਜਹੁ ਰਾਮੁ | “ਇਕਿ ਰੰਗਿ ਰਾਤੇ ਇਕਿ ਮਰਿ ਬੂਰਿ।” 
ਸਨੇਹੀ। ” - ਸੋਰ ੫, ੪, ੧" : ੨ (609) (ਮਿਟੀ/ਖਾਕ) 
ਧੂਮਾ ਧਾਮ -- ਧੂਮਧਾਮ, ਰੌਣਕ, ਚਹਿਲ ਪਹਿਲ - ਬਿਲਾ ੧, ਥਿਤੀ ੬ : ੫ (839) 


"ਆਇ ਪਰੇ ਧਰਮ ਰਾਇ ਕੇ ਬੀਚਹਿ ਬੂਮਾ ਧਾਮ।” ਧੂਰੇ -- ਧੂੜੀ 
-- ਸਲੋ ਫਰ, ੧੪੨ : ੨ (1372) “ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ 





ਸੰਤਨ ਕੀ ਬੂਰੇ।” 
.-- ਗਉ ੫, ਸੋਹ ੫, ੪ : ੨ (13) ` 
ਧੂਲਿ -- ਧੂੜ, ਰਜ 


_"ਧਧੈ ਯੂਲਿ ਪੜੈ ਮੁਖਿ ਮਸਤਕਿ ਕੰਚਨ ਭਏ 
ਮਨੂਰਾ । ” -- ਰਾਮ ੧, ਓਅੰ ੩ : ੨ (930) 
ਧੂੜ -- ।. ਮਿੱਟੀ, ਗਰਦ 
“ਨ ਭੀਜੈ ਕੇਤੇ ਹੋਵਹਿ ਯੂੜ।” (ਮਿਟੀ ਵਿਚ ਲਿਬੜਨ 
ਨਾਲ) ਰ੍ 
-- ਸਾਰ ੪, ਵਾਰ ੧ੋਸ, ੧, ੨ : ੯ (1237) 
ਧੂੜਾ -- ਚਰਨਾਂ ਹੇਠਲੀ ਮਿਟੀ 
“ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ 
ਬਹੁ ਸਰਧਾ ਲਾਇ ਮੁਖ਼ਿ ਯੂੜਾ। ” 
-- ਜੈਤ ੪, ੬, ੩ : ੧ (696) 
ਧੂੜਿ -- !. ਰਜ, ਧੂੜੀ, ਚਰਨ ਧੂੜ 
“ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ 
ਗਹਣਾ। ” 
ਹੋਰ ਰੂਪ -- ਧੂੜੀ -- 
“ਮਾਘਿ ਮਜਨੁ ਸੰਗਿ ਸਾਧੂਆਂ ਬੂੜੀ ਕਰਿ 
_ ਇਸਨਾਨੁ।” 
- ਮਾਝ ੫, ਬਾਰਾ ੧੨ : ੧ (135) 
2. ਗਰਦ, ਮਿੱਟੀ 
“ਸੇ ਸਿਰ ਕਾਤੀ ਮੁੰਨੀਅਨ੍ ਗਲ ਵਿਚਿ ਆਵੈ 
ਧੂੜਿ।” 
-- ਆਸਾ ੧, ਅਸ ੧੧,੧: 2੨ (417) 
ਲੂੜੇ। ` 
-- ਆਸਾਂ ੪, ਛੰਤ ੨੧, ੪ : ੨ (452) 
“ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ 
ਹੋਏ ਧੂੜਿ। ” 
-- ਸੋਰ ੫, ਅਸ ੨, ੪: ੨ (641) 
ਧੇਣਵਾ -- ਗਉਆ 
“ਨਦੀਆ ਹੋਵਹਿ ਧਣੇਵਾ ਸੁੰਮ ਹੋਵਹਿ ਦੁਧੁ ਘੀਉ।” 
-- ਮਾਝ ੧. ਵਾਰ ੯ਸ,. ੧, ੧ ? ੧ (141) 


ਧੇਣ =- ਗਉ ਭਾਵ ਕਾਮਧੇਨੁ ਗਉ 


ਪਤ ਸਾਰਕ ਮਾਰੀ ਮਤਿ ਪਦਾਰਸੂਜੋਣ 


- ਸਿਰੀ ੧. ੧੨, ੧": 
ਗਊ ਭਾਵ ਕਾਮਧੇਨ ਗਊ 


: 20167) 


2 7. 





- ਮਾਝ ੫, ੫੦; ੩ : ੩ (109) 








ਰ੍ ਧੋਈ 
ਸੁਨਾਗਰ ਨਦੀ ਚੇ ਨਾਥੰ।” 
-- ਧਲਾ ਭ੍ਰਿਲੋ ੧, ੪ : ੧.(695) 





੫, 


ਧੇਨੂ - ਗਊ ਰ 
“ਧੇਨੁ ਦੁਧੈ ਤੇ ਬਾਂਹਰੀ ਕਿਤੈ ਨ ਆਵੈ ਕਾਮ।” 
-- ਮਾਝ ੫, ਬਾਰਾਂ ੧ : ੩ (133) 
“ਦੁਧ ਬਿਨੁ ਧੇਨੂ ਪੰਖ ਬਿਨੁ ਪੰਖੀ ਜਲ ਬਿਨੁ ਉਤਕੁਜ 
ਕਾਮਿ ਨਹੀ।” ਰ 
-- ਆਸਾਂ ੧, ੧੯, ੧ : ੧ (354) 
ਧੈਰੁ -- ਧਾਵਣਾ (ਸ਼ਬਦਾਰਥ); ਵਿਆਕੁਲਤਾ, 
ਘਬਰਾਹਟ, ਚੰਚਲਤਾ, ਦੌੜ ਭੱਜ (ਕੋਸ਼) 
ਜੋਤਣ ਲਾਇਕ (ਮਹਾਨਕੋਸ਼); ਭਟਕਣਾ 
(ਨਿਰਣੈ, ਦਰਪਣ) 
`___= ਰਾਮ ੧, ਓਅੰ ੧੫ : ੨ (931) 
ਧੋਇ -- ਧੋ/ਸਾਫ/ਉਜਲੀ ਕਰ ਲਈਏ 
ਦੇ ਸਾਬੂਣੂ ਲਈਐ ਓਹੁ ਧੋਇ। ” 
- ਜਪੁ ੧, ੨੦ : ੪ (4) 
ਧੋਇ।” (ਧੋ ਦੇਵੇ ਸਾਫ ਕਰ ਦੇਵੇ) 
-- ਸਿਰੀ ੧, ੧੨, ੩ : ੩ (168) 
_ਥੋਇ।” (ਧੋ ਕੇ) ਰ 
-- ਸਿਰੀ ੩, ੩੮, ੧“ : ੨ (28) 
“ਹਮਰੇ ਕਪਰੇ ਨਿੰਦਕੁ ਧੋਇ।” (ਧੋਂਦਾ ਹੈ) 
. -- ਗਉ ਕਬ, ੭੧,੧:੪ (339). 
ਧੋਈ -- ।. ਧੋ ਦਿਤੀ 
“ਹਰਿ ਗੁਣ ਗਾਣਿ ਮਿਲੈ ਮਲੁ ਧੋਈ। ” 
- ਗਉ ੧, ੧੧, ੧" : ੨ (225) 
2. ਧੋਂਦੀ ਹੈ 
“ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ। ” 
(ਧੋਂਦੀ ਹੈ) ਰ 
-- ਆਸਾ ੫, ੬੩, ੨ : ੨ (366) 
3. ਧੋਤੀ ਹੋਈ 
ਲਾਖੁ ।” -- ਸਲੋ ਕਬ, ੧੩੯ : ੧ (1371) 


ਧੋਈਐ 


1330 


ਧੋਤੀ 





ਧੋਈਐ -- ।. ਪਾਣੀ ਨਾਲ ਸਾਫ ਕਰੀਏ/ਧੋ ਦੇਈਏ 
“ਸੰਤ ਪਗ ਥੋਈਐ ਹਾਂ।” 
-- ਆਸਾ ੧, ੧੬੧, ੧ : ੧ (410) 
2. ਸਾਫ/ਪਵਿੱਤਰ/ਉਜਲੇ ਕਰੀਏ 
"ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ 
ਧੋਈਐ। ” -- ਦੇਵ ੫ , ੨, ੧ : ੨ (526) 
ਧੋਏ -- ।. ਧੋ ਦਿਤੇ 


“ਸਾਧ ਕੈ ਸੰਗਿ ਕਿਲਬਿਖ ਸਭ ਧੋਏ।” (ਭਾਵ 


ਖਤਮ ਕਰ ਦਿਤੇ) 
- ਗਉ ੫, ੧੪੪, ੩ : ੨ (194) 
2, ਧੋਣ ਨਾਲ 
“ਸਾਕਤ ਕਾਰੀ ਕਾਂਬਰੀ ਥੋਏ ਹੋਇ ਨ ਸੇਤੁ।” 
- ਸਲੋ ਕਬ, ੧੦੦ : ੨ (1369) 
ਧੋਹ -- ਧ੍ਰੋਹ, ਧੋਖਾ, ਠਗੀ, ਫ਼ਲ, ਫਰੇਬ 
"ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ।” 
-- ਆਸਾ ੫, ੧੫੪, ੧" : ੨ (408) 
“ਤਿਆਗਿ ਮਾਇਆ ਧੋਹ।”” (ਠਗੀ) 
-- ਮਲਾ ੫, ੨੭, ੨ : ੪ (1272) 
ਹੋਰ ਰੂਪ -- ਧੋਹਿ - 


“ਮਾਇਆ ਮੋਹਿ ਵਿਆਪਿਆ ਥੋਹਿ।” (ਧੋਖੇ 


ਵਿਚ) 
ਧੋਹਿਆ_ -- 


-" ਰਾਮ ੫, ੫2, ੧: 2 (699) 


“ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ ਕਲਤੁ 


ਮਾਇਆ ਥੋਹਿਆ। ” (ਮਾਇਆ ਰੂਪੀ ਧ੍ਰੋਹ, 
ਛੱਲ) _ -- ਧਨਾ ੪, ਛੰਤ ੧, ੪ : ੫ (690) 
ਖੋਹੀ -- ਧ੍ਰੋਹ/ਛਲ/ਕਪਟ ਕਰਨ ਵਾਲੀ 
“ਗੁਰਿ ਕਹਿਆ ਇਹ ਝੂਠੀ ਥੋਹੀ।” 
- ਪ੍ਰਭਾ ੫, ਅਸ ੧, ੨ : ੨ (1347) 
ਧੋਹੁ -- ਧੋਖਾ, ਛਲ 
“ਬਾਬਾ ਮਾਇਆ ਰਚਨਾ ਧੋਹ।”” 
- ਸਿਰੀ ੧, ੩, ੧" : ੧(15) 
ਧੋਹੇ -- ਠਗਦੀ 
ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ 
ਧੋਹੇ।” _-- ਸਾਰ ੫, ੧੩੯, ੧“ : ੨ (1231) 


ਧੋਂਹੈ -- ਧੋ ਦਿੰਦਾ ਹੈ 





_ਨਾਮੁ ਰਿਦੈ ਮਲੁ ਥੋਹੈ।” ਰ੍ 
- ਗੂਜ ੪, ੨, ੪ : ੨ (493) 
ਧੋਖ -- ਧੁਖ ਧੁਖੀ, ਚਿੰਤਾ, ਫਿਕਰ _ 
“ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲੜੈ ਕੀ 
_ਥੋਖ।”” _-- ਸਿਰੀ ੧, ਅਸ ੧੭, ੧ : ੧ (64) 
ਧੋਖਾ -- ।. ਛਲ, ਕਪਟ, ਠਗੀ 
“ਅੰਦਰਿ ਧੋਖਾ ਨੀਦ ਨ ਸੋਵੈ।” 
-- ਸਿਰੀ ੪, ਵਾਰ ਦਸ, ੩, ੧ : ੨ (85) 
2. ਭੁਲੇਖਾ, ਭਰਮ, ਅਗਿਆਨ 
“ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨੁ 
ਲਾਹਿਆ ਥੋਖਾ।” 
- ਗੂਜ ੫, ੩, ੩ : ੧ (496) 
ਧੋਖੇ -- ਧੁਖਾਏ (ਸੁੰਗਧਤ ਪਦਾਰਥਾਂ ਨੂੰ) 
“ਕਹਾ ਭਇਆ ਨਰ ਦੇਵਾ ਥੋਖੇ ਕਿਆ ਜਲਿ ਬੋਰਿਓ 
ਗਿਆਤਾ। ” (ਭਾਵ ਦੇਵਾਂ ਦੀ ਪੂਜਾ ਕਰੇ) 
-- ਗਉਂ ਕਬ, ੬੭, ੧ : ੨ (338) 
ਹੋਰ ਰੂਪ -- ਧੋਂਬੈ - 
“ਅਗਨਿ ਰਸੁ ਸੋਥੈ ਮਰੀਐ ਥੋਂਬੈ ਭੀ ਸੋ ਕਿਰਤੁ 
ਨ ਹਾਰੇ।”” (ਧੁੱਖ ਧੁੱਖ ਕੇ) 
ਰ - ਤੁਖਾ ੧, ਬਾਰਾ ੮ : ੩ (1108) 
ਧੋਤਾ -- ਸਾਫ ਹੋਇਆ, ਸੂਛ/ਨਿਚਮਲ/ਉਜਲ 
ਹੋਇਆ ੍ 
“ਨਾਤਾ ਬੋਤਾ ਧਾਇ ਨ ਪਾਈ।” 
- ਮਾਝ ੩, ੯,੨:੨(114) 


“ਤਹ ਬਿਨ ਮੈਲੁ ਕਹਹੁ ਕਿਆ ਥੋਤਾ। ” (ਧੋਂਦਾ 


ਸੀ) -- ਗਉ ੫, ਸੁਖ ੨੧, ੪ : ੨ (291) 
ਧੋਤਿਆ -- ਧੋਣ ਨਾਲ 

'ਧੋਤਿਆ ਜੂਠਿ ਨ-ਉਤਰੈ ਜੇ ਸਉ ਧੋਵਾ ਤਿਸੁ।” 

ਨ ਸੂਹੀ ਕੂ. .੩.੧.%3 (7091 

ਧੋਤੀ - ।. ਧੋਣ ਨਾਲ, ਪਾਣੀ ਨਾਲ ਸਾਫ ਕਰਨ ਤੇ 

“ਮਲੁ ਹਉਮੈ ਥੋਤੀ ਕਿਵੈ ਨ ਉਤਰੈ ਜੇ ਸਉ ਤੀਰਥ 

ਨਾਇ।” - ਸਿਰੀ ੩, ੬੪, ੧ : ੨ (39) 

“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ 
ਪਾਹੁ।” ਰ 

- ਸੋਰ ੮, ਵਾਰ ੨੨ਸ, ੩, ੧ : ੨ (651) 

2. ਲੱਕ ਦੁਆਲੇ ਬੰਨਣ. ਵਾਲਾ ਕਪੜਾਂ, ਤੇੜ ਦੀ 

ਚਾਦਰ 





“ਥੋਤੀ ਖੋਲਿ ਵਿਛਾਏ ਹੇਠਿ। ” "ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ 
- ਗਉਂ ੫, ੧੦੭", ੧ : ੧ (201) ਤੁਮਰਾ ਥੋਰਾ।” 
3. ਯੋਗ ਦਾ ਇਕ ਕਰਮ ਜਿਸ ਦੁਆਰਾ ਸਰੀਰ ਦੇ - ਗੂਜ ੫, ੧੬, ੧” : ੨ (499) 


ਅੰਦਰ ਦੀ ਸਫਾਈ ਕੀਤੀ ਜਾਂਦੀ ਹੈ। ਯੋਗ ਦੀ | ਥੋਰੁ -- ਕਿਨਾਰੇ, ਕੰਢੇ __ 
ਸ਼ੁਧੀ, ਇਹ ਚਾਰ ਪ੍ਰਕਾਰ ਦੀ ਮੰਨੀ ਜਾਂਦੀ ਹੈ “ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ 
ਅੰਤੁ ਧੌਤਿ, ਦੰਤ ਧੌਤਿ, ਰ੍ਰਿਦਯ ਧੌਤਿ ਤੇ ਗੁਦਾ ਚਾਰਹੁ ਧੋਰੁ।” __ 





ਧੌਤਿ।” - ਕੇਦਾ ੫, ੧੦, ੧: ੧(1121) 
“ਧੋਤੀ ਡੰਡਉਤ ਪਰਸਾਦਨ ਭੋਗਾ।” ਧੋਵਉ -- ਧੋਵਾਂ, ਸਾਫ ਕਰਾਂ 
- ਗਉ ੫, ਅਸ ੪, ੪ : ੩ (257) “ਮੈਲੇ ਕਪਰੇ ਕਹਾ ਲਉ ਧੋਵਉ।” 
“ਖਟੁ ਕਰਮਾ ਅਰੁ ਆਸਣੁ ਥੋੜੀ। ” -- ਮਲਾ ਰਵਿ, ੩, ੧ : ੧ (1293) 
- ਰਾਮ ੫, ੧2, ੩ : ੧ (666) | ਬੋਵਹ -- ਧੋਂਦੇ ਹਾਂ 
4. ਧੋਤੀ ਹੋਈ, ਉਜਲ, ਨਿਰਮਲ, ਸੂਛ __ “ਹਮ ਮਲਿ ਮਲਿ ਥੋਵਹ ਪਾਵ ਗੁਰੂ ਕੇ ਜੋ ਹਰਿ 
“ਬਾਹਰਿ ਥੋਤੀ ਤੂਮੜੀ ਅੰਦਰਿ ਵਿਸੁ ਨਿਕੋਰ।” ' ਹਰਿ ਕਥਾ ਸਨਾਵੈ। ” ਸਿ 
- ਸੂਹੀ ੫, ਵਾਰ ੧੨ਸ, ੧, ੨ : ੩ (789) ੍‌ -- ਗਉ ੪, ੬੪, ੨ : ੨ (172) 
ਧੋਤੀਆ -- ਲਕ ਦੁਆਲੇ ਬੰਨ੍ਹਣ ਵਾਲਾ ਕਪੜਾ, ਧਰਿ ਕਿਜਉਬਾਜਿ ਸੋਲਰ ਜਰਮਨ ਤੇ ਰੰਮ ਬੋ 
_ਚਾਦਰਾ ਰ੍ ਪਗ ਜਨ ਕੇ।” (ਧੋਵੀਏ) 
“ਗਜ ਸਾਢੇ ਤੈ ਤੇ ਧੋਤੀਆ ਤਿਹਰੇ ਪਾਇਨਿ ਤਗ।” - ਸੂਹੀ ੪, ੧. 2: : 2 (731) 
>> #ਭਰ7 ਆ .੨., ੧? 3 ੧4751 ਹੋਰ ਰੂਪ -- ਧੋਵਹਿ -- 
ਧੋਤੇ -- ਧੋਣ ਨਾਲ, ਸਾਫ ਕਰਨ ਨਾਲ “ਅਹਿਨਿਸ ਕਸਮਲ ਥੋਵਹਿ ਨਾਹਿ।” (ਧੋਂਦੇ 
“ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ।” ਹਨ) _- ਗਉਂ ਕਬ, ਵਾ ੫ : ੪ (344) 
-- ਮਾਝ ੧, ਵਾਰ ੨੪ਸ, ੧, ੧ : ੨ (149) “ਜੇ ਸਉ ਥੋਵਹਿ ਤਾ ਮੈਲੁ ਨ ਜਾਈ।” (ਧੋਵਣ, 
ਹੋਰ ਰੁਪ -- ਧੋਤੈ -- ੍ ਧੋਣ) 
“ਪਾਣੀ ਥੋਂਝੈ ਉਤਰਸੁ ਖੇਹ।” (ਧੋਣ ਨਾਲ) - ਮਾਰੂ ੩, ਸੋਲਾ ੨, ੧੦ : ੨ (045) 
-- ਜਖੁ ੧, ੨੦ : ੨ (4) ਥੋਵਹੀ -- 
ਧੋਪਈ -- ਧੋਪਦਾ, ਸਾਫ ਹੁੰਦਾ “ਇਕਿ ਭਸਮ ਚੜ੍ਹਾਵਹਿ ਅੰਗਿ ਮੈਲੂ ਨ 
“ਪਾਣੀ ਚਿਤੁ ਨ ਥੋਪਈ ਮੁਖਿ ਪੀਤੈ ਤਿਖ ਜਾਇ।” ਧੋਵਹੀ।”? __ ੍ 
-- ਸਾਰ ੪, ਵਾਰ ੭ਸ, ੧, ੨ : ੫ (1240). -- ਮਲਾ ੧, ਵਾਰ ੧੫ : ੩ (1284) 
ਥੋਧੈ =- ਧੋਪੀਂਦਾ ਹੈ ਧੋਵਹੁ -- 
“ਓਹੁ ਥੋਂਪੈ ਨਾਵੈ ਕੈ ਰੰਗਿ।” “ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ 
-- ਜਪੁ ੧,੨੦:੬(4)। ਸੋਚ ਨ ਹੋਈ।” (ਧੋਂਦੇ ਹੋ) 
ਧੋਬੀ -- ਕਪੜੇ ਧੋਣ ਵਾਲਾ ੍ ___ - ਰਾਮ ੧, ਅਸ ੧, ੬ : ੨ (903) 


“ਧੋਬੀ ਧੋਵੈ ਬਿਰਹ ਬਿਰਾਤਾ। ” ਰਿ ਆ ਧੋਵਣ -- ਧੋਣ ਲਈ 
-- ਬੱਸੰ ਨਾਮ, ੩, ੨ : ੧ (1196) | 'ਧੌਤੈ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ।” 
ਧੋਮੁ -- ਅਤੀ .. '`- ਮਾਝ ੧, ਵਾਰ ੨੪ਸ, ੧, ੧-: ੨ (149) 
“ਗਾਵੈ ਗੁਣ ਥੋਮੁ ਅਟਲ ਮੰਡਲਵੈ ਭਗਤ ਭਾਇ | ਧੋਵਣਾ -- ਧੋਵੀਦਾ ਹੈ __ 
ਰਸੁ ਜਾਣਿਓ।” _-- ਸਵ ੧, ੩ : ੩ (1389) । “ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ।” 
ਧੋਰਾ -- ਆਸਰਾ, ਸਹਾਰਾ ਰ - ਗੂਜ ੫, ਵਾਰ ੧੮ : ੩ (523) 


ਧੋਵਣਿ | 
ਧੋਵਣਿ -- ਧੋਣ ਲਈ 
“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ 
ਪਾਹੂ।'” | 
-- ਸੋਰ ੪, ਵਾਰ ੨੨ਸ, ੩, ੧ : ੨(65) 
ਥੋਵੰਦੋ -- ਧੋ ਕੇ 
-"ਮਤੜੀ ਕਾਂਢਕੁ ਆਹ ਪਾਵ ਥੋਵੰਦੇ ਪੀਵਸਾ। ” 
.`" ਮਾਰੂਪ, ਵਾਰ ੧ਪਸ, ੫, ੩ : ੧ (1099) 








ਧੋਵਨ -- ਧੋਣ ਲਈ ___ 
“ਸਰਿ ਧੋਵਨ ਚਾਲੀ ਲਾੜੂਲੀ।” 
- ਬਸੰ ਨਾਮ, ੩, ੧" : ੨ (।196) 
ਧੋਵਾ =- ਧੋਂਦਾ ਹਾਂ 
“ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ 
ਤਿਨ ਪਾਇ।” -- ਸਿਰੀ ੪, ੬੯, ੧ : ੩ (41) 
ਹੋਰ ਰੁਪ -- ਧੋਵਾਂ -- 
“ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ 
ਭਰਿ ਧੋਵਾਂ। 
- ਮਾਝ ੧, ਵਾਰ ੬ਸ, ੧, ੨ : ੨ (140) 
ਧੋਵਾਇਆ -- ਧੋਤਾ ਹੋਇਆ 


“ਜਿਨ ਕੈ ਹਿਰਦੈ ਮੈਲ ਕਪਟੁ ਹੈ ਬਾਹਰੂ 
_ਧੋਵਾਇਆ। ” 
ਰ -- ਸਾਰ ੪, ਵਾਰ, ੧੫ : 
ਧੋਵਾਹਾ -- ਧੋਤੀ ਜਾਂਦੀ ਹੈ 
“ਕਿਲਵਿਖ ਮੈਲੁ ਪਾਪ ਧੋਵਾਹਾ।” 
-- ਜੈਤ ੫, ੧੧, ੪ : ੨ (699) 
ਧੋਵੈ -- ਧੋਏ, ਸਾਫ/ਸ਼ੂਛ ਕਰੇ, ਧੋਂਦਾ ਹੈ 
“ਬਾਹਰਿ ਮਲੁ ਥੋਂਵੈ ਮਨ ਕੀ ਜੂਠਿ ਨ ਜਾਇ। ” 
-- ਸਿਰੀ ੪, ਵਾਰ ੧੪ਸ, ੩, ੩ : ੪ (88) 
“ਦਾਨਸਬੰਦੁ ਸੋਈ ਦਿਲਿ ਧੋਵੈ।” (ਭਾਵ ਪਵਿਤਰ 
ਕਰੇ) `-- ਧਨਾਂ ੧, ੭, ੪ : ੧ (662) 
ਖੌਲ -- ਬਲਦ 
“ਥੌਲੁ ਧਰਮੁ ਦਇਆ ਕਾ ਪੂਤੁ ।” 
- ਜਪੁ ੧, ੧੬ : ੭ (3) 
ਰਿ ਸਿਮਰੋ, ਧਿਆਓ 
“ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ 
ਮਨਿ ਧ੍ਾਇਯਉ। ”' 
ਰ੍ -- ਸੇਵੇ ੪, ਬਾਹ ੧ : ੬ (1405) 


ਧਾਈਐ -- ਸਿਮਰੀਏ, ਧਿਆਈਏ 


੧ (1243) 





ਧਾਪਿ 


“ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ 
ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧਾਈਐ। ” 
- ਸਵ ੪, ਨਲ ੧੫ : ੩ (1401) 


ਧ੍ਰਕਟੀ -- ਫਿਟਕਾਰਿਆ ਹੋਇਆ, ਧਿਰਕਾਰਿਆ 


“ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ 
ਪਰਿਓ ਹੈ ਧ੍ਰਕਟੀ।” ਰ 
. - ਦੇਵ ੪, ੬, ੧“ : ੨ (528) 
ਧ੍ਰੰਪੀਐ -- ਰਜਾਈਏ ਰ 
“ਪੀ ਅੰਮ੍ਰਿਤੁ ਇਹੁ ਮਨੁ ਤਨੁ ਥੁਪੀਐ। ” 
- ਗਉ ੫, ਸੁਖ ੧੭, ੬ : ੨ (286) 
ਧੂਮ -- ਧਰਮ ਦੀ 


“ਜੋਗ ਅਭਿਆਸ ਕਰਮ ਧਰਮ ਕਿਰਿਆ।” 
- ਗਉ ੫. ਸੁਖ ੩, ੧ : ੩ (265) 
ਹੋਰ ਰੂਪ -- ਧ੍ਰੰਮ -- 
ਲੜਿਅਉ।” - ਸਵ ੩, ੨੧ : ੨ (1396) 


| ਧੁਮਸਾਲ -- ਧਰਮ ਕਮਾਉਣ ਦੇ ਸਥਾਨ 


“ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ। ” 
- ਭੈਰ ੫, ਅਸ ੫, ੧ : ੨ (1156) 
ਧੁਮਰਾਇ -- ਧਰਮਰਾਜ 
“ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ 


ਧਰਮਰਾਇ।` __-- ਸਲੋ ੫, ੯ : ੨ (1425) 
ਸ੍ਰਮਰਾਇਆ -- ਧਰਮਰਾਜ 
“ਕਰਹੋ ਧ੍ਰਮਰਾਇਆ। ” 


- ਸੂਹੀ ੫, ੪੬; ੨ : ੨ (746) 
ਧ੍ਰਾਪ - ਤ੍ਰਿਪਤ/ਖੁਸ਼/ਪ੍ਸੰਨ ਹੁੰਦਾ ਹੈ ਰ 
“ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ 

ਆਤਮ ਥ੍ਰਾਪ। ” 

- ਬਿਲਾ ੫, ੮੫, ੧: ੨ (821) 
ਧ੍ਰਾਪਸਿ -- ਤ੍ਰਿਪਤ ਹੁੰਦੀ, ਰਜਦੀ 
“ਥ੍ਰਾਪਸਿ ਨਾ ਹੀ ਤ੍ਰਿਸਨਾ ਭੂਖ।” 

- ਧਨਾ ੫, ੧੯, ੨ : ੨ (675) 
ਧ੍ਾਪਿ - ਰਜ ਗਿਆ ਰ 
““ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਥ੍ਰਾਖਿ।” 


- ਗੂਜ ੫, ਵਾਰ ੧੩ : ੭ (521) 


ਧ੍ਰਾਪਿਓ 





ਧਾਪਿਓ -- ਰਜਿਆ 
“ਨਾਨਕ ਧ੍ਰਾਪਿਓ ਤਨਿ ਸੁਖੁ ਹੋਇ।” 
`_ -- ਪ੍ਰਭਾ ੧, ੧੪, ੫ : ੪ (1331) 
ਧ੍ਾਪਿਆ - ਰਜ ਗਿਆ, ਤ੍ਰਿਪਤ ਹੋ ਗਿਆ 
“ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ 
ਹਸਨਾ। ” - ਬਿਲਾ ੫, ੪੩, ੨ : ੧ (811) 
“ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ 
ਬਾਖਿੰਆ[ (ਰਜ ਗਿਆ ਬਾਵ ਰਜਬ, 
ਗਿਆ) 
ਰ - ਮਾਰੂ ੫, ਵਾਰ ਦਸ, ੫, ੧ : ੨ (1097) 
ਧ੍ਰਾਪੀਆ -- ਤ੍ਰਿਪਤੀ, ਸੰਤੁਸ਼ਟਤਾ 
“ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ 
ਸੰਤਾਪੁ। ” “੨ ਸਿੱਚੀ ੧? ਵੇ ;2 (20) 
ਧ੍ਰਾਪੀਐ -- ਤ੍ਰਿਪਤ ਹੋ/ਰਜ ਜਾਂਦਾ ਹੈ 
“ਮਨ ਕਉ ਹੋਇ ਸੰਤੋਖੁ ਭੁਖਾ [ਹਾ 
_-- ਗੂਜ ੫, ਵਾਰ ੫ : ੬ (519) 


ਜੀਉ।” -- ਮਾਝ ੫, ੩੪, ੨ : ੩ (104) 
_ਹੋਰ ਰੂਪ -- ਥ੍ਰਾਂਪੈ - 
“ਅਨਿਕ ਜਤਨ ਕਰਿ ਤ੍ਰਿਸਨ ਨਾ ਥ੍ਰਾਂਪੈ।” 
(ਤ੍ਰਿਪਤ ਹੋਏ, ਰਜੇ) 


- ਗਉ ੫, ਸੁਖ ੩, ੪ : ੨ (266) 


ਧ੍ਰਿਸਟਬੁਧੀ --- ਮਹਾਂਭਾਰਤ ਦੀ ਇਕ ਵਾਰਤਾ 


ਅਨੁਸਾਰ ਰਾਜਾ ਚੰਦਰਹਾਂਸ ਦਾ 
ਚਾਲਾਕ ਵਜ਼ੀਰ ਜਿਸ ਨੇ ਦੰਭ 
ਨਾਲ ਰਾਜੇ ਨ੍ਰੰ ਮਰਵਾਕੇ 


ਹਥਿਆਣਾ ਚਾਹਿਆ ਪਰ 


ਆਪਣਾ ਪੁੱਤਰ ਮਰਵਾ ਬੈਠਾ 


ਉਵ 
-- ਨਟ ੪, ਅਸ ੪, ੬ : ੨. (982) 
ਧ੍ਰਿਗ -- ਫਿਟਕਾਰ, ਧ੍ਰਿਕਾਰ, ਗਿਲਾਨੀ ਤੇ ਅਨਾਦਰ 
ਬੋਧਿਕ ਸ਼ਬਦ 
ਬਾਂਧਵਹ। ” -- ਸਸ ੫, ੨ : ੧ (1354) 


ਧ੍ਰਿਗੰਤ -- ਪ੍ਰਿਕਾਰ ਯੋਗ 





| 





< ੮੩ 


ਬਾਧਵਹ। ” -- ਸਸ ੫, ੨ : ੧ (1354) 
ਧ੍ਹਿਗਿ -- ਧ੍ਰਿਕਾਰ/ਲਾਹਨਤ ਯੋਗ ਅਨਾਦਰ ਤੇ. 
ਰ ਗਿਲਾਨੀ ਬੋਧਕ ਸ਼ਬਦ 
“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ 
_ਜੀਵੈ ਥ੍ਰਿਗੁ ਜੀਵਾਸਿ।” 
- ਗੁਜ ੪, ਸੋਦ ੪, ੩ : ੨ (10) 
“ਬ੍ਰਿਗੂ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ।” 
-- ਸਿਰੀ ੧, ੧੩, ੧ : ੧ (18) 
ਯੂਕਿ - ਦੌੜ ਕੇ, ਸ਼ੀਘਰ, ਛੇਤੀ 
ਉਰਿ ਜਗਿ 
- ਮਾਰੂ ੧, ਅਸ ੧੦, ੬ : ੧ (1015) 
ਯੂਵ -- ਸਥਿਰ, ਪਕਿਆਂ, ਅਚਲ 
0 
ਸਮ੍ਹਾਰਨ ਕਉ।” 


- ਸਵ ੪, ਮਥੁਣ:੧(1404). 


ਧੁ - ਇਕ ਆਦਰਸ਼ਕ ਭਗਤ 
`“ਯੂ ਪ੍ਹਿਲਾਦ ਜਪਿਓ ਹਰਿ ਜੈਸੇ।” 
੍‌ -- ਗਉ ਕਬ, ੬੧, ੧: ੨ (33/) 
ਹੋਰ ਰੁਪ -- ਧੂਅ -- = 

“ਨਾਰਦ ਕੰਹਤ ਸੁਨਤ ਬੂਅ ਬਾਰਿਕ ਭਜਨ 

ਮਾਹਿ ਲਪਟਾਨੋ।” 

-- ਬਿਲਾ ੯, ੧, ੧: ੨ (830) 
ਧ੍ਰੋਹ - `ਧੋਖਾ, ਠਗੀ 
“ਪਰਪਚ ਧ੍ਰੋਹ ਮੋਹ ਮਿਟਨਾਈ। ” 

ਰ .. _-- ਗਉ ੫, ਬਾਅ ੩੭ : ੫ (258) 
ਯ੍ਰੋਹਨਿ -- ਠਗਨੀ ਨੇ, ਧੋਖੇ ਬਾਜਾਂ ਨੇ ਰ੍ 
੍ਰੋਹਨਿ ਧ੍ਰੋਹੇ।” 

-- ਆਸਾ ੫, ੧, ੧" 

। ਯ੍ਰੋਹੁ -- ਧੋਖਾ, ਛਲ, ਕਪਟ 
“ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਬ੍ਰੋਹੁ। ” 
- ਜੈਤ ੫, ਵਾਰ ਦਸ, ੫, ੨ : ੨ (707) 


- ੨ (370) 


। ਥ੍ਰੋਹੇ -- ਠਗ ਲਏ, ਛਲ ਲਏ 


ਧ੍ਰੋਹਨਿ ਥ੍ਹੋਹੇ। ” 


``-- ਆਸਾਂ ੫; ੧, ੧": ੨ (370) 


ਧਾਇ -- ਧਿਆਇ, ਸਿਮਰਦੇ _ 
“ਸੰਤ ਤ੍ਰਿਪਤਾਸੇ ਹਰਿ ਹਰਿ ਧਾਇ।” 

- ਆਸਾ ੫, ੯੭, ੧" : ੧ (395) 
ਧਾਇਅਉ -- ` ਸਿਮਰਿਆ, ਧਿਆਇਆ 
“ਮਸਤਕਿ ਨੀਸਾਣੁ ਸਚਉ ਕਰਮੁ ਕਲ ਜੋੜਿ ਕਰ 
_ਧਾਇਅਉ।” - ਸਵ ੩, ੯ : ੫ (1394) 


- ਸੇਵੇ ੩, ੫ : ੫ (1393) 


ਧਾਇਆ -- ਸਿਮਰਿਆ 
“ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ 
ਪੁਰਖੁ ਪ੍ਰਭੂ ਧਾਾਇਆ। ” 
-- ਵਡ ੪, ਛੰਤ ੨, ੨ : ੩ (573) 
ਧਾਇਯਓ -- ਸਿਮਰਿਆ ੍ 
ਰ੍ “ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ 
ਵਾਹੁ ਕਰਿ ਧਾਇਯਓ। ” 
.__-> ਸਵ ੪, ਬਲ ੨ : ੩ (1405) 
ਬਾਈਐ -- ਸਿਮਰੀਏ _ 


"ਤੀਖਣ ਬਾਣ ਚਲਾਇ ਨਾਮੁ ਪ੍ਰਭ ਬ੍ਾਈਐ। ” 
- ਫੁਨ ੫, ੧੬ : 3 (1363) 

ਧਾਈ ਹੈ - ਧਿਆਓ, ਸਿਮਰੋ 
“ਭਰਮ ਭੂਲੇ ਸੰਸਾਰ ਛੂਟਹੁ ਜੂਨੀ ਸੰਘਾਰ ਜਮ ਕੋ 








ਨ ਡੰਡ ਕਾਲ ਗੁਰਮਤਿ ਧਾਈ ਹੈ।” 
`- ਸਵ ੪, ਨ 2 : ੪ (1398) 
ਧਾਨ -- ਧਿਆਨ, ਸੁਰਤ 
'ਜੀਅਨ ਸਭਨ ਦਾਤਾ ਅਗਮ ਗ੍ਰਾਨ ਬਿਖ੍ਹਾਤਾ 
ਅਹਿਨਿਸਿ ਥਾਨ ਧਾਵੈ ਪਲਕਨ ਸੋਵੈ ਜੀਉ।” 
- ਸਵ ੪, ਨਲ ੧ : ੩ (1398) 
ਹੋਰ ਰੂਪ -- ਥਾਨ - 
(ਧਿਆਨ) 
- ਸਸ ੫, ੪੦ : ੧ (1357) 
ਉਧਾਰਣਹ। ” (ਸੁਰਤ) 
- ਗਾਥਾ ੫, ੧੧ : ੨ (1360) 
ਐਪ. 
ਉਸੂਤਿ ਕਰੀਐ।” (ਧਿਆਨੁ) _ 
- ਸਮੁਂ ੫, ੮ : ੧ (1386) 
ਧਾਵਣਹ -- ਧਿਆਵਣ ਨਾਲ 
“ਜੀਵਣ ਹਰਿ ਨਾਮ ਧ੍ਾਵਣਹ। ” 


- ਗਾਥਾ ੫, ੧੫ : ੨ (1361) 
ਧ੍ਾਂਵੈ -- ਸਿਮਰੇ 
“ਕਹੁ ਨਾਨਕ ਨਿਸਚੋ ਧ੍ਰਾਂਵੈ।” 


>> ਸੱਸ ੧. ੧ : ੯ (1353) 





ਨ - ਨਸ਼ੇਧ ਬੌਧਕ 
-“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।” 
_-- ਜਪੂ ੧,੧:੧(1) 
ਹੋਰ ਰੂਪ -- ਨੰ -- 
“ਨਾ ਇਹ ਮਾਰੀ ਨੰ ਮਰੈ ਨਾ ਇਹ ਹਟਿ 
ਵਿਕਾਇ।” 
ਰ੍ << ਸਿਲਾ ੪; ਵਾਰ ਕੰਸ; ਛੇ. ਤ %910063) 
ਨਉ - 1. ਨੌ, ਗਿਣਤੀ ਦੀ ਇਕ ਇਕਾਈ 
“ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ 
ਨੀਸਾਣੂੰ।? __-- ਸਿਰੀ ੧, ੧੩, ੨ : ੩ (19) 
“ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ 
ਵਜਾਵਣਿਆ। ” 
- ਮਾਂਝ ੩, ਅਸ ੨, ੩: ੩ (110) 
ਰੰ ਰ 


1 


“ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ 
ਲਏ ਮਿਲਾਇ । ” 
-- ਸਿਰੀ ੩, ੩੬, ੨ ! ੧ (27) 
“ਨਉ ਨਾਇਕ ਕੀ ਭਗਤਿ ਪਛਾਨੈ।” (ਸਾਰੀ 
ਸ੍ਰਿਸ਼ਟੀ ਦੇ ਮਾਲਕ ਦੀ ਭਗਤੀ।” 
` ਗੋਂਡ ਕਬ, ੧੦, ੩ : ੩ (873) 
“ਰੰਗ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਰੁਲਾ।” 
-- ਸਿਰੀ ੧, ੨੪, ੧" : ੧ (23) 
ਨਉਕਾਂ -- ਕਿਸ਼ਤੀ, ਬੇੜੀ 
“ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ।” 
___ = ਬਿਲਾ ਸਧ, ੧, ੩ : ੨ (856) 
ਨਉਖੰਡ -- ਨੌ ਭਾਗ 
“ਨਉਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ।” 
-- ਗਉ ੫, ਸੁਖ ੩, ੨ : ੧ (265) 
ਨਉਘਰ -- ਨੌ ਗੋਲਕਾਂ-ਨੱਕ, ਕੰਨ ਮੂੰਹ, ਅੱਖਾਂ 
ਆਦਿ 


ਨ 


“ਨਉ ਘਰ ਥਾਪੇ ਹੁਕਮਿ ਰਜਾਈ।” 


੨=ਦ ਉਚ ਸੋਲਾ ੧੩, ੩ ! ਤਤ 


ਨਉਤਨ - ਨਵੀਂ 


ਦਿ 
ਨਵੇਲਓ। ” -- ਗਉ ੧, ਛੰਤ ੧, ੩ : ੫ (242) 
ਹੋਰ ਰੂਪ -- ਨਉਤਨਾ -- 


ਵੀਚਾਰਿ।” (ਨਵਾਂ, ਸਾਦਾ, ਤਾਜ਼ਾ) 
-- ਸਿਰੀ ੧, ਅਸ ੬, ਤੋ : ੧ (56) 


ਨਉਤਨੁ -- 
“ਤੂੰ ਸਤਿਗੁਰੁ ਹਉ ਨਉਤਨੁ ਚੇਲਾ। ” (ਨਵਾਂ) 
- ਗਉਂ ਕਬ, ੨, ੪ : ੧ (323) 
ਨਉਤਨੋ - 

“ਪਿਰੁ ਰੀਸਾਲੂ ਨਉਝਨੋ ਸਾਚਉ ਮਰੈ ਨ 
ਜਾਇ। ” (ਨਵਾਂ, ਤਾਜ਼ਾ ਭਾਵ ਜੁਆਨ) 
-- ਸਿਰੀ ੧, ਅਸ ੨, ੪ : ੨ (54) 
ਨਉਨਿਧਿ - ਨੌ ਖਜ਼ਾਨੇ/ਸੁਖ ਦੇ ਸਾਮਾਨ, ਇਹ 
ਹਨ : ਪਦਮ (ਸੋਨਾ ਚਾਂਦੀ) ਮਹਾ 
ਪਦਮ (ਹੀਰੇ ਮੋਤੀ), ਸੰਖ (ਸੁੰਦਰ 
ਕਪੜੇ ਰਸਦਾਇਕ ਭੋਜਨ) ਮਕਰ 
_ (ਸ਼ਸ਼ਤਰ ਵਿਦਿਆ ਪ੍ਰਾਪਤੀ ਤੇ ਰਾਜ 
ਦਰਬਾਰ ਵਿਚ ਮਾਨ), ਕੱਛਪ 
(ਕਪੜੇ ਅਨਾਜ਼ ਦੀ ਸੋਦਾਗਰੀ), 
ਕੁੰਦ (ਸੋਨੇ ਦੀ ਸੌਦਾਗਰੀ), ਨੀਲ 
(ਮੋਤੀ ਮੁੰਗੇ ਦੀ ਸੋਦਾਗਰੀ) ਮੁਕੁੰਦ 
(ਕੋਮਲ ਕਲਾ ਦੀ ਪ੍ਰਾਪਤੀ) ਵਰਚ 

ਜਾਂ ਖਰਚ ਰ੍ 
“ਲਤਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ 
ਠਾਕੁਰਿ ਦੀਨਾ।” 
`-- ਸਿਰੀ ੫, ਛੰਤ ੨, ੫ : ੫ (80) 

ਹੋਰ ਰੂਪ -- ਨਉਨਿਧੇ -- 
“ਨਵਨਿਧੇ ਨਉਨਿਖੇ ਮੇਰੇ ਘਰ ਮਹਿ ਆਈ 


ਨਉਂਬਤਿ 





ਰਾਮ। `-- ਆਸਾਂ ੫, ਛੰਤ ੧, ੩ : ੧ ( 452) 

ਨਉਬਤਿ -- (ਫਾ. ਨੌਬਤ) ਵੱਡਾ ਨਗਾਰਾ ਜੋ 

ਬਾਦਸ਼ਾਹਾਂ ਦੇ ਦਰਵਾਜ਼ੇ ਤੇ ਵਜਦਾ 

ਹੈ ਤੇ ਹਕੂਮਤ ਦਾ ਪ੍ਰਤੀਕ ਹੁੰਦਾ ਹੈ 

“ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ।” 
(ਭਾਵ ਹਕੂਮਤ ਕਰ ਚਲੇ) 


- ਕੇਂਦਾ ਕਬ, ੬, ੧" : ੧ (1124) 


1336 ਰੰ ਨਹ 





ਨਸਨਾ -- ਭਜ ਜਾਣਾ 
“ਸਾਧ ਸੰਗਤਿ ਕੈ ਬਾਸਬੈ ਕਲਮਲ ਸਭਿ ਨਸਲਾ। ” 
8: - ਬਿਲਾ ੫, ੪੩, ੧ : ੧ (811) 
ਨਸਾ -- ਭਜ ਗਿਆ ਭਾਵ ਮੁੱਕ ਗਿਆ 
“ਸੰਤਸੰਗਿ ਹਉਮੈ ਦੁਖ ਨਸਾ।” 
-- ਭੈਰ ੫, ੩੭, ੩ : ੪ (1146) 


ਨਸਿ - ਭੱਜ, ਦੌੜ 


“ਨਉਬਤਿ ਵਜੀ ਸੁਬਹ ਸਿਉ 'ਚਲਣ ਕਾ ਕਰਿ “ਜਮਕੰਕਰ ਨਸਿ ਗਏ ਵਿਚਾਰੇ। ” 


ਸਾਜੁ। ` ` (ਭਾਵ ਮੌਤ ਦਾ ਨਗਾਰਾ) 


-- ਸਲੋ ਫਰ, ੭੯ : ੨ (1382) - 


ਨਉਪਰੀ -- ਝਾਂਜਰ, ਪਾਜ਼ੇਬ 


ਧੋਹੇ।”_-- ਸਾਰ ੫, ੧੩੯, ੧' : ੨ (1231) 
ਨਉਮੀ -- ਨੌਵੀ 


'ਨਉਮੀ ਨਵੇ ਛਿਦੁ ਅਪਵੀਤ।”” (ਨੌਵੀ' ਥਿਤ 
ਦੁਆਰਾ। ' -- ਗਉ ੫, ਥਿਤੀ ੯ : ੧ (298) 
ਨਉਰੰਗੀ -- ਨਵੇਂ ਰੰਗ ਵਾਲੀ, ਨਉਰੰਗੀ 
“ਕੋੋਧੁ ਨਿਵਾਰਿ `ਜਲੇ ਹਉ ਮਮਤਾ ਮ੍ਰੇਮੁ ਸਦਾ 
ਨਉਰੰਗੀ। `-- ਸਾਰ ੧, ਅਸ ੨. ੧: ੧(1232) 
ਲਈ -- ਨਦੀਆਂ 
ਵਹੰਨਿ।” -- ਸਲੋ ਫਰ, ੮੯ : ੧ (1382) 
ਨਈਆ -- ਨੀਯਮ ਬੰਨ੍ਹ ਵਾਲਾ, ਸੰਜਮ ਨਿਰਧਾਰਤ 
ਕਰਨ ਵਾਲਾ ਭਾਵ ਮਾਲਕ, ਪ੍ਰਭੂ 
“ਨਈਆ ਤੇ ਬੈਰੇ ਕੰਨਾ।” 
- ਧਨਾ ਨਾਮ, ੪, ੨ : ੨ (693) 


ਨਈਬੇਦਹਿ -- ਮੂਰਤੀ ਤੇ ਚੜਾਇਆ ਅਥਵਾ 


` ਗੂਜ ਰਵਿ, ੧, ੩ : ੧ (525) 
ਨਈਬੇਦਾ -- ਮੂਰਤੀ ਨੂੰ ਭੇਟਾ ਕੀਤਾ ਗਿਆ ਭੋਜਨ 
“ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਊ 
ਪਾਤੀ।”” _-- ਧਨਾ ਪੀਪੀ, ੧, ੧ : ੨ (695) 
ਨਸਤਾ -- ਭਜਦਾਂ 
“ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ। ” 
- ਪ੍ਰਭਾ ੫, ਅਸ ੨, ੪ : ੨ (1348) 














- ਆਸਾਂ ੫, 2੭, ੧ : ੨ (389) 
“ਨਸਿ ਵੰਵਹੁ ਕਿਲਵਿਖਹੁ ਕਰਤਾ ਘਰਿ 
ਆਇਆ।” 
- ਆਸਾ ੫, ਛੰਤ ੧੨, ੨ : ੧ (460) 
(ਮਹਾਨਕੋਸ਼ ਇਥੇ 'ਨਸਿ” ਦਾ ਭਾਵ ਫੌਰਨ, ਛੇਤੀ 
ਕਰਦਾ ਹੈ) 
ਹੋਰ ਰੂਪ - ਨਸਿਆ - 
“ਦੂਖੁ ਦਰਦੁ ਭਰਮੁ ਭਉ ਨਸਿਆ। ” 

-- ਗੋਉ ੫, ੧੧੯, ੪ : ੧ (189) 
ਨਸੀ -- ਭੱਜ/ਦੌੜ ਗਈ, ਮੁਕ ਗਈ 
"ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ।” 

- ਮਾਝ ੧, ਬਾਰਾ ੧੪ : ੫ (136) 
ਹੋਰ'ਰੂਪ -- ਨਸੀਐ -- 

“ਮੇਰੇ ਮਨ ਸੋ ਪ੍ਰਭੂ ਸਦਾ ਨਾਲਿ ਹੈ ਸੁਆਮੀ 
ਕਹੁ ਕਿਥੈ ਹਰਿ ਪਹੁ ਨਸੀਐ।” (ਭਜੀਐ) 

-- ਗਉਂ ੪, ੫੭, ੧: ੧(170) 
ਨਸੇ -- ਦੌੜ ਗਏ, ਮੁੱਕ ਗਏ 
“ਜਨਮ ਜਨਮ ਕੇ ਕਿਲਵਿਖ ਨਸੇ।” 

-- ਗਉਂ ੫. ੧੫੫, ੧ : ੨ (197) 
ਹੋਰ ਰੂਪ -- ਨਸੈ -- 

“ਦੂਖੁ ਦਰਦੁ ਤਿਹ ਨਾਨਕ ਨਸੈ।” 

- ਗਉ ੫, ੭੯, ੪ : ੪ (179) 
ਨਹ -- ।. ਨਾ, ਨਹੀਂ, ਨਿਸ਼ੇਧ ਬੋਧਕ ਸ਼ਬਦ 
“ਆਖਣਿ ਜੋਰੁ ਚੁਪੈ ਨਹ ਜੋਰੁ।” (ਨਹੀਂ) 

-- ਜਪੁ ੧. ੩੩ : ੧ (7) 
ਜਾ ਨਹ ਬੁਝਾਈ।” (ਨਾ) 

-- ਸਿਰੀ ੧, ੨੭, ੨ : ੨ (24) 
ਮਜੀਵਿੰਤਿਆਂ 'ਲਰ ਮਰੀਐਂ।” 


ਨਹੀਨ ] 


7 ਨਖਹ _ 








ਨ ਰੀਸ ੧, 8, 7 
(ਮਹਾਨਕੋਸ਼ ਇਥੇ “ਨਹ” ਦੇ ਅਰਥ ਕਿਵੇਂ” ਕਰਦਾ 
ਹੈ) 
ਹੋਰ ਰੂਪ -- ਨਹਿ -- 
“ਜਿਹ ਨਰ ਰਾਮ ਭਗਤਿ ਨਰਿ_ਸਾਧੀ।” 
(ਨਹੀਂ) -- ਗਉ ਕਬ, ੨੫, ੧" : ੧ (326) 
"ਆਨ ਉਪਾਵ ਸਕਰ ਕੀਏ ਨਹਿ ਦੂਖ ਸਾਕਹ 
ਲਾਹਿ।” ( 
ਰਿ ੨੪, ੨ : ੧ (1272) 
ਨਹੀ -- 
“ਕੇਤਿਆ ਗਣਤ ਨਹੀ ਵੀਚਾਰੁ।” (ਨਿਸ਼ੇਧ 


ਬੋਧਕ) - ਜਪੁ ੧, ੨੫ : ੪ (5) 
2. ਨਹੁੰ, ਨਉੱਧਰ 
“ਚਾਕਰ ਨਹ ਦਾ ਪਾਇਨਿ੍‌ ਘਾਉ।” (ਨਹੂੰਆਂ 
ਨਾਲ) 
-- ਮਲਾ ੧, ਵਾਰ ੨੨ਸ, ੧, ੨ : 2 (1288) 
ਨਹੀਨ -- ਨਹੀਂ 
--.ਬਸੰ ਕਬ, ੬, ੧" : ੧ (195) 
ਨਹੁ -- ਨਹੀਂ 


ਸਿਧਾਇਓ।” -- ਸੋਰ ੫, ੬੧, ੧ : ੨ (624) 
ਨਕ --- ਸਰੀਰ ਦਾ ਇਕ ਅੰਗ, ਨਾਸਿਕਾ 
“ਸੋਹਣੇ ਨਕ ਜਿਨ ਲੰਮੜੇ ਵਾਲਾ।” 

-- ਵਡਾ ੧, ਛੰਤ ੨, ੭ : ੨ (567) 

“ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ 

_ਸਿਰਜਨਹਾਰੀ। (ਭਾਵ ਪੇਪਾਤ ਕੀਤੇ) 

- ਭੈਰ ੪, ੬, ੩ : ੨ (1135) 
ਨਕਟ -- ਨਕ-ਕਟੀ 

“ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ 

ਰਾਨੀ।” _-- ਆਸਾ ਕਬ, ੪, ੧ : ੨ (476) 
ਨਕਟੀ -- ਨਕ-ਵੱਢੀ 
“ਨਕਣੀ ਕੋ ਠਨਗਨੁ ਬਾਡਾ (ਭਾਵ ਮਾਇਆ) 

-- ਆਸਾ ਕਬ, ੪, ੧" : ੧ (476) 

“ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ। ” (ਨੱਕ 

_ਵੱਢੀ ਭਾਵ ਗੁਣਹੀਣ) 


-- ਦੇਵ ੪, ੬, ੧" : ੧ (526) 


੨ (677). 





ਨਕਟੇ -- ਨੱਕ-ਕਟੇ ਭਾਵ ਬੇਪਤੇ, ਬੇਇਜ਼ਤ 
“ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ 
ਨਕ ਵਢਾਇਆ। ” 
-- ਰਾਮ ੪, ੫, ੩ : ੨ (882) 
ਨਕਿ - ਨੱਕ ਵਿਚ 
“ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ 
ਪਾਇ।” (ਭਾਵ ਕਾਬੂ ਕਰਨਾ ਸੰਜਮ ਵਿਚ 
ਲਿਆਉਣਾ) __ - ਸੋਰ ੧, ੧, ੩ : ੨ (595) 
ਹੋਰ ਰੁਪ - ਨਕਨੀਂ - ` 
“ਨਾਨਕ ਵਿਣੁ ਨਾਵੈ ਨਕਮੀ ਵਢੀ ਫਿਰਹਿ ਸੋਭਾ 
ਮੂਲਿ ਨ ਪਾਹਿ।” 
` -- ਵਡ ੪, ਵਾਰ ੧੧ਸ, ੩, ੧ : ੬ (590) 
ਨਕੁ -- ਸਰੀਰ ਦਾ ਇਕ ਅੰਗ, ਨਾਸਿਕਾ 
ਨਾਹਿ।” (ਭਾਵ ਪਤ ਨਹੀਂ) 
-- ਵਡ ੪, ਵਾਰ ੧੩ਸ, ੩, ੧ : ੧ (591) 
“ਲੰਮਾ ਨਕੁ ਕਾਲੇ ਤੇਰੇ ਨੈਣ।” 
-- ਮਲਾ ੧, ੯, ੧ : ੨ (1257) 
“ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ 
ਖਾਣੇ ।”? 
-- ਮਲਾ ੧, ਵਾਰ ੨ਪਸ, ੧, ੨ : ੪ (1269) 
ਨਖ -- ਨਹੁੰ 
“ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ 
ਨਖ ਬ਼ਿਦਰਿਓ।” 
ਗਿ ਤਤ 
“ਜਬ ਨਖ ਸਿਖ ਇਹੁ ਮਨੁ ਚੀਨਾ।”? (ਨਹੁੰ ਤੋਂ 
_ਸਿਰ ਤਕ ਭਾਵ ਪੂਰੀ ਤਰਾਂ) , 
-- ਰਾਮ ਕਬ, ੧੦, ੧ : ੩ (971) 
ਨਖਹ -- ਨਹੁੰਆਂ ਨਾਲ _. 
ਵਰ ਦਿ 
ਕੀਏ ਸਨਾਥਾ।” ਰ ਰ 
-- ਭੈਰ ਨਾਮ, ੯, ੫ : ੧ (1165) 
ਹੋਰ ਰੂਪ -- ਨਖਹਿ -- 
“ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ 
ਹਰਣਾਖਸ ਨਖਹਿ_ਬਿਦਾਰੇ। (ਨਹੁੰਆਂ 
ਨਾਲ) - ਸੋਰ ੩, ੫,.੨ : ੨ (601) 


ਸਿਰ. 
“ਹਰਣਾਖਸੁ ਲੇ ਨਖਹੁ ਬਿਧਾਸਾ।” (ਨਹੁੰਆਂ 
ਨਾਲ) -- ਗਉ ੧, ਅਸ ੯, ੬ : ੨ (224) 
ਨਖਿਅਤ੍ਰ -- (ਸੰ. ਜਥਕਸ੍) ਤਾਰਿਆਂ ਦੇ ਸਮੂਹ 
ਚੰਦਰਮਾ ਦੇ ਰਾਹ ਵਿਚ ਆਉਂਦੇ 
ਤਾਰਾ-ਸਮੂਹ ਜੋ 27 ਮੰਨੇ ਜਾਂਦੇ ਹਨ 


੫ 


ਤਾਰ 


ਗਾਵਏ ।”” -- ਆਸਾ ੫, ਛੰਤ ੫, ੩ : ੩ (456) 
ਨਖਿਆਤਿ -- ਨਖਤ੍ਰ, ਤਾਰਾ-ਸਮੂਹ 
“ਅਨਿਕ ਸੂਰ ਸਸੀਅਰ ਨਖਿਆਤਿ। ” 
- ਸਾਰ ੫, ਅਸ ੨, ੪ : ੩ (1236) 
ਨਖੀ -- ਨਹੁੰਆਂ ਨਾਲ 
“ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ 
ਉਬਾਰਿ।” 
ਨਖ੍ਤ੍ਰ -- ਤਾਰਾ--ਸਮੂਹ, ਤਾਰੇ 
'ਕਈ ਕੋਟਿ ਸਸੀਅਰ ਸੂਰ ਨਖ੍ਤ੍ਰ।” 
- ਗਉ ੫. ਸੁਖ ੧੦, ੩ : ੭ (276) 
ਹੋਰ ਰੂਪ -- ਨਖ੍ਤ੍ਰਾ - 
ਅਮਰੁ ਕਰਾਰਾ।” (ਤਾਰੇ) 


- ਮਾਰੂ ੫, ੧, ੧ : ੧ (998) 
ਨਖ੍੍‌ੜ੍ਰ -- ਰ 
ਨਖਿ੍‌ਤ੍ਰ ਗਗਨੰ। ”-- ਸਸ ੫, ੯ : ੧ (1354) 
ਨਗ -- (ਫਾ. ਨਗੀਨ) ਨਗੀਨਾ, ਮੋਤੀ ਕੀਮਤੀ 
ਪਥਰ/ਮੋਤੀ ਜੋ ਗਹਿਣਿਆਂ ਵਿਚ ਜੜਿਆ 
ਜਾਂਦਾ ਹੈ 
ਨਗ ਹੀਰ ਮਣਿ ਮਿਲਤ ਲਿਵ ਲਾਈਐ। ” 
- ਸਵ ੪, ਨਲ ੧੫ : ੨ (1401) 
ਨੰਗ -- ।. ਕੰਗਾਲੀ, ਗਰੀਬੀ 
“ਜੇ ਕੋ ਹੋਵੈ ਦੁਬਲਾ ਲੰਗ ਭੁਖ ਕੀ ਪੀਰ।” 


-- ਸਿਰੀ ੫, ਅਸ ੨੬, ੨ : ੧ (70) ] 


1338 





-- ਭੈਰ ੩, ੨੦, ੪ : ੪ (1133)7 





3. ਨਿਲੱਜ, ਬੇ-ਸ਼ਰਮ 
“ਤਿਆਗਿ ਚਲਿਓ ਹੈ ਮੂੜ ਨੰਗ।” 
- ਗਉ ੫, ੧੩੯”, ੨ : ੨ (210) 
4. ਨੰਗਾਪਨ 
“ਸੈ ਨੰਗੇ ਨਹ ਨੰਗ ਭੁਖੇ ਲਖ ਨ ਕੂਖਿਆ।” 
7” ਸਰੂ %, ਵਾਰ ੧੯, ਖ,.। ੧ (1100) 
ਨਗਜ -- (ਫਾ. ਨਗਜ਼) ਸੁੰਦਰ, ਖੁਬਸੁਰਤ 
- ਭੈਰ ੫, ੧੦, ੧ : ੧ (1139) 
ਨਗਨ -- ਨੰਗੇ ਬਸਤਰ ਰਹਿਤ __ 
ਨਗਨ ਫਿਰਹਿ ਨੰਗ ਨੰਗੀ ਜੀਉ।” 
- ਗਉ ੮, ੬੮,੨:੨(174) 
ਨੰਗਨਾ =- ਨੰਗਾ, ਬੇਪਤ 
“ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ 
ਜੋਨਿ ਨ ਨੰਗਨਾ। ” 
-- ਮਾਰੂ ੫, ਸੋਲਾ ੯, ੫ : ੩ (1080) 
ਨਗਨੁ -- ਨੰਗਾ 
''ਜਟਾ ਮੁਕਟੁ ਤਨਿ ਭਸਮ ਲਗਾਈ ਬਸਤੁ ਛੋਡਿ 
ਤਨਿ ਨਗਨੁ ਭਇਆ।” 
-- ਭੈਰ ੧, ੮, ੪ : ੧ (1127) 
ਨਗਰ -- ਸ਼ਹਿਰ, ਵਸਤੀ 
“ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ 
ਉਜਾੜੀ ਜੀਉ। ”-- ਮਾਝ ੫, ੩੭, ੧ : ੩ (105) 


-- ਸਸ ੫, ੩੦ : ੧ (1356) 

ਨਗਰਿ -- 
'“ਸੂਨੇ ਨਗਰਿ ਪਰੇ ਠਗਹਾਰੇ।” (ਸ਼ਹਿਰ/ਵਸਤੀ 
ਵਿੱਚ) -- ਗਉ ੫, ੮੯, ੨ : ੪ (182) 
“ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ 
ਕਹਾ ਜੁ ਸਮਾਨਾ।-' (ਭਾਵ ਦਸਮ ਦੁਆਰ 
ਵਿਚ) -- ਆਸਾ ਕਬ, ੭੮, ੧ : ੧ (460) 





-- ਆਸਾ ੧, ੩੭, ੨ : ੧ (360) 
“ਅਬਿਚਲ ਨਗਰੀ ਨਾਨਕ ਦੇਵ।`”` (ਵਸਤੀ) 
-= ਆਸਾ ੫, ਅਸ ੧, ੮ : 2 (431) 





ਹਹਿ ਥਾਵਾ।” (ਭਾਵ ਸੰਸਾਰ) 
= ਮਾਰੂ ਬੋ, ੧. ੧੧ ੧੨੧0੧ 
“ਨਗਰੀ ਨਗਰੀ ਖਿਅਤ ਅਪਾਰ। ” (ਭਾਵ 
ਥਾਂ ਥਾਂ)-- ਭੇਰ ਕਬ, ਅਸ ੨, ੫ : ੨ (1163) 
ਨਗਰ -- 
(ਗਲ 
-- ਗਉ ਕਬ, ੩੦, ੧" : ੧ (329) 
2. ਭਾਵ ਸਰੀਰ 


“ਨਗਰੁ ਮਹਿ ਆਪਿ ਬਾਹਰਿ ਫੁਨਿ ਆਪਨ ਪਭ 


ਮੇਰੇ ਕੋ ਸਗਲ ਬਸੇਰਾ।” 
- ਬਿਲਾ ੪, ੪, ੨ : ੧ (800) 
“ਸੁ ਆਨੁ ਲੋਕੁ ਨਗਰ ਮਹਿ ਸਬਲਾ ਗੁਰੁ ਖਿਨ 


ਮਹਿ ਮਾਰਿ ਕਢਾਵੈਗੋ ।” 
- ਕਾਨ ੪, ਅਸ ੫. ੩ : ੧(1311) 
ਹੋਰ ਰੁਪ -- ਨਗਰੀ -- 
“ਅਨਦਿਨੁ ਨਗਰੀ ਹਰਿ ਗੁਣ ਗਾਇਆ। 
(ਸਰੀਰ ਰੂਪੀ ਨਗਰੀ) 


-- ਗਉਂ 8, ੪੩, ੨ : ੩ (165) 

“ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ 
ਜੋਗੁ ਨ ਹੋਇ।” (ਸਰੀਰ) 

- ਬਿਹਾਂ ੪, ਵਾਰ ੨੧ਸ, ੩, ੨ : ੨ (550) 


ਨਗਰੀਆ -- 


“ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ _ 


ਧਨੁ ਹਿਰਿਆ।” (ਸਰੀਰ) 


ਨਗਰੁ -- 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ 
ਸਾਧੂ ਖੰਡਲ ਖੰਡਾ ਹੈ।” (ਸਰੀਰ) 

-- ਗਉ ੪, ਸੋਲਾ ੪, ੧ : ੧ (13) 





“ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ - 


ਸਾਬਾਸਿ।” (ਜੀਵਨ ਰੂਪੀ) 
`__-- ਪ੍ਰਭਾ ੧, ੧੦, ੧ : ੨ (1330) 
ਨੰਗਾ -- ।. ਕੰਗਾਲ, ਗਰੀਬ 
੫੫094 ਆਲ 


-- ਬਸੰ ੪, ੩,੨:੧(1178). 


ਨਚਸੀ 





ਨਫਰੁ ਕਿਥਹੁ ਰਜਿ ਖਾਏ।” 
-- ਗਉ ੪, ਵਾਰ ੧੨ਸ, ੪, ੨ : ੧ (306) 
ਹੋਰ ਰੂਪ -- ਨੰਗੀ -- 
ਨਗਨ ਫਿਰਹਿ ਨੰਗ ਨੰਗੀ ਜੀਉ।” (ਬਿਲਕੁਲ 


ਕੰਗਾਲ) _-- ਗਉ ੪, ੬੮, ੨: ੨ (174) 
2. ਬੇਇਿਜ਼ਤ, ਨਿਰਲੱਜ 


ਹੋਰ ਰੂਪ -- ਨੰਗਾ -- 
“ਨਾਮਹੀਣ ਗਏ ਮੂੜ ਨੰਗਾ। ” 


-- ਆਸਾ ੪, ੫੮, ੩ : ੧ (367) 


“ਰੰਗਿ ਰਤਾ ਨਚੈ ਨੰਗੁ।” (ਨਿਲਜ) 
-- ਮਾਝ ੧, ਵਾਰ ੧੦ਸ, ੧, ੧ : ੫ (142) 
3. ਵਸਤਰ ਹੀਣ 
“ਨੰਗਾ ਦੌਜਕਿ ਚਾਲਿਆਤਾ ਦਿਸੈ ਖਰਾ 
ਡਰਾਵਣਾ। ” (ਗੁਣ ਰੂਪੀ ਵਸਤਰ) 
- ਆਸਾ ੧, ਵਾਰ ੧੪ : ੪ (471) 
ਹੋਰ ਰੂਪ -- ਨੰਗਿ - 
_“ਨ ਭੀਜੈ ਤੀਰਥਿ ਭਵਿਐ ਨੰਗਿ।” (ਨੰਗੇ ਹੋ 
ਕੇ) 
- ਸਾਰ ੪, ਵਾਰ ੧ਸ, ੧, ੨ : ੫ (1237) 
ਨੰਗੇ -- 
ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ 
ਗਈ। ? -- ਵਡ ੪, ਵਾਰ ੧੭ : ੨ (593) 


ਨਚ -=- ਨਾ ਨਹੀ (ਹਨ) 


ਨਚ ਮਿਸਟੰ ਸੁਖ ਮਾਇਆ। ” 
-- ਜੈਤ ੫, ਵਾਰ ੧੧ਸ, ੫, ੧ : ੧ (708) 
ਕੀਰਤਨਹ। ” _ -- ਸਸ ੫, ੩੧ : ੧ (1356) 


ਨਚਉ -- ਨਚਾਂ ਗਾ 


“ਹਉ ਬਹੁੜਿ ਛਿੰਝ ਨ ਨਚਊ ਨਾਨਕ ਅਉਸਰੁ 
ਲਧਾ ਭਾਲਿ ਜੀਉ।” 
- ਸਿਰੀ ੫, ਅਸ ੨੯, ੨੧ : ੩ (74) 


ਨਚਸੀ -- ਨਚੇਗਾ/ਨਚਦਾ ਹੈ 





ਨਚਹਿ ੍ 1340 ਨਟ 
- ਮਲਾਂ ੧, ਵਾਰ ੨੬ : ੪ (1290) | ਨਚਾਂਵੈ -- ਨਚਾਉਂਦਾ ਹੈ 





ਨਚਹਿ -- ਨਚਦੇ ਹਨ “ਜਿਉ ਪ੍ਰਭ ਭਾਵੈ ਤਿਵੈ ਨਚਾਵੈ।” 
“ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ।” | _______ -- ਗਉ ੫, ਸੁਖ ੧੧, ੭ : ੮ (278) 
- ਆਸਾ ੧, ਵਾਰ ੪ਸ, ੧, ੨ : ੩ (464) | ਨਚਿ -- ਨਚ ਕੇ, ਨ੍ਰਿਤ ਕਰਕੇ ਰ੍ 
ਨਚਣਾ -- ਨਾਚ ਕਰਨਾ “ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ।” 
“ਹੋਰੁ ਨਚਣਾ ਖੁਸੀਆ ਮਨ ਮਾਹ।” `_ -- ਗਉ ੫, ੨੪, ੩ : ੨ (159) 
- ਆਸਾ ੧, ੬, ੧" : ੨ (350) | ਨਚਿਐ -- ਨਚਨ ਨਾਲ, ਨ੍ਰਿਤ ਕਰਨ ਨਾਲ 
ਨਚਣੁੂ -- ਨਾਚ ਕਰਨਾ “ਨਚਿਐ ਟਪਿਐ ਭਗਤਿ ਨ ਹੋਇ।” 
'ਨਚਣੁੰ ਕੁਦਣੁ ਮਨ ਕਾ ਚਾਉ।” - ਗਉ ੩, ੨੪, ੩ : ੩ (159) 
- ਆਸਾਂ ੧, ਵਾਰ ਪਸ, ੧, ੨ : ੨੫ (465) | ਲਚਿੰਦੂ -- ਬੇ-ਫਿਕਰ/ਨਿਸਚਿੰਤ ਹੋ ਕੇ 
ਨਚਨਿ -- ਨਚਦੇ ਹਨ, ਨਾਚ ਕਰਦੇ ਹਨ _ “ਨਾੜੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ।” 
“ਵਾਇਨਿ ਚੇਲੇ ਨਚਨਿ ਗੁਰ।” - ਸਲੋ ਫਰ, ੩੩ : ੧ (1379) 
- ਆਸਾ ੧, ਵਾਰ ਪਸ, ੧, ੨ : ੧ (465) | ਨਚੈ -- ਨਚਦਾ ਹੈ ਭਾਵ ਵਿਚਰਦਾ ਹੈ 
ਨਚਾ -- ਨਚਦਾ ਹੈ _“ਰਾਜਿ ਰੰਗੁ ਮਾਲਿ ਰੰਗੁ ਰੰਗਿ ਰਤਾ ਨੰਢੈ ਨੰਗੁ।” 
“ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ - ਮਾਝ ੧, ਵਾਰ ੧੦ਸ, ੧, ੧ : ੫ (142) 
ਨਚਾਂ।'` _-- ਮਾਰੂ ੫, ਵਾਰ ੨੨ : ੬ (1094) | ਨਜਰਿ -- ਦਿ੍‌ਸ਼ਟ 
“ਆਵੈ ਜਾਇ ਭਵਾਈਐ ਬਹੁ ਜੋਨੀ ਨਚਾ।” | “ਨਜਰਿ ਭਈ ਘਰੁ ਘਰ ਤੇ ਜਾਨਿਆ।” (ਭਾਵ 
- ਮਾਰੂ ੫, ਵਾਰ ੧੫ : ੨ (1097) | ਮਿਹਰ ਦੀ ਦ੍ਰਿਸ਼ਟੀ) 
ਨਚਾਇਦਾ -- ਨਚਾਉਂਦਾ ਹੈ , __= ਗਉ ੧, ੮, ੨ : ੩ (153) 
“ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ | ਨਜੀਕਿ -- ਨਜ਼ਦੀਕ, ਨੇੜੇ ਰ 
ਨਚਾ। __-- ਮਾਰੂ ੩, ਵਾਰ ੨੨ : ੬ (1094) | “ਗੁਰ ਕੈ ਸਬਦਿ ਨਜੀਕਿ ਪਛਾਣਹੁ।” 
ਨਚਾਈ -- ਨਚਾਵਾਂ - ਮਾਰੂ ੩, ਸੋਲਾ ੨੪, ੧੫ : ੨ (1068) 
“ਨਿਰਤਿ ਕਰੀ ਇਹੁ ਮਨੁ ਨਚਾਈ।” ਨੋਟ -- 1. ਨਾਟਕ ਖੇਡਣ ਵਾਲੇ, ਮਦਾਰੀ 
` ਗੂਜ ੩, ਅਸ ੧, ੧ : ੧ (506) | “ਲਟ ਨਾਟਿਕ ਆਖਾਰੇ ਗਾਇਆ।” 
ਹੋਰ ਰੂਪ - ਨਚਾਈਐ -- ਰ - ਗਉ ੫, ੮੧, ੨ : ੩ (179) 
"ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ | “ਨਟ ਵਟ ਖੇਲੈ ਸਾਰਿਗਪਾਨਿ।” (ਮਦਾਰੀ) 
ਜਿਉਂ ਜਸੁਦਾ ਘਰਿ ਕਾਨੁ।” (ਨਾਚ | `__ - ਗਉ ਕਬ, ੩੩, ੨ : ੨ (329) 
ਕਰਾਈਐ ਭਾਵ ਟਪਾਂਦੇ ਫਿਰੀਏ) _]_ਰੋਰ ਰੂਪ -- ਨਟਿ -- 
-- ਸਿਰੀ ੧, ਪਹ ੧, ੨ : ੨ (75) “ਮਾਇਆ ਮੋਹਿ ਨਟਿ ਬਾਜੀ ਪਾਈ।” 
ਨਚਾਏ -- ਨਚਾਂਦਾ, ਭਟਕਾਉਂਦਾ __ (ਨਟ/ਬਾਜ਼ੀਗਰ ਨੇ) 
“ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਰ `.- ਗਉਂ ੩, ਅਸ ੩, ੫ : ੧ (230) 
ਦੁਖੁ ਪਾਵਣਿਆ।” ਰ੍ ਰ ਦਿ 
- ਮਾਝ ੩, ਅਸ ੨੧, ੪ : ੩ (122) “ਜਬਲੀਧਰ ਨਣ ਅਉ ਜਲਧਾਰਾ। ” 
ਨਚਾਵਹਿ -- ਨਚਾਉਂਦਾ ਹੈ - ਰਾਗ ੧ : ੫੬ (1430) 
“ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਨਣੁ -- 
ਜਾਂਇ ਹੋਇ ਧੂਰਾ।” __ 'ਮੰਦਲੁ ਨ ਬਾਜੈ ਨਣੁ ਪੈ ਸੂਤਾ।” (ਨਚਨ 


- ਰਾਮ ੫, 2, ੪ : ੨ (884) ਵਾਲਾ) -- ਆਸਾ ਕਬ, ੧੧, ੧ : ੨ (478). 


ਨਠਯੋ ਰ 1341 








ਡੀ 
“ਨਣੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ 
ਓਹੁ ਤੈਸਾ ਰੇ।” (ਸਵਾਗੀ, ਨਾਟਕ ਕਰਨ 
ਵਾਲਾ) -- ਆਸਾ ੫, ੧੩੦, ੧,;; ੧ (403) 
ਨਟੂਐ -- 
“ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ। ” 
- ਆਸਾਂ ੧, ਅਸ ੨੨, ੪ : ੧ (422) 
ਨਠਯੋ -- ਨਸ ਗਿਆ 


ਪੀਓ।” ੨ ਜੱਦੋ 2, .72-5013920 
ਨਠੜੋ -- ਭਜ ਗਿਆ, ਨਸ ਗਿਆ 
_ “ਨਠੜੋ ਦੁਖ ਤਾਪੁ ਨਾਨਕ ਪ੍ਰਭ ਪੇਖੰਦਿਆ। ” 
-- ਜੈਤ ੫, ਵਾਰ ੧੬ਸ, ੫, ੨ : ੨ (709) 
ਨਠੇ -- ਦੌੜ ਗਏ, ਨਸ ਗਏ 
“ਨਠੇ ਤਾਪ ਦੁਖ ਰੋਗ ਪੂਰੈ ਗੁਰ ਪ੍ਰਤਾਪਿ।” (ਭਾਵ 
ਮੁਕ ਗਏ) _ -- ਗੂਜ ੫, ਵਾਰ ੧੩ : ੪ (521) 
ਨੰਢੜਾ -- ਬਾਲ, ਛੋਟੀ ਉਮਰ ਦਾ 
“ਜੇ ਜਾਣਾ ਸਹੁ ਨੰਢੜਾ ਤਾ ਥੋੜਾ ਮਾਣੁ ਕਰੀ।” 
(ਭਾਵ ਬਾਲ ਸੁਭਾ ਵਾਲਾ) 
-- ਸਲੋ ਫਰ, ੪ : ੨ (1378) 
ਨੰਢੀ - ਜਵਾਨੀ ਵਿਚ 
“ਫਰੀਦਾ ਨੰਢੀ ਕੰਤੁ ਰਾਵਿਓ ਵਡੀ ਥੀ ਮੁਈਆਸੁ। ” 


-- ਸਲੋ ਫਰ, ੫੪ : ੧ (1380) ` 


ਨਤ -- ਨਹੀ ਤਾਂ ਭਾਵੇਂ 
“ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ 
ਮਿਲਤ ਨਹਿ ਹੋਇ ਆਨੰ।” 


` -- ਮਲਾ ਰਵਿ, ੧, ੧ : ੨ (1293). 


ਨਤਰ -=- 1. ਤਾਨੀ ਦੇ ਤਣੇ ਹੋਏ ਧਾਰੇ 


ਉਰਝਾਈ। ” -- ਗਉ ਕਬ, ੫੪, ੪ : ੧ (335) 


2. ਨਹੀਂ ਤਾਂ ਰ ਨ” ਰ 
“ਸੂਧੇ ਸੂਧੇ ਰੇਗਿ ਚਲਹੁ ਤੁਮ ਨਤਫ ਕੁਧਕਾ 
ਦਿਵਈਹੈ ਰੇ।” 
ਰ੍ -- ਬਿਲਾ ਕਬ, ੧, ੧੯ : ੨ (855) 
ਨਥ -- ਨਕੇਲ, ਨਕ ਵਿਚ ਪਾਈ ਰਸੀ 
“ਨਕਿ ਨਥ ਖਸਮ ਹਥ ਕਿਰਤੁ ਧਕੇ ਲਦੇ। ” 


- ਸੋਚ ੫, ਵਾਰ ੨੮ਸ, ੨, ੨ : ੧ (653) 








ਨਥਹਾਰੇ -- ਨਕੇਲ ਨੂੰ ਹੱਥ ਵਿਚ ਰਖਨ ਵਾਲਾ, 
ਭਾਵ ਵਸ ਵਿਚ ਰਖਣ ਵਾਲਾ ਆਪਣੀ 
ਇਛਾ ਅਨੁਸਾਰ ਤੋਰਨ ਵਾਲਾ 
“ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ 
ਨਥਹਾਰੇ। ? - ਨਟ ੪, ਅਸ ੨, ੮ : ੧ (981) 
ਨਥਾ -- ਨਕੇਲਾਂ 
“ਜੋ ਅਸਮਾਨਿ ਨੰ ਮਾਵਨੀ ਤਿਨ ਨਕਿ ਨਥਾਂ 
ਪਾਇ।” (ਭਾਵ ਕਾਬੂ ਕਰੇ) 
-- ਸੋਰ ੧, ੧, ੩ : ੨ (595) 
ਨਥਿ -- ਨਕੇਲ ਪਾ ਕੇ 
-- ਮਾਝ ੧, ਵਾਰ ੧੯ਸ, ੧, ੧ : ੪ (147) 
“ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ 
ਕਿਆ ਵਡਾ ਭਇਆ।”” (ਨਕੇਲ ਪਾ ਕੇ, ਭਾਵ 
ਕਾਬੂ ਕਰਕੇ) -- ਆਸਾ ੧, ੭, ੨ : ੧ (350) 
ਹੋਰ ਰੂਪ -- ਨਥਿਆ -- 
“ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ। ” 
(ਨਕੇਲਿਆ, ਕਾਬੂ ਕੀਤਾ) 

-- ਮਲਾ ੧, ਵਾਰ ੨੪ਸ, ੧,੧:2 (1289) 
ਨਥ?ੀ -- ਨਥੀ ਹੋਈ ਹੈ, ਨਕੇਲੀ ਹੋਈ ਹੈ, ਕਾਬੂ 
ਵਿਚ ਹੈ, ਹੁਕਮ ਵਿਚ ਹੈ 
“ਆਪਿ ਨਾਥੁ ਨਥੱਤੈ ਸਭ ਜਾ ਕੀ ਬਖਸੇ ਮੁਕਤਿ 

ਕਰਾਇਦਾ। ” 
- ਮਾਰੂ ੧, ਸੋਲਾ ੧੬, ੧੪ : ੩ (1037) 
ਨਥੀਅਨੁ -- ਨਥੀ ਹੋਈ/ਕਾਬੂ ਕੀਤੀ ਹੋਈ .ਹੈ, 
ਹੁਕਮ ਅੰਦਰ ਰਖੀ ਹੈ 
“ਆਪਿ ਨਾਥੁ ਸਭ ਨਥੀਅਨੁ ਸਭ ਹੁਕਿਮ ਚਲਾਈ । ” 
-- ਸਾਰ ੪, ਵਾਰ ੩੬ : ੪ (1251) 
ਨਥੈ -- ਨਥ ਨਾਲ, ਨਕੇਲ ਨਾਲ 
“ਸਭ ਕੋ ਨਥੈ ਨਥਿਆ ਬਖਸੇ ਤੋੜੇ ਨਥ। ” 

-- ਮਲਾਂ ੧, ਵਾਰ ੨੪ਸ, ੧, ੧ : ੭ (1289) 
ਨੰਦ -- ਗੋਕਲ ਦੇ ਗਵਾਲਿਆਂ ਦਾ ਮੁਖੀ, ਯਸ਼ੋਧਾ ਦਾ 
ਪਤੀ ਰਿ 
“ਤੁਮ ਜੁ ਕਹਤ ਹਉ ਨੰਢ ਕੋ ਨੰਦਨੁ ਨੰਦ ਸੁ ਨੰਦਨੁ 

ਕਾ ਕੋ ਰੇ।”-- ਗਉ ਕਬ, ੭੦, ੧" : ੧ (338) 
ਨੰਦਨ -- ਪੁੱਤਰ 
“ਸੰਗਿ ਅਲਾਪਹਿ ਆਠਉ ਨੰਢਨ। ” 


ਨੰਦਨੀ 





-- ਰਾਗ ੧ : ੨ (1429) 
ਨੰਦਨੀ -- ਅਨੰਦ ਦੇਣ ਵਾਲੀ 


-“ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ 
ਨੰਦਨੀ। ” -- ਸਸ ੫, ੩੨ : ੨ (1356) 
ਨੰਦਨੁ -- ਪੁੱਤਰ 


“ਤੁਮ ਜੁ ਕਹਤ ਹਉ ਨੰਦ ਕੋ ਨੰਢਨੁ ਨੰਦ ਸੁ ਨੰਦਨੁ 
ਕਾ ਕੋ ਰੇ।”-- ਗਉ ਕਬ, ੭੦, ੧" : ੧ (338) 
ਨਦਰਿ -- ।. (ਅ. ਨਜ਼ਰ) ਦ੍ਰਿਸ਼ਟੀ/ਨਿਗਾਹ ਵਿਚ 
“ਓਹੁ ਵੇਖੈ ਓਨਾ ਨਢਰਿ ਨ ਆਵੈ ਬਹੁਤਾ ਏਹੁ 
_ ਵਡਾਣੁ।” (ਭਾਵ ਨਾ ਦਿਸੇ) 
>> ਸਿਧ ਐਸ. ੦ 67) 
“ਜਿਨ ਕਉ ਨਦਰਿ ਕਰਮ ਤਿਨ ਕਾਰ।” 
-- ਜੰਪੂ ੧, ੩੮ : ੬ (8) 
ਹੋਰ ਰੂਪ -- ਨੰਦਰਿ -- 
“ਦੂਰਿ ਨਾਹੀ ਦੇਖਹੁ ਕਰਿ ਨੰਦਰਿ।” 
- ਮਾਰੂ ੧, ਸੋਲਾ ੬, ੧੨ : ੨ (1026) 
2. ਮਿਹਰ ਦੀ ਨਜ਼ਰ, ਕ੍ਰਿਪਾ ਦ੍ਰਿਸ਼ਟੀ 
“ਜੇ ਤਿਸੁ ਨਢਚਿ ਨ ਆਵਈ ਤ ਵਾਤ ਨ ਪੁਛੈ 
`ਕੈ।” - ਜਪੂ ੧, 2: ੪ (2) 
“ਫਤੀਹ ਅੰਮ੍ਰਿਤ ਭਾਉ ਏਕ ਜਾ ਕਉ ਨਦਰਿ 
_ ਕਰੇਇ।” _-- ਸਿਰੀ ੧, ੭, ੧ : ੩ (16) 
ਨਦਰੀ -- (ਅ. ਨਜ਼ਰ) 1. ਮਿਹਰ ਸਦਕਾ, ਕ੍ਰਿਪਾ 


-- ਜਪੁ ੧, ੪ : ੬ (2) 
“ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸ। ” 
-- ਸਿਰੀ ੩, ੩੪, ੪ : ੪ (26) 

2. ਕ੍ਰਿਪਾ/ਮਿਹਰ ਦੀ ਨਜ਼ਰ ਤੋਂ 


“ਨਾਨਕ' ਨਢਰੀ ਬਾਹਰੇ ਰਾਚਹਿ ਦਾਨਿ ਨ 


ਨਾਇ।” (ਮਿਹਰ ਤੋਂ ਵਾਂਝੇ) 
- ਸਿਰੀ ੧, ੪, ੪ : ੩ (15) 
3. ਮਿਹਰ ਦੀ ਨਜ਼ਰ ਕਰਨ ਵਾਲਾ ਭਾਵ ਪ੍ਰਭੂ 
“ਨਾਨਕ ਨਦਰੀ ਨਦਰਿ ਨਿਹਾਲ। ” 


-- ਜਪ ੧. ੩੯ ? 2 (8) 
ਸ਼ਮਾਹਿ।” (ਪ੍ਰਭੂ) 
ਗੂਜ ੩, ਵਾਸ ੧ਸ, ੩, ੧ : ੪ (506) 


“ਨਾਨਕ ਨਢਰੀ ਨਦਰਿ ਕਰੇ ਤਾ ਨਾਮ ਧਨੁ ਪਲੈ 
ਪਾਇ।” 
- ਬਿਲਾ ੪, ਵਾਰ ੩ਸ, ੩, ੨ : ੫ (850) 
4. ਦ੍ਰਿਸ਼ਟੀ/ਨਿਗਾਹ/ਦਿਸਨ ਵਿਚ 
“ਨਦਰੀ ਕਿਸੈ ਨ ਆਵਉ ਨਾ ਕਿਛੁ ਪੀਆ ਨ ` 

ਖਾਉ।”” _ -- ਸਿਰੀ ੧, ੨, ੩ : ੨ (14) 

“ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ।” 
- ਸਿਰੀ ੩, ੫੭, ੨ : ੩ (36) 
ਗੁਰ ਪਰਸਾਦੀ ਸਚੁ ਨਢਰੀ ਆਵੈ ਸਚੇ ਹੀ ਸੁਖੁ 
ਪਾਵਣਿਆ।” (ਦਿਸੇ) 
- ਮਾਝ ੩, ਅਸ ੧੯, ੬ : ੩ (120) 
ਨਦੀ -- ਜਲ ਧਾਰਾ, ਦਰਿਆ 
“ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ 
ਵਡਿਆਈ।” 

- ਮਾਝ ੧, ਵਾਰ ੨੬ਸ, ੧, ੧ : ੨੪ (150) 
“ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ 
ਤੇਰੀ । ”-- ਗੂਜ ੫, ਵਾਰ ੯ਸ, ੫, ੧ : ੧ (520) 
ਹੋਰ ਰੂਪ -- ਨਦੀਆਂ -- 

“ਨਦੀਆ ਅਤੇ ਵਾਹ ਪਵਹਿ ਸਮੁੰਦਿ ਨ 

ਜਾਣੀਅਹਿ।” _ -- ਜਪੁ ੧, ੨੩ : ੨ (5) 
ਨਦੀਚੇ -- ਨਦੀਆਂ ਦਾ 
“ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ 
ਸੁਨਾਗਰ ਨਦੀਚੇ ਨਾਥੰੰ।” 

- ਧਨਾ ਭ੍ਰਿਲੋ, ੧, ੪ : ੧ (695) 
ਨੰਦੁ - ।. ਜਸ਼ੋਧਾ ਦਾ ਪਤੀ, ਇਕ ਗਵਾਲਾ 
ਬਹੁ ਥਾਕੋ ਰੇ।”-- ਗਉ ਕਬ, ੭੦, ੧ : ੧ (338) 
2. ਪੁੱਤਰ ਰਿ 
“ਜਸਰਥ ਚਾਇ ਨੰਢੁ ਰਾਜਾ ਮੋਰਾ ਰਾਮ ਚੰਦੁ 
ਪ੍ਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ।” 
- ਰਾਮ ਨਾਮ, ੪, ੪ : ੨ (973) 
ਨਲ -- ਨਹੀਂ, ਕਦੇ ਨਹੀਂ 
ਮੂਰਤਿ ਨਨਾ ਏਕ ਤ੍ਰੋਹੀ।” 
- ਧਨਾ ੧, ਸੋਹ ੩, ੨ : ੧ (13) 
ਨਨਕਾਰੁ -- ਇਨਕਾਰ ਭਾਵ ਰੋਕ ਟੋਕ 
“ਜਿਹ ਸਿਮਰਨਿ ਨਾਹੀ ਨਨਕਾਰੁ ।” 


ਨਨਦ 


1343 


ਨਮਸਕਾਰੀ _ 





-- ਰਾਮ ਕਬ, ੯, ੨ : ੧ (971) 
ਨਨਦ -- ਨਨਾਣ, ਪਤੀ ਦੀ ਭੈਣ 
“ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ 
ਜਰਉ ਰੇ।”-- ਆਸਾ ਕਬ, ੨੫, ੧ : ੨ (482) 
ਨਨਾਂ -- ਨਹੀਂ 
“ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ 
ਮੂਰਤਿ ਨਨਾ ਏਕ ਤੋਹੀ। ” 
-- ਧਨਾ ੧, ੯, ੨ : ੧ (663) 
ਨੰਨਾ -- ਨ? ਗੁਰਮੁਖੀ ਲਿਪੀ ਦਾ 25ਵਾਂ ਅੱਖਰ 
“ਨੰਨਾ ਨਰਕਿ ਪਰਹਿ ਤੇ ਨਾਹੀ।” 
-- ਗਉ ੫, ਬਾਅ ੩੬ : ੧ (257) 
ਨੰਨਾਕਾਰੁ -- ਇਨਕਾਰ, ਰੁਕਾਵਟ, ਰੋਕ ਟੋਕ 
“ਨੰਨਾਕਾਰੁ ਨ ਹੋਤਾ ਤਾ ਕਹੁ । ” 
- ਗਉਂ ੫, ਬਾਅ ੩੬ : ੫ (257) 
ਨੰਨੈ -- “ਨ” ਅਖਰ ਦੁਆਰਾ 
“ਨੰਨੈ ਨਾਹ ਭੋਗ ਨਿਤ ਭੋਗੇ ਨਾ ਡੀਠਾ ਨਾ 
ਸੰਮਾਲਿਆ। ”-- ਆਸਾਂ ੧, ਪਟੀ ੨੩ : ੧ (433) 

-- (ਫਾ. ਨਾਪਾਕ) ਅਪਵਿੱਤਰ, ਪਲੀਤ 
“ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ 

ਨਪਾਕ। ” 

-- ਗੂਜ ੫, ਵਾਰ ੧੯ਸ, ੫, ੧ : ੨ (523) 
ਨਫਰੁ -- (ਅ. ਨਫ਼ਰ) ਮਨੁੱਖ ਭਾਵ ਸੇਵਕ, ਨੌਕਰ 
“ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ 

ਨਫਰੁ ਕਿਥਹੁ ਰਜਿ ਖਾਏ ।” 

-- ਗਉ ੪, ਵਾਰ ੧੨ਸ, ੪, ੨ : ੧ (306) 


ਹੌਇ ਕੈ ਉਠਿ ਘਰਿ ਆਇਆ।” 
(ਸੇਵਕ/ਨੌਕਰ ਦੇ) 
-- ਗਉ ੪, ਵਾਰ ੧੨ਸ, ੪, ੧ : ੪ (306) 
ਨਮਸਕਰਾ -- ਪੁਣਾਮ/ਨਮਸਕਾਰ ਯੋਗ 
“ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ 
ਨਾਨਕ ਹਰਿ ਨਮਸਕਰਾ। ” 
-- ਗਉ ੫, ਬਾਅ ੧ਸ : ੯ (250) 
ਨਮਸਕਾਰ -- ਪ੍ਰਣਾਮ, ਬੰਦਨਾ 
ਨਾਨਕ ਗੁਰ ਪੂਰੇ ਨਮਸਕਾਰ । ” 


- ਗਉ ੫, ਸੁਖ ੨੪, ੧ : ੧੦ (295) 
ਹੋਰ ਰੂਪ -- ਨਮਸਕਾਰੰ -- 
“ਓਅੰ ਸਾਧ ਸਤਿਗੁਰ ਨਮਸਕਾਰੰ।” 
-- ਗਉਂ ੫, ਬਾਅ ੧ : ੧ (250) 


। ਨਮਸਕਾਰਉ -- ਨਮਸਕਾਰ/ਪੁਣਾਮ/ਬੰਦਨਾ ਕਰਦਾ 


ਵੀ 
“ਏਕ ਨਿਰੰਕਾਰ ਲੇ ਰਿਦੈ ਨਮਸਕਾਰਉ। ” 

-- ਭੈਰ ੫, ੩, ੩ : ੨ (1136) 
ਨਮਸਕਾਰਸਿ -- ਨਮਸਕਾਰ ਕਰਦਾ ਹੈ 
“ਸਫਲੁ ਓਹੁ ਮਾਥਾ ਸੰਤ ਨਮਸਕਾਰਸਿ। ” 

-- ਗਉਂ ੫, ੧੨੯, ੩ : ੧(1391) 
ਨਮਸਕਾਰਹੁ -- ਨਮਸਕਾਰ/ਬੰਦਨਾ ਕਰੋ __ 
“ਹਰਿ ਕੇ ਦਾਸ ਕੇ ਚਰਣ ਨਮਸਕਾਰਰਹੁ । ” 

ਦਦਾਂਗੋਉਂ ੫, ੧੨੬. ੩ 26191) 
ਨਮਸਕਾਰਦਾ -- ਨਮਸਕਾਰ ਕਰਦਾ ਹਾਂ 
“ਸਦਾ ਅਭਗੁ ਦੀਬਾਣੂ ਹੈ ਹਉ ਤਿਸੁ 

ਨਮਸਕਾਰਦਾ। `-- ਗੂਜ ੫, ਵਾਰ ੪ : ੮ (519) 
ਨਮਸਕਾਰਾ =- 1. ਨਮਸਕਾਰਿਆ ਹੈ 
“ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ 
ਨਿਮਖ ਨਿਮਖ ਨਮਸਕਾਰਾ। ” 

-- ਗਉ ੫, ੧੩੨", ੧ : ੧ (208) 

2. ਨਮਸਕਾਰ 
“ਤਾ ਕਉ ਕੀਜੈ ਸਦ ਨਮਸਕਾਰਾ। ” 

- ਗਉ ੫, ਸੁਖ ੫, ੧ : ੬ (268) 
ਨਮਸਕਾਰਿ -- ਨਮਸਕਾਰ ਕਰ 
“ਗੁਰ ਕੇ ਚਰਨ ਕਮਲ ਨਮਸਕਾਰਿ। ” 

- ਗੋਂਡ ੫, ੧੩, ੧ : ੧ (866) 
ਹੋਰ ਰੂਪ -- ਨਮਸਕਾਰਿਆ -- 

“ਘਟ ਘਟ - ਅੰਤਰਿ ਪਾਰਬ੍ਰਹਮੁ 
ਨਮਸਕਾਰਿਆ। ” (ਨਮਸਕਾਰ ਕੀਤੀ ਹੈ) 

- ਮਾਝ ੫, ੪੬, ੪ : ੨ (108) 
ਨਮਸਕਾਰੀ -- ।. ਨਮਸਕਾਰ ਕਰਦੇ ਹਨ, ਮਥਾ 

__`___ ਟੇਕਦੇ ਹਨ 
“ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ 
ਸਭਿ ਨਮਸਕਾਰੀ। ” 

-- ਵਡ ੪, ਵਾਰ ੯ ; ੧ (589) 
2. ਮੈਂ ਨਮਸਕਾਰ ਕਰਦਾ ਹਾਂ ` 


ਨਮਸਕਾਰੂ 


1344 





ਤਿਸੁ ਗੁਰਸਿਖੁ ਕੰਉ ਹਉ ਸਦਾ ਨਮਸਕਾਰੀ ਜੋ | ਨਯਣ -- (ਸੰ. ਜਧਜਸ੍) ਅੱਖਾਂ, ਨੇਤਰ 


ਗੁਰ ਕੈ ਭਾਣੈ ਗੁਰਸਿਖੁ ਚਲਿਆ।” 

- ਵਡ ੪, ਵਾਰ ੧੮ : ੫ (593) 
ਨਮਸਕਾਰੁ -- ਬੰਦਨਾ, ਪ੍ਰਣਾਮ 

"ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ 

ਤੇ ਰਾਖਿਆ। ”-- ਸਿਰੀ ੪, ਵਾਰ ੧੭ : ੨ (90) 
ਹੋਰ ਰੂਪ -- ਨਮਸਕਾਰੇ -- 

“ਤੁਮ੍ਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ 

ਧਿਆਇ ਪ੍ਰਭ ਕਉ ਨਮਸਕਾਰੇ ।” 
(ਨਮਸਕਾਰ ਕਰਦਾ ਹੈ) 


- ਆਸਾ ੫, ੩੬,੪੭੨ (379) 


"ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ 
ਤੇਰੇ ਨਮਸਕਾਰੇ। ” (ਨਮਸਕਾਰ ਕਰਦਾ/ਸਿਰ 
ਨਿਵਾਉਂਦਾ ਹਾਂ) 
-_ =- ਧਨਾ ੫, ੪੦, ੨ : ੨ (681) 
ਨਮਸਕਾਰੈ -- ਰ 
“ਨਿਮਖ ਨਿਮਖ ਠਾਕਰ ਨਮਸਕਾਰੈ । ” 
(ਨਮਸਕਾਰ ਕਰੇ) 
-- ਗਉਂ ੫. ਸੁਖ ੯ਸ : ੩ (274) 
“ਕੁੰਚਰੁ ਪੋਟ ਲੈ ਲੈ ਨਮਸਕਾਰੈ । ” (ਨਮਸਕਾਰ 
ਕਰਦਾ ਹੈ)-- ਗੋਂਡ ਕਬ, ੪, ੩ : ੩ (87) 


ਨਮਸਕਾਰੋ -- 
“ਪਤਿਤ ਪਵਿਤੁ ਲੀਏ ਕਰਿ ਅਪੁਨੇ ਸਗਲ 
ਕਰਤ ਨਮਸਕਾਰੋ।” (ਨਮਸਕਾਰ ਕਰਦੇ 
ਹਨ) - ਗੂਜ ੫, ੧੦, ੧ : ੧ (498) 


“ਜਿਨਿ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ` 


ਨਮਸਕਾਰੋ।`` (ਨਮਸਕਾਰ ਕਰੋ) 
- ਸਾਰ ੫, ੫੪, ੧" : ੨ (1215) 
ਨਮਸਤੇ -- (ਸੰ. ਜਸਕਧ) ਨਮਸਕਾਰ ਯੋਗ 
“ਹਰਏ ਨਮਸਤੇ ਹਰਏ ਨਮਹ। ” 
--- ਗੋਂਡ ਲਾਮ, ੫, ੧“ : ੧ (੬74) 
ਨਮਹ -- ਨਮਸਕਾਰ ਹੈ 
“ਆਦਿ ਗੁਰਏ ਨਮਹ। ” 
ਰ੍ -- ਗਉ ੫, ਸੁਖ ੧ਸ : ੧ (262) 
ਨਮੋ -- ਨਮਸਕਾਰ, ਬੰਦਨਾ 
“ਨਾਲਕ ਅਨਿਕ ਬਾਰ ਨਮੋ ਨਮਹ।” 
-- ਸੋਸ ੫, ੬੩ : ੫ (1360) 


ਨਰਸਿੰਘ 
[ "ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ 
[ __ਲਯਣ। ” -- ਸਵ ੫, ਮਥੁ ੧ : ੬ (1406) 


“ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ 
ਖਿਨੁ ।” -- ਸਵ ੪, ਬਲ ੫ : ੧ (1405) 
ਨਰ -- ।. ਪੁਰਸ਼, ਜਨ, ਪ੍ਰਾਣੀ 

“ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ 
ਲਿਵ ਲਾਗਾ।`-- ਸਿਰੀ ਬੇਣੀ, ੧, ੧ : ੧ (93) 
“ਸੁਖੁ ਨ ਪਾਇਨਿ ਮੁਗਧ ਨਫ ਸੰਤ ਨਾਲਿ ਖਹੰਦੇ ।” 
- ਗਉ ੪, ਵਾਰ ੧੨ : ੪ (306) 

2, ਮਰਦ 

“ਅਨਦ ਕਰਹਿ ਨਰ ਨਾਰੀ।” 
- ਸੋਰ ੫, ੭੭, ੧ : ੩ (628) 
“ਨਰ ਸੈ ਨਾਰਿ ਹੋਇ ਅਉਤਰੈ।” 
- ਗੋਂਡ ਨਾਮ, ੬, ੩ : ੨ (874) 
3. ਦੇਵਤਿਆਂ ਦੀ ਇਕ ਖਾਸ ਜਾਤ, ਦੈਵੀ ਸੰਪਦਾ 
ਗੁਣਾਂ ਵਾਲੇ ਮਨੁੱਖ (ਸ਼ਬਦਾਰਥ) 
“ਆਖਹਿ ਸੁਰਿ ਨਰ ਮੁਨਿ ਜਨ ਸੇਵ।”? _ 
- ਜਪੁ ੧, ੨੬ : ੧੮ (6) 
4. ਪ੍ਰਭ, ਪਾਰਬ੍ਰਹਮ 
“ਨਰ ਨਿਹਕੇਵਲ ਨਿਰਭਉ ਨਾਉ।” 

-- ਗਉ ੧, ਅਸ ੭, ੫ : ੧ (224) 

5. ਮਨੁੱਖ 
“ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ 

ਬੁਧਿ ਸਿਖਲਾਈ।” 
- ਗੋਂਡ ਕਬ, ੩, ੧ : ੧ (874) 
ਨਰਸਿੰਘ -- ਵਿਸ਼ਨੂੰ ਦਾ ਇਕ ਅਵਤਾਰ ਜਿਸ ਦਾ 
ਅੱਧਾ ਸਰੀਰ ਮਨੁੱਖ ਦਾ ਤੇ ਅੱਧਾ 
ਸ਼ੇਰ ਦਾ ਮੰਨਿਆ ਜਾਦਾ ਹੈ, ਇਸ ਨੇ 
ਹਰਨਾਕਸ਼ ਤੋ ਉਸ ਦੇ ਪੁੱਤਰ 
ਪ੍ਰਹਿਲਾਦ ਦੀ ਰਖਿਆ ਕੀਤੀ ਸੀ 
“ਭਗਤ ਹੇਤਿ ਮਾੀਰਿਓ ਹਰਨਾਖਸੁ ਨਰਸਿੰਘ ਰੂਪ 
ਹੋਇ ਦੇਹ ਧਰਿਓ।” 





- ਮਾਰੂ ਨਾਮ, ੧, ੪ : ੧ (1105) 


ਨਜ਼ਹ -- ਮਨੁੱਖਾਂ ਦਾ 


“ਅਸਪਤਿ ਗਜਪਤਿ ਨਰਹ ਨਰਿੰਦ। ” 

-- ਤਿਲੰ ਨਾਮ, ੩, ੪ : ੧ (727) 
“ਜਾਵੀ ਨਾਉ ਨਰਹ ਨਿਹਕੇਵਲੂ ਰਵਿ ਰਹਿਆ 
ਤਿਹੁ ਲੋਈ।” (ਮਨੁੱਖਾਂ ਤੋਂ) 

- ਸੂਹੀ ੧, ਛੰਤ ੧, ੩ : ੪ (763) 
ਨਰਹਰ -- ਮਨੁੱਖਾਂ ਨੂੰ ਹਰਨ ਵਾਲਾ, ਨਰਸਿੰਘ 
ਅਰਥਾਤ ਹਰੀ, ਪ੍ਰਭੂ, ਵਾਹਿਗੁਰੂ 
“ਨਰਹਰ ਨਾਮੁ ਨਰਹਰ ਨਿਹਕਾਮੁ। ” 

-- ਗਉ ੧, ੬, ੧੯: ੨ (152) 
ਹੋਰ ਰੂਪ -- ਨਰਹਰਹ -- 
ਨਰਹਰਹ। ” (ਈਸ਼ਵਰ, ਪ੍ਰਭੂ) 
-- ਜੈਤ ੫, ਵਾਰ ੨੦ਸ, ੫, ੧ : ੧ (710) 
ਨ 


“ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ। ” ` 


(ਪ੍ਰਭੂ) _-- ਬਿਲਾ ੪, ੩, ੧" : ੧ (799) 


“ਮੇਰਾ ਮਿਤ੍ਰ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ 


ਬੋਲਹਿ ਨਰ ਨਰਹਰੇ। (ਵਾਹਿਗੁਰੂ) 
ਰ - ਨਟ ੪, ੧, ੨ : ੧ (975) 


-- ਰਾਮ ੫. ਛੰਤ ੩, ੧ : ੬ (925) 





ਨਰਹੁ -- ਪ੍ਰਾਣੀਓ, ਮਨੁੱਖੇ 
“ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ 


ਸਿਮਰਹੁ ਨਰਹੁ। -- ਸਵ ੪, ਬਲ ੫ : ੬ (1405) 


ਨਰਕ -- ਦੋਜ਼ਕ, ਜਹਨੰਮ, ਪੁਰਾਣਾਂ ਅਨੁਸਾਰ ਉਹ 


ਦੇਸ਼ ਜਿਥੇ ਜੀਵ ਆਪਣੇ ਪਾਪਾਂ.ਦਾ ਫਲ 
ਭੋਗਨ ਲਈ ਜਾਂਦਾ ਹੈ 


“ਬਿਆਪਤ ਸੁਰਗ ਨਰਕ ਅਵਤਾਰ। ” 


- ਗਉ ੫, ੮੮,੧:੨ (162) 


“ਨਰਕ ਸੁਰਗ ਫਿਰਿ ਫਿਰਿ ਅਵਤਾਰ।” (ਭਾਵ 


ਨੀਵਾਂ ਜਨਮ)-- ਗਉ ੫, ਸੁਖ ੧੨, ੩ : ੪ (278) 


ਨਰਕਹ -- ਨਰਕਾਂ ਵਿਚ __ _ 
“ਮਿ੍‌ਤੁ ਜਨਮ ਭੁਮੰਤਿ ਨਰਕਹ ਅਨਿਕ ਉਪਾਵੰ ਨ 


ਸਿਧਤੇ।” 
| 
੨ 


-- ਸਸ ੫, ੪੨ : ੫ (1357) 


ਨਰਕਘੋਰ -- ਡੂੰਘੇ ਨਰਕ, ਭਿਆਨਕ ਡਰਾਉਣਾ 


ਨਰਕ 


“ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ 


ਘੋਰ ਮਹਿ ਪਰਿਆ।” 


>= ਸੈਂਰ੫, ੧੫, ੩ ? ੨-(613) 


ਨਰਕਪਾਤੀ -- ਨਰਕਾਂ ਦਾ ਪਾਤਰ, ਨਰਕਾਂ ਵਿਚ 


ਡਿਗਨ ਵਾਲਾ 


“ਸੋ ਨਚਕਪਾਤੀ ਹੋਵਤ ਸੁਆਨੁ। ” 


-- ਗਉ ੫. ਸੁਖ ੧੨, ੧ : ੨ (278) 


ਨਰਕਾ -- ਨਰਕ 
“ਕਵਨ ਸੁ ਮੁਕਤੀ ਕਵਨ ਸੁ ਨਰਕਾ। ” 


- ਮਾਰੂ ੫, ਸੋਲਾ ੧੦, ੬ : ੧ (1081) 


ਨਰਕਿ -- ਨਰਕ ਵਿਚ 
“ਨਰਕਿ ਨ ਸੇਈ ਪਾਈਐ।” 


ਦਾ ਸਾਂਝ ੫, ਅਸ ੩੮, 2 : 2 (132) 


ਹੋਰ ਰੂਪ -- ਨਰਕੁ -- 


ਬਹੁਰਿ ਅਵਤਾਰ। ” 
-- ਗਉਂ ੫, ੧੫੮", ੨ : ੨ (214) 
ਨਰਕੇ -- 
“ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ 
ਜਾਇ। ” (ਨਰਕ ਵਿਚ) 
-- ਸਿਰੀ ੫, ਅਸ ੨੬, ੫ : ੪ (70) 


ਨਰਜਾ -- ਤਕੜੀ, ਤਰਾਜੂ 





“ਬਾਰੰਬਾਰ ਮਾਇਆ ਤੇ ਅਟਕੈਲੇ ਨਰਜਾ ਮਨੁ 


ਤੋਲੈ ਦੇਵ। -- ਬਿਲਾ ਕਬ, ੧੨, ੧ : ੨ (857) 
ਨਰਦੇਵ -- ਮਨੁੱਖਾਂ ਵਿਚੋਂ ਦੇਵਤਾ ਰੁਪ, ਸਾਧੁ 
“ਸੁਰ ਪਵਿਤ੍ਰ ਨਰਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ 
ਬਾਣੀ।” - ਰਾਮ ੫, ੨, ੧" : ੨ (883) 
ਨਰਹਰਹ -- ਨਰਾਂ ਵਿਚੋਂ ਸ੍ਰੇਸ਼ਟ ਨਰ ਅਰਥਾਤ 
ਪ੍ਰਭੂ ਵਾਹਿਗੁਰੂ 


“ਨਰਹਰਹ ਨਮਸਕਾਰੰ।” 
-ਵੱਮ੫, ੫੯, ੧" : 


- ਕਾਨ ੪, ਵਾਰ ੯ : ੫ (1316) 
ਨਰਨਾਥਾ -- ਨਰਾਂ ਦੇ ਨਾਥ, ਮਨੁੱਖਾਂ ਦੇ ਮਾਲਕ 
ਭਾਵ ਪ੍ਰਭੂ 
“ਰਾਖਿ ਲੇਹੁ ਨਿਰਗੁਨ ਨਰਨਾਥਾ। ” 

-- ਗਉਂ ੫, ਬਾਅ ੪੩ : ੮ (259) 
ਨਰਪਤਿ -- ਨਰਾਂ ਦਾ ਮਾਲਕ, ਰਾਜਾ, ਪ੍ਰਜਾਪਤੀ 
“ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ।” 

ਰ੍ -- ਗਉ ੪, ੪੧, ੩ : ੨ (166) 
ਭਿਖਾਰੀ। ” 
ਨਰਬਦ -- ਨ%ਅਰਬਦ, ਅਰਬਾਂ ਤੋਂ ਪਰੇ ਭਾਵ 
ਰ ਬੇਅੰਤ 
“ਅਰਬਦ ਨਰਬਦ ਧੁੰਧੂਕਾਰਾ। ” 

ਰ -- ਮਾਰੂ ੧, ਸੋਲਾ ੧੫, ੧ : ੧ (1035) 
ਨਰਵਿਰਤਿ -- (ਸੰ. ਜਿਰ੍ਰਿ) ਤਿਆਗ, ਭੋਗਾਂ ਤੋਂ 
ਨਿਰਲੇਪਤਾ 
“ਗੁਰਮੁਖਿ ਪਰਵਿਰਤਿ ਨਰਵਿਰਤਿ ਪਫ਼ਾਣੈ। ” 

__ - ਰਾਮ ੧, ਸਿਗੇ ੩੧ : ੪ (941) 

ਨਰਵੈ -- ਨਰਾਂ ਵਿਚੋਂ ਉਤਮ ਨਰ (ਮਹਾਨਕੋਸ਼), ਹੇ 

ਨਾਰੀਓ (ਸ਼ਬਦਾਰਥ, ਨਿਰਣੈ, ਦਰਪਣ) 

“ਕਹਤ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ 

ਸਰਨਾ। '` . -- ਪ੍ਰਭਾ ਕਬ, ੨, ੬ : ੧ (1349) 
ਨਰਾ -- ।. ਮਨੁੱਖ, ਆਦਮੀ 


“ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ 


੧ (901) 


-- ਸੋਰ ਰਵਿ, ੧, ੨ : ੧ (657) ' 


ਜੋਹਹਿ ਕਪਟ ਨਰਾ। ? 
-- ਸਿਰੀ ਭ੍ਰਿਲੋ, ੨, ੧ : ੨ (92) 
2. ਪ੍ਰਭੂ/ਹਰੀ ਦੀ 
“ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ 
ਨਜਰਿ ਨਰਾ।” 
- ਮਾਰੂ ੫, ਸੋਲਾ ੧੨, ੧੪ : ੩ (1184) 
ਨਰਾਇਣ -- ਸਭ ਨਰਾਂ ਵਿਚ ਨਿਵਾਸ-ਕਰਤਾ 
ਅਰਥਾਤ ਪ੍ਰਭੂ 
“ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ 


- ਆਸਾ ੫, ਛੰਤ ੩, ੪ : ੧ (454) 


-- ਗੋਂਡ ੫, ੧੯, ੧“ : ੧ (868) 


- ਭੋਰੇ ਨਾਮ, ੩, ੩ : ੨ (1164) 
ਨਰਿ -- ਮਨੁੱਖ, ਆਦਮੀ 
“ਗਹਡਿਓ ਮੂੜ ਨਰਿ ਹਾਂ।” 

-- ਆਸਾ ੫, ੧੫੭, ੧ : ੩ (409) 
“ਸਾਕਤ ਨਰਿ ਸਬਦ ਸਰਤਿ ਕਿਉ ਪਾਈਐ।” 

- ਮਾਰੂ ੧, ਸੋਲਾ ੨੧, ੧੦ : ੨ (1042) 
ਨਰਿੰਦ -- ਰਾਜਾ, 'ਨਚਾਂ ਦਾ ਇੰਦ, 
“ਕੇਤੀਆ ਖਾਣੀ ਕੇਤੀਆ ਬਾਣੀਂ ਕੋਤੇ ਪਾਤ 
ਨਰਿੰਦ । ” -- ਜਪੁ ੧. ੩੫ : ੯ (7) 
ਨਰੁ -- ਮਨੁੱਖ, ਜੀਵ ੍ 
“ਸੋ ਨਰੁ ਜੰਮੈ ਨ ਮਰੈ ਨਾ ਆਵੈ ਨਾ ਜਾਇ।” 
-- ਸਿਰੀ ੧, ੧੪, ੪ : ੨ (19) 


ਨਰੂ 1347 


ਨਵਤਨ 





ਨਰੁ - ਮਨੁੱਖ 
“ਨੂ ਮਰੈ ਨਰੁ ਕਾਮਿ ਨ ਆਵੈ।” 
- ਗੋਂਡ ਕਬ, ੨, ੧ : ੧ (870) 


_ਨਲਨੀ -- ਨਲਕੀ, ਫਿਰਕੀ, ਤੇਤੇ ਨੂੰ ਫੜਨਦਾਇਕ 


ਜੰਤਰ, 
“ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ 
ਮਾਯਾ ਇਹੁ ਬਿਉਹਾਰੁ।” 
-- ਗਉ ਕਬ, ੫੭, ੩ : ੧ (336) 
ਹੋਰ ਰੂਪ -- ਨਲਿਨੀ -- 
“ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ 
ਨਲਿਨੀ ਭ੍ਰਮਿ ਸੂਆ।” 
- ਆਸਾ ੫, ੧੪੯, ੨ : ੧ (407) 
ਨਲੀ =- ਨਲਕੀ 


“ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ 


ਉਰਝਾਈ। ” -- ਗਉ ਕਬ, ੫੪, ੪ : ੧ (335) 
ਨਲ -- ਇਕ ਭਟ ਜਿਸ ਦੇ ਗੁਰੂ ਰਾਮਦਾਸ ਜੀ ਦੀ 
ਉਪਮਾ ਵਿਚ 16 ਸਵਯੈ ਸ੍ਰੀ ਗੁਰੂ ਗ੍ਰੰਥ 
“ਨਲ ਕਵਿ ਪਾਰਸ ਪਰਸ ਕਰ ਕੰਚਨਾ ਹੋਇ 
ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ।” 
-- ਸਵ ੪, ਨਲ, ੩ : ੪ (1399) 
ਨਵ -- ।. ਨੌਂ, ਗਿਣਤੀ ਦੀ ਇਕ ਇਕਾਈ 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ 
ਦਸ ਅਸਟ ਪੁਰਾਣਾ।” ਰ੍ 
-- ਸਿਰੀ ੪, ਵਾਰ ੪ : ੧ (84) 
2. ਨੌਂ ਖੰਡ 
“ਪੰਚ ਤੀਨਿ ਨਵ ਚਾਰਿ ਸਮਾਵੈ।” 
- ਆਸਾ ੧, ਅਸ ੫, ੫ : ੧(414) 
3. ਨੌਂ ਵਿਆਕਰਣ 
“ਲਵ ਇਮ ਖਟ ਬੋਲਹਿ ਮੁਖ ਅਗਰ 'ਜੈਾ 
ਹਰਿ ਪ੍ਰਭੁ ਇਵਨ ਪਤੀਨੇ ।” ਰ 
-- ਧਨਾ ੪, ੭, ੨ : ੧ (668) 
“ਨਵ ਛਿਅ ਖਟ ਕਾ ਕਰੇ ਬੀਚਾਰੁ।” 
- ਸਾਰ ੪, ਵਾਰ ੧ਸ, ੧, ੩ : ੧ (1237) 
4. ਨਵਾਂ/ਨਵੀ' 
“ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ 
ਪਿਰ ਭਾਣੀਆ।” (ਨਵ-ਉਮਰ, ਨੌਜੁਵਾਨ, 








ਨਵੀ ਇਸਤ੍ਰੀ) 


=- ਬਿਲਾਂ ੧, ਛੱਤ ੨, ੨ : ੩ (844) 
ਨਵਖੰਡ =- 1. ਪ੍ਰਿਥਵੀ ਦੇ ਨੌਂ ਭਾਗ, ਭਾਵ ਸਾਰੀ 


ਪ੍ਰਿਥਵੀ 
“ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ 
_ ਕਮਾਹਿ।” -- ਸਿਰੀ ੩, ੩੫, ੩ : ੧ (26) 
“ਨਵਖੰਡ ਮਧੇ ਪੂਜੀਐ ਅਪਣੈ ਚਜਿ ਵੀਚਾਰਿ।” 
- ਮਾਰੂ ੩, ਵਾਰ ੧੧ਸ, ੩, ੧ : ੨ (1090) 
2. ਸਰੀਰ ਦੇ ਨੌਂ ਜੋੜ 
“ਸਾਠ ਸੂਤ ਨਵ ਖੰਡ ਬਹਤਰਿ ਪਾਟੁ . 
ਲਗੇਅਧਿਕਾਈ।” 
- ਗਉ ਕਬ, ੫੪, ੧ : ੨ (335) 
ਨਵਖੰਡਣਹ -- ਨੌਂ ਭਾਗਾਂ ਵਾਲੀ 
“ਬਸੰਤਿ ਸ੍ਰਗ ਲੋਕਹ ਜਿਤਤੇ ਪ੍ਰਿਥਵੀ 
ਨਵਖੰਡਣਹ । ” 
- ਜੈਤ ੫, ਵਾਰ ੯ਸ, ੫, ੧ : ੧ (707) 
ਨਵਖੰਡਨ -- ਨੌ ਭਾਗ, ਭਾਵ ਸਾਰੀ ਪ੍ਰਿਥਵੀ 
“ਨਵਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ।”” 
ਨ - ਟੋਡੀ ੫, ੨, ੧: ੨ (712) 
ਨਵਖੰਡਾ -- ਨੇ ਭਾਗਾਂ 
“ਨਾਉ ਨਉਮੀਨਵੇ ਨਾਥ ਨਵਖੰਡਾ। ? 
- ਬਿਲਾ ੧, ਥਿਤੀ ੧੧ : ੧ (939) 
ਨਵਗ੍ਰਹ -- ਨੌਂ ਗ੍ਰਹਿ ਯਥਾ ਸੂਰਜ (5੫ਗ), ਚੰਦਰ 
(01000), ਮੰਗਲ (1085), ਬੁਧ 
(00010), ਵ੍ਰਿਤਿ ਸਪਤ੍ਹ (001(0), 
ਸ਼ੁਕਰ (੪੬॥੦5), ਸ਼ਨੇਛਰ 
(68[੦11), ਰਾਹੁ (2028), ਤੇ ਕੇਤੂ 
(112 181810115) 
“ਨਵ ਗ੍ਰਹ ਕੋਟਿ ਠਾਢੇ ਦਰਬਾਰ ।” 
-- ਭੈਰ ਕਬ, ਅਸ, ੨, ੨ : ੩ (1163) 
ਨਵਘਰ -- ਨੌਂ ਗੋਲਕਾਂ ਰ 
“ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ 
ਵਾਸੁ ਮੁਰਾਰੇ। -- ਤੁਖਾ ੧, ਬਾਰਾ ੨ : ੪ (1107) 
ਨਵੰਤ -- ਨੌ 
“ਨਵੰਤ ਦੁਆਰ ਭੀਤ ਰਹਿਤੰ ਬਾਇ ਰੂਪੰ 
ਅਸਥੰਭਨਹ। ” _ -- ਸਸ ੫, ੪ : ੨ (1354) 
ਨਵਤਨ -- (ਸੰ. ਜੂਜਜ) ਨਵੇਂ, ਨਵੀਨ 





“ਕਈ ਕੋਟਿ ਨਵਤਨ ਨਾਮ ਧਿਆਵਹਿ।” 


-- ਗਉ ੫. ਸੁੱਖ ੧੦, ੧ : ੯ (275) 
“ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ 

ਹੋਇ।” (ਨਵਾਂ, ਭਾਵ ਸਜਰਾ) 
- ਸੂਹੀ ੩, ਵਾਰ ੧ਪਸ, ੧, ੧ : ੪ (790) 


ਭਣਾ।”” (ਨਵਾਂ, ਨਿਰੋਆ) _ 
-- ਬਿਲਾ ੫, ਛੰਤ ੩, ੫ : ੪ (847) 
ਰੋਰ ਰੂਪ -- ਨਵਤਨੁ -- 
“ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ 
ਦਾਤਿ।” (ਨਵਾਂ ਨਰੋਆ, ਤਾਜ਼ਾ) 
ਸਿਰੀ ੫, ੮੩, ੩ : ੩ (47) 


-- ਸਿਰੀ ੩, ੨੪, ੧" : ੨ (69) 
ਨਵਨਿਧਿ =- ਨੌਂ ਨਿਧੀਆਂ, ਧਨ ਸੰਪਦਾ ਦੇ ਖਜ਼ਾਨੇ 


- ਸਿਰੀ ੪, ਵਾਰ ੨੧ਸ, ੩, ੨:੧(91) 


ਹੋਰ ਰੂਪ -- ਨਵੰਨਿਧਿ -- 
ਹਰਿਨਾਮੁ ਨਵੰਨਿਧਿ ਪਾਈ। ” 


` -- ਵਡ ੪, ਛੰਤ ੧, ੨ : ੩ (572) 


'ਰਾਮ। `-- ਆਸਾ ੫, ਛੰਤ ੧, ੩.: ੨ (456) 
ਨਵਰੰਗ -- ਨਵੇਂ ਰੰਗ ਵਾਲਾ, ਨੌਜੁਆਨ 
“ਨਵਰੰਗ ਲਾਲੁ ਸੇਜ ਰਾਵਣ ਆਇਆ। ” 

- ਸੂਹੀ ੫, ੪, ੪ : ੩ (737) 
ਨਵਰੰਗੜੀਆ -- ਨਵੇ' ਰੰਗ ਵਿਚ ਰੰਗਿਆ, ਨਵੀਂ 
ਰ੍ ਖੇਡ ਖੇਡਣ ਵਾਲਾ 
“ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ 

ਰੰਗੜੀਆ। ”-- ਵਡ ੪, ਘੋੜੀ ੧, ੧ : ੪ (575) 


1348 





ਨਵ ਰੰਗੀਆ। ” 
- ਜੈਤ ੫, ਛੰਤ ੧, ੪ : ੩ (704) 
ਨਵਲ -- ਨੌਜੁਆਨ 
"ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ 
ਭੁਣਾ।  -- ਬਿਲਾ ੫, ਛੰਤ ੩, ੫ : ੪ (847) 
ਨਵਲਾਇਆ - ਨਹਾਇਆ, ਅਸ਼ਨਾਨ 
ਕਰਵਾਇਆ 
ਕਿਲਵਿਖ ਪੰਛੂ ।” 
- ਸੂਹੀ ੪, ੩, ੩ : ੨ (732) 
ਨਵਾ -- ।. ਨਵ, ਨਵੀਨ, ਨਯਾ 
“ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ।”” 
(ਭਾਵ ਖੁਸ਼) _ -- ਧਨਾ ੧, ੧, ੧੯ : ੧ (660) 
2. ਨੌਂਆਂ ਹੀ ਰ੍ 
“ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ 
ਕੋਇ।” - ਜਪੁ੧,੭:੨(2) 
“ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ 
ਵੀਚਾਰ।” __-- ਸਲੋ ੩, ੩ : ੨ (1413) 
ਨਵਾ-ਨਿਰੋਆ - ।. ਅਰੋਗ, ਸੁਅਸਤ 
“ਸਭ ਰੋਗ ਮਿਟਾਵੇ ਨਵਾ ਨਿਰੋਆ। ? 
-- ਸ਼ੂਹੀ ੫, ੩੯, ੨ : ੧ (744) 
2. ਨਵਾਂ/ਤਾਜ਼ਾ ਤੇ ਖੁਸ਼ 
ਨਿਰੋਆ। ” -- ਰਾਮ ਬਸ, ੮ : ੪ (968) 
ਨਵਿਤ -- ਨਮਿਤ--ਖਾਤਰ, ਲਈ 
“ਵਿਤ ਨਵਿਤ ਕ੍ਰਮਿਓ ਬਹੁ ਭਾਤੀ ਅਨਿਕ ਜਤਨ 
ਕਰਿ ਧਾਏ।” -- ਮਾਰੂ ੫, ੩, ੧ : ੧ (999) 
ਨਵੇ” -- ।. ਨੌਂ ਹੀ 
“ਨਉਮੀ ਨਵੇਂ ਛਿਦ ਅਪਵੀਤ। ” 
- ਗਉ ੫, ਥਿਤੀ ੯ : ੧ (298) 
2. ਨਵਾਂ, ਤਾਜ਼ਾ, 
“ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ 
ਨਵੇ।” _-- ਗਉ ੪, ਵਾਰ ੨੧ : ੫ (312) 
“ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ'।” 
_ (ਹੋਰ ਨਵੇਂ) 
- ਆਸਾਂ ੧, ਵਾਰ ੧੧ਸ, ੧, ੩ : ੩ (469) 
ਨਵੇਲ -- ਨਵੀ ਭਾਵ ਜਵਾਨ 


“ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ 





ਨਵੇਲਓ -- ਨਵਾਂ, ਸਜਰਾ 

“ਸਾਚ ਕੀ ਮਤਿ ਸਦਾ ਨਉਤਨ ਸ਼ਬਦਿ ਨੇਹੁ 

ਨਵੇਲਓ। ` -- ਗਉ ੧. ਛੰਤ ੧, ੩ : ੫ (242) 
ਨਵੇਲੜੀਆ =- ਨਵੀਂ ਭਾਵ ਜਵਾਨ 

“ਮੁੰਧ ਨਵੇਲੜੀਆ ਗੋਇਲਿ ਆਈ ਰਾਮ। ” 

- ਬਿਲਾ ੧, ਛੰਤ ੧, ੧ : ੧ (843) 

ਨਵੇਲੜੀਏ -- ਨਵੀਂ ਜਵਾਨ ਰਹਿਣ ਵਾਲੀ ਇਸਤ੍ਰੀ 
“ਸਚਿ ਨਵੇਲੜੀਏ ਜੋਬਨਿ ਬਾਲੀ ਰਾਮ।” 


- ਬਿਲਾ ੧, ਛੰਤ ੧, ੨ : ੧ (843) 


ਨਵੇਲਾ =- ਤਾਜ਼ਾ ਨਵਾਂ 
“ਓਹੁ ਨੇਹੁ ਨਵੇਲਾ। ” 


-- ਆਸਾ ੫, ੧੫੦, ੧" : ੧ (407) 


(ਤਾਜ਼ਾ/ਸਜਰਾ ਭਾਵ ਜਦੋਂ ਅਜੇ ਜੁਆਨੀ ਹੀ ਹੈ) 
-- ਸਲੋ ਫਰ, ੧੨ : ੨ (1378) 
ਨਵੈ -- 1. ਨੌਂ ਤਰ੍ਹਾਂ ਦੀ 
“ਭਗਤਿ ਨਵੈ ਪਰਕਾਰਾ।” 
-- ਸਿਰੀ ੫, ਅਸ ੨੭, ੪ : ੧(71) 
2. ਨਬੇ, ਨੌਂ ਦਹਾਕਿਆਂ ਦੀ ਗਿਣਤੀ ਦੀ ਇਕ 
ਇਕਾਈ 
“ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ 
ਬਲੂ | "' 


-> ਮਾਂਝ ੧, ਵਾਰ ੧ਸ, ੧, ੩ : ੪ (136). 


ਨਵੈਨਿਧਿ -- ਨੌਂ ਖਜ਼ਾਨੇ, ਧੰਨ ਸੰਪਦਾ 
“ਨਾਮੁ ਨਵੈਨਿਧਿ ਪਾਇਆ ਭਰੇ ਅਖੁਟ ਭੰਡਾਰਾ। ” 
-- ਆਸਾਂ ੩, ਅਸ ੩੬, ੩ : ੨ (429) 
ਨਾਂ = ।. ਨਸ਼ੇਧਾਤਮਕ ਸ਼ਬਦ, ਨਹੀਂ 
“ਮੰਨੈ ਮੁਹਿ ਚੋਟਾ ਨਾ ਖਾਇ।” 


-- ਜਪੁ ੧, ੧੩ : ੩ (3) 


2. ਨਾਹੀ 

“ਨਾ ਮਨੀਆਰੁ ਨ ਚੂੜੀਆ ਨਾ ਸੇ 
ਵੰਗੁੜੀਆਹਾ। -- ਵਡ ੧, ੩, ੧ : ੭ (558) 

ਹੋਰ ਰੂਪ -- ਨਾਂ -- ਕਰ 


“ਨਾਂ ਤਸਵੀਸ ਖਿਰਾਜੁ ਨ ਮਾਲੁ।” 
- ਗਉ ਰਵਿ, ੨, ੧ : ੩ (345) 





ਨਾਉ -- 1. ਨਾਮ 
ਸਾਧਾਰਿਆ। ”-- ਬਿਲਾ ੧, ਛੰਤ ੧, ੧ : ੬ (843). 





“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ। ” 
-- ਜਪੁ ੧,੪ : ੫ (2) 
“ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ 
ਨਾਉ ਜਪਾਵਇਆ। ” 
_- ਮਾਝ ੩, ਅਸ ੨੨, ੩ : ੩ (122). 
“ਸਬਦੇ ਹੀ ਨਾਉ ਉਪਜੈ ਸਬਦੇ ਮੋਲਿ 
ਮਿਲਾਇਆ।” (ਭਾਵ ਨਾਮ ਦਾ ਸਿਮਰਨ) 


-- ਸੋਰ ੪, ਵਾਰ ੪ਸ, ੩, ੨ : ੬ (644) 


- ਜਪੁ ੧, ੨੧: ੪ (4) 
“ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ 
ਨਾਉ।” (ਨਹਾਉਣਾ ਹੈ) 
-- ਸਿਰੀ ੫, ੮੫, ੩ : ੧ (47) 
3. ਵਡਿਆਈ, ਸ਼ੋਭਾ, ਨਾਂ 
“ਊਚੇ ਉਪਰਿ ਊਚਾ ਨਾਉ।” 
ਰ -- ਜਪੁ ੧, ੨੪ : ੧੨ (5) 
“ਫਕੜ ਜਾਤੀ ਫਕੜੁ ਨਾਉ।” 
-- ਸਿਰੀ ੪, ਵਾਰ ੩ਸ, ੧, ੧ : ੧ (83) 
4. (ਨਾਂ) (੧੩11) 
“ਤੀਹ' ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ 
ਮਤੁ ਕਟਿ ਜਾਈ।” 
-- ਸਿਰੀ ੧, ੨੭, ੪ : ੧ (24) 
“ਜੇਹੀ ਧਾਤੁ ਤੇਹਾ ਤਿਨ ਨਾਉ। ” 
- ਸਿਰੀ ੧, ੩੨, ੨ : ੨ (25) 
“ਆਇਆ ਗਇਆ ਮੁਇਆ ਨਾਉ। ” (ਨਾਂ ਵੀ 
ਨਹੀ ਰਹਿੰਦਾ) 
-- ਮਾਝ ੧, ਵਾਰ ੧ਸ, ੧, ੨ : ੧੩ (138) 
5. ਨਿਆਂ, ਨਿਆਉ ਦਾ ਸੰਖੇਪ, ਭਾਵ ਨਿਰਣਾ, 
ਫੈਸਲਾ 
“ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ 
ਜੋਖੀਵਦੈ। -- ਰਾਮ ਬਸ, ਵਾਰ ੧ : ੧ (966) 
6. ਕਿਸ਼ਤੀ, ਬੇੜੀ 





ਕਿਆ ਹੋਇ।” 
-- ਸਲੋ ਕਬ, ੩੯ : ੨ (1366) 


ਨਾਊ - ਨਾਂ 
“ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ 
ਨਾਊ ਰੇ।” -- ਗਉ ਕਬ, ੬੬, ੨ : ੨ (338) 
ਨਾਓ -- ਨਾਮ 
“ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ . 
ਨਾਓ।” -- ਤਿਲੰ ੪. ਅਸ ੨, ੧੬ : ੨ (726) 
ਨਾਇ -- 1. ਨਾਂ 








“ਗੁਰਮਤਿ ਸਤਸਰਿ ਹਰਿ ਜਲਿ ਨਾਇਆ।” 
- ਆਸਾ ੩, ੪੪, ੪ : ੩ (262) 
3. ਨਹਾਉਣ ਨਾਲ 
“ਨਿਰਮਲ ਭਏ ਸਰੀਰ ਜਨ ਧੂਰੀ ਨਾਇਆ। ” 
-- ਜੈਤ ੫, ਵਾਰ ੧੮ : ੩ (710) 
ਹੋਚ ਰੂਪ -- ਨਾਈਐ -- 
ਰਾਮਦਾਸ ਸਰ।” 
-- ਫੁਨ ੫, ੧੦ : ੪ (1362) 


“ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਨਾਇਕ -- 1. ਸਵਾਮੀ, ਮਾਲਕ 


ਅਪਾਰੁ। - ਜਪੁ ੧,੪:੨(2) 
“ਸਾਚਾ ਸਾਹਿਬੁ ਸਾਚੈ ਨਾਇ।” (ਨਾਮ ਕਰਕੇ) 
- ` " ਆਸਾ ੧, ਸੋਦ ੩, ੧“ : ੨ (9) 
2. ਇਸਨਾਨ ਕਰ, ਨਹਾ ਕੇ 
“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ 
ਨਾਇ ਕਰੀ।” _ -- ਜਪੁ ੧, ੬ : ੨ (2) 
“ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ 
ਤੀਰਥ ਨਾਇ।” (ਨਹਾਵੇ) 
੍ - ਸਿਰੀ ੫, ੬੪, ੧: ੨ (39) 
3, ਨਾਮ 
“ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ 


ਜਾ ਤੇ ਤੇਰੈ ਨਾਇ ਵਾਸਾ।” (ਨਾਮ ਵਿਚ) _ 


- ਧਨਾ ੧, ਸੋਹ ੩, ੪ : ੨ (13) 
4. ਨਹਾਉਣ ਕਰਕੇ, ਇਸ਼ਨਾਨ ਕਰਨ ਨਾਲ 
“ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ 
ਸੁਜਾਣੀ।” 
- ਮਾਝ ੧, ਵਾਰ ੨੬ਸ, ੧, ੧ : ੧੬ (150) 
ਨਾਂਇ -- ਨਾਮ ਨਾਲ, ਨਾਮ ਦੁਆਰਾ 
“ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ।” 
- ਸਲੋ ਕਬ, ੧੮੬ : ੨ (1374) 
ਨਾਇਓ --. ਨਾਮ 
“ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ 
ਨਾਇਓ। ” -- ਸਾਰ ੫, ੬੬, ੧": ੨ (1217) 
ਨਾਇਆ -- ।. ਨਾਮ 
“ਸਚੇ ਮੇਰੇ. ਸਾਹਿਬਾ ਸਚੇ ਸਚੁ ਨਾਇਆ। ” 
-- ਗਉਂ ੪, ਵਾਰ ੨ : ੫ (301) 


2. ਨਹਾਉਣਾ 





“ਤਮ ਜੁ ਨਾਇਕ ਆਛਹੁ ਅੰਤਰਜਾਮੀ।” 
- ਸਿਰੀ ਰਵਿ, ੧, ੨ : ੧ (93) 
ਹੋਰ ਰੂਪ -- ਨਾਇਕਾ -- ਰ 
“ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ 
'ਦਿਖਾਇ ਜੀ।” (ਮਾਲਕ) 
- ਹਉ ਰਵਿ: ੧; ੧" 
ਨਾਇਕਿ -- 
“ਘਰ ਕੀ ਨਾਇਕਿ ਘਰ ਵਾਸੁ ਨ ਦੇਵੈ।”” 
(ਮਾਲਕ, ਭਾਵ ਮਾਇਆ) 
-- ਆਸਾ ੫, ੪, ੧ : ੧ (371) 
“ਘਰੁ ਮੇਰਾ ਇਹ ਨਾਇਕਿ ਹਮਾਰੀ।” (ਮਾਲਕ 
ਭਾਵ ਪਤਨੀ)-- ਆਸਾ ੫, ੪, ੪" : ੧ (371) 


: ੧ (346) 


ਸ਼ਾਹ) ਗਉ ਕਬ, ੪੯, ੧" : ੧ (333). 

“ਜੋ ਸਮਰਥ ਸਰਬ ਗੁਣ ਨਾਇਕੁ ਤਿਸੁ ਕਉ 
ਕਬਹੁ ਨ ਗਾਵਸਿਰੇ।”” (ਗੁਣਾਂ ਦਾ ਮਾਲਕ, 
ਸੁਆਮੀ) -- ਮਾਰੂ ੫; ੭, ੧ : ੧ (1000) 
“ਨਾਇਕੁ ਏਕੁ ਬਨਜਾਰੇ ਪਾਚ।” ( (ਸ਼ਾਹ) 


- ਬਸੰ ਕਬ, ੬, ੧ : ੧(1194) 


ਕਾ ਪਿੰਡੂ ਸਵਾਰਿਆ।” (ਮਾਲਕ) 
-- ਸੂਹੀ ੧, ਛੰਤ ੫, ੩ : ੪ (366) 
2. (ਸੰ. ਗਧਨ) ਆਗੂ, ਮਾਰਗਦਰਸ਼ਨ, ਨੇਤਾ 
“ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ 
__ਹਮਾਰੇ।” -- ਧਨਾ ੫, ੧੨, ੧ : ੧ (674) 





ਨਾਇਣੁ -- ਨਾਵੀਐ “ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ 
“ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ । ” ਹਰਿ ਕੇ ਨਾਏ।” 
-- ਭੈਰ ੪, ੧, ੩ : ੧ (1134) -- ਗਉ ੫, ੧੫੨", ੪ : ੧ (213) 
ਨਾਈ -- 1. ਵਡਿਆਈ, ਸ਼ੋਭਾ, ਨਾਂਮਨਾ “ਬਾਪਾਰਿ ਗੋਵਿੰਦ ਨਾਏ।” (ਨਾਮ ਦੇ) 
“ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।” - ਆਸਾਂ ੫, ੧੫੩, ੧" : ੧ (408) 
`_ ਜਪੂ ੧, ੨੧: ੧੭ (੨) | 2. ਇਸ਼ਨਾਨ ਨਾਲ, ਨਹਾਉਣ ਨਾਲ 
2. ਨਾਵਾਂ ਵਾਲਾ “ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ।” 
ਹਿਰ ਨੀ ਸਦ ਸਚ ਜਦ ਦਿ -- ਆਸਾਂ ਡੇ, ੪੮, ੨ : ੩ (363) 
-- ਸਿਰੀ ੧. ਅਸ ੧. ੧" : ੨ (53) “ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ 
“ਸਚਾ ਸਾਹਿਬੁ ਸਚੀ ਨਾਈ।” (ਨਾਮ ਕਰਕੇ) |. __ ਪੱਗ ਨਾਏ ਧੂਰਿ।” (ਨਹਾਵੇ) 
-- ਮਾਝ ੫, ੩੪, ੩ : ੧ (104) -- ਸਾਰ ੪, ੧, ੨ : ੨ (1198) 


ਵਿਚ) -- ਗਉ ੧. ਅਸ ੨. ੭ : ੧(22।) | “ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ` 
“ਬਿਘਨ ਗਏ ਹਰਿ ਨਾਈ। (ਨਾਮ ਨਾਲ) ਨਾਂਏ।” __- ਪ੍ਰਭਾ ਕਬ, ੨, ੪ : ੧ (1349) 


- ਸੋਰ ੫, ੭੫. ੧ : ੪ (627) | ਨਾਸ = ।. ਨਾਸ਼ਕ, ਦੂਰ ਕਰਨ ਵਾਲਾ 
ਹੋਰ ਰੂਪ --.ਨਾਂਈ - _ “ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ।” 
“ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ __-- ਗਉ ੫, ਬਾਅ ੪੦ਸ : ੧ (258) 
ਲੇਥੇ।” (ਨਾਮ ਕਰਕੇ) ਰਤ ?. ਖਤਮ (ਹੋਏ, ਮੁਕੇ, ਨਸ਼ਟ (ਹੋਏ), ਦੂਰ ਹੋਏ 
-- ਸਾਰੁ ੪, ਵਾਰ ੧੩ਸ, ੧, ੨ : ੪ (1242) “ਕੋਟਿ ਅਘਾ ਗਏ ਨਾਸ ਹਰਿ ਇਕੁ 

3. ਵਾਲ ਮੁੰਨਨ/ਹਜਾਮਤ ਕਰਨ ਤੇ ਨਹੂੰ ਕਟਨ ਧਿਆਇਆ। ” 
ਵਾਲਾ, ਇਕ ਨੀਵੀਂ ਸ਼੍ਰੇਣੀ ਦਾ ਵਿਅਕਤੀ -- ਜੈਤ ੫, ਵਾਰ ੧੮ : ੨ (710) 


“ਸੈਨੂ ਨਾਈ ਬੁਤਕਾਰੀਆ ਓਹੁ ਘਰਿ ਘਰਿ | ` ਹੋਰ ਰੂਪ -- ਨਾਸੰ -- ਰ 
`___ ਸੁਨਿਆ। ”-- ਆਸਾਂ ਧੰਨਾ, ੨, ੩ : ੧ (487) “ਸਰਣਿ ਸੰਤੰ ਕਿਲਬਿਖ ਨਾਸੰ।” 
4. ਨਿਵਾਉਂਦੇ, ਝਕਾਉਂਦੇ ` -- ਸਸ ੫, ੧੦ : ੩ (1354) 


“ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਸਏ -- ਨਾਸ (ਨਸ਼ਟ) ਹੋ ਜਾਂਦੇ ਹਨ 
ਨਾਈ।” -- ਸੋਰ ਕਬ, ੧, ੧ : ੧ (654) | “ਭਜੁ ਸੰਗਿ ਸਾਧੁ ਇਕੁ ਅਰਾਧੂ ਜਨਮ ਮਰਨ ਦੁਖ 
5. ਇਸ਼ਨਾਨ ਵਿਚ | __ ਨਾਸਏ।” -- ਧਨਾ ੫, ਛੰਤ ੧, ੧ : ੩ (691) 
“ਜੂਠਿ ਨ ਅੰਨੀ ਜੂਠਿ ਨ ਨਾਈ।” 1 ਨਾਸਹਿ -- ਨਸ਼ਟ ਹੋ ਗਏ, ਮੁਕ/ਦੂਰ ਹੋ ਗਏ 
ਰ੍ - ਸਾਰ ੪, ਵਾਰ ੭ਸ, ੧, ੧ : ੩. (1240) | “ਕਲਿ ਕਲੇਸ ਮਿਟਹਿ ਭਰਮ ਨਾਸਹਿ ਮਨਿ ਚਿੰਦਿਆ 
ਨਾਈਐ -- 1. ਇਸ਼ਨਾਨ ਕਰੀਏ ਫਲੂ ਪਾਈਐ।” 
“ਹਰਿ ਧੂੜੀ ਨਾਈਐ ਮੈਲੁ ਗਵਾਈਐ ਜਨਮ ਮਰਣ `_-ਗਉ ੫, ਛੰਤ ੪, ੨ : ੩ (249) 
ਦੁਖ ਲਾਥੇਂ। -- ਆਸਾ ੫, ਛੰਤ, ੨, ੪ : ੩ (453) | ਨਾਸਤਿ -- 1. ਨਹੀਂ ਹੈ 
2, ਨਾਮ ਦੀ “ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ 
“ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ | _ਲਾਵਸਿਤਾ।” - ਗਉ ੧, ੧੫, ੧" : ੨ (155) 
ਤੇਰੋ ਇਕ ਨਾਈਐ। ”? ਰ੍ 0. ਅਣਹੋਂਦ 


-- ਬਿਲਾ ੫, ੯੨, ੨ : ੨ (822) “ਆਸਤਿ ਨਾਸਤਿ ਏਕੋ ਨਾਉ।”? 
ਨਾਏ -- 1. ਨਾਮ ਵਿਚ -- ਰਾਮ ੩. ਵਾਰ ੧੨ਸ, ੧, ੭ : ੩ (953) 





ਨਾਸਨ -- ।. ਨਾਸ਼ਕ, ਨਸ਼ਟ (ਖਤਮ, ਦੂਰ) ਕਰਨ 
ਵਾਲਾ 


ਤਨਿ ਅਤਿ ਘਨਾ।” 
- ਆਸਾਂ ੫, ਛੰਤ ੧੪, ੩ : ੩ (462) 
2. ਨਸਨਾ, ਭਟਕਨ ਰ੍ 
“ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ 
ਥਾਕੇ ।”” -- ਧਨਾ ੫, ੨੮, ੨ : ੧ (678) 
ਨਾਸਨਾ -- ਨਸ ਜਾਂਦਾ ਹੈ, ਦੂਰ ਹੋ ਜਾਂਦਾ ਹੈ 
“ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ।” 
.= ਫੁਨ ੫, ੭ : ੨ (1362) 
ਨਸ ਗਿਆ, ਭਜ ਗਿਆ, ਮੁੱਕ 
ਗਿਆ 
“ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ ਕਾ ਜਨਮ 
ਮਰਣ ਦੁਖੁ ਨਾਸਾ। ” 
- ਸੂਹੀ ੫, ੫੭, ੨ : ੧ (750) 
2. ਨਾਸ (ਨਸ਼ਟ) ਹੋਣਾ, ਮਿਟਣਾ ਰ 


ਨਾਸਾਂ << 1. 


“ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ 


ਕਛੂ ਨ ਨਾਸਾ। " 
- ਸੂਹੀ ਕਬ, ੪, ੪ : ੧ (793) 
ਨਾਸਾਬੂਰੁ -- ਬੇਸਬਰਾ 
“ਨਾਸਾਬੂਰੁ ਹੋਵੈ ਫਿਰਿ ਮੰਗੈ ਨਾਰਦ ਕਰੇ ਖੁਆਰੀ।” 
- ਬਸੰ ੧, ਅਸ ੮, ੩ : ੧(1191) 
ਨਾਸਿ -- ਨਾਸ ਹੈ/ਨਸ਼ਟ ਹੈ/ਖਤਮ ਹੈ/ ਦੂਰ ਹੋ 
ਰ ਜਾਂਦਾ ਹੈ 
“ਕਾਮ ਕ੍ਰੋਧ ਗੁਰ ਸਬਦਿ ਨਾਸਿ।” 
- ਬਸੰ ੫, ੧੩, ੨ : ੨ (1184) 
ਨਾਸਿਓ -- ਨਾਸ ਹੋ ਗਿਆ, ਦੂਰ ਹੋ ਗਿਆ 
“ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰ ਦੀਓ 
ਗੁਰ ਕਾਨ । ” -- 
ਨਾਸੀ -- ਮੁਕ ਗਈ 
“ਸਹਜੇ ਦੁਬਿਧਾ ਤਨ ਕੀ ਨਾਸੀ। ” 


- ਗਉ ੫, ਅਸ੩,੫: ੨ (237) 


ਨਾਸੁ -- ਨਸ਼ਟ ਹੋਣਾ, ਮੁਕ ਜਾਣਾ 
'ਬੂਣਿਐ ਦੂਖ ਪਾਪ ਕਾ ਲਾਸੂ।” 

- ਜਪੁ ੧, ੮ : ੬ (2) 
ਨਾਸੇ -- ਨਸ਼ਟ ਹੋ ਗਏ, ਮੁਕ ਗਏ 








ਕਾਨ ੫, ੨੧, ੧ : ੨ (1302) 











“ਸਿਮਰਤ ਸੁਆਮੀ ਕਿਲਵਿਖ ਨਾਸੇ। ” 
- ਗਉ ੫, ੧੪੨, ੧ : ੧ (194) 
ਮਰ ਇਵ 

“ਹਰਿ ਸਿਮਰਤ ਤ੍ਰਾਸ ਸਭ ਨਾਸੈ।” (ਮੁਕ 
ਗਏ) __-- ਗਉ ੫, ੧੧੬, ੧: ੨ (189) 
"ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ।” 

(ਨਸ/ਭਜ ਜਾਂਦੇ ਹਨ) 
-- ਸਵ ੪, ਕਲ ੬ : ੨ (1397) 


ਨਾਸ - ਨਹੀਂ ਹੈ 
“ਸੀਲ ਖੇਰਮ ਦਯਾ ਸੂਚ ਜਾਸ੍ਹਿ ਆਇਓਂ ਸਰਨਿ 
ਜੀਅ ਕੇ ਦਾਨੀ।”-- ਸਮੁ ੫, ੧" : ੬ (1387) 


ਨਾਹ -- ।. ਪਤੀ, ਨਾਥ, ਸੁਆਮੀ 


“ਹਰਿ ਲਾਹ ਨ ਮਿਲੀਐ ਸਾਜਨੈ ਕਤ ਪਾਈਐ 
ਬਿਸਰਾਮ। ” -- ਮਾਝ ੫, ਬਾਰਾ ੧ : ੫ (133) 
2. ਨਹੀਂ ਨਾ 
“ਨਹ ਨੀਦ ਆਵੈ ਪ੍ਰੇਮ ਭਾਵੈ ਸੁਣਿ ਬੇਨੰਤੀ 
ਮੇਰੀਆ। ”-- ਗਉ ੧, ਛੰਤ ੨, ੧ : ੩ (243) 
ਨਾਹਾ -- ਪਿਆਰੇ, ਸਵਾਮੀ, ਪਤੀ 
ਗੁਰੂ ਪ੍ਰਭ ਨਾਹਾ। ” 
- ਸੂਹੀ ੪, ਛੰਤ ੫, ੨ : ੨ (776) 
ਨਾਹਿ =- ।. ਨਹੀਂ 
“ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ।” 
-- ਜਪੁ ੧, ੧੯: ੮ (4) 
ਨਾਹਿਨ -- ਨਹੀਂ, ਨਿਸ਼ੇਧਬੋਧਕ ਸ਼ਬਦ 
“ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ 
ਕਰਹੁ ਸਮਾਈ।” (ਨਹੀਂ ਹੈ) 
- ਗਉ ੫, ੧੧੮", ੨ : ੧ (204) 
ਨਾਹੀ -- ।. ਨਹੀਂ 
“ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ 
ਜਾਈ।” -- ਜਪੁ ੧,੫:੯(2) 
“ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ 
ਕਾਹੇ ਨਾਹੀ।” (ਨਹੀਂ) 
-- ਰਾਮ ੧, ੨, ੨ : ੧ (876) 
(ਮਹਾਨ ਕੋਸ਼ ਇਥੇ 'ਨਾਹੀ” ਦੇ ਅਰਥ 'ਨਹਾਉਂਦਾ” 
'ਸ਼ਨਾਨ ਕਰਦਾ” ਕਰਦੇ ਹਨ) 
2. ਨਹੀਂ ਤਾਂ 


“ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ 
ਘਰੁ ਕਾਲਿ ਗਰਸੂਆ। ” 





ਬਿਚਰੈ ਅਨਰਾਧਾਂ। ” 








-- ਸਿਰੀ ਬੇਣੀ, ੧, ੧" : ੨ (93) -- ਗਉ ੫, ੧੨੭", ੧ : ੨ (206) 
3. ਇਨਕਾਰ, ਨਿਸ਼ੇਧਾਤਮਕ ਸੰਭਾਵਨਾ, ਨੂੰ ਨਾ ਨਾ । ਲਾਂਗ -- ਨੰਗਾ ਹੀ 
ਕਰਨ ਵਾਲਾ (ਰੋਕਣ ਵਾਲਾ (ਨਿਰਣੈ) “ਰਥ ਨ ਅਸੂ ਨ ਗਜ ਸਿੰਘਾਸਨ ਛਿਨ ਮਹਿ 
“ਨਾਹੀ ਦੈਂਖਿ ਨ ਭਾਜੀਐ ਪਰਮ ਸਿਆਨਪ ਏਹ। ” ਤਿਆਗਤ ਨਾਂਗ ਸਿਧਾਰਹੁ। ” 
-- ਗਉਂ ਕਬ, ਬਾਅ ੧੧ : ੨ (340) -- ਸਮੁ ੫, ੫" : ੩ (1388) 
(ਮਹਾਨ ਕੋਸ਼ ਇਸ ਦੇ ਅਰਥ 'ਪ੍ਰਤਿਬਿੰਬ' ਕਰਦੇ | ਨਾਗਹ -- ਹਾਥੀ ਦੀ 
__ਹਨ) “ਆਰੂੜਤੇ ਅਸੂ ਰਥ ਨਾਗਹ ਬੁਝੰਤੇ ਪ੍ਰਭ 
ਨਾਹੁ - ਪਤੀ, ਸਵਾਮੀ, ਪਿਆਰਾ __ ਮਾਰਗਹ।” __ -- ਸਸ ੫, ੨੯ : ੩ (1356) 
'ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ | ਲਾਗਲਿ -- 1. ਸਪਨੀ, ਨਾਗ ਦੀ ਮਾਦਾ 
ਭਣਾ। ” _-- ਬਿਲਾਂ ੫. ਛੰਤ ੩, ੫ : ੪ (੧47) । “ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ।” 
ਨਾਹੈ -- ਪਤੀ/ਸਵਾਮੀ ਦੇ -- ਗਉਂ ੧, ੧੯, ੪ : ੧ (157) 
“ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ | ਹੋਰ ਰੁਪ -- ਨਾਗਨੀ -- 
ਕਿਆ ਕੀਜੈ।” “ਮਾਇਆ ਹੋਈ ਨਾਗਨੀ ਜਗਤਿ ਰਹੀ 
- ਤੁਖਾ ੧, ਛੰਤ ੪, ੨ : ੩ (1111) ਲਪਟਾਇ। ” 
ਨਾਕ -- ਨਕ, ਸਰੀਰ ਦਾ ਇਕ ਅੰਗ - ਗੂਜ ੫, ਵਾਰ ਪਸ, ੩, ੨ : ੧ (510) 
“ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ | 2. ਭਾਵ ਮਾਇਆ 
ਨਾਕ ਵਢੀਜੈ। ” “ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ। ” 
- ਕਲਿ ੪, ਅਸ ੪, 2 : ੧ (1325) - ਪ੍ਰਭਾ ੫, ਅਸ ੧, ੨ : ੧ (1347) 
ਨਾਕਹਿ -- ਨਕ ਤੋਂ ਨਾਗਰ -- 1. ਨਗਰ ਵਿਚ ਰਹਿਣ ਵਾਲਾ, ਸ਼ਹਿਰੀ 
“ਪ੍ਣਵਤਿ ਨਾਮਦੇਉ ਨਾਕਹਿ ਬਿਨਾ। ” ਰ੍ ਭਾਵ ਉਤਮ, ਸਿਆਣਾ _ 
- ਭੈਰ ਲਾਮ, ੨, ੩ : ੧ (1163). “ਕਰਿ ਕਿਰਪਾ ਉਧਰੁ ਹਰਿ ਨਾਗਰ। ” (ਉਤਮ/ 
ਹੋਰ ਰੂਪ -- ਨਾਕਹੁ -- ਸਿਆਣੇ ਹਰਿ) 
“ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ -- ਸੂਹੀ ੩, ਅਸ ੨, ੧ : ੨ (760) 
ਡਾਰੀ।” (ਨਕ ਤੋਂ) “ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ।” 
-- ਆਸਾ ਕਬ, ੪, ੪ : ੧ (476) (ਹੇ ਨਗਰ ਵਾਸੀਓ) 
ਨਾਕਨ -- ਨਕ - ਮਲਾ ਰਵਿ, ੧, ੧" : ੧ (1293) 


“ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ।” | 2. ਸੋਹਣੀ, ਉਤਮ, ਸੁੰਦਰ 

-- ਗੂਜ ਕਬ, ੧, ੧" : ੨ (524) “ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ 
ਨਾਕੁ -- ਨਕ, ਸਰੀਰ ਦਾ ਇਕ ਅੰਗ ਲਜੁ।” _-- ਸਲੋ ਫਰ, ੬੮ : ੧ (1381) 
“ਜਿਨਿ ਕਨ ਕੀਤੇ ਅਖੀ ਨਾਕੁ। ” ਨਾਂਗੜਾ -- ਨੰਗਾ 

- ਧਨਾ ੧, ੫, ੨ : ੧ (662) | “ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ 
ਨਾਗ -=- ।. ਸੱਪ ਲੇਖੁ ਲਿਖਾਇਆ।” 
“ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ।” - ਵਡ ੧, ਅਲਾ, ੫, ੩ : ੧ (582) 

- ਗਉ ੧, ੧੭, ੨ : ੨ (156) | ਨਾਗਾ - 1. ਨੇਗਾ ਰ 
2. ਨੰਗਾ ਹੀ | “ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ 





ਜਾਸੀ ਨਾਗਾ। ?-- ਸਿਰੀ ੧, ਪਹ ੧, ੧ : ੪ (74) 

2. ਨਾ ਹੋਣਾ, ਅਣਹੋਂਦ ਦਾ ਭਾਵ 

“ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ 

ਅਗਿਆਨ ਸੁ ਨਾਗਾ। ” 
- ਸਿਰੀ ਬੇਣੀ, ੧, ੧ : ੨ (93) 

ਨਾਗਾਂ -- ਸੱਪਾਂ ਨੂੰ 

“ਨਾਗਾਂ ਮਿਰਗਾ ਮਛੀਆ ਰਸੀਆ ਘਰਿ ਧਨੁ 

ਹੋਇ। ”-- ਮਲਾ ੧, ਵਾਰ ੨ਸ, ੧, ੧ : ੨ (1279) 
ਨਾਂਗਾ -- ਨੰਗਾ 


“ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ 


ਛਾਠੈ ।” -- ਆਸਾ ੫, ੩੮, ੩ : ੩ (380) 


ਨਾਗਾਦਿ -- ਨਾਗ ਆਦਿਕ, ਸ਼ੇਸ਼ਨਾਗ ਆਦਿਕ 


“ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ 


ਭੁਯੰਗਮ। ” - ਸਵ ੧, ੯ : ੧ (1390) 
ਨਾਗੀ -- 1. ਸਪਾਂ ਨੂੰ 
“ਮੰਤ੍ਰੀ ਹੋਇ ਅਨੂਹਿਆ ਨਾਗੀ ਲਗੈ ਜਾਇ।” 
- ਮਝ ੧, ਵਾਰ ੨੨ਸ, ੨, ੧ : ੧ (148) 
2. ਨੰਗੀ 
“ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੇ 
ਪਛੂਤਾਣੀਤਾ। ” 
_..ੱਉਂ ਥੰ ੧੪ ੩860 
ਨਾਗੇ -- ਨੰਗੇ 
“ਕਿਆ ਨਾਗੇ ਕਿਆ ਬਾਧੇ ਚਾਮ।” 
- ਗਉ ਕਬ, ੪, ੧" : 
ਹੋਰ ਰੂਪ -- ਨਾਂਗੇ - 
“ਨਾਂਗੇ ਅਵਨੁ ਨਾਂਗੇ ਜਾਨਾ।” 


੧ (324) 


-- ਵਡ ੧, ਅਲਾ ੫, ੩ : ੬ (582) 
ਨਾਚ -- ਨਚਣਾ, ਨ੍ਰਿਤ . 
'ਏ ਲੰਪਟ, ਨਾਚ ਅਧਰਮੰ।” 


1354 





ਨਾਚਿਓ 


- ਪੁਭਾ ਬੇਣੀ, ੧, ੩ : ੪ (1351) 
ਨਾਚਸਿ -- ਨਚਦੇ ਹਨ 
“ਪਗ ਨਾਚਸਿ ਚਿਤੁ ਅਕਰਮੰ। ” 
` - ਪ੍ਰਭਾ ਬੇਣੀ ੧, ੩ : ੩ (1351) 
ਨਾਚਹਿ -- ਨਚੇ 
“ਗੁਰ ਕੇ ਭਾਣੈ ਨਾਚਹਿ ਤਾ ਸੁਖਿ ਪਾਵਹਿ ਅੰਤੇ 
ਜਮ ਭਉ ਭਾਗੇੈ।” 
- ਗੂਜ ੩, ੧, ੧" : ੨ (506) 
“ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ।” 
(ਨਚਦੇ ਹਨ) 








-- ਭੈਰ ਕਬ, ੨, ੧ : ੧ (1157) 


- ਗੂਜ ੩, ਅਸ ੧, ੫ : ੨ (506) 

ਨਾਚਹੁ -- ਨਚੋ, ਨ੍ਰਿਤ ਕਰੋ 

“ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ 
ਮਾਇਆ ਕੇ ਭਾਂਡੇ।” 

- ਗਉਂ ਕਬ, ੬੮, ੧ : ੧ (338) 
ਨਾਚੰਤੀ - ਨਚਦੀਆਂ ਹਨ 
“ਨਾਚੰਤੀ ਗੋਪੀ ਜੰਨਾ।” 

-- ਧਨਾ ਨਾਮ, ੪, ੨ : ੧ (693) 
ਨਾਚਨ -- ਨਚਨ, ਨਾਚ 
“ਇਸੁ ਨਾਚਨ ਕੇ ਮਨ ਰਖਵਾਲ।” 

- ਗੋਂਡ ਕਬ, ੧੦, ੨ : ੪ (872) 
ਨਾਚਨਾ -- ਨਚਨ ਵਾਲੀ ਭਾਵ ਸ੍ਰਿਸ਼ਟੀ 
“'ਕ੍ਰਿਸਟਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ।” 

(ਮਹਾਨ ਕੋਸ਼ ਅਰਥ “ਮਾਇਆ” ਕਰਦੇ ਹਨ) 

- ਧਨਾ ਨਾਮ, ੪, ੧ : ੩ (693) 
ਨਾਚਨੁ -- ਨਚਾਰ, ਨਚਨਾ ਵਾਲਾ 
“ਨਾਚਨੁ ਸੋਇ ਜੁ ਮਨ ਸਿਉ ਨਾਚੈ।” 

- ਗੋਂਡ ਕਬ, ੧੦, ੨ : ੧ (872) 
ਨਾਚਨੋ -- ਨਚਨ 
“ਅਬ ਮੋਹਿ ਨਾਚਨੋ ਨ ਆਵੈ।” (“ਨਚਨ” ਨਹੀਂ 

ਹੁੰਦਾ) _-- ਆਸਾ ਕਬ, ੨੮, ੧“ : ੧ (483) 
“ਅਬ ਮੋਰੋ ਨਾਚਨੋ ਰਹੋ।” (ਭਾਵ ਭਟਕਣ ਮੁਕ 
ਗਈ) -- ਸਾਰ ੫, ੩, ੧” : ੧ (1203) 
ਨਾਚਿਓ -- ਨਚਿਆ, ਨਚਦਾ ਫਿਰਿਆ 
"ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ 





ਘਰ ਘਰ ਬਾਰਿ।”” 
- ਗਉ ਕਬ, ੫੭, ੨ : ੨ (336) 





ਨਾਚੀ -- ਨਚਨ ਲਗ ਪਈ 
“ਜਬ ਨਾਚੀ ਤਬ ਘੂਘਟੁ ਕੈਸਾ ਮਟੂਕੀ ਫੋੜਿ 


ਨਿਰਾਰੀ।”?-- ਤੁਖਾ ੧, ਛੰਤ ੪, ੪ :੫(1112) 
ਨਾਚੁ -- ਨਚ, ਨ੍ਰਿਤ ਕਰ 
'ਲਾਚੁ ਰੇ ਮਨ ਗੁਰ ਕੈ ਆਗੈ। ” 


ਰ੍ -- ਗੂਜ ੩, ਅਸ ੧, ੧” : ੧ (506) 
ਨਾਚੇ -- 1. ਨਚੇ, ਭਾਵ ਮਸਤੀ ਵਿਚ ਆਏ 
ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ 
ਲਿਵ ਤੁਮਾਰੀ।” 
`-- ਗੂਜ ੩, ਅਸ ੧, ੫ : ੧ (506) 
ਹੋਰ ਰੁਪ -- ਨਾਚੈ -- 
“ਮਨੂਆ ਨਾਚੈ ਭਗਤਿ ਦ੍ਰਿੜਾਏ।” (ਨਾਚ ਕਰੇ) 
-- ਮਾਝ ੩, ਅਸ ੨੧, ੩ : ੧ (121) 
2. ਭਟਕਦੇ ਫਿਰੇ 
“ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ 
ਵਿਰਲਾ ਤਤੁ ਬੀਚਾਰੀ।” 
- ਗੂਜ ੩, ਅਸ ੧, ੮ : ੧ (506) 
ਹੋਰ ਰੁਪ -- ਨਾਚੈ -- 


“ਮਾਇਆ ਕਾਰਣਿ ਪਿੜ ਬੰਧਿ ਨਾਂਚੈ ਦੂਜੈ ` 


ਭਾਇ ਦੁਖੁ ਪਾਵਣਿਆ।” (ਭਟਕੇ) 
-- ਮਾਝ ੩, ਅਸ ੨੧. ੬ : ੩ (122) 
ਨਾਜਰੁ -- (ਅ. ਨਾਜ਼ਰ) ਦੇਖਣ ਵਾਲਾ 
“ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ 
ਦੂਰਾਈ।”” _- ਮਾਰੂ ੫, ੬, ੨ : ੨ (1000) 
ਨਾਜੁ - ਅਨਾਜ 
ਜਾਤੁ।” _-- ਸਾਰ ਕਬ, ੧, ੧" : ੨ (1251) 
ਨਾਟਸਾਲਾ -- ਨਾਟ ਘਰ 
“ਅੰਤਰਿ ਕ੍ਰੋਧ ਪੜਹਿ ਨਾਟ ਸਾਲਾ। ” 
-- ਸਿਲਾ ੧, ਅਸ ੨, ੪ : ੨ (832) 


-- ਗਉ ੨, ਅਸ ੧੧, ੭ : ੩ (226). 


ਨਾਟਿਕ -- ।. ਨਾਟਕ, ਮੰਚ ਤੇ ਹਾਵ ਭਾਵ, ਲਬਾਸ 
ਤੇ ਬਾਣੀ ਦੁਆਰਾ ਸਾਕਾਰ ਕੀਤੀ 
ਗਈ ਘਟਨਾ, ਦ੍ਰਿਸ਼ ਕਾਵਿ 
“ਨਟ ਨਾਟਿਕ ਆਖਾਰੇ ਗਾਇਆ।” 


| 





-- ਗਉ ੫, ੮੧, ੨ : ੩ (179) 
2. ਨਾੜੀ, ਨਬਜ਼ 
“ਜ਼ੈਦਕ ਲਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ 
ਤਨਿ ਪ੍ਰੇਮਿ ਪੀਰ ਲਗਈਆ। ” 
-- ਬਿਲਾ ੪, ਅਸ ੬, ੨ : ੨ (836) 
ਨਾਟੇ -- ਨਾਟਕ 
“ਸੁਖੁ ਨਾਹੀ ਪੇਥੈ ਨਿਰਤਿ ਨਾਟੇ।” ਰ੍ 
-- ਭੈਰ ੫, ੪੧, ੧ : ੨ (1147) 
ਨਾਠਾ -- ।. ਭਜ ਗਿਆ, ਦੂਰ ਹੋ ਗਿਆ 
ਜੋਤੀ ਜੋਤਿ ਸਮਾਈ।” 


-- ਗਉ ੫, ੧੨੨", ੪" : ੨ (205) 
ਹੋਰ ਰੁਪ -- ਨਾਠਿਆਂ -- 
“ਮਿਲਿ ਸਾਧ ਸੰਗਤਿ ਪ੍ਰਭੂ ਸਿਮਰੇ ਨਾਠਿਆ 


ਦੁਖ ਕਾਲ।” (ਨੱਠ ਗਿਆ) 
- ਕਲਿ ੫, ੮, ੧ : ੨ (1322) 


7 =- ਮਾਰੂ ੫, ੧੫. ੧ : ੩ (1003) 
ਨਾਠੀ -- ।. ਮੁਕ ਗਈ, ਨਠ ਗਈ 
“ਲੋਚਨ ਸ੍ਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ 
ਮਾਧਾਣੀ।”” -- ਸਿਰੀ ਬੇਣੀ, ੧, ੪ : ੨ (93) 
“ਗਇਆ ਕਰੋਧੁ ਮਮਤਾ ਤਨਿ ਨਾਣੀ ਪਾਖੰਡੂ ਭਰਮੁ 
ਗਵਾਇਆ। ”-- ਸੂਹੀ ੪, ਛੰਤ ੧, ੨ : ੪ (773) 
2. ਪ੍ਰਾਹੁਣਾ 
“ਅਜਰਾਈਲੁ ਫਰੇਸਤਾ ਕੈ ਘਰਿ ਨਾਣੀ ਅਜੁ । ” 
-- ਸਲੋ ਫਰ, ੬੮ : ੨ (1381) 
ਨਾਠੀਅੜੇ -- ਪ੍ਰਾਹੁਣੇ 
“ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ।” 
-- ਸਿਰੀ ੧, ੨੪, ੧ : ੧ (23) 
ਨਾਠੀਆ = ਪਾਾਹ 
“ਸਾਥ ਲੜੇ ਤਿਨ ਨਾਠੀਆ ਭੀੜ ਘਣੀ 
ਦਰੀਆਉ।” 

- ਮਾਰੂ ੧, ਅਸ ੧੦, ੩ : ੨ (1015) 
ਨਾਠੂੰਗੜਾ -- ਗਡਾ, ਜਿਸ ਨਾਲ ਬੱਚਾ ਤੁਰਨਾ 
ਸਿਖਦਾ ਹੈ (ਮਹਾਨ ਕੋਸ਼); ਨਠ 
- ਨੂੰਗਾ, ਨਸਣ ਲਈ ਧੱਕਾ, 


ਕੇ 








ਨਾਠੇ 1356 ਨਾਦ 

(ਦਰਪਣ, ਸ਼ਬਦਾਰਥ): ਨਠਣਾ 2. ਸੁਆਮੀ, ਮਾਲਕ ਰ੍ 

(ਨਿਰਣੈ) “ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ 

“ਨਾਰਾਇਣਿ ਲਇਆ ਨਾਣੂੰਗੜਾ ਪੈਰ ਕਿਥੈ ਰਖੈ।” ਨਾਥ।” -- ਸਿਰੀ ੫, ੮੫, ੪ : ੩ (48) 
-- ਗਉ ੪, ਵਾਰ ੨੮ : ੧ (315) ਹੋਰ ਰੂਪ - ਨਾਥੰ -- 


੬ 

“ਦੁਖ ਨਾਠੇ ਸੁਖ ਆਇ ਸਮਾਏ।” 

ਰ੍ -- ਗਊ ੫, ੧੨੭, ੩ : ੧(191) 

ਨਾਤਰੁ -- ਨਹੀਂ ਤਾਂ 
“ਰਰ/ਪੋਰਸਾ ਦਿ ਅਜ ਲਿਤਈੀ ਐਚ ਨੰ 
ਬੇਗਾਨਾ। ” -- ਗਉ ਕਬ, ੪੭, ੧" : 

ਨਾਤਾ -- ਨਹਾਤਾ, ਇਸ਼ਨਾਨ ਕੀਤਾ 


ਗੁਮਾਨੁ । ' -- ਸਿਰੀ ੧, ਅਸ ੧੨, ੪ : ੨ (61) 
ਨਾਤਿਆ -- ਇਸ਼ਨਾਨ ਕਰਨ ਨਾਲ ੍ 

“ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ 

ਹੋਰ। ”-- ਸੂਹੀ ੩, ਵਾਰ ੧੨ਸ, ੧, ੨ : ੨ (789) 
ਨਾਤੀ -- 1. ਪੋਤਰੇ 


“ਇਕੁ ਲਖੁ ਪੂਤ ਸਵਾ ਲਖੁ ਨਾਤੀ। ” 
- ਆਸਾ ਕਬ, ੨੧, ੨ : ੧ (481) 
2. ਨਹਾਤੀ, ਇਸ਼ਨਾਨ ਕੀਤੀ 
“ਨਾੜੀ ਧੋਤੀ ਸੰਬਹੀ ਸੁਤੀ ਆਇ ਨਚਿੰਦੂ।” 
-- ਸਲੋ ਫਰ, ੩੩ : ੧ (1379) 


ਨਾਤੇ -- ਇਸ਼ਨਾਨ ਕੀਤਾ 


“ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ . 


ਸੰਤੋਖ ਸਰਿ ਨਾਝੇ। ” 
-- ਗਉਂ ੪, ੫੪, ੩ : ੧ (169) 
ਹੋਰ ਰੂਪ -- ਨਾਤੈ - 

“ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ 
ਨਾਤੈ ਸਗਵੀ ਮਲੁ ਲਾਏ।` (ਨਹਾਉਣ ਨਾਲ, 
ਨਾਤਿਆਂ) ਰ 

ਰ੍ - ਮਾਝ ੧, ਵਾਰ ਪਸ, ੪, > : ੩ (140) 

ਨਾਥ -- ।. ਜੋਗੀਆਂ ਦੇ ਅੰਤ ਦੀ ਉਪਾਦੀ, ਵਡੇ 
ਮਨ ੍ 
“ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ।”” 
-- ਜ੫ ਬੋ. ੩੫. 27) 
“ਭੈ ਵਿਚਿ ਸਿਧਿ ਬੁਧ ਸੁਰ ਨਾਥ।” 
- ਆਸਾ ੧, ਵਾਰ ੪ਸ, ੧, ੧ : ੯ (464) 





5 (333) 


ਸਿਖਰਿ ਸੁਨਾਗਰ ਨਦੀ ਚੇ ਨਾਬਥੰ।” 
੍ - ਧਨਾ ਤ੍ਰਿਲੋਂ, ੧, ੪ : ੧ (695) 
ਨਾਥਹ -- ਮਾਲਕਾਂ ਦੇ 
'ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ 
ਥੀਐ।” -- ਬਿਲਾ ੧, ਛੰਤ ੨, ੧ : ੩ (843) 
ਨਾਥਣਹਾਰਾ -- ਕਾਬੂ ਕਰਨ ਵਾਲਾ 
“ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ 
ਨਾਥਣਹਾਰਾ। '-- ਮਲਾ ੧, ੩, ੪ : ੨ (1255) 
ਨਾਥਾ -- ਨਾਥਾਂ ਦੇ 
ਮਿਲਾਈ। ” -- ਗੂਜ ੧, ਅਸ ੪, ੫ : ੨ (505) 
ਨਾਥੀ - ਨੱਥੀ/ਬੰਨ੍ਹੀ/ ਕਾਬੂ ਕੀਤੀ ਹੋਏ 
“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ 
ਅਵਰਾ ਸਾਦ। ” - ਜਪੁ ੧, ੨੯ : ੨ (6) 
ਨਾਥੁ -- 1. ਮਾਲਕ, ਸੁਆਮੀ 
“ਦੀਨਾ ਨਾਥੁ ਸਰਬ ਸੁਖਦਾਤਾ।” 
- ਗੋਉਂ ੧, ੧੨, ੪ : ੩ (154) 
“ਜਪਿ ਨਾਥੁ ਦਿਨੁ ਰੈਨਾਈ।” (ਭਾਵ ਹਰੀ) 
- ਰਾਮ ੫, ੧੩, ੧" : ੧ (886) 
“ਜਿਸ ਨੇ ਹੋਆ ਨਾਥੁ ਕ੍ਰਿਪਾਲਾ।” (ਪ੍ਰਭੂ) 
- ਰਾਂਮ ੫, ੧੩, ੪ : ੧ (886) 
2. ਜੋਗੀਆਂ ਦਾ ਗੁਰੁ/ਮਹੰਤ 
“ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ 
ਕਹਾਇਦਾ। ” 
- ਮਾਰੂ ੧, ਸੋਲਾ ੧੫, ੫ : ੩ (1035) 
ਨਾਥੇ -- ਮਾਲਕ 
"ਅਨਾਥ ਕੇ ਨਾਥੇ ਸ੍ਰਬ ਕੇ ਸਾਥੇ ਜਪਿ ਜੂਐ ਜਨਮੁ 
ਨ ਹਾਰੀਐ। ”-- ਬਿਰੀ ੫, ਛੰਤ ੩, ੨ : ੫ (80) 
ਨਾਦ -- 1. ਵਾਜੇ, ਸੰਗੀਤ ਦੇ ਸਾਜ਼ ਰ੍ 
“ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ।” ` 
- ਜਪੁ ੧, ੨੭:੨(6) 
“ਤਹ ਹਰਿ ਜਸੁ ਗਾਵਹਿ ਨਾਦ ਕਵਿਤ।” 


ਨਾਦਸਤ __ 1357 ਰ੍ ਨਾਦੂ 








-- ਧਨਾ ੫, ੨੩, ੩ : 2(676)1 -- ਸਾਰ ੫, ੩੧, ੧" : ੨ (1210) 
2. ਸਿੰਗੀ, ਜੋਗੀਆਂ ਦਾ ਇਕ ਧੁਨੀ ਸਾਜ਼ । _ ਹੋਰ ਰੂਪ -- ਨਾਦ -- 
ਵਾਜਹਿ ਨਾਢ। ” ਬਾਸਨਹ। ” 
-- ਜਪੁ ੧, ੨੯ : ੧ (6) - ਜੈਤ ੫, ਵਾਰ ੧੨ਸ, ੫, ੧ : ੨ (708) 
“ਇਕਨਾ ਨਾਢ ਨ ਬੇਦ ਗੀਅ ਰਸੁ ਰਸ ਕਸ ਨ | 7. ਸੰਖ 
ਜਾਣੰਤਿ।” (ਭਾਵ ਨ ਜੋਜੀ ਹਨ) “ਤਿਨ ਘਰਿ ਬ੍ਰਹਮਣ ਪੂਰਹਿ ਨਾਢ। ” 
- ਸਾਰ ੪, ਵਾਰ ੨੨ਸ, ੧, ੨ : ੪ (1246) - ਆਸਾਂ ੧, ਵਾਰ ੧੬ਸ, ੧, ੨ : ੩ (471) 
ਰਤ ਨਾਦ -- ਨਾਦਸਤ -- ਸੁਖਮਨਾ ਨਾੜੀ 
ਪੂਰੈ ਨਾਦੰ।” ਰ ਖੋੜਸਾ ਦਤੁ ਕੀਆ।” 
- ਆਸਾ ੧, ੩੭, ੨ : ੨ (360) - ਮਾਰੂ ਜੈਢੇ, ੧, ੧ : ੧ (1106) 
3. ਸੰਗੀਤ ਰਾਗ ਨਾਦਿ -- ।. ਸ਼ਬਦ (ਰੂਪ) ਵਿਚ, ਭਾਵ ਵਾਹਿਗੁਰੂ 
“ਤਿਥੇ ਨਾਦ ਬਿਨੋਦ ਕੋਡ ਅਨੰਦ । ” ਵਿਚ _ ਰਹ 
- ਜਪੁ ੧, ੩੬ : ੨ (7) | “ਨਾਦਿ ਸਮਾਇਲੋ ਰੇ ਸਤਿਗੁਰ ਭੇਟਿਲੇ ਦੇਵਾ।” 
“ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ।” -- ਸੋਰ ਨਾਮ, ੧, ੧” : ੧ (656) 
(“ਨਾਮ ਕੀਰਤਨ” ਰੂਪੀ ਸੰਗੀਤ) ੭. ਸੰਗੀਤ ਵਿਚ 
ਰ - ਸਿਰੀ ੧, 2, ੧ : ੨ (16) “ਰਾਗਿ ਨਾਦਿ ਮਨੁ ਦੂਜੈ ਭਾਇ।” 
4. ਸ਼ਬਦ ਦੀ ਧੂਨੀ __ - ਪ੍ਰਭਾ ੧, ਅਸ ੧, ੪ : ੧ (1342) 
ਮਿਤੀ ਇਤਿ ਦਿਉ ਨਾਦੀ =- 1. ਨਾਦ (ਸੇਖ, ਸਿੰਗੀ ਆਦਿ) ਵਜਾਉਣ 
- ਸਿਰੀ ਕਬ, ੩, ੧" : ੨ (92) ਦਆਰਾ 
5. ਸਬਦ ਰੂਪ “ਕੋਈ ਗਾਵੈ ਰਾਗੀ ਲਾਦੀ ਬੇਦੀ ਬਹੁ ਭਾਤਿ ਕਰਿ 
'ਨਾਢ ਬਿੰਦ ਕੀ ਸੁਰਤਿ ਸਮਾਇ। ” ਨਹੀ ਹਰਿ ਹਰਿ ਭੀਜੈ ਰਾਮ ਰਾਜੇ।” 
> ਦੋਂ ਐਂ ੧ 1੬; - ਥੇ (40 -- ਆਸਾ ੪, ਛੰਤ ੧੮, ੪ : ੧ (450) 
“ਗੁਨ ਨਾਢ ਧੁਨਿ ਅਨੰਦ ਬੇਦ। ” (ਭਾਵ ਸ਼ਬਦ) | 2. (ਸੰ. ਜਕਿਜ) ਸਿੰਗੀ ਵਜਾਉਣ ਵਾਲਾ (ਧੁਨੀ 
ਹੁ - ਕਲਿ ੫, ੫, ੧" : ੧ (1322) (ਸ਼ਬਦ) ਦਾ ਅਭਿਆਸੀ) ਭਾਵ ਜੋਗੀ 
ਹੋਰ ਰੂਪ -- ਨਾਦੰ -- 8 " 
ਸਰਬ ਰਤ ਮੋਨੀ ਜਮ ਕੇ ਪਟੈ 


ਸਮਾਈ। ਵਿ ਦੀ (ਮਹਾਨਕੋਸ਼ ਇਸ ਦੇ ਅਰਥ 'ਚੇਲਾ” ਕਰਦਾ ਹੈ) 
ਜੰ ਵਾਰਾ ੦. 9 ਹੂ -- ਸੇਰ ਕਬ, ੩, ੨ : ੨ (654) 
ਧੁਨੀ, ਘੰ ਰਹਿ ਪੁਰਾਣ। 

“ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਵਣੀ ਹੀਉ | ਬਸੰ ੩ 9 
ਡਿਵੈ ਮਨ ਐਸੀ ਪ੍ਰੀਤਿ ਕੀਜੈ। ” ਨ 
[ਦਾ _ __ | ਨਾਦੁ = । ਇਤਿ ਤਤ 
_ -- ਆਸਾ ੫, ਛੰਤ ੪, ੪ : ੧ (455) 

ਛੁ ੨“ ਅੰ ਤਤ 
੪ "9 ਵਿ ਤਿਲ 
ਨ ਨੇ ਵਜਾਵਣਿਆ। ” 

“ਬਚਨ ਨਾਦੁ ਮੇਰੇ ਸ੍ਰਵਨਹੁ ਪੂਰੇ ਦੇਹਾ ਪ੍ਰਿਅ ਰਲ 

` ਅੰਕਿ ਸਮਾਨੀ।” (ਧੁਨੀ, ਆਵਾਜ਼) ੍ ਸਿ 


2. ਸਿੰਗੀ ਤੋਂ ਧੁਨੀ/ਸੰਗੀਤ ਪੈਦਾ ਕਰਨਾ 
“ਨਿਰਮਲ ਬਾਣੀ ਨਾਦੁ ਵਜਾਵੈ ।” 

- ਆਸਾ ੧, ਅਸ ੧, ੪ : ੪ (411) 
3. ਬੋਲਣ ਦੀ ਆਵਾਜ਼, ਧੁਨੀ 





“ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ 
ਕਰਮ ਕਮਾਉ।” (ਨਾਨਕ ਨੇ) 

- ਸਿਰੀ ੪, ਵਣ ੧,੨:੫(82) 
“ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ 
`ਹਰਿ ਵੁਠੜਾ ਹੈ।” (ਨਾਨਕ ਅੰਦਰ) 


"ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ 
ਸੁ ਸਮਾਨਾ। ” ਰ੍ 
`-- ਆਸਾ ਕਬ, ੧੮, ੧: ੧ (480) 
4. ਸੰਗੀਤ ਦਾ ਸਾਜ਼, ਧੁਨੀ ਸਾਜ਼ 
“ਆਪੇ ਸਿੰਡੀ ਨਾਦੂ ਹੈ ਪਿਆਰਾ ਧੁਨਿ ਆਪਿ 
ਵਜਾਏ ਆਪੈ।” 
(੨ -- ਸੋਰ ੪, ੩, ੩ : ੧ (605) 
. ਆਵਾਜ਼, ਧੁਨੀ, ਘੰਟਾ ਹੇੜਾ 
`' ਜਿਉ ਰੰਕ ਨਿੰਸਿ ਨਾਵ ਬਾਲਹਾ ਤਿਉ ਮੇਰੈ 


- ਸਿਰੀ ੪, ਵਣ ੧, ੪ : ੫ (62) 
ਨਾਨਕੁ -- ਨਾਨਕ, ਵੇਖੋ “ਨਾਨਕ” 
“ਨਾਨਕੁ ਨੀਚੁ ਕਹੈ ਵੀਚਾਰੁ ।” 


- ਜਪੁ ੧, ੧੮ : ੯ (4) 
ਨਾਨਕੈ -- ਨਾਨਕ ਨੂੰ ਰ 
ਵਡਾਈ। ”-- ਆਸਾ ੧, ਅਸ ੨੦, ੮ : ੨ (421) 
ਨਾਨਕੋ -- ਨਾਨਕ, ਨਿਮਾਣਾ ਨਾਨਕ 


_ ਮਨਿ ਰਾਮਈਆ।” “ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ 
- ਪਨਾ ਨਾਮ, ੩, ੧ : ੨ (6323) ਰਾਮ ਰਾਮ ਰਾਮ।” 

੭. ਗਾਇਨ/ਧੁਨੀ (ਕਰਕੇ) -- ਕਾਨ ੪, ੯, ੨ : ੨ (1297) 

ਰਿ ਉਤਮ ਹਰਿ ਪਭ ਗਾਵਿਆ ਕਵਿ ਲਾਵ ਨਾਨਾ -- ।. ਕਈ ਪ੍ਰਕਾਰ ਦੇ, ਕਈ ਕਿਸਮ ਦੇ, _ 

ਬਿਲਾਵਲੁ ਰਾਗੁ। 


ਕਈ ਤਰ੍ਹਾਂ ਦੇ, ਵਭਿੰਨ 

“ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ 
ਸਮਾਹੀ।” _ -- ਗਉ ੩, ੩੫, ੨ : ੨ (162) 
“ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ 
ਜਾਹਿ।”” _-- ਰਾਮ ੧, ਓਅੰ ੩੭ : ੧ (934) 
(ਮਹਾਨ ਕੋਸ਼ ਇਥੇ 'ਨਾਨਾ” ਦੇ ਅਰਥ ਨਹੀਂ 
ਨਹੀ ਕਰਦਾ ਹੈ) 

2. ਨੰਨਾ, ਨਿੱਕਾ, ਛੋਟਾ ਭਾਵ ਨਿਮਾਣਾ 

“ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ 


- ਬਿਲਾ ੪, ਵਾਰ ੧ਸ, ੪, ੧ : ੧ (849) 
ਨਾਦੈ -- _ਸੰਗੀਤ/ਗਾਇਨ ਤੋਂ 

“ਰਾਗੇ ਨਾਢੈ ਬਾਹਰਾ ਇਨੀ ਹੁਕਮੁ ਨ ਬੂਝਿਆ 
ਜਾਇ।” -- ਸਲੋ ੩, ੨੪ : ੩ (1423) 

“ਕੁਰੰਕ ਨਾਂਦੈ ਨੇਹੁ।” (ਰਾਗ/ਸੰਗੀਤ ਨਾਲ) 
- ਬਿਲਾ ੫, ਅਸ ੨, ੯ : ੧ (੩38) 
ਨਾਨਕ -- ਗੁਰੂ ਨਾਨਕ (1469--152), ਸਿੱਖਾਂ 
ਦੇ ਪਹਿਲੇ ਗੁਰੂ, ਗੁਰੂ ਬਾਣੀ ਵਿਚ 





ਵਰਤਿਆ ਗਿਆ ਸਿੱਖਾਂ ਦੇ ਗੁਰੂ ਹੋਇ ਸੁ ਜਾਇ।” 
ਸਾਹਿਬਾਨ ਦਾ ਕਾਵਿ--ਉਪਨਾਮ - ਗੁਜ ੩, ਵਾਰ ੪ਸ, ੩, ੨ : ੧ (509) 
“ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।” ਨਾਨੀ -- ।. ਮਾਂ ਦੀ ਮਾਂ 
_ ` ਜਪ ੧; ੧" : ੨ 0) । “ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ।” 
ਨਾਨਕਹ -- ਹੇ ਨਾਨਕ - ਮਾਰੂ ੧, ਅਸ ੧੦, ੨ : ੧ (1015) 
“ਸਾਧਸੰਗ ਸ੍ਹੇਹ ਸਤ੍ਰਿੰ ਸੁਖਯੰ ਬਸੰਤਿ ਨਾਨਕਹ।” | 2. ਛੋਟੀ, ਨਿੱਕੀ 
- ਸਸ ੫, ੨ : ੫ (1354) “ਨਾਨੀ ਸੀ ਬੁੰਦ ਪਵਨੁ ਪਤਿ ਖੋਵੈ ਜਨਮਿ ਮਰੈ 
ਨਾਨਕਾ -- ਹੇ ਨਾਨਕ ਖਿਨੁ ਤਾਂਈ।” _ 
` “ਹੁਕਮੁ ਹਾਸਲੂ ਕਰੀ ਬੈਠਾ ਨਾਨਕਾ ਸਭ ਵਾਉ।” - ਮਲਾ ੧, ਅਸ ੨, ੪ : ੨ (1274) 
- ਸਿਰੀ ੧,੧,੪:੨(14). 7 ਨੰਨੇ, ਨਿੱਕੇ ਜਿਹੇ 


ਨਾਨਕਿ - _ਨਾਨਕ ਵਿਚ (ਅੰਦਰ) ਨੇ “ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵਡ 


ਨਾਨਾ 1359 ਨਾਮਹ 
` ਪੁਰਖ ਵਡਾਗੀ।”-- ਧਨਾ ੪, ੨, ੩ : ੧ (667) | “ਸੁਖਮਨੀ ਸਹਜ ਗੋਬਿੰਦ ਗੁਨ ਨਾਮ।” (ਗੋਵਿੰਦ 














ਨਾਲਾ -- ਛੋਟਾ ਦਾ ਸੁਭਾਵਕ ਗੁਣ ਤੇ ਨਾਮ ਹੈ) 
“ਹੁਕਮੇ ਨਾਨਾ ਵਡਾ ਥੀਵੈ।” -- ਗਉ ੫, ਸੁਖ ੨੪, ੫ : ੩ (295) 
-- ਰਾਮ ੫. ਵਾਰ ੧ਖਸ, ੫, ੨ : ੬ (962) | ਹੋਰ ਰੂਪ -- ਨਾਮੰ - 
ਨਾਨ -- ਨਿੱਕੇ, ਛੋਟੇ “ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ 
“ਹਮ ਨਾਨੇ ਨੀਚ ਤੁਮ ਬਡ ਸਾਹਿਬ ਕੁਦਰਤਿ ਪਤਿ ਨਾਮੰ।” 
ਕਉਣ ਬੀਚਾਰਾ। ” ਰ੍ -- ਸੋਰ ੧, ਅਸ ੧, ੫ : ੧ (634) 
-- ਸਾਰ ੫, ਅਸ ੧, ੮ : ੧ (1235) | 2. ਪੰਝੂ ਬੰਧਕ ਸ਼ਬਦ, ਪ੍ਰਭੂ, ਕਰਤਾਰ 
ਨਾਪਾਕ -- (ਫਾ. ਨਾਪਾਕ) ਅਪਵਿਤਰ, ਮੈਲਾ 'ਸਾਚੇ ਨਾਮ ਕੀ ਲਾਗੈ ਭੂਖ। 
“ਸਿਰਜਣ ਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ।” | - ਆਸਾ ੧, ਸੋਦ ੩, ੧ : ੩ (9) 
-- ਸਿਰੀ ੫, ੭੧. ੨ : ੪ (42) “ਮਿਲੁ ਸਾਧਸੰਗਤਿ ਭਜੁ ਕੇਵਲ ਨਾਮ। ' 
ਹੋਰ ਰੁਪ -- ਨਾਪਾਕੁ -- ਜਾ - ਆਸਾ ੫, ਸੰਪੁ੪, 3੧:8੪ (12) 
“ਸੂਲਹੀ ਕਾ ਹਾਥ ਕਹੀ ਨ ਪਹੂਚੈ ਸੁਲਹੀ “ਦਰਸਨ ਨਾਮ ਕਉ ਮਨੁ ਆਛੈ।” (ਪ੍ਰਭੂ) 
ਹੋਇ ਮਆ ਨਾਪਾਕ। ” =- ਦੇਂਵ' ੫, ੨੮, ੧“ : ੧ (533) 
_- ਬਿਲਾ ੫, ੧੦੪, ੧" : ੨ (825) 3. ਪ੍ਰਭੂ ਦਾ ਨਾਮ, ਹਰੀ ਨਾਮ 
ਨਾਧੈ -- ਨਹਾਉਂਦਾ ਹੈ “ਨਿਹਫਲ ਮਾਨੁਖੁ ਜਪੈ ਨਹੀ ਨਾਮ। ” 
“ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ _ ਗਊ ੫; ੧38, ੩ : -੨(190; 
ਧੜੀ ਨਿਤ ਨਾਧੈ ਰਾਮ।” _ “ਸਤਿਗੁਰ ਤੇ ਪਾਇਆ ਨਾਮ ਨੀਸਾਨੁ।” (ਹਰੀ 
ਰ੍‌ - ਸੂਹੀ ੫, ਛੰਤ ੫, ੨ : ੨ (780) ਆ " ਰੀ 
ਨਾਭਿ - ਧੁੰਨੀ, ਨਾਫ -ਗ% ੫, ਤਲ ਕੇ 64 
“ਲਾਡਿ ਕਮਲ ਮਹਿ ਬੇਦੀ ਚਚਿ ਲੇ ਬ੍ਰਹਮ ਗਿਆਨ | _`ਬੀ3 ਨਿਰਗੁਣ ਲਾਮ ਨ ਰੋਸ । (ਤਿਨਾ 


ਉਚਾਰਾ।” (ਭਾਵ ਹਿਰਦੇ ਰੂਪੀ ਕਮਲ) ਗੁਣਾਂ ਤੋਂ ਉਪਰ ਪ੍ਰਭੂ ਨਾਮ ਤੋਂ ਬੇਮੁਖਨਾ ਹੈ) 
: -- ਗਉ ਕਬ, ੯, ੪ : ੧ (325) 
- ਆਸਾ ਕਬ, ੨੪, ੨ : ੧ (462) | ਰੋਰੂ ਗਿ 
“ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਕੁਮਿਓ ਭੂਪ 7 


& “ਰਸਨਾ ਉਚਰੰਤਿ ਨਾਮੰ ਸ੍ਵਣੰ ਸੁਨੰਤਿ ਸਬਦ 
ਝਾਰ ਗਹੇ। ਨ 7 
ਅੰਮ੍ਰਿਤਹ।” (ਹਰਿ ਨਾਮ) 
- ਪ੍ਭਾ ੪, ਅਸ ੪, ੩ : ਸਬ -- ਜੈਤ ੫, ਵਾਰ ੧੪ਸ, ੫, ੧ : ੧ (709) 
ਨਾਭਿਕਮਲ -- ਧੂੰਨੀ ਤੋਂ ਉਪਜਿਆ ਕਮਲ [ ਪੀ 0 
ਕੰਠਿ ਸਵਾਰਿ। -- ਗੂਜ ੧, ੨, ੧ : ੧ (489) ਹਰਿ ਹਰਿ ਗੁਰਹ।” 
ਨਾਮ - ।. (ਫਾ. ਨਾਮ); ਸੰ. ਜਸਰ੍ਹ) ਨਾਉਂ, ਕਿਸੇ -- ਸਸ ੫. ੩੭ : ੩ (1357) 
ਵਸਤੁ ਦਾ ਬੋਧ ਕਰਵਾਉਣ ਵਾਲਾ ਸ਼ਬਦ 


ਣ ਗਲ ਨਾਮਹ - ਨਾਂਉਂ/ਨਾਮ 

ਤਿਨ ਕੇ ਨਾਮ ਅਨੇਕ ਅਨੰਤ। ਨ “ਤਤਹ ਕੁਟੰਬ ਮੋਹ ਮਿਥ੍ਾ ਸਿਮਰੰਤਿ ਨਾਨਕ ਰਾਮ 
ਰ੍ _ __ ” ਜੋਖੂ ੫. ਜਉ, ? 4੧47 1 ਜਾਮ ਲਾਮਰ।” -- ਸਸ ੫, ੩ : ੨ (1356) 
“ਨਾਮ ਧਾਰੀਕ ਝੁਠੇ ਸਭਿ ਸਾਕ।” (ਨਾਂ-ਮਾਤਰ) | ੩ ਨਾਮਹਿ 

ਰ੍ ₹ ਹਰ ੩੧੦੧੭੬੪੬) [ _ 
(ਰੀ `” ਜੱ “ਦੱ ਵਾ ਇਿ “ਆਵਤ ਸੋ ਜਨੁ ਨਾਖਹਿ ਰਾਤਾ।” (ਨਾਮ 
ਹਰਿ ਨਾਮ ਰਸਨ ਆਰਾਪ ੍ ਵਿਚ) _ - ਗਉ ੫, ਬਾਅ ੧੩ : ੫ (352) 


-- ਗਉ ੫, ੧੧੧", ੨ : ੩ (202) “ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ 


ਰੰਗ।” (ਨਾਮ ਦੀ) 
- ਗਉ ੫, ਬਾਅ ੪੧ਸ : ੨ (258) 
ਨਾਮਹੀਣ -- ਨਾਮ ਤੋਂ' ਵਿਹੂਣਾ, ਨਾਮ ਤੋਂ ਸਖਣਾ, 
`_ਨਾਮ ਬਿਨਾਂ 
“ਨਾਮਹੀਣ ਗਏ ਮੂੜ ਨੰਗਾ।” 
-- ਆਸਾਂ ੪, ੫੮, ੩ : ੧ (367) 
ਨਾਮਹੀਨ -- ਨਾਮ ਤੋਂ' ਵਿਹੂਣਾ ਰਿਹਾ, ਨਾਮ ਬਿਨਾਂ 
“ਨਾਮਹੀਨ ਕਾਲਖ ਮੁਖਿ ਮਾਇਆ।” 
-- ਆਸਾ ੪, ੫੬, ੩ : ੧ (366) 
ਨਾਮਹੁ -- ਨਾਮ ਨੂੰ, ਨਾਮ ਤੋਂ 
“ਨਾਮਹੁ ਭੂਲੈ ਜਮ ਕਾ ਦੁਖੁ ਸਹਨਾ। ” 
- ਗਉ ੧, ਅਸ ੧੪, ੩ : ੨ (227) 
ਨਾਮਤਪੰ -- ਨਾਮ ਦਾ ਤਪ 
“ਅਸਥਾਨ ਹਰਿ ਨਿਹਕੇਵਲੰ ਸਤਿ ਮਤੀ 
ਹ ਗੂਜ ੧, ਅਸ ੫, ੪ : ੨ (505) 





ਨਾਮਤਪ । ' - 
ਨਾਮਦੇਉ -- ਮਹਾਂਰਾਸ਼ਟਰ ਦੇ ਇਕ ਉਘੇ ਛੀਂਬੇ 
ਭਗਤ (1270--1350) ਨਰਸੀ 

ਵਾਮਨੀ ਜਿਲਾ ਸਤਾਰਾ ਵਿਚ ਜਨਮੇ। 


ਆਪ ਦੀ ਬਾਣੀ (61 ਸ਼ਬਦ) ਵੱਖ 


ਵੱਖ ।8 ਰਾਗਾਂ ਵਿਚ ਸ੍ਰੀ ਗੁਰੂ ਗ੍ਰੰਥ 


- ਆਸਾ ੪, ਛੰਤ ੨੦, ੪ : ੩ (451) 
“ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ 
ਬੀਚਾਰੀ।” -- ਆਸਾ ਨਾਮ, ੧, ੪ : ੧ (485) 

ਨਾਮਦੇਅ -- ਭਗਤ ਨਾਮਦੇਵ ਜੀ 

“ਨਾਮਦੇਅ ਪ੍ਰੀਤਿ ਲੰਗੀ ਹਰਿ ਸੇਤੀ ਲੋਕੁ ਛੀਪਾ 
ਕਹੈ ਬੁਲਾਇ । ”-- ਸੂਹੀ ੪, ੮, ੩ : ੨ (733) 

ਨਾਮਦੇਇ -- ਭਗਤ ਨਾਮ ਦੇਵ ਜੀ 
“ਨਾਮਦੇਇ ਸਿਮਰਨੁ ਕਰਿ ਜਾਨਾਂ।” 

- ਬਿਲਾ ਨਾਮ, ੧, ੨ : ੧ (858) 
ਗਿ 
“ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੂ ਤਰੈ।” 

- ਮਾਰੂ ਵਿ, ੧, ੨ : ੧ (1106) 
ਨਾਮਧਨ -- ਪ੍ਰਭੂ ਨਾਮ ਰੂਪੀ ਦੌਲਤ 
“ਨਾਮਧਨ ਬਿਨੁ ਹੋਰ ਸਭ ਬਿਖੁ ਜਾਣੁ।” 

- ਧਨਾ ੩, ੨, ੧ : ੩ (664) 


1360 








ਹੋਰ ਰੂਪ -- ਨਾਮਧਨੁ -- 
“ਏਕੋ ਨਿਹਚਲ ਨਾਮਥਨੁ ਹੋਰੁ ਧਨੁ ਆਵੈ 
ਜਾਇ।”. 
- ਗੂਜ ੩, ਵਾਰ ੭ਸ, ੩, ੨ : ੧ (511) 
ਨਾਮਨ -- ਨਾਵਾਂ ਵਿਚ 
'ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ 
ਗਿਆਨੀ।” -- ਗੂਜ ੫, ੧, ੬ : ੧ (507) 
ਨਾਮਨਾ -- ਵਡਿਆਈ 
ਕੀ ਨਾਮਨਾ ਸਪਤ ਦੀਪਾ।” 
- ਮਲਾ ਰਵਿ, ੨, ੧ : ੨ (1293) 
ਨਾਮਰਸ -- ਨਾਮ ਪ੍ਰਭੂ ਵਿਚ ਲਿਵਲੀਣ ਹੋਣ ਤੋਂ 
ਬਾਅਦ ਪ੍ਰਾਪਤ ਹੋਇਆ ਰਸ/ਅਨੰਦ 
“ਸੁੰਨ ਸਮਾਧਿ ਨਾਮ ਫਸ ਮਾਤੇ।” 
- ਗਉ ੫, ਸੁਖ ੨, ੭ : ੬ (265) 
ਹੋਰ ਰੂਪ -- ਨਾਮਰਸਿ -- 
ਬੈਰਾਗਨੀ।” (ਨਾਮ ਦੇ ਸੁਆਦ ਵਿਚ) 
-- ਬਿਹਾ ੫, ਛੰਤ ੪, ੧ : ੩ (544) 


- ਮਾਝ ੫, ੨੨, ੨ : ੨ (101) 
ਨਾਮਰੰਗੇ -- ਨਾਮ ਦੇ ਪਿਆਰ ਦੁਆਰਾ 
“ਮਿਲਿ ਸਾਧਸੰਗੇ ਨਾਮਰੰਗੇ ਮਨਿ ਲੋੜੀਦਾ 

ਪਾਇਆ। ”-- ਆਸਾਂ ੫, ਛੰਤ ੯, ੪ : ੪ (459) 
ਨਾਮਰਜਾਦੁ -- ਬੇ--ਮਰਯਾਦਾ ਭਾਵ ਨੰਗਾ ਹੀ 

ਚਲਾਇਆ। ”-- ਵਡ ੧, ਅਲਾ ੫, ੩ : ੬ (582) 
ਨਾਮਰਾਤੇ -- ਨਾਮ ਵਿਚ ਰਤੇ (ਰੰਗੇ) ਹੋਏ 
“ਨਾਮਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ 

ਸਵਾਇਆ। ”-- ਬਿਹਾ ੫, ਛੰਤ ੩, ੨ : ੪ (543) 
ਨਾਮਾ -- ।. ਭਗਤ ਨਾਮਦੇਵ 

“ਨਾਮਾ ਛੀਬਾ ਕਬੀਰੁ ਜੋਲਾਹਾ ਪੂਰੇ ਗੁਰ ਤੇ ਗਤਿ 

ਪਾਈ। ” -- ਸਿਰੀ ੩, ੨੨, ੩ : ੧ (67) 
2. ਨਾਮ, ਨਾਂ 

ਮਸਤਕਿ ਭਾਗੀਠਾ ਜੀਉ।” 


- ਮਾਝ ੫, ੨੨, ੩ : ੩ (101) 


“ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ 


ਅਵਰੁ ਹਰੇ । ”-- ਰਾਮ ੧, ੩, ੩ : ੧ (877) 
3. ਪ੍ਰਭੂ ਦਾ ਨਾਮ 
“ਜਾ ਕੈ ਹਿਰਦੈ ਦੀਓ ਗੁਰਿ ਨਾਮਾ।” 


-- ਗਉ ੫, ੧੦੩, ੪ : ੧ (186) 
4. ਵਡਿਆਈ, ਨਾਮਵਰੀ, ਸ਼ੋਭਾ 
“ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ 


ਅਹੰਕਾਰਾ। ”-- ਮਾਰੂ ੫, ੪, ੧ : ੧ (999) 
ਨਾਮਿ - ।. ਪ੍ਰਭੂ ਦੇ ਨਾਮ ਦੇ, ਪ੍ਰਭੂ ਦੇ ਨਾਮ 
ਦੁਆਰਾ, ਪ੍ਰਭੂ ਦੇ ਨਾਮ ਵਿਚ, ਪ੍ਰਭੂ 

ਦੇ ਨਾਮ ਦੀਆਂ 
“ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ 
ਹੋਇ।” - ਸਿਰੀ ੧, ੮, ੪ : ੩ (17) 


“ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ 
ਪਾਤਿਸਾਹੁ। ” 
-- ਸਿਰੀ ੧. ਅਸ ੧੬, ੮ : ੧ (64) 
“ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖ 
ਨਾਮਿ ਸਮਾਇ। ” 
ਲਤ ਮੀ 
“ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ 
ਹੋਇ।” (ਨਾਮ ਦੀਆਂ) 
` =” ਸਿਰੀ ੩, ਅਸ ੨੦, ੮ : ੩ (66) 
“ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ 
`ਪਾਇ।”” -- ਸਿਰੀ ੧, ੨੨, ੨ : ੧ (22) 
“ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ 
`_ ਪਿਆਰੁ । ”-- ਸਿਰੀ ੩, ੪੦, ੪ : ੧ (29) 
“ਨਾਮਿ ਰਤਾ ਸੋਈ ਨਿਰਬਾਣੁ।” (ਨਾਮ ਵਿਚ) 
-- ਆਸਾ ੫, ੫2, ੩ :? (385) 
ਨਾਮੁ -- ਪਵਿੱਤਰ ਸ਼ਬਦ (ਸ਼ਬਦਾਰਥ) ਪ੍ਰਕੂ ਦਾ 
ਨਾਮ 
“ਐਸਾ ਨਾਮੁ ਨਿਰੰਜਨੁ ਹੋਇ। ” 
-- ਜਪੁ ੧, ੧੨ : ੫ (3) 
“ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ 
ਰੰਗਿ।” -- ਗਉ ੫, ਬਾਅ ੩੬ਸ : ੧ (257) 
(ਮਹਾਨਕੋਸ਼ ਪਹਿਲੇ “ਨਾਮੁ” ਦੇ ਅਰਥ 'ਪ੍ਰਸਿਧ” 
ਕਰਦੇ ਹਨ, ਦਰਪਣ -- ਪ੍ਰਭੂ ਦਾ ਨਾਮ ਹੀ ਨਾਮ 





ਨਾਮੁਹਰਿ -- 





ਜਪਿਆਂ ਅਰਥ ਕਰਦਾ ਹੈ) 

ਹੋਰ ਰੂਪ -- ਨਾਸੁ - 
“ਨਾਮੁ ਹੀ ਇਸ ਮਨ ਕਾ ਅਧਾਰੁ । ” (ਪ੍ਰਭੂ ਦਾ 

- ਗੋਂਡ ੫, ੪, ੧ : ੨ (863) 


““ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ।” 
- ਸਿਰੀ ੧, ੩, ੧" : ੨ (15) 
“ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ 
ਭਾਹਿ।” -- ਸਿਰੀ ੧, ੧੭, ੧" : ੨ (20) 
3, ਨਾਂ 
“ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ 
ਅਧਾਰੁ । ` -- ਸਿਰੀ ੫, ੭੬, ੩ : ੨ (44) 
ਹਰਿ-ਨਾਮ, ਪ੍ਰਭੂ ਦਾ ਨਾਮ 
“ਜਿਤੁ ਘਰਿ ਨਾਮੁਹਰਿ ਸਦਾ ਧਿਆਈਐ ਸੋਹਿਲੜਾ 
ਜੁਗ ਚਾਰੇ। -- ਆਸਾ ੩, ਛੰਤ ੬, ੪ : ੫ (440) 


ਨਾਮੁ-ਧਨ -- ਪ੍ਰਭੂ ਨਾਮ ਰੂਪੀ ਦੌਲਤ 


“ਤੋਟਿ ਨ ਆਵੈ ਮੂਲਿ ਸੰਚਿਆ ਨਾਮੁਧਨ। ” 
- ਜੈਤ ੫, ਵਾਰ ੧੭ : ੩ (709) 


ਨਾਮੁ ਭਗਤਿ -- ਨਾਂਮ ਦੀ ਭਗਤੀ 


ਰਤੰ।” _-- ਗੂਜ ੧, ਅਸ ੫, ੩ : ੨ (505) 


ਨਾਮੇ -- !. ਨਾਮ ਦੁਆਰਾ ਹੀ, ਨਾਮ ਕਰਕੇ, ਨਾਮ 


ਸਦਕੇ ਹੀ 
ਸਮਾਇ।” _-- ਸਿਰੀ ੩, ੩੪, ੧ : ੪ (26) 
ਹੋਰ ਰੂਪ -- ਨਾਮੈ -- 
“ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ 
ਸੁਹਾਇ।  -- ਸਿਰੀ ੩, ੫੪, ੧ : ੪ (34) 
2. ਨਾਮ ਵਿਚ 
“ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ।” 
-- ਸਿਰੀ ੩, ੫੫, ੧ : ੨ (35) 
3. ਭਗਤ ਨਾਮ ਦੇਵ ਦੇ 
“ਜਪਹੀਨ ਤਪ ਹੀਨ ਕੁਲ ਹੀਨ ਕ੍ਰਮਹੀਨ ਨਾਮੇ 
ਕੇ ਸੁਆਮੀ ਤੇਊ ਤਰੇ।” 
-- ਗਉ ਨਾਮ, ੧, ੨ : ੨ (345) 


ਨਾਸੈ -- ।. ਨਾਮ ਦਵਾਰੇ, ਵੇਖੋ “ਨਾਮੇ” (1) 


“ਤਿਤੁ ਘਟਿ ਨਾਸੈ ਨਾਮਿ ਨਿਵਾਸੁ।” (ਨਾਮ ਦੁਆਰਾ 


ਘ 


ਨਾਮ 


1362 


ਨਾਰਾਇਣ 





ਨਾਮ ਵਿਚ ਨਿਵਾਜਿਆ) ਰ 
- ਮਲਾ ੩, ਅਸ ੩, ੫ : ੪ (1277) 
2. ਨਾਂਮ ਤੋਂ 


ਜਪਤ ਰਹਹਿ ਬਨਵਾਰੀ। ” 


- ਗੂਜ ੪, ਅਸ ੧, ੨ : ੧ (507) 


“ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਸੈ ਧ੍ਰਿਗ | ਨਾਰਦਾਦਿ -- ਨਾਰਦ ਆਦਿ ਰਿਸ਼ੀ 


ਜੀਵਾਸੁ। ” -- ਸਿਰੀ ੪, ੬੬, ੧ : ੧ (40) ਰ 


3. ਨਾਮ ਦੀ_ 
“ਨਾਮੈ ਸੁਰਤਿ ਸੁਨੀ ਮਨਿ ਭਾਈ।” 
- ਆਸਾ ੪, ੫੮, ੨ : ੧ (367) 
4. ਨਾਮੀ, ਨਾਮ ਜਪਨ ਵਾਲਾ 
“ਨਾਸੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ 
ਬੁਝਾਈ।” 

- ਆਸਾ ੩, ਅਸ ੨੯, ੭ : ੧ (426) 
5. ਭਗਤ ਨਾਮਦੇਵ ਨੇ 
“ਜਨ ਨਾਮੈ ਤਤੁ ਪਛਾਣਿਆ।” 


-- ਸੋਰ ਨਾਮ, ੩, ੩ : ੪ (657) 


6. ਨਾਮ ਵਿਚ ਰ 
“ਹਰਿ ਰਾਮ ਨਾਸੈ ਰਹਉ ਲਾਗੋ ਜਨ ਨਾਨਕ 
ਨਾਮਿ ਸਮਾਇਓ। ” 
- ਮਾਲੀ ੪, ੩, ੪ : ੨ (985) 
ਨਾਮੋ =- 1. ਨਾਮ ਤੋਂ ਹੀ, ਕੇਵਲ ਨਾਮ ਤੋਂ ਹੀ 
“ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਸੋ ਪਰਗਟੁ 
ਹੋਇ।” - ਸਿਰੀ ੧, ੮, ੩ : ੨ (17) 
2. ਨਾਮ ਹੀ, ਕੇਵਲ ਨਾਮ 
“ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ। ” 
- ਮਾਂਝ ੧, ਵਾਰ ੪ਸ, ੧, ੨ : ੬ (139) 
3. ਨਾਮ ਦੁਆਰਾ ਹੀ 
“ਨਾਮੁ ਜਪੀ ਨਾਮੋ ਸੁਖ ਸਾਰੂ। ” 
- ਆਸਾ ੪, ੫੬, ੧ : ੨ (366) 
ਨਾਰਦ -- ।. ਇਕ ਰਿਖੀ ਜੋ ਚੁਕ ਚੁਕਾ ਕੇ ਲੜਾਈ 
ਝਗੜੇ ਕਰਨ ਦਾ ਪ੍ਰਤੀਕ ਹੈ 


“ਨਾਰਦ ਮੁਨਿ ਜਨ ਸੁਕ ਬਿਆਸ ਜਸੁ`ਗਾਵਤ 


ਗੋਬਿੰਦ।” _-- ਗਉ ੫, ਥਿਤੀ ੬ : ੩ (298) 
2. ਚੰਚਲਤਾ ਦਾ ਪ੍ਰਤੀਕ __ 
“ਪਾਂਚ ਨਾਰਦ ਕੈ ਸੰਗਿ ਬ਼ਿਧਵਾਰਿ।” (ਨਾਰਦ 
- ਗੋਂਡ ਕਬ, ੮, ੫ : ੨ (872) 
ਨਾਰਦ ਮੁਨਿ -- ਰਿਸ਼ੀ ਨਾਰਦ 











'ਸਿਮਰਹਿ ਨਖ੍ਤ੍ਰ ਅਵਰ ਧੂ ਮੰਡਲ ਨਾਰਦਾਦਿ 
ਪ੍ਰਹਲਾਦਿ ਵਰਾ।” -- ਸਵ ੩, ੨ : ੨ (1393) 
ਨਾਰਦਿ -- ਨਾਰਦ ਨੇ 
“ਨਾਰਦਿ ਕਹਿਆ ਸਿ ਪੂਜ ਕਰਾਂਹੀ। ” 
- ਬਿਹਾ ੪, ਵਾਰ ੨੦ਸ, ੧, ੨ : ੨ (556) 
ਨਾਰਦੀ -- 1. ਨਾਰਦ ਦੇ ਪ੍ਰਕਾਰ ਦੀ ਭਾਵ ਪ੍ਰੇਮ 
ਵਾਲੀ 
“ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ 
ਦੀਨਾ।” -- ਸੋਰ ਕਬ, ੩, ੩ : ੧ (654) 
2. ਨਾਰਦ ਵਾਲਾ ਕੰਮ 
“ਨਾਰਦੀ ਨਰਹਰ ਜਾਣਿ ਹਦੂਰੇ। ” 
-- ਰਾਮ ੫, ੮, ੩ : ੧ (865) 
ਨਾਰਦੁ -- ਇਕ ਰਿਸ਼ੀ 
“ਨਾਰਦੁ ਨਾਚੈ ਕਲਿ ਕਾ ਭਾਉ।” (ਭਾਵ ਨਾਰਦ 
ਵਰਗੀ ਚੰਚਲ, ਚਲਾਇਮਾਨ ਤੇ ਫਸਾਦੀ ਮਨ) 
- ਆਸਾ ੧, ੪, ੧ : ੨ (349) 
“ਨਾ ਸਾਬੂਰੂ ਹੇਂਵੈ ਫਿਰਿ ਮੰਗੇ ਨਾਰਦੁ ਕਰੇ ਖੁਆਰੀ।” 
(ਚੰਚਲ ਮਨ) 
- ਬਸੰ ੧, ਅਸ ੮, ੩ : ੧(1191) 
ਨਾਰਦੈ -- ਰਿਸ਼ੀ ਨਾਰਦ ਨੂੰ 
“ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ।” 
`_=- ਸਿਰੀ ੧, ਅਸ ੧੦, ੧" : ੨ (59) 
ਨਾਰਾਇਣ -- 1. ਸਭ ਨਰਾਂ ਵਿਚ ਨਿਵਾਸ ਕਰਤਾ, 
ਪਾਰਬ੍ਰਹਮ,ਕਰਤਾਰ, ਵਿਆਪਕ 
ਹਰਿ : 
“ਨਰ ਨਾਰਾਇਣ ਅੰਤਰ ਜਾਮਿ।” 
- ਗਉ ੧, ੮, ੩ : ੩ (153) 
“ਚਿਤਿ ਚਿਤਵਹੁ ਨਾਰਾਇਣ ਏਕ।” ` 
-- ਗਉਂ ੫, ਸੁਖ ੨੪, ੨ : ੫ (295) 
2. ਕਨੌਜ ਦੇ ਇਕ ਬ੍ਰਾਹਮਣ ਅਜਾਮਲ ਦਾ ਛੋਟਾ 
ਪੁੱਤਰ ਜਿਸ ਨੂੰ ਬੁਲਾਉਂਦਿਆਂ ਉਸ ਦਾ ਉਧਾਰ 
ਹੋਇਆ 
“ਅਜਾਮਲ ਪ੍ਰੀਤਿ ਪੁਤ ਪ੍ਰਤਿ ਕੀਨੀ ਕਰਿ 











ਨਾਰਾਇਣਹ 1363 ਨਾਰਿ 
ਨਾਰਾਇਣ ਬੋਲਾਰੇ। ” ਹੋਰ ਰੂਪ -- ਨਾਰਾਇਨਾ -- 
- ਨਟ ੪, ਅਸ ੩, ੨ : ੧ (981) “ਜਹ ਖੇਲੈ ਸ੍ਰੀ ਨਾਰਾਇਨਾ। ” (ਪ੍ਰਭੂ, ਹਰਿ) 
ਨਾਰਾਇਣਹ -- ਵਿਆਪਕ, ਵਿਆਪਕ ਹਰਿ ਰ - ਗਉ ਨਾਮ, ੧, ੩ : ੨ (988) 
“ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਨੁ -- 
ਨਾਰਾਇਣਹ। ” “ਮਨਿ ਮੁਕੰਦ ਜਿਹਬਾ ਨਾਰਾਇਨੁ ਪਰੈ ਨ ਜਮ 
-- ਜੈਤ ੫, ਵਾਰ ੧੯ਸ, ੫, ੧: ੧(7'0). ਕੀ ਫਾਸੀ।” 


ਬਿਸਰੰਤਿ ਨਹ ਬਿਸਰੰਤਿ ਨਾਰਾਇਣਹ। ” 
- ਸਸ ੫, ੨੧ : ੬ (1356) 
“ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ 
ਰਤੜਾ ਨਾਰਾਇਣਾ। ” 
- ਸਿਰੀ ਭ੍ਰਿਲੋ, ੨, ੫ : ੧ (92) 
ਨਾਰਾਇਣਿ -- ਪ੍ਰਭੂ ਵਲੋਂ 
“ਨਾਰਾਇਣਿ ਲਇਆ ਨਨੂੰਗੜਾ ਪੈਰ ਕਿਥੈ ਰਖੈ।” 
-- ਗਉ ੪, ਵਾਰ ੨੮ : ੧ (315) 
ਨਾਰਾਇਣੁ -- ।. ਪ੍ਰਭੂ, ਸਰਬ ਵਿਆਪਕ ਹਰਿ 
“ਥਿਰੁ ਨਾਰਾਇਣੁ ਕਰੇ ਸੁ ਹੋਇ।” 
__-- ਗਊ ੧, ੭, ਤੋ : ੪ (153) 
2. ਦਵਾ ਸਾਜ਼, ਦੁਆਈਆਂ ਬਣਾਉਣ ਵਾਲਾ 
“ਆਪੇ ਵੈਦੂ ਆਪਿ ਨਾਰਾਇਣੁ । ” 
- ਰਾਮ ੫. ਵਾਰ ੧੧ਸ ੫, ੧ : ੧ (962) 
(ਸ਼ਬਦਾਰਥ ਤੇ ਦਰਪਣ” ਇਥੇ ਵੀ “ਨਾਰਾਇਣੁ” 
ਦੇ ਅਰਥ ਪਰਮਾਤਮਾ ਹੀ ਕਰਦੇ ਹਨ) 
ਨਾਰਾਇਣੇ -- ਪ੍ਰਭੂ, ਹਰਿ 
ਨਾਰਾਇਣੇ। ”-- ਕਲਿ ੪, ੭, ੧" : ੧(।321) 
ਹੋਰ ਰੂਪ -- ਨਾਰਾਇਣੈ -- 
“ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ। ” 


(ਪ੍ਰਭੂ ਦੇ) -- ਮਾਝ ੫, ਵਾਰ ੪ : ੪ (134) 


“ਸਭਿ ਧਿਆਵਹੁ ਨਰ ਨਾਰਾਇਣ ਨਾਰਾਇਣੇਂ 
ਜਿਤੁ ਚੂਕਾ ਜਮ ਝਗੜੁ ਝਗੋਲੁ।” (ਪ੍ਰਭੂ ਨੂੰ) 
___- ਕਾਲ ੪, ਵਾਰ ੧੨ : ੫ (1317) 
_ਨਾਰਾਇਨ -- ਪ੍ਰਭੂ, ਹਰਿ 
“ਨਾਰਾਇਨ ਮਿਲੇ ਨਾਨਕ ਏਕ।” 
-- ਗਉ ੫, ਸੁਖ ੧੭, ੨ : ੧੦ (285) 


- ਗਉ ਕਬ, ੫੮, ੨ : ੨ (336) 
ਨਾਰਿ - 1. ਪਤਨੀ, ਇਸਤ੍ਰੀ 
“ਹਰਿ ਜੀਉ ਇਉ ਪਿਰੁ ਰਾਵੈ ਨਾਰਿ।” 
- ਸਿਰੀ ੧, ਅਸ ੨, ੧" : ੧ (54) 
“ਬੰਧਨ ਸੁਤ ਕੰਨਿਆ ਅਰੁ ਨਾਰਿ।” 
-- ਆਸਾ ੧, ਅਸ ੧੦, ੨ : ੨ (416) 
2. ਇਸਤ੍ਰੀ, ਜਨਾਨੀ, ਅਰਤ 
“ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ 
ਸਾਈ ਸੁਹਾਗਣਿ ਨਾਰਿ।” 
-- ਸਿਰੀ ੪, ਵਾਰ ੧੯ਸ, ੩, ੧ : ੩ (90) 
“ਤਕਹਿ ਨਾਰਿ ਪਰਾਈਆ ਲੁੂਕਿ ਅੰਦਰਿ 
ਠਾਣੀ। ”-- ਗਉ ੪, ਵਾਰ ੨੭ : ੨ (315) 
“ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ 
ਬ੍ਰਹਮ ਗਿਆਨੀ।” 
-- ਰਾਮ ੧, ੯, ੩ : ੧ (879) 
(ਮਹਾਨਕੋਸ਼ ਇਥੇ ਅਰਥ “ਮਾਇਆ” ਕਰਦਾ ਹੈ) 
3. ਪਾਣੀ ਰ੍ 
“ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ 
-___ਲਾਰਿ। ” -- ਗਉ ਕਬ, ੬੯, ੨ : ੧ (338) 
4. ਸੁਆਨੀ 
“ਗ੍ਰਿਹ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ।” 
- ਸੂਹੀ ੫, ੪, ੧ : ੧ (737) 
5. ਨਲਕੀ, ਨਾਲ 
“ਤੁਰੀ ਨਾਰਿ ਕੀ ਛੋਡੀ ਬਾਤਾ। ” 
- ਗੋਂਡ ਕਬ, ੬, ੨ : ੧ (871) 
6. ਭਾਵ ਮਾਇਆ 
“ਖਸਮੁ ਮਰੈ ਤਉ ਨਾਰਿ ਨ ਰੋਵੇ।”” 
- ਗੋਂਡ ਕਬ, ੭, ੧ : ੧ (871) 
7. ਭਾਵ ਦੇਹ, ਸਰੀਰ 
“ਸੰਗੀ ਜੋਗੀ ਨਾਰਿ ਲਪਟਾਣੀ।” (ਦੇਹ ਜੀਵ __ 
ਆਤਮਾ (ਜੋਗੀ) ਨੂੰ ਸੰਗੀ ਬਣਾ ਉਸ ਨਾਲ _ 
ਲਿਪਟੀ ਹੈ) 


ਨਾਰੀ 


1364 


`ਨਾਲੀਏਰ 





ਰ - ਮਾਰੂ ੫. ਸੋਲਾ ੨, ੧ : ੧ (1072) 
ਨਾਰੀ -- ।. ਇਸਤ੍ਰੀ, ਔਰਤ 
“ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੂ।” 
- ਸਿਰੀ ੧, ਅਸ ੨, ੬ : ੧ (54) 
“ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ 
ਹਰਿ ਗੁਣ ਗਾਵਹੁ ਨਾਰੀ।” (ਹੇ ਇਸਤ੍ਰੀਓ ਭਾਵ 
ਹੇ ਸਖੀਓ) -- ਸੂਹੀ ੩, ਛੰਤ ੫, ੧ : ੩ (770) 
2. ਪਤਨੀ 
“ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ 
___ ਸੋਗੁ। ”-- ਸਿਰੀ ੧, ਅਸ ੧੫, ੩ : ੨ (63) 
“ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ।” 


- ਸਿਰੀ ੧, ਅਸ ੧੬,੫:੧(63) 


3. ਨਾੜੀ 
“ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ।” 
ਰ - ਗਉ ਕਬ, ੧੮, ੧" : ੨ (327) 
4. ਇਸਤ੍ਰੀ ਦਾ ਵਿਸ਼ੇ ਅੰਗ, ਯੋਨਿ 
“ਤਗੁ ਨ ਇੰਦੀ ਤਗੁ ਨ ਨਾਰੀ।” 
-- ਆਸਾ ੧, ਵਾਰ ੧ਪਸ, ੧, ੪ : ੧ (471) 
5. ਇੰਦੀਆਂ 
“ਦਸ ਨਾਰੀ ਅਉਧੂਤ ਦੇਨਿ ਚਮੋੜੀਐ।” 
- ਗੂਜ ੫, ਵਾਰ ੧੫ : ੩ (522) 
“ਮਿਲ ਨਾਰੀ ਸਤਸੰਗਿ ਮੰਗਲੁ ਗਾਵੀਆ। ” (ਭਾਵ 
ਇੰਦਢੀਆਂ) -- ਰਾਮ ੫, ਵਾਰ ੧੫ : ੧ (964) 
6. ਭਾਵ ਪ੍ਰਕ੍ਰਿਤੀ 
_ “ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭ ਏਕੋ ਪੁਰਖੁ 
ਮੁਰਾਰੇ।” (ਦੂਜੀ ਨਾਰੀ ਦਾ ਭਾਵ ਜੀਵ ਹੈ) 


ਨਾਰੇ -- ਇਸਤ੍ਰੀ 
“ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਧੈ 
_ ਨਾਰੇ” _-- ਆਸਾ ੧, ਛੰਤ ੨, ੨ : ੩ (437) 
“ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ 
ਨਾਰੇ।” (ਹੇ ਨਾਰ/ਇਸਤ੍ਰੀ). 
- ਵਡ ੩, ਛੰਤ ੧, ੧ : ੧ (567) 
ਨਾਲ -- ਸੰਗ, ਸਾਥ 
“ਹਰਿ ਅੰਤਰਿ ਬਾਹਰਿ ਨਾਲ ਹੈ ਮੇਰੀ ਜਿੰਦੁੜੀਏ 
ਸਭ ਵੇਖੈ ਮਨਿ ਮੁਕਰਾਈਐ ਰਾਮ।” 
- ਬਿਹਾ ੪, ਛੰਤ ੬, ੧ : ੨ (541) 





- ਨਟ ੪, ਅਸ ੫.੫ : ੧ (983). 


ਨਾਲਹੁ -- ਪਾਸੋਂ, ਕੋਲੋਂ ਤੋੱ 
“ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ 
ਮਾਇਆ ਮੋਹਿ ਪਿਆਰੁ।” 
- ਬਿਹਾ ੪, ਵਾਰ ੨ਸ, ੩, ੧ : ੯ (549) 
ਨਾਲਕਾ -- ਨਾਲ ਦਾ, ਸੰਗ ਦਾ, ਸਾਥੀ, ਸੰਗੀ 
(ਕੋਸ਼); ਨਾਲ ਹੀ (ਸ਼ਬਦਾਰਥ), ਨਾਲ 
ਰ (ਦਰਪਣ) ਨਾਲ (ਨਿਰਣੈ) 
“ਤਿਨ ਕੈ ਸੰਗਿ ਪਰਮਪਦੁ ਪਾਈ ਸਦਾ ਸੰਗੀ ਹਰਿ 
ਨਾਲਕਾ। ”-- ਮਾਰੂ ੫, ਸੋਲਾ ੧੩, ੧੩ : ੩ (1085) 
ਨਾਲਾ -- ।. ਨਾਲ ਹੀ, ਸੰਗ ਹੀ 
“ਅਮ੍ਰਿਤ ਨਾਮੂ ਸਦਾ ਸੁਖੁ ਨਾਲਾ। 
- ਗਉ ੧, ਅਸ ੪, ੬ : ੪ (222) 
2. ਨਾੜੂ 
“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ 
ਕਪਹਿ ਚੁਖ। ”-- ਸਲੋ ਫਰ, ੭੬ : ੧(1381) 
ਨਾਲਿ - ।. ਸੰਗ, ਸਾਥ 
“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ 
ਨਾਲਿ।” -- ਜਪੁ ੧,੧:੬(1) 
“ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ।” 
(ਦੇ) -- ਸਿਰੀ ੫, ੯੦, ੪ : ੩ (50) 
2. ਕੰਵਲ ਦੀ ਨਲਕੀ ਰ 
“ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ 
ਸ੍ਰਿਸਟਿ ਗਇਆ।” ਰ 
-- ਆਸਾਂ ੧, ੭, ੩ : ੧ (350) 
(ਬ੍ਰਹਮਾ ਕਮਲ ਦੀ ਨਾਲੀ ਵਿਚ ਟੁੱਭੀ ਮਾਰ ਕੇ 
`ਸ੍ਰਿਸ਼ਟੀ ਦਾ ਮੁੱਢ ਭਾਲਣ ਗਿਆ) 
ਨਾਲਿਆਂ -- ਪਾਣੀ ਦਾ ਛੋਟਾ ਪਰਵਾਹ 
“ਜਿਉ ਮੀਹਿ ਵੁਨੈ ਗਲੀਆ ਨਾਲਿਆ ਟੋਭਿਆ 
ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ 
ਮਿਲਤ ਪਵਿਤ੍ਰ ਪਾਵਨੁ ਹੋਇ ਜਾਵੈ ।” 
-- ਬਿਲਾ ੪, ਵਾਹ ੧੩ : ੩ (855) 
ਨਾਲੀ -- ਨਾਲ, ਸੰਗ 
“ਤਿਉ ਸਤਿਗੁਰ ਸਿਖ ਪ੍ਰੀਤ ਹਰਿ ਹਰਿ ਕੀ ਗੁਰੂ 
ਸਿਖ ਰਖੈ ਜੀਅ ਨਾਲੀ।” 
-- ਗੋਉ-੪, ੫੧, ੨ : ੩ (168) 
ਨਾਲੀਏਰ -- ਨਾਰੀਅਲ, ਖੋਪਾ 
“ਨਾਲੀਏਰ ਫਲ ਸੇਬਰਿ ਪਾਕਾ ਮੂਰਖ ਮੁਗਧ 


ਆ 








ਨਾਲੇ __ 1365 ਨਾਵਨ 
ਗਵਾਰ।” _-- ਰਾਮ ਕਬ, ੧੨, ੧: ੨ (972) ਆਇ।” -- ਸਿਰੀ 8, ੬੬, ੪ : ੧ (40) 
ਨਾਲੇ -- ।. ਸਾਥ, ਸੰਗ ਨਾਵਹੁ - 1. ਨਾਮ ਤੋਂ, ਪ੍ਰਭੂ/ਅਕਾਲਪੁਰਖ/ਹਰੀ 
__ਨਾਲੇ।” -- ਜਪੁ ੧. ੨੭ : ੭ (6) | -“ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ 
04440-04004 `` ਜਾਉ।?  -- ਸਿਰੀ ੧, ਅਸ ੬, ੭ : ੩ (57) 
ਨਾਲੇ। ” (ਨਾਲ) “ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ 


2. ਨਾਲ ਹੀ, ਸੰਗ ਹੀ 
“ਸਭਨਾ ਪਿਰੁ ਵਸੈ ਸਦਾ ਲਾਲੇ। ” 


- ਮਾਝ ੩, ਅਸ੫,੫:੧(112).' 


ਨੰ 
ਮੋਹ ਪਿਆਰੁ । ” ਰ 
-- ਜਾਊ ੪, ਵਾਰ ੩੧ਸ, ੪, ੧ : ੫ (316) 
ਨਾਂਵ -- (ਫਾ. ਨਾਵ) ਬੇੜੀ, ਕਿਸ਼ਤੀ ਨੌਕਾ 
ਉਤਾਰਾ।” -- ਸਾਰ ੫, ੮੧, ੨ : ੨ (1220) 
_ ਨਾਵ -- 1. ਨਾਂ, ਨਾਮ 
“ਜੀਅ ਜਾਤਿ ਰੰਗਾ ਕੇ ਨਾਵ।” 
- ਜਪੁ ੧, ੧੬ : ੧੪ (3) 


“ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੋਹ।”” . 


-- ਸਿਰੀ ੧, ੬, ੪: ੨ (16) 
2. ਬੇੜੀ, ਨੌਕਾ 


“ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ 


ਤਰਾਇਓ।” 
-- ਗਉ ੫, ਅਸ ੧੪, ੩ : ੧ (241) 
ਰਾ 
ਉਸ ਨ 
ਨਾਵਉ। ” _-- ਧਨਾ ਨਾਮ, ੨, ੧ : ੧ (693) 
2. ਅਕਾਲ ਪੁਰਖ/ਵਾਹਿਗੁਰੂ ਤੋਂ 
“ਸਭ ਲਾਵਉ ਉਪਜੈ ਨਾਵਹੁ ਛੀਜੈ। ” 
4 - ਮਾਰੂ ੩, ਸੋਲਾ ੨੦, ੭ : ੧ (1064) 
“ਨਾਵਏ -- ਨਾਮ ਤੋਂ 
“ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ।” 
-- ਵਡੇ. ੧, ਛੰਤ ੨, ੪ : ੬ (567) 
_ਨਾਵਹਿ -- ਨਹਾਉਂਦਾ ਹੈ 
__ “ਸਤਿਗੁਰੁ ਪੁਰਖੁ ਅੰਮ੍ਰਿਤਸਰੁ ਵਡਭਾਗੀ ਨਾਵਹਿ 


-- ਗਉ ੪; ਵਾਰ ੧੯ : ੩ (311) 


ਪਾਈ।” -- ਰਾਮ ੩, ਅਸ ੨, ੨੭ : ੧ (910) 
2. ਨਹਾਉਂਦੇ ਹੋਂ 
“ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ 
ਕਾਹੀ ਜੀਉ। ”-- ਸੋਰ ੧, ੯, ੩ : ੧ (598) 
“ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ 
ਨ ਹੋਈ।”-- ਰਾਮ ੧, ਅਸ ੧, ੬ : ੨ (903) 
ਨਾਵਣ -- ਨਹਾਉਣ, ਇਸ਼ਨਾਨ ਕਰਨ 
“ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।” 
- ਧਨਾ ੧, ਛੰਤ ੧, ੧ : ੧ (687) 
ਹੋਰ ਰੁਪ -- ਨਾਵਣਿ -- 
“ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੁ 
ਕੁਲ ਖੇਤਿ ਨਾਵਣਿ ਗਇਆ। ” (ਨਹਾਉਣ 
ਲਈ) -- ਤੁਖਾ ੫, ਛੰਤ ੪, ੧ : ੫ (।।16) 
ਨਾਵਣੁ -- 
ਜਪੇਹੀ।” (ਇਸ਼ਨਾਨ) 
-- ਸਿਰੀ ੪, ਵਾਰ ੨੦ਸ, ੧, ੧ : ੩ (91) 
“ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ 
ਹੋਇ।” (ਇਸ਼ਨਾਨ) 





-- ਮਾਝ ੧, ਵਾਰ ੧੭ਸ, ੧, ੧ : ੧੦ (146) 
ਨਾਵਣੋਂ -- 
“ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ । ” 
- ਧਨਾ ੧, ਛੰਤ ੧, ੩ : ੧ (686) 
ਨਾਵੰਤਾ -- ਇਸ਼ਨਾਨ ਕਰਦਾ, ਨਹਾਉਂਦਾ 
“ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ।” 
-- ਗਉ ੫, ੧੬੬", ੩ : ੨ (216) 


। ਨਾਵਨ -- ਇਸ਼ਨਾਨ 


“ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ 
ਕਉ ਬਹੁ ਦੇਵ ।” 

-- ਗਉ ਕਬ, ੫੭, ੪ : ੧ (336) 
ਨਾਵਨਿ -- 


ਚਟੇ ਸਿਰਿ ਛਾਈ। ” (ਨਹਾਉਂਦੇ) 
- ਮਾਝ ੧, ਵਾਰ ੨੬ਸ, ੧, ੧ : ੨੫ (150) 
ਨਾਵਰੂਪ -- ਬੇੜੀ/ਕਿਸ਼ਤੀ ਦੇ ਸਮਾਨ/ਦੀ ਤਰ੍ਹਾਂ 
“ਨਾਵ ਰੂਪ ਭਇਓ ਸਾਧਸੰਗੁ ਭਵਨਿਧਿ ਪਾਰਿ 
ਪਰਾ। ” - ਜੈਤ ੫, ੬, ੨ : ੧(701) 
ਨਾਵੜਾ -- ਨਾਮ, ਨਾਂ 
“ਵਡੜੈ ਝਾਲਿ ਝਲੁੰਬਲੈ ਨਾਵੜਾ ਲਈਐ ਕਿਸੁ। ” 


-- ਸਲੋ ੩, ੬੨:੧(1420). 


ਨਾਵਾਂ -- . ਨਹਾਂਵਾਂ, ਇਸ਼ਨਾਨ ਕਰਾਂ 
ਵਿਸ 
ਨਾਇ ਕਰੀ।” - ਜਪੁ ੧, ੬ : ੧ (2) 
2. ਨਾਵਾਂ ਵਿਚ 
"'ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ।” 
- ਸਿਰੀ ੧, ਅਸ ੧, ੫ : ੧ (53) 
3. ਨੌਵਾਂ, ਨਵਮ 
“ਅਨਠੀ ਪਹਰੀ ਅਠ ਖੰਡ ਨਾਵਾ ਖੰਡੂ ਸਰੀਰੁ।” 
- ਮਾਝ8, ਵਾਰ ੧੮ਸ, ੨, ੧ : ੧ (146) 
4. ਬੇੜੀਆਂ, ਕਿਸ਼ਤੀਆਂ 
“ਜੇਂ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ 
ਨਾਵਾ।  -- ਬਸੰ ੧, ੧੦, ੩ : ੧(117।) 
ਨਾਵਾਇਆ -- ਨਵਾਹਿਆਂ, ਇਸ਼ਨਾਨ 


ਕਰਵਾਇਆ 


“ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ।” 


- ਸਾਰ ੪, ਵਾਰ ੧੬ : ੩ (1244) 
ਨਾਵਾਈਐ -- ਨਹਾਈਐ, ਇਸ਼ਨਾਨ ਕਰੀਏ 
“ਹਰਿ ਜਨ ਅੰਮ੍ਰਿਤੁ ਕੁੰਟ ਸਰ ਨੀਕੇ ਵਡਭਾਗੀ 
ਤਿਤੁ ਨਾਵਾਈਐ। ”-- ਰਾਮ ੪, ੪, ੧: ੨ (8੧1) 
ਨਾਵਾਏ -- ਨਹਾਉਣ ਤੇ, ਇਸ਼ਨਾਨ ਕਰਨ ਤੇ 
ਨਾਵਾਏ। ' -- ਗਉ ੫, ੧੫੨”. ੩ : ੨ (213) 
"ਰਾਮ ਹਰਿ ਅੰਮ੍ਰਿਤੁ ਸਰਿ ਨਾਵਾਰੇ।” 
- ਨਟ ੪, ਅਸ ੩, ੧" : ੧ (981) 
ਨਾਵਾਂਲਿ -- ਇਸ਼ਨਾਨ ਕਰਵਾ ਕੇ 
“ਪੂਜ ਕਰੇ ਰਖੈ ਨਾਵਾਲਿ।” 


” ਸਾਰ 8, ਵਾਰ ੯ਸ, ੧, ੧: ੨ (1240) 


1366 
“ਨਾਨਕ ਜੇ ਸਿਰਖੁਧੇ ਲਾਵਨਿ ਨਾਹੀ ਤਾ ਸਤ 





ਨਿਊਲੀ 
ਹੋਰ ਰੂਪ -- ਨਾਵਾਲਿਆ -- 
“ਜਲਿ ਮਲਿ-ਜਾਨੀ ਨਾਵਾਲਿਆ ਕਪੜਿ ਪਟਿ 
ਅੰਬਾਰੇ।” (ਨਵਾਇਆ) 


-`= ਵਡ ੧, ਅਲਾ ੩, ੬ : ੧ (580) 
ਨਾਵਾਲੀਐ-= 

“ਜਲਿ ਹਸਤੀ ਖ਼ਲਿ ਨਾਵਾਲੀਐ ਸਿਰਿ ਭੀ 

ਫਿਰਿ ਪਾਵੈ ਛਾਰੁ। ” (ਇਸ਼ਨਾਨ ਕਰਾਈਏ?) 

- ਕਾਨ ੪, ਵਾਰ ੪ਸ, ੪, ੨ : ੫ (1314) 

ਨਾਵੈ -- ।. ਨਾਮ (ਪ੍ਰਭੂ) ਦੇ 
“ਵਿਣੁ ਨਾਂਵੈ ਨਾਹੀ ਕੋ ਥਾਉ।” 
- ਜਪੁ ੧, ੧੯ : ੧੧ (4) 
“ਨਾਂਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ 
ਚੜਾਹੀ।” (ਨਾਮ ਦੀ) 

- ਗਉ ੪, ਵਾਰ ੧੫ਸ, ੪, ੨ : ੧੩ (309) 
"ਨਾਨਕ ਸਭ ਕਿਛੁ ਨਾਂਵੈ ਕੈ ਵਸਿ ਹੈ ਪੂਰੈ ਭਾਗਿ 
ਕੋ ਪਾਈ।” ਰ 

-- ਆਸਾ ੩, ਅਸ ੨੯, ੮ : ੨ (426) 
ਹੋਰ ਰੂਪ -- ਨਾਵੈ -- 

- ਮਲਾ ੧, ਵਾਰ ੨੩ਸ, ੧, ੧ : ੪ (1288) 
2. ਨੌਵੀਂ ਥਾਂ ਤੇ, ਨਵਮ, ਨੌਵੇਂ 
“ਨਾਂਵੈ ਧਉਲੇ ਉਭੇ ਸਾਹ। ” 

- ਮਾਝ ੧, ਵਾਰ ੧ਸ, ੧, ੨ : ੯ (137) 
3. ਨਹਾਵੇ, ਇਸ਼ਨਾਨ ਕਰੇ 
“ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ। ” 


- ਗਉ ੩, ਅਸ ੩, ੩ : ੨ (230) 


4. ਨਾਂ/ਨਾਮ ਤੋਂ 
“ਹਉ ਵਾਰੀ ਵੰਵਾ ਖੰਨੀਐ ਵੰਢਾ ਤਉ ਸਾਹਿਬ ਕੇ 
ਨਾਂਵੈ। _-- ਵਡ ੧, ੧, ੧” : ੧ (557) 
ਨਾੜੀ -- ਰਗਾਂ 


"ਲਉ ਨਾੜੀ ਸੂਆ ਹੈ ਅਸਤੀ।” 
- ਰਾਮ ੫, ੧੩, ੧ : ੨ (886) 
ਹੋਰ ਰੂਪ -- ਨਾੜੀ - 
“ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ 
ਬਿਚਾਰਾ।”-- ਸੋਰ ਰਵਿ, ੬, ੧ : ੨ (659) 
ਨਿਉਲੀ -- ਯੌਗ ਦੀ ਇਕ ਕਿਰਿਆ, ਦੋਵੇ' ਮੋਢੇ 
ਨੀਵੇਂ ਕਰ, ਪੇਟ ਦਾ ਵਲ ਕੱਢ ਕੇ 





-- ਗਉ ੫. ਸੁਖ ੩, ੨ : ੫ (265) 
ਨਿਆਉ -- ਨਿਆਂ, ਇਨਸਾਫ 
'ਤੂੰ ਸਚਾ ਆਪ ਨਿਆਉ ਸਚੁ ਤਾ ਡਰੀਐ ਕੇਤੁ। ” 
-- ਸਿਰੀ ੪, ਵਾਰ ੫ : ੪ (84) 
ਨਿਆਇ -- ਇਨਸਾਫ 
“ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ 
ਨਿਆਇ। ” 


- ਮਾਝ ੧, ਵਾਰ ੨੨ਸ, ੨,3੧: ੪ (1468). 


ਨਿਆਈ - ।. ਵਾਂਗੂੰ, ਤਰਾਂ 
“ਬਿਲਪ ਕਰੇ ਚਾਤ੍ਰਿਕ ਕੀ ਨਿਆਈ। ” 
_-- ਮਾਝ ੫, ੮, ੧ : ੨ (96) 

2. ਨਿਆਂ/ਇਨਸਾਫ ਕਰਨ ਵਾਲਾ, ਨਿਆਂਕਾਰੀ 

“ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ 

ਕੂਕ ਪੁਕਾਰਿਆ। ” 
-- ਮਾਝ ੫, ੧੦, ੩ : ੩ (97) 
“ਅਗੈ ਸਭੁ ਆਪੇ ਵਰਤਦਾ ਹਰਿ ਸਚਾ 
ਨਿਆਈ। ”-- ਬ਼ਿਲਾ ੪, ਵਾਰ ੫ : ੨ (੧੨1) 
ਲਿਆਏ -- ਇਨਸਾਫ, ਨਿਆਂ 
“ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ 
ਜੋ ਕਰੇ ਸੁ ਧਰਮ ਨਿਆਏ ਰਾਮ।” 
`_ -- ਬਿਹਾ ੫, ਛੰਤ ੧, ੧ : ੧ (541) 
ਹੋਰ ਰੂਪ -- ਨਿਆਂਏ -- 

“ਪ੍ਰਭ ਹਸਿ ਬੋਲੇ ਕੀਏ ਨਿਆਂਏ।” 

-- ਪ੍ਰਭਾ ੫, ਅਸ ੧, ੮ : ੧ (347) 
ਨਿਆਮਤਿ -- (ਅ. ਨਿਅਮਤ) ਬਖਸ਼ਿਸ਼, ਦਾਤ 
“ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ 

ਖਾਨਾਇ।” _-- ਤਿਲੰ ੫, ੧, ੩ : ੧ (723) 
ਨਿਆਰਉ -- ਵਖ, ਅਲਗ 

“ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ 

ਅਪਮਾਨਾ।”- ਸੋਰ ੯, ੧੧, ੧ : ੨ (633) 








-_ ਬਿਹਾ ੯, 2, 2 ; 2 ੧5੨7) 
2. ਰਹਿਤ, 
“ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ 
ਨਿਆਰਾ। ?” - ਜੈਤ ੯, ੩, ੧ : ੨ (703) 
ਨਿਆਰੀ =- ਵਖਰੀ, ਨਵੀਂ 
“ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ 
ਕਥਾ ਨਿਤ ਨਿਆਰੀ। ” 
- ਗੂਜ ੪, ਅਸ ੧, ੪ : ੧ (507) 
ਨਿਆਰੇ -- ਵਖਰੇ 
“ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ 
ਪੁਕਾਰਿ।” __- ਦੇਵ ੯, ੨, ੧ : ੧ (536) 
ਨਿਆਰੋ -- ਨਿਰਲੇਪ, ਸੁਤੰਤਰ 
“ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਗ ਤੇ 
ਨਿਆਰੋ। ”-- ਸੂਹੀ ੫, ਛੰਤ ੧੧, ੩ : ੫ (785) 
ਨਿਆਵ -- ਇਨਸਾਫ, ਨਿਆਂ 
“ਰਾਜੇ ਚੁਲੀ ਨਿਆਵ ਕੀ ਪੜਿਆ ਸੰਚੁ ਧਿਆਨੁ। ” 
- ਸਾਰ ੪, ਵਾਰ ੭ਸ, ੧, ੨ : ੪ (1240) 
ਨਿਸੰਕ -- ।. ਬਿਨਾਂ ਝਿਜਕ ਦੇ ਭਾਵ ਨਿਧੜਕ ਹੋ 


ਕੰ 
“ਬਹੁਰਿ ਕਮਾਵਹਿ ਹੋਇ ਨਿਸੰਕ। ” 
- ਪ੍ਰਭ ੫, ਅਸ ੨, ੨ : ੩ (1348) 
2. ਬੇਫਿਕਰ 
“ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ _ 
ਨਿਸੰਕ।  -- ਸਲੋ ਕਬ, ੧੬੯ : ੧ (1373) 
“ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ 
ਆਇਆ ਤਲਿ।” ਰ੍ 
ਰ - ਸਲੋ ਫਰ, ੯੭ :-੧ (1382) 
ਨਿਸੰਗ -- ।. ਨਿਝੱਕ 
“ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਲਿਸੰਗ।” 
-- ਸੋਰ ੪, ਵਾਰ ੧ਸ, ੧, ੧ : ੩ (642) 
2. ਨਿਰਸੰਦੇਹ _ 
“ਧੂ ਕਉ ਮਿਲਿਆ ਹਰਿ ਨਿਸੰਗ। ” 
` = ਬਸੰ ੫, ਅਸ ੧, ੧: ੪ (1192) 
ਹੋਰ ਰੂਪ -- ਨਿਸੰਗਾ -- 


“ਭੇਟੀਅਲੇ ਰਾਇ ਨਿਸੰਗਾ।” (ਨਿਰਸੰਦੇਹ) 
- ਰਾਮ ਕਬ, ੧੦, ੨ : ੪ (972) 
ਨਿਸੰਗਾ =- 1. 'ਨਿਰਸਦੇਹ', ਵੇਖੋ “ਨਿਸੰਗ' 
2. ਬੇਫਿਕਰ ਹੋ ਕੇ 
“ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ 
ਭੋਗ ਨਿਸੰਗਾ। ` 
-- ਸਾਰ ੫, ੩੦, ੨ : ੧ (1210) 
ਨਿਸੰਗੁ -- 1. ਬਿਨਾਂ ਝਿਜਕ, ਬੇਫਿਕਰ, ਸ਼ੇਪਰਵਾਹ 
“ਹੁਕਮੁ ਚਲਾਏ ਨਿਸੰਗੁ ਹੋਇ ਵਰਤੈ ਅਫਰਿਆ।” 
ਰ੍ -- ਸਿਰੀ ੫, ੭5. ੩ : ੧ (42) 
''ਮਨ ਰੇ ਸਤਿਗੁਰੁ ਸੇਵਿ ਨਿਸੰਗੁ। ” (ਬੇ ਡਰ/ਸ਼ੰਕਾ 
ਰਹਿਤ ਹੋ ਕੇ) 
- ਸਿਰੀ ੩, ਅਸ ੨੫, ੧" 
2. ਭਾਵ ਪ੍ਰਤੱਖ 
“ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ। ” 
- ਗਉ ੫, ਅਸ ੩, ੪ : ੪ (236) 
ਨਿਸੰਗੇ -- ਨਿਧੜਕ ਹੋਕੇ, ਬਿਨਾਂ ਝਿਜਕ/ਭੈ ਦੇ 
“ਮਿਲੂ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ 
ਤਾਰੀਐ। ”-- ਆਸਾ ੫. ਛੰਤ ੧੩, ੨ : ੪ (461) 


ਨਿਸੰਡੁ -- ਨਿਰਸੰਦੇਹ 





ਨਿਸੰਬੂ । - ਸੂਹੀ ੪, ੩, ੧": 

ਨਿਸਚਉ -- ਨਿਸਚੇ 
"ਸਭਿ ਫੋਕਟ ਨਿਸਚਉ ਕਰਮੰ।” 
ਰ੍ - ਆਸਾ ੧, ਵਾਰ ੧੪ਸ, ੧, ੨ : ੮ (470) 
ਨਿਸਚੈ -- ਨਿਸਚੇ ਨਾਲ, ਭਾਵ ਨਿਸਚੇ ਹੀ ਅਰਥਾਤ 

ਸਤਿ ਜਾਣੋ 

“ਸਭ ਫੋਕਟ ਨਿਸਚੈ ਕਰਮੰ।” 
੮" ਗੈਸ %.੧%% 03539 

ਨਿਸਚੌ -- ਨਿਸਚੇ (ਭਰੋਸੇ) ਨਾਲ 

“ਕਹੁ ਨਾਨਕ ਨਿਸਚੌ ਧ੍ਰਿਵੈ।” 
- ਸਸ ੧, ੧: ੯ (1353) 

ਨਿਸਤਰਿ -- (ਸੰ. ਜਿਕਰਰਗਸ) ਤਰਕੇ 

"ਹਰਿ ਸਿਮਰਤ ਜਨ ਗਏ ਨਿਸਤਰਿ ਤਰੇ।” 
- ਆਸਾਂ ਰਵਿ, ੫, ੧" : ੨ (487) 


ਨਿਸਤਰਿਆ -- 


ਦਏ (732) 


ਗਿਆ 





:੧ (69) | 





ਨਿਸਤਾਰਾ 





“ਹਰਿ ਚਰਣ ਜਪਤ ਨਿਸਤਰਿਆ। ” 

- ਸੂਹੀ ੫, ਛੰਤ ੩, ੩ : ੨ (779) 
ਨਿਸਤਰੀ -- ਪਾਰ ਹੋ ਗਈ ਭਾਵ ਮੁਕਤ ਹੋ ਗਈ 
“ਗਊਤਮ ਸਤੀ ਸਿਲਾ ਨਿਸਤਰੀ। ” 


-- ਗੋਂਡ ਨਾਮ, ੫, ੩ : ੪ (874) 


| ਨਿਸਤਰੀਐ -- ਤਰੀਦਾ/ਮੁਕਤ ਹੋਈਦਾ ਹੈ 


“ਸੰਤਹੁ ਰਾਮ ਨਾਮਿ ਨਿਸਤਰੀਐ। ” 


- ਸੈਰ ੫, ੫੩, ੧” : ੧ (622) 
ਨਿਸਤਰੇ -- ਤਰ ਗਏ, ਸੰਸਾਰ ਭਵ ਸਾਗਰ ਤੋਂ 
ਪਾਰ ਹੋ ਗਏ 
''ਚਿਤ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ 
ਸੁਖੁ ਪਾਇਆ। ” 
- ਆਸਾ ੧, ਪਟੀ ੧੫ : ੨ (433) 
ਹੋਰ ਰੂਪ - ਨਿਸਤਰੈ -- 
"ਹਰਿ ਕਾ ਨਾਮੁ ਜਪਤ ਨਿਸਤਰੈ। ” (ਤਰਦਾ 
ਹੈ) __-- ਗਉ ੫, ਸੁਖ ੨, ੨ : ੪ (264) 


ਨਿਸਤਾਰ -- ਛੁਟਕਾਰਾ, ਪਾਰ ਉਤਾਰਾ, ਉਧਾਰ 
“ਸਾਧੂ ਸੰਗਮਿ ਹੈ ਨਿਸਤਾਰ। ” 
- ਗਉਂ ੫, ੧੭੧, ੨ : ੨ (200) 
ਉਆ 
(ਪਾਰ ਉਤਾਰਾ) 
-- ਗਉ ਕਬ, ੬੯, ੧ : ੨ (336) 
ਨਿਸਤਾਰਹਿ -- ਪਾਰ ਉਤਾਰਾ ਦਿਤੇ 
“ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ 
ਨਿਸਤਾਰਹਿ। ”-- ਸਾਰ ੫, ੩੪, ੧ : ੨ (1211) 
ਨਿਸਤਾਰਹੁ -- ਪਾਰ ਉਤਾਰ ਕਰੋ 
“ਮੋਹਿ ਨਿਸਤਾਰਹੁ ਨਿਰਗੁਨੀ।” 
- ਬਸੰ ੫, ੨੧, ੧" : ੨ (1186) 


ਨਿਸਤਾਰਣ -- ਤਾਰਣ ਵਾਲਾ, ਪਾਰ ਉਤਾਰਾ ਕਰਨ 
ਵਾਲਾ 
“ਜਿਸੁ ਭਾਵੈ ਤਿਸ ਹੀ ਨਿਸਤਾਰਣ। ? 


- ਮਾਰੂ ੫, ੧੯, ੪ : ੪ (1005) 
ਹੋਰ ਰੂਪ -- ਨਿਸਤਾਰਣੁ -- 
“ਗੁਰ ਕੈ ਸਬਦਿ ਭਗਤਿ ਨਿਸਤਾਰਣੁ। ” 


- ਮਾਰੂ ੩, ਸੋਲਾ ੧੨, ੧੧ : ੨ (1056) 


ਤਰ ਕੇ ਪਾਰ ਹੋ ਗਿਆ, ਤਰ ਨਿਸਤਾਰਾ -- ਛੁਟਕਾਰਾ, ਉਧਾਰ, ਪਾਰ ਉਤਾਰਾ, 


ਮੁਕਤੀ 


ਨਿਸਤਾਰਿ 1369 ਨਿਸੂਲ 

“ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ! ਨਿਸਤਾਰੁ -- ਉਧਾਰ, ਛੁਟਕਾਰਾ, ਪਾਰ ਉਤਾਰਾ 

ਦੂਜਾ।” __-- ਸਿਰੀ ੧, ਪਹ ੨, ੨ : ੬ (75) | “ਮਾਗਉ ਕਾਹਿ ਰੰਕ ਸਭ ਦੇਖਉ ਤੁਮ ਹੀ ਤੇ ਮੇਰੋ 

“ਹਰਿ ਆਪਿ ਕਰੇ ਆਪੇ ਨਿਸਤਾਰਾ। ” (ਮੁਕਤ) ਨਿਸਤਾਰੁ । ” - ਬਿਲਾ ਕਬ, ੭, ੧ : ੨ (8੨6) 
-- ਗਉ ੪, ੪੪, ੩ : ੩ (16) । ਨਿਸਤਾਰੇ =- ਤਾਰਦਾ ਹੈ 

“ਹਰਿ ਸਿਉ ਜੁਰੈ ਤ ਹੋਇ ਨਿਸਤਾਰਾ। ` (ਮੁਕਤੀ) “ਗੁਰਮੁਖਿ ਮਧੁਸੁਦਨ ਨਿਸਤਾਰੇ। ” 





-- ਗਉ ੫, ਅਸ ੬, ੧ ₹੪ (236) -- ਮਾਝ ੫, ੧੩, ੨ : ੧ (98) 
“ਗੁਰ ਕੇ ਚਰਨ ਜੀਅ ਕਾ ਨਿਸਤਾਰਾ। ” ਹੋਰ ਰੁਪ -- ਨਿਸਤਾਰੈ -- 
-- ਧਨਾ ੫, ੫੭, ੧" : ੧ (684) “ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ। ” 
(ਮਹਾਨ ਕੋਸ਼ ਇਥੇ ਅਰਥ 'ਜਹਾਜ਼” ਕਰਦਾ ਹੈ) (ਤਾਰਦਾ ਹੈ) 
ਨਿਸਤਾਰਿ -- ਤਾਰਦਾ ਹੈ, ਪਾਰ ਉਤਾਰਾ ਕਰਦਾ -- ਗਊ ੫, ਸੁਖ ੭, ੫ : ੨ (271) 
ਹੈ ਨਿਸਤ੍ਰੇ - ਤਰ ਗਏ, ਉਧਰ ਗਏ, ਮੁਕਤ ਹੋ ਗਏ 
ਨਿਸਤਾਰਿ ਜੀਉ।” ਪਾਇਆ ਨਿਹਚਲ ਥਾਨਾਂ ਹੇ।” 

-- ਸਿਰੀ ੧, ਅਸ ੨੮, ੧੨ : ੩ (72) - ਮਾਰੁ ੫, ਸੋਲਾ ੪, ੮ : ੩ (1075) 
ਨਿਸਤਾਰਿਓ -- ਪਾਰ ਉਤਾਰਾ ਕਰ ਦਿੱਤਾ ਨਿਸਬਾਸੁਰ -- ਰਾਤ ਦਿਨ ਭਾਵ ਸਦਾ, ਹਮੇਸ਼ਾਂ 
“ਬਾਹ ਪਕਰਿ ਭਵਜਲ ਨਿਸਤਾਰਿਓ । ” “ਪ੍ਰਾਤਹ ਕਾਲ ਲਾਗਉ ਜਨ ਚਰਨੀ ਨਿਸਬਾਸੁਰ 

- ਬਸੰ ੫, ੧੭, ੨ : ੨ (1185) ਦਰਸੁ ਪਾਵਉ। ”-- ਦੇਵ ੫, ੨੬, ੧ : ੧ (533) 
ਨਿਸਤਾਰਿਅਨੁ - ਤਾਰਿਆ/ਪਾਰ ਉਤਾਰਾ ਕੀਤਾ | ਨਿਸਲੂ -- ਬੇਫਿਕਰ, ਲਤਾਂ ਪਸਾਰ ਕੇ ਸੌਣਾ 
ਹੈ “ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ 
ਨ ਹੋਇ ਨਿਚਿੰਦ ਨਿਸਲੂ ਹੋਇ ਰਹੀਐ।” 
ਨਿਸਤਾਰਿਅਨੁ। ” -- ਵਡ ੪, ਵਾਰ ੨੧ : ੪ (594) 


- ਸਿਰੀ ੪, ਵਾਰ ੧੯ : ੫ (91) | ਨਿਸਾਰਿਓ -- ਪਾਇਆ 
ਨਿਸਤਾਰਿਆਂ -- ਤਾਰਿਆ, ਪਾਰ ਉਤਾਰਾ ਕੀਤਾ | “ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ।” 
“ਆਪ ਹੰਆ ਸਦਾ ਮੁਕਤੁ ਸਭੁ ਕੁਲੁ - ਆਸਾਂ ੫, 2੬, ੨ : ੧ (389) 

ਨਿਸਤਾਰਿਆ। ” ਨਿਸਿ -- (ਸੰ. ਜਿਗ) ਰਾਤ 
--ਸਿਰੀ ੪, ਵਾਰ ੧੧ਸ, ੩, ੧ : ੩ (੧6) . “ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ 
ਨਿਸਤਾਰੀ -- ਉਧਾਰ/ਪਾਰ ਉਤਾਰਾ ਹੋਣਾ, ਤਰਨਾ ਵਿਹਾਇ। ” -- ਸਿਰੀ ੧, ਅਸ ੨, ੭ : ੧ (54) 
“ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਿਦਿਨਿ -- ਰਾਤ ਦਿਨ, ਹਮੇਸ਼ਾਂ, ਸਦਾ 
ਨਿਸਤਾਰੀ। '-- ਆਸਾ ੪. ਛੰਤ ੯, ੧ : ੬ (443) । “ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ।” 





ਨਿਸਤਾਰੀ।” (ਪਾਰ ਕਰਦਾ ਹੈ) ਹੋਰ ਰੁਪ -- ਨਿਸਿਦਿਨੁ - 
` ਗੂਜ ਡੇ. ਵਾਰ ੩ : ੫ (03) “ਨਿਸਿਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ 
“ਸੰਤਹੁ ਗੁਰਮੁਖਿ ਨਾਮਿ ਨਿਸਤਾਰੀ।  (ਤਰੀਦਾ ਕਾਮ।” __-- ਸਲੋ ੯. ੨੦ : ੨ (1427) 
ਹੈ) - ਰਾਮ ੩, ਅਸ ੪, ੧" : ੧ (910) | ਨਿਸੀ -- ਰਾਤ 
ਨਿਸਤਾਰੀਐ -- ਉਧਾਰ/ਪਾਰ ਕਰੋ __ “ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ।” 
'ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜਿ ਨਿਸਤਾਰੀਐ -- ਸੁਹੀ ੩, ਵਾਰ ੪ਸ, ੧, ੨ : ੧ (786) 


ਰਾਮ। -- ਤੁਖਾ ੪, ਛੰਤ ੧, ਤੇ : ੨ (1114) | ਨਿਸੁਲ -- ਬੇਫਿਕਰ, ਲੰਮੀਆਂ ਲਤਾਂ ਕਰਕੇ ਸੌਣਾ 


ਲੇ 


ਨਿਸ੍ਹਲ 1370 ਨਿਹਕੇਵਲ 


“ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ 
ਟੰਗ ਧਰਿ।” -- ਬਿਲਾ ੪, ਵਾਰ ੨ : ੩ (849) 
ਨਿਸੂਲ -- ਅਟੱਲ, ਅਚੁਲ 
“ਜਿਨਹੁ ਬਾਤ ਨਿਸੂਲ ਧੂਅ ਜਾਨੀ ਤੇਈ ਜੀਵ 
ਕਲ ਜਾ --੭ਵ 8, ਗਯੰ ੫ : ੧ (1402) 
ਨਿਸ੍ਹਾਰਹੁ'- ਤਾਰ ਲਓ, ਮੀ ਰਨ 
-- ਸਵ ੪. ਗਯੰ ੧ : ੮ (1401) 
ਨਿਹਸੰਗਾ -- ਬੇਲਾਗ 
ਨਕ 
ਨਿਹਸਾਸਨਿ -- ਬਿਨਾਂ ਸ਼ਾਸ਼ਨ ਦੇ, ਭਾਵ ਬਿਨਾਂ ਭੈ 
ਦੇ, ਨਿਡਰ ਹੋ 
ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ 
ਨਾਮ ਧਿਆਵੈਗੋ।” 


- ਕਾਨ ੪, ਅਸ ੩, ੬ : ੧ (1310) 





_'ਨਿਹਕੰਟਕ --- (ਸੰ. ਠਹਟਕ ਕੰਡਾ) ਬਿਨਾ ਕੰਡੇ . 


ਭਾਵ ਬਿਨਾਂ ਦੁਖ, ਦੁਖ ਤੋਂ ਰਹਿਤ 
'ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ 
ਕਮਾਈ।” - ਮਾਰੂ ੩, ਵਾਰ ੨ : ੧ (1087) 
ਹੋਰ ਰੂਪ -- ਨਿਹਕੰਟਕੁ -- 
“ਨਿਹਕੰਟਕੁ ਨਿਹਕੇਵਲੁ ਕਹੀਐ।” 

- ਮਾਰੂ ੫, ਸੋਲਾ ੧੧, ੧੨ : ੧ (1083) 
ਨਿਹਕਪਟ -- ਨਿਰਛਲ ਹੋ ਕੇ, ਬਿਨਾਂ ਕਪਟ ਦੇ 
“ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ 

ਸਰਬ ਸੁਖ ਪਈਐ।” 
- ਗੋਂਡ ੪, ੫, ੩ : ੨ (861) 
ਨਿਹਕਰਮ -- (ਸੰ. ਜਿਹਕਾਸੰਜ) ਜੋ ਕਰਮਾਂ ਤੋਂ 
ਲਿਪਤ ਨ ਹੋਵੇ, ਨਿਸ਼ਕਾਮ, ਕੰਮਾਂ 
ਦੇਫਲ ਦੀ ਯਾਚਨਾ ਨਾ ਕਰਨ 


ਵਾਲਾ 
“ਕਰਮ ਕਰਤ ਹੋਵੈ ਨਿਹਕਰਮ। ” 
-- ਗਉ ੫, ਸੁਖ ੯, ੨ : ੩ (274) 
ਨਿਹਕਰਮਾ -- ਕਰਮਾਂ ਦੇ ਬੰਧਨ ਤੋਂ ਮੁਕਤ 
“ਕਉਣ ਕਰਮ ਕਉਣ ਨਿਹਕਰਮਾ ਕਉਣ ਸੁ ਕਹੈ 
ਕਹਾਏ ਜੀਉ।” 
_ - ਮਾਝ ੫, ਅਸ ੩੬, ੨ : ੩ (131) 











ਨਿਹਕਰਮੀ -- ਨਿਰਲੇਪ, ਕਰਮਾਂ ਦੇ ਬੰਧਨ ਤੋਂ 
ਉਤੇ 
“ਸੋ ਨਿਹਕਰਮੀ ਜੋ ਸਬਦੁ ਬੀਚਾਰੇ।” 
- ਮਾਝ ੩, ਅਸ ੩੨, ੨ : ੧ (128) 
ਨਿਹਕਲੰਕ -- ਕਲੰਕ/ਦਾਗ ਰਹਿਤ 
ਜੀਉ।” - ਸਵ ੪, ਗਯੰ ੯ : ੨ (1403) 
ਨਿਹਕਾਮ -- ਨਿਸ਼ਕਾਮ, ਬੇ-ਗਰਜ਼ 
“ਬਰਤੀ -ਬਰਤ ਰਹੈ ਨਿਹਕਾਮ। ? 
- ਬਿਲਾ ੧, ਥਿਤੀ ੧੬ : ੩ (840) 
ਹੋਰ ਰੂਪ -- ਨਿਹਕਾਮਾ -- 
ਨਿਹਕਾਮਾ। ” ( ਨਿਸ਼ਕਾਮ) 
- ਕੇਦਾ ਕਬ, ੧, ੩ : ੧ (1123) 
ਨਿਹਕਾਮੀ -- 
''ਸੇਵਾ ਕਰਤ ਹੋਇ ਨਿਹਕਾਮੀ। ” (ਬੇਗਰਜ਼) 
- ਗਉ ੫. ਸੁਖ ੧੮, ੨ : ੧ (286) 
ਨਿਹਕਾਮੁ -- 
'ਨਰਹਰ ਨਾਮੁ ਨਰਹਰ ਨਿਹਕਾਮੁ। ” 
-- ਗਉਂ ੧, ੬, ੧": ੨ (152) 
ਨਿਹਕਿੰਚਨਾ -- ਕੁਝ ਭੀ ਨਹੀਂ, ਨਿਕੰਮਾ 
(ਸ਼ਬਦਾਰਥ, ਦਰਪਣਮਕੋਸ਼ 
ਨਿਰਧਨਤਾ (ਮਹਾਨਕੋਸ਼, 
ਨਿਰਣੈ) 
“ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ 
ਨਿਹਕਿੰਚਨਾ। ” 
- ਮਾਰੂ ੫, ਸੋਲਾ ੯, ੧੪ : ੩ (1080) 
ਨਿਹਕੇਵਲ -- ।. ਨਿਰਲੇਪ 
“ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ। ” 
-- ਗੋਉਂ ੩, ੩੩, ੪ : ੪ (162) 
ਦੁਖੁ ਨਾਸਾ।” (ਆਜ਼ਾਦ, ਨਿਰਲੇਪ) 
- ਸੂਹੀ ੧, ਛੰਤ ੩, ੧ : ੪ (764) 
2. ਸ਼ੁਧ, ਨਿਰਮਲ, ਪਵਿਤਰ ___ 
“ਭੁਮੁ ਭਾਉ ਕਾਟਿ ਕੀਏ ਨਿਹਕੇਵਲ ਜਬ ਤੇ 
ਹਉਮੈ ਮਾਰੀ।” 


ਨਿਹਕੇਵਲੁ 


1371 


ਨਿਹਫਲ 


ਕਕਾਰ ਤਤ ੨ ਰਿ 
-- ਗਉ ੫, ਥਿਤੀ ੧੨ : ੭ (299) 


-- ਗਉਂ ੫, ੧੨੮“, ੩ : ੧ (207) 
“ਤੀਨ ਭਵਨ ਨਿਹਕੇਵਲ ਗਿਆਨੁ । 
-- ਆਸਾ ੧, ਅਸ ੬, ੨ : ਦ (414) 
ਹੋਰ ਰੂਪ -- ਨਿਹਕੇਵਲੰ -- 
“ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ 
ਤਪੰ।” -- ਗੂਜ ੧, ਅਸ ੫, ੪ : ੨ (505) 


ਨਿਹਕੇਵਲਾ -- 


“ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ 


ਬਚਸਾ।” (ਪੂਰਨ ਤੌਰ ਤੇ ਪਵਿਤਰ) 
- ਗੂਜ ਜੈਦੇ, ੧, ੪ : ੧ (526) 
3. ਸ਼ੁਧ/ਨਿਰਮਲ/ਪਵਿੱਤਰ ਪ੍ਰਭੂ/ਹਰੀ (ਭਾਵ) 
“ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ 
ਦਇਆਲਾ। ” 
- ਸਾਰ ੧, ਅਸ ੨, ੩ : ੨ (1233) 
ਨਿਹਕੇਵਲੁ -- ।. ਮੁਕਤ, ਰਹਿਤ 
ਤੇ ਨਿਹਕੇਵਲੂ ਹਉਮੈ ਸਬਦਿ 


੯੫੧੯੫ 


“ਆਸ ਅੰਦੇਸੇ ਤੇ 
ਜਲਾਏ ।” 
- ਆਸਾ ੧, ਵਾਰ ੯ਸ, ੧, ੨ : ੧੮ (468) 
2. ਦੂਜਿਆਂ ਦੀ ਸਹਾਇਤਾ ਤੋਂ ਬਿਨਾਂ, ਸੁਤੰਤਰ 
“ਜਾਵੀ ਨਾਉ ਨਰਹ ਨਿਹਕੇਵਲੂ ਰਵਿ ਰਹਿਆ 
___ ਤਿਹੁ ਲੋਈ। ” 
- ਸੂਹੀ ੧, ਛੰਤ ੧, ੩ : ੪ (763) 
3. ਨਿਰਲੇਪ/ਪਵਿਤਰ ਹਰਿ (ਭਾਵ) 
"ਸਚੁ ਨਿਰਕੇਵਲੁ ਕਰਮਿ ਅਰਾਧੈ।” 
-- ਸ਼ਿਲਾ ੧, ਥਿਤੀ ੧੦ : ੨ (839) 
ਨਿਹੰਗਾ -- ਨਿਧੜਕ, ਬੇਖੋਫ, ਬੇਪਰਵਾਹ 
“ਨਿਰਭਉ ਹੋਇਓ ਭਇਆ ਨਿਹੰਗਾ। ” 
-- ਆਸਾਂ ੫, ੮੬, ੨ : ੧ (392) 
ਨਿਹਚਉ =- ।. ਨਿਸ਼ਚੇ ਹੀ, ਜ਼ਰੂਰ ਹੀ, ਯਕੀਨਨ, 
"ਕਹਤ ਕਬੀਰ ਫੋਡਿ ਬਿਖਿਆ ਰਸ ਇਤੁ ਸੰਗਤਿ 
ਨਿਹਚਉ ਮਰਣਾ। ” 
-- ਸਿਰੀ ਕਬ, ੧, ੨ : ੧ (92) 
“ਸ੍ਰਿਸਟਾ ਕਰੈ ਸੁ ਨਿਹਚਉ ਹੋਇ ।” 
-- ਰਾਮ ੧, ਓਅੰ ੫੦ : ੨ (937) 
2. ਨਿਸਚਾ, ਯਕੀਨ 
“ਗੁਰੁ ਪੂਰੇ ਤੇ ਏਹ ਨਿਹਚਉ ਪਾਈਐ।” 





ਨਿਹਚਲ -- (ਸੰ. ਜਿਵਬਜ) ਅਡੋਲ, ਸਥਿਰ, 
ਅਹਿੱਲ, ਕਾਇਮ ਰਹਿਣ ਵਾਲਾ 
ਅਟੱਲ 
“ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ 
ਹਥੁ ।” -- ਸਿਰੀ ੫, ੯੦, ੩ : ੨ (49) 
ਅਪਾਰੁ।” 
-- ਸਿਰੀ ੪, ਵਾਰ ੧ਸ, ੩, ੧ : ੨ (83) 
'ਸਉ ਦਾ ਮਿਲਿਆ ਨਿਹਚਲ ਚੀਤ।” (ਚਿਤ 
ਟਿਕਾਉ ਵਿਚ ਆ ਗਿਆ) 

- ਆਸਾ ੫, ੬, ੨ : ੪ (372) 
ਨਿਹਚਲਾਇਆ -- ਸਦਾ ਕਾਇਮ ਰਹਿਣ ਵਾਲਾ, 
ਸਥਿਰ 
“ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ। ”' 

- ਗੂਜ ਡ, ਵਾਰ ੨੦ : ੫ (517) 
ਨਿਹਚਲਾਧਾ -- ਸਦਾ ਕਾਇਮ ਰਹਿਣ ਵਾਲਾ, 
ਸਥਿਰ 
“ਚਾਰਿ ਬਿਨਾਸੀ ਖਟਹਿ ਬਿਨਾਸੀ ਇਕ ਸਾਧ ਬਚਨ 
ਨਿਹਚਲਾਧਾ। ”-- ਸਾਰ ੫, ੬, ੨ : ੨ (1204) 
ਨਿਹਚਲੁ -- ਸਦਾ ਕਾਇਮ ਰਹਿਣ ਵਾਲਾ, ਸਥਿਰ, 


ਅਹਿੱਲ 
“ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ 
ਨਿਹਚਲੂ ਕਰਤਾ ਸੋਈ।” 

- ਆਸਾ ੪, ਸੋਪੁ ੧, ੫ : ੨(11) 
ਹੋਰ ਰੁਪ - ਨਿਹਚਲੋ -- 


"ਸਚੁ ਧਰਮੁ ਤਪੁ ਲਿਹਚਲੋ ਦਿਨੁ ਰੈਨਿ 
ਅਰਾਧਾ। ` -= ਸਾਚ ਖੋ ਵਾਰ ੧੯:੪(1101) 
ਨਿਹਚੈ -- ਬਿਨਾ ਸੰਸੇ, ਨਿਸਚੇ ਹੀ ਯਕੀਨਨ 
ਤਬ 
ਤਰਨਾ। ` _-- ਪ੍ਰਭਾ ਕਬ, ੨, ੬ : ੨ (1349) 
ਨਿਹਤੇ -- ਪਛਾੜੇ, ਢਾਹੇ, ਪਟਕਾਏ 
“ਨਿਹਤੇ ਪੰਜਿ ਜੂਆ ਨ ਮੈ ਗੁਰ ਥਾਪੀ ਦਿਤੀ ਕੰਡਿ 
ਜੀਉ।”” -- ਸਿਰੀ ੫, ਅਸ ੨੯, ੧੮ : ੩ (74) 
ਨਿਹਫਲ -- (ਸੰ. ਜਿਚਰਜ) ਫਲਰਹਿਤ, ਵਿਅਰਥ 
“ਨਿਹਫਲ ਮਾਨੁਖੁ ਜਪੈ ਨਹੀ ਨਾਮ।” 
- ਗਉ ੫, ੧੨੪, ੩ : ੨ (190) 


ਨਿਹਫਲਹ 
“ਨਿਤ ਨਿਹਫਲ ਕਰਮ ਕਮਾਇ ਬਫਾਵੈ 
ਦੁਰਮਤੀਆ। ” (ਫਜੂਲ, ਨਿਕੰਮੇ ਕੰਮ) 
-- ਤਿਲੰ ੪, ੨, ੧ : ੧ (723) 
ਹੋਰ ਰੂਪ -- ਨਿਹਫਲੰ -- 
੬ ਤਸਿ ਜਨਮਸਿ ਜਾਵਤੁ ਬ੍ਰਹਮ ਨ 


- ਮਾਝ ੧, ਵਾਰ 2੩ਸ, ੨, > : ੧ (148) 





ਨਿਹਫਲਹ -- ਨਿਸਫਲ, ਬਿਨਾ ਕਿਸੇ ਪ੍ਰਾਪਤੀ ਦੇ, 


ਵਿਅਰਥ 
“ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ 
ਨਿਹਫਲਹ। '' _ -- ਸਸ ੫, ੬੫ : ੪ (1360) 
ਨਿਹਫਲੁ -- ਵਿਅਰਥ, ਨਿਸਫਲ, ਬਿਨਾਂ ਕਿਸੇ 
ਪ੍ਰਾਪਤੀ ਦੇ 
“ਡਾਲੀ ਲਾਗੈ ਨਿਹਫਲੁ ਜਾਇ।”? 
-" ਆਸਾ ੧, ੪੪, 2 : ੧ (362) 
“ਨਿਹਫਲੂ ਤਿਨ ਕਾ ਜੀਵਿਆ ਜਿਖਸਮੁ ਨ ਜਾਣਹਿ 
ਆਪਣਾ ਅਵਰੀ ਕਉ ਚਿਤੁ ਲਾਇ। ” 


- ਗੂਜ ੩, ਵਾਰ ੨ਸ, ੩, ੧ : ੫ (509) 


- ਟੋਡੀ ੫, ੧੯, ੧ : ੨ (715) 
ਨਿਹਲੀਆ -- ਨਿਹਾਰਿਆ, ਵੇਖਿਆ (ਮਹਾਨ 
ਹੋਇਆ (ਸ਼ਬਦਾਰਥ) 
ਨਦਰਿ ਨਿਹਲੀਆ। ” 
- ਮਾਰੂ ੫, ੧੮, ੫ : ੩ (1004) 
ਨਿਹਾਰ -- ਵੇਖ ਲੈ 
_ਨਿਹਾਰ। ” - ਗੂਜ ੧. ਅਸ ੨, ੫ : ੨ (504) 
ਨਿਹਾਰਉ -- ।. ਵੇਖਦਾ ਹਾਂ 
“ਏਕੋ ਏਕੀ ਨੈਨ ਨਿਹਾਰਉ। ” 


-- ਆਸਾ ੫, ੬੪, ੧: ੧(386) | 


2. ਨਿਹੜਾਵਉਂ, ਨੀਵਾਂ ਕਰਾਂ 


“ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ 


ਲਾਵਉ। '' - ਸੂਹੀ ੫, ੪੨, ੧ : ੨ (745) 


(ਇਕ. 











ਨਿਹਾਰਹਿ -- ਵੇਖਦੇ ਹਨ 
“ਏਕੁ ਨਿਹਾਰਹਿ ਆਗਿਆ ਕਾਰ। ” 
- ਗਉ ੫, ੮੬,੨:੨(181) 


ਨਿਹਾਰਹੁ -- ਵੇਖੋਗੇ 

“ਸੂਰ ਨ ਬੀਰ ਨ ਮੀਰ ਨ ਖਾਨਮੰ ਸੰਗਿ ਨ ਕੋਊ 
ਦ੍ਰਿਸਟਿ ਨਿਹਾਰਹੁ। ”-- ਸਪੁ ੫, ੫" : ੪ (1388) 

ਨਿਹਾਰਾ -- ਵੇਖਿਅ' 


“ਗੁਰ ਪਰਸਾਦੀ ਨਦਰਿ ਨਿਹਾਰਾ। ” 
-- ਮਾਝ ੫, ੩੯, ੩ : ੨ (106) 
ਨਿਹਾਰਿ -- ਵੇਖ ਕੇ 
'ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ 
ਨਿਹਾਰਿ।” -- ਕਾਨ ੫, ੧੯, ੨ : ੨ (1301) 
ਹੋਰ ਰੂਪ - ਨਿਹਾਰਿਆ -- 
'ਦਾਸਹ ਏਕ ਨਿਹਾਰਿਆ ਸਭੁ ਕਛੁ 
ਦੇਵਨਹਾਰ। ” (ਵੇਖਿਆ) 
- ਗਉਂ ੫, ਬਾਅ ੩੪ਸ : ੧ (257) 
ਨਿਹਾਰੀ - ਦਰਸਨੁ ਕੀਤੇ, ਵੇਖਿਆ, ਸਮਝਿਆ 
“ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ 
ਦੇਖਿ ਨਿਹਾਰੀ ਜੀਉ।” 
- ਸੋਰ ੧, ੮, ੧“ : ੨ (597) 
“ਹਰਿ ਕਾ ਮਾਰਗੁ ਰਿਦੈ ਨਿਹਾਰੀ। ” (ਵੇਖੇ, ਸਮਝੇ, 
ਵਿਚਾਰੇ) - ਧਨਾ ੫, ੫੬, ੩ : ੨ (684) 
ਹੋਰ ਰੂਪ -- ਨਿਹਾਰੀਐ -- 
“ਸਚੋ ਸਚਾ ਸਚੁ ਸਚੁ ਨਿਹਾਰੀਐ। ” (ਦੇਖੀਏ, 
ਸਮਝੀਏ) _-- ਗੂਜ ੫, ਵਾਰ ੧ : ੨ (518) 
ਨਿਹਾਰੇ -- ਵੇਖ ਰਹੀ ਹੈ 
“ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਵੇ ਸੰਗਿ 
ਮੀਚੁ।” _-- ਆਸਾ ੫, ਛੰਤ ੮, ੨ : ੫ (458) 
ਹੋਰ ਰੂਪ -- ਨਿਹਾਂਰੈ -- 
“ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ 
ਉਸਾਸਾ।” (ਵੇਖਦੀ ਹੈ) 
- ਗਉਂ ਕਬ, ੬੫, ੧ : ੧ (337) 
"ਭਗਤ ਜਨਾ ਕੇ ਸਾਸ ਨਿਹਾਰੈ। (ਵੇਖਦਾ 
ਭਾਵ ਧਿਆਨ ਰਖਦਾ ਹੈ) 
-- ਭੈਰ ੫, ੪੬, ੩ : ੨ (1149) 
ਲਿਹਾਲ -- 1. ਮੁਰਾਦਮੰਦ, ਕਿਰਤਾਰਥ, 
ਮਨ-ਇਛਤ ਕਾਮਨਾਵਾਂ ਪੂਰੀਆਂ 


1373 


ਨਿਹਾਲੀਐ 





ਹੋਈਆਂ ਹੋਣਾ, ਸਭ ਤਰ੍ਹਾਂ ਪ੍ਰਸੰਨ 
ਤੇ ਸੰਤੁਸ਼ਟ 
“ਨਾਨਕ ਨਦਰੀ ਨਦਰਿ ਨਿਹਾਲ। ” 

“= ਜਪਿ ਬੰ. ੨੯ ? 2 (੧) 
2. ਨਿਹਾਰ ਦੇਖ ਲਏੱਗਾ 


“ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ 


ਧਿਆਨ ਨਿਹਾਲ। ” 
-- ਸਿੱਚੀ ੧, ੯, ੨ : ੩ (17) 
3. (ਨਿਹਾਲ) ਅਨੰਦਿਤ, ਮਹਾਂ ਸੁਖੀ 
“ਪਾਰਬ੍ਰਹਮ ਜਪਿ ਸਦਾ ਨਿਹਾਲ। ” 
=- ਸੋਰ ੫, ੩੯, ੧ : ੨ (619) 
ਨਿਹਾਲਸਾ -- ਵੇਖਦੀ ਰਹਾਂ 
“ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ। ' 
- ਮਾਰੂ ੫, ਵਾਰ ੧੭ਸ, ੫, ੨ : ੧ (1100) 
ਨਿਹਾਲਣਾ -- ਨਿਹਾਲ ਕਰਨਾ, ਅਨੰਦਿਤ/ਸੰਤੂਸ਼ਟ/ 
ਸੁਖੀ ਕਰਨਾ ਰ 
“ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ 
ਨਿਹਾਲਣਾ। ”-- ਮਾਰੂ ੫. ਸੋਲਾ ੬, ੭ : ੩ (1077) 
ਨਿਹਾਲਾ =- 1. ਸੁਖੀ, ਅਨੰਦਿਤ, ਪ੍ਰਸੰਨ 


““ਚਲਿਤ ਤੁਮਾਰੇ ਪਰਗਟ ਪਿਆਰੇ ਦੇਖਿ ਨਾਨਕ ਭਏ ` 


ਨਿਹਾਲਾ।  _-- ਮਾਝ ੫, ੩੩, ੪ : ੩ (104) 
2. ਨਿਹਾਲ/ਅਨੰਦਿਤ ਕਰਨ ਵਾਲੇ 
“ਤਉ ਸਰਣਾਗਤਿ ਨਦਰਿ ਨਿਹਾਲਾ। ” 
-- ਗਉ ੧, ਅਸ ੧੭, ੧" : ੨ (226) 
3. ਵੇਖਿਆ 
_ਨਿਹਾਲਾ। ” 
-- ਸਾਰ ੧, ਅਸ ੨, ੩ : ੧ (1233) 
ਨਿਹਾਲਿ -- ।. ਨਿਹਾਰ/ਦੇਖ ਕੇ ਰ੍ 
“ਤ੍ਰਿਭਵਣ ਖੋਜਿ ਢੰਢੋਲਿਆ ਗੁਰਮੁਖਿ ਖੌਜਿ 
ਨਿਹਾਲਿ। ? _ -- ਸਿਰੀ ੧, ੧੭, ੪ : ੨ (20) 
“ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ। ” 
-- ਸਿਰੀ ੧, ਅਸ ੫, ੩ : ੨ (56) 


“ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ 


ਜ਼ਿਦੈ ਨਿਹਾਲਿ। (ਵੇਖ) 
-- ਗਉ ੪, ਕਰ ੨, ੧ : ੨ (234) 
“ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ। ” 





(ਗੁਰਾਂ ਦੁਵਾਰੇ ਨਜ਼ਰ ਨਾਲ ਵੇਖ) 
- ਸੂਹੀ ੩, ਅਸ ੩, ੧੧ : ੧ (755) 
2. ਅਨੰਦਿਤ/ਸੁਖੀ ਕਰ 
“ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ 
ਨਦਰਿ ਨਿਹਾਲਿ। ” 
=- ਸਿਰੀ ੫, ੮੭, 2 : ੨ (48) 
“ਜੋ ਭਾਵੈ ਸੋ ਭੂੰਚਿ ਤੂ ਗੁਰਮੁਖਿ ਨਦਰਿ 
ਨਿਹਾਲਿ।” (ਗੁਰੂ ਰਾਹੀਂ ਹਰਿ ਦੀ ਮਿਹਰ 
ਦੀ ਨਜ਼ਰ ਨਾਲ ਸੁਖੀ ਹੋ ਜਾਹ) 
-- ਵਡ ੩, ੩, ੨ : ੨ (569) 
ਨਿਹਾਲਿਓਨੁ -- ਨਿਹਾਲ/ਅਨੰਦਿਤ/ਸੁਖੀ ਕੀਤਾ 
“ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੂ । ” 
-- ਸੋਰ ੪, ਵਾਰ ੨੮ : ੪ (953) 
ਨਿਹਾਲਿਆ -- ।. ਦ੍ਰਿਸ਼ਟੀਗੋਚਰ ਰਖਨਾ, ਨਜ਼ਰ 
ਸਾਹਮਣੇ ਰਖਨਾ 
“ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ 
ਪਤਿ ਪਾਇ।” -- ਸਿਰੀ ੪, ੭੦, ੨ : ੨ (42) 
2. ਵੇਖਿਆ 
ਏਨ੍ਹੀ ਨੇੜ੍ਹੀ ਜਗਤੁ ਨਿਹਾਲਿਆ। ” 
-- ਆਸਾ ੧, ਵਾਰ ੧੩ : ੨ (470) 
ਨਿਹਾਲਿਹ -- ਤਕੀਏ, ਧਿਆਨ ਵਿਚ ਰਖੀਏ 
“ਸਾਹਿਬੁ ਸਮਾਲਿਹ ਪੰਥੁ ਨਿਹਾਲਿਹ ਅਸਾ ਭਿ 
ਓਥੈ ਜਾਣਾ। ”-- ਵਡ ੧, ਅਲਾ ੨, ੧ : ੩ (579) 
ਨਿਹਾਲੀ - ।. ਵੇਖਾਂ 
“ਨੈਨ ਨਿਹਾਲੀ ਤਿਸੁ ਪੁਰਖ ਦਇਆਲੈ। ” 
੮= ਮਾਬ੫, ੨2%,:3 ? 3 6102) 
“ਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ। ” (ਵੇਖਦਾ 
ਹਾਂ) -- ਮਾਝ ੫, ਅਸ ੩੭, ੬ : ੨ (132) 
2. (ਫਾ. ਨਿਹਾਲੀ ਨਿਹਰਲੀਨ) ਰਜਾਈ, ਤੁਲਾਈ 
“ਲਾਲ ਨਿਹਾਲੀ ਫੂਲ ਗੁਲਾਲਾ । ” 
-- ਗਉਂ ੧, ਅਸ ੧੦, ੨ : ੨ (225) 
3. ਨਿਹਾਲ/ਅਨੰਦਿਤ ਹੁੰਦੀ ਹਾਂ 
ਦੇਖਿ ਨਿਹਾਲੀ। ” 
-- ਰਾਮ ੫, ਵਾਰ ੧੭ਸ, ੫, ੧: ੨ (964) 


ਨਿਹਾਲੀਐ -- ਵੇਖਿਆ ਜਾਂਦਾ ਹੈ 


ਨਿਹਾਲ 1374 ਨਿਕਸਿਆ 
“ਸਚੀ ਨਦਰਿ ਨਿਹਾਲੀਐ ਬਹੁੜਿ ਨਪਾਵੈ ਤਾਉ।” | ਨਿਕ - ਨਿੱਕਾ 














` ਸਿਰੀ ੧, ੧੫, ੨ : ੩ (9) | “ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵਡ 
“ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਪੁਰਖ ਵਡਾਗੀ। ”-- ਧਨਾ ੪, ੨, ੩ : ੧ (667) 
ਨਿਹਾਲੀਐ। ” (ਵੇਖੋ) ਨਿਕਸਤ -- ਨਿਕਲਦਾ 
- ਮਾਝ ੫, ੨੮, ੪ : ੩ (102) “ਮਨੁ ਮਾਇਆ ਮੈ ਰਾਮਿ ਰਹਿਓ ਨਿਕਸਤ ਨਾਹਿਨ 
ਨਿਹਾਲੁ -- 1. ਸੁਖੀ, ਅਨੰਦਿਤ, ਖੁਸ਼ ਮੀੜ? >- ਸਲੋ ੯, ੩੭ : ੧ (1428) 
“ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ | ਨਿਕਸਾਈ -- (ਸੰ. ਜਿਦਸਗੜ੍ਰ) ਕਢਵਾਈ, ਕੱਢ ` 
ਨਿਹਾਲੁ।  _ -- ਸਿਰੀ ੫, ੮੬, ੧ : ੩ (98) ਦਿਤੀ 
“ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰਸਬਦੀ ਵੇਖਿ | “ਜਉ ਗੁਰਦੇਵ ਸਿਹਜ ਨਿਕਸਾਈ।” 
ਨਿਹਾਲੂ। ” - ਸਿਰੀ ੪, ਵਾਰ ੭ : ੫ (8੨) - ਭੈਰ ਨਾਮ, ੧੧, ੬ : ੪ (1167) 
2. ਦੇਖ ਲੈ । ਨਿਕਸਿ -- ਨਿਕਲ, ਭਜਾ ਜਾਂਦਾ 
“ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ | ਪਨਿਕਸਿ ਜਾਤਉ ਰਹੇ ਅਸਥਿਰ ਜਾਮਿ ਸਚ 
ਰਿਦੈ ਨਿਹਾਲੂ। ” `ਪਛਾਣਿਆ।” (ਨਿਕਲ ਜਾਣ ਵਾਲਾ ਟਿੱਕ ਨ 
ਰ੍ - ਮਾਝ ੧, ਵਾਰ ੨੦ਸ, ੧, > : ੨ (147) ਰਹਿਣ ਵਾਲਾ ਮਨ) 
ਨਿਹਾਲੇ -- ।. ਵੇਖਦਾ ਹੈ - ਗਉ ੧, ਛੰਤ ੧, ੩ : ੪ (242) 
“ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ “ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ 
ਨਦਰਿ ਨਿਹਾਲੇ। ” ਨਿਕਸਿ ਨ ਪਾਇਓ।” (ਨਿਕਲਣ ਦਾ) 


- ਸਿਰੀ ੫, ਛੰਤ ੨, ੧ : ੫ (79) 

2. ਅਨੰਦਿਤਾ/ਸੁਖ ਕਰ ਦਿੰਦਾ ਹੈ 
“ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ 
ਨਿਹਾਲੇ। ”-- ਵਡ ੫. ਅਲਾ ੩, ੧ : ੫ (584) 


ਨਿਹੋਰ -- ਅਹਿਸਾਨ, ਮੁਥਾਜੀ 


- ਧਨਾਂ ੫, ੨, ੧ : ੨ (670) 
ਨਿਕਸਿਓਂ -- ।. ਨਿਕਲਿਆ ਭਾਵ ਪੈਦਾ ਹੋਇਆ 
"'ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ।” 
- ਸਿਰੀ ੧, ੧੪, ੧: ੨ (19) 

2. ਬਾਹਰ ਨਿਕਲਣਾ 


“ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ 
ਨਿਹੋਰ।” _ - ਕੇਦਾ ੫. ੧੦, ੨ : ੨ (1121) 
ਨਿਹੋਰਾ -- ।. ਬੇਨਤੀ, ਪ੍ਰਾਰਥਨਾ, ਮਿੰਨਤ 


ਤਿਸੁ ਕਰਉ ਨਿਹੋਰਾ। ” 
-- ਗਉ ੫, ੧੨੧", ੧ : ੧ (204) 
“ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ 


[```- ਸਾਰ ੫, ੧੫, ੩ : ੧ (1207) 
2. ਮੁਥਾਜੀ, ਅਹਿਸਾਨ 
"ਤਬ ਕਾਹੂ ਕਾ ਕਵਨੁ ਨਿਹੋਰਾ। ” 
- ਗਉ ਕਬ, ੨੨, ੧" : ੨ (326) 
ਹੋਰ ਰੁਪ -- ਨਿਹੋਰੋ .-- 


- ਸੋਰ ੫, ੩੫, ੨ : 2 (616) 


"ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ 
ਭਾਈ ਰੇ। -- ਆਸਾ ੫, ੨੬, ੧ : ੨ (377) 
"ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ 
ਅਨਨਾਂਹੀ। ”-- ਸਾਰ ੫, ੧੬, ੧ : ੨ (1207) 


3. ਨਿਕਲਿਆ ਭਾਵ ਛੁਟਕਾਰਾ ਪਾਇਆ, ਮੁਕਤ 


ਹੋਇਆ 
“ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ 
ਏਕ ਪਰੀਤ । ”-- ਧਨਾ ੫, ੯, ੪ : ੨ (673) 


4. ਨਿਕਲਣਾ ਭਾਵ ਲੰਘਣਾ 


"ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ।” 
- ਸਲੋ ਕਬ, ੧੧੪ : ੧ (1370) 


ਨਿਕਸਿਆ -- ।. ਬਾਹਰ ਨਿਕਲਣਾ 
“ਨਿਕਸਿਆ ਫੂਕ ਤ ਹੋਇ ਗਇਓ ਸੁਆਹਾ।” 


-- ਆਸਾਂ ੫, ੮੬, ੨ : ੪ (392) 


ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ 


ਨਿਕਸੀ 
ਕਰਿ ਜਾਇ।” 





- ਗੂਜ ੩, ਵਾਰ ੪ਸ, ਕਬ, ੧ : ੨ (509). 


2. ਨਿਕਲਣਾ ਭਾਵ ਵੱਖ ਹੋਣਾ 
“ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ 
ਜਾਇ।” 
-- ਰਾਮ ੩. ਵਾਰ ੧ਸ, ੩, ੧ : ੫ (947) 
ਨਿਕਸੀ -- 1. ਬਾਹਰ ਨਿਕਲਣਾ, ਵਖ ਹੋਣਾ 
“ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ 
ਫੂਟਿ ਮਰਾ।” -- ਸਿਰੀ ੧, ੩੧, ੧ : ੨ (25) 
2. ਨਿਕਲ ਗਈ ਭਾਵ ਭਜ ਗਈ, ਮੁਕ ਗਈ 
“ਅਨਦੁ ਭਇਆ ਨਿਕਸੀ ਸਭ ਪੀਰਾ ਸਗਲ 
ਬਿਨਾਸੇ ਦਰਦਾ ਜੀਉ।” 
-- ਮਾਝ ੫, ੨੪, ੨ : ੩ (101) 
3. ਨਿਕਲੀ, ਭਾਵ ਰਹੀ 
“ਧਰਮ ਰਾਇ ਜਸ ਲੇਖਾ ਮਾਗੇ ਬਾਕੀ ਨਿਕਸੀ 
ਭਾਰੀ। ” -- ਮਾਰੂ ਕਬ, ੭, ੨ : ੧ (1104) 
ਨਿਕਸੁ -- ਨਿਕਲਣਾ 
“ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ। ” 
-- ਸਿਰੀ ੫, ੯੧, ੩ : ੨ (50) 
ਨਿਕਸੇ -- ਨਿਕਲ ਗਏ 
“ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ 
ਪਾਇਆ।” -- ਆਸਾ ੫, ੪, ੪ : ੧ (380) 
“ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ। ” 
(ਪਾਰ ਹੋ ਗਏ)-- ਰਾਮ ੧, ਓਅੰ ੩੧ : ੨ (933) 


-- ਗਉਂ ੪, ੬੧, ੩ : ੨ (171) 
“ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬਰੇ ਧਰਮ 
ਕੀ ਆਸ ਕਰੈ।” (ਨਿਕਲਦੇ, ਉਚਾਰਨ ਕੀਤੇ 


ਜਾਂਦੇ) -- ਆਸਾ ਕਬ, ੧੫, ੩ : ੨ (479) 


“ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ 
ਢੂਰਿ ਮਿਲਿਓ ਜੁਲਾਹੋ।”` (ਨਿਕਲਦਾ/ਵਖ 
ਹੁੰਦਾ) _ -- ਧਨਾ ਕਬ, ੩, ੧ : ੨ (692) 
“ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ 
ਸਬਦਿ ਵਿਚਾਰੀ। ” (ਨਿਕਲਦਾ ਭਾਵ ਬਚਦਾ 
ਹੈ) _-- ਰਾਮ ੧. ਅਸ ੯, ੨੪ : ੧ (908) 








ਨਿਕਸੋ -- ਨਿੰਕਲੇ ਭਾਵ ਲੰਘੇ 
“ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ 
ਜਾਇ।” -- ਸਲੋ ਕਬ, ੫੮ : ੨ (1367) 
ਨਿਕਚੁ -- ਨਿਪਟ ਕਚਾ, ਸ਼ਿਲਕੁਲ ਕਚਾ 
“ਜੋ ਮਰਿ ਜੰਮੇ ਸੁ ਕਚੁ ਨਿਕਚੁ । ”' 
-- ਆਸਾ ੧, ਵਾਰ ੨ਸ, ੧, ੧ : ੧੨ (463) 
ਨਿਕਟ -- (ਸੰ. ਜਿਠਟ) ਨੇੜੇ, ਨਜ਼ਦੀਕ, ਪਾਸ 
“ਹਰਿ ਕੈ ਨਿਕਟਿ ਨਿਕਟਿ ਹਰਿ ਲਿਕਣ ਹੀ 
ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ। ” 
-- ਸਾਰ ੪, ੮, ੨ : ੧ (1200) 
ਨਿਕਟਵਰਤੀ -- ਕੋਲ/ਨੇੜੇ ਰਹਿਣ ਵਾਲਾ, ਭਾਵ 
ਮੁਸਾਹਿਬ 
“ਜਾਂ ਚੈ ਘਰਿ ਨਿਕਟਵਰਤੀ ਅਰਜਨੁ ਧੂ ਪ੍ਰਹਲਾਦੁ 
ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ 
ਬਾਨਵੈ ਹੇਲਾ। ”-- ਮਲਾ ਨਾਮ, ੧, ੫ : ੧ (1292) 


| ਨਿਕਟਾਇਓ -- ਨੇੜੇ, ਕੋਲ 


“ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ 
ਨਿਕਟਾਇਓ। ?-- ਸੋਰ ੫, ੬੧, ੩ : ੧ (624) 
ਨਿਕਟਾਨੀ -- ਨੇੜੇ, ਪਾਸ, ਕੋਲ 
“ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ 
ਨਿਕਟਾਨੀ।  -- ਟੋਡੀ ੫, ੧, ੨ : ੧ (71!) 
ਨਿਕਟਿ =- ਨੇੜੇ, ਕੋਲ, ਪਾਸ 
ਭੁਰਪੂਰਿ।” _-- ਸਿਰੀ ੩, ੩੭, ੨ : ੧ (27) 
ਨਿਕਟੀ =- ਨੇੜੇ/ਪਾਸ/ਕੋਲ/ਅੰਗ ਸੰਗ ਰਹਿਣ ਵਾਲਾ 
“ਸੇਵਕ ਕਉ ਨਿਕਟੀ ਹੋਇ ਦਿਖਾਵੈ ।” 
-- ਆਸਾ ੫, ੧੨੯, ੧" : ੧ (403) 
ਨਿਕਟੇ -- ਨੇੜੇ/ਕੋਲ ਹੀ 
“ਹੈ ਨਿਕਟੇ ਘਰੁ ਭੇਦੁ ਨ ਪਾਇਆ। ” 
-- ਭੈਰ ੫, ੧੬, ੧ : ੩ (1139) 
ਨਿਕਥਾ -- ਨਿਕਲਿਆ 
“ਲੋਹੂ ਲਬੁ ਨਿਕਥਾ ਵੇਖੁ।”” 
-- ਰਾਮ ੩. ਵਾਰ ੧੯ਸ, ੧, ੨ : ੬ (956) 
ਨਿਕਲਹਿ -- ।. ਚਿਤ੍ਰਿਤ ਹੋਣਾ 
ਨਾਉ।” -='ਸਿਥੀ'੧. ੬, 2 ? ੨ (36) . 
2. ਬਾਹਰ ਆਉਣਾ 


ਨਿਕਲਾਵੈ 


“ਬਹੁਤੁ ਪਏ ਅਸਗਾਹ ਗੌਤੇ ਖਾਹਿ ਨ 
ਨਿਕਲਹਿ। ” 
- ਮਾਝ ੧, ਵਾਰ ੧੭ਸ, ੧, ੧ : ੪ (146) 
"ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ 
ਪਰਵਾਣੂ। `' 
- ਸਾਰ ੪, ਵਾਰ ਪਸ, ੨. ੨ : ੩ (1239) 


ਨਿਕਲਾਵੈ -- ਬਾਹਰਿ ਕਢਾਵੈ 





“ਤਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ` 


ਨਿਕਲਾਵੈਗੋ। 
- ਕਾਨ ੪. ਅਸ੫, ੪ 
ਨਿਕਲਿ -- ।. ਬਾਹਰ ਆਉਣਾ 
“ਵਿਚਹੁ ਗਰਭੈ ਨਿਕਲਿ ਆਇਆ। ” 
- ਮਾਰੂ ੫, ੩੧, ੩ : ੧ (1007) 
2. ਪ੍ਰਗਟ ਹੋਣਾ, ਸਾਹਮਣੇ ਆਉਣਾ 
“ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ 
ਕੋਇ।” 
- ਸਾਰ ੪, ਵਾਰ ੮ਸ, ੧, ੧ : ੩ (1240) 
ਨਿਕਲੀ -- ਬਾਹਰ ਆਉਣਾ 
“ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ 
ਨਾਮੁ ਦਿੜਾਏ।” 
` -- ਆਸਾ ੪, ਛੰਤ ੯, ੨ : ੪ (443) 
ਨਿਕਲੇ -- ਛੁਟ ਗਏ 
“ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ।” 
ਰ੍ - ਸਿਰੀ ੫, ੭੩, ੩ : ੩ (43) 
ਨਿਕਲੈ -- ।. ਬਪੁਰ ਆਵੇ 
“ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ 
ਕੋਈ ਕਰੇ ਵੇਚਾਰਾ।” 
- ਆਸਾ ੪, ਛੱਤ ੧੭, ੨ : ੩ (449) 


: ਦੇ (1311) 


2. ਦੂਰ ਹੋਵੇ 
“ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ 
ਹੋਇ।” ` ਗੂਜ ੩, ੩, ੩ : ੨ (490) 
ਨਿਕਾਚੇ -- ਨਿਰੋਲ ਕੱਚੇ 


“ਜੋ ਮਰਿ ਜੰਮਹਿ ਕਾਚ ਨਿਕਾਚੇ।”. 
- ਮਾਰੂ ੩, ਸੋਲਾ ੧੨, ੬ : ੨ (1055) 
ਨਿਕਾਣਿਆ -- ਬੇ ਮੁਥਾਜ 
"ਸਾਧੂ ਸੰਗਿ ਉਧਾਰੂ ਭਏ ਨਿਕਾਣਿਆ।” 


<= ਲਿਐ. ਵਾਰ ੨੭੨੪੧1291) 


1276 








ਨਿਖਿਅਉ 


। ਨਿਕਾਣੀ -- ਬੇਮੁਥਾਜ, ਬੇਪਰਵਾਹ 
“ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ 
ਪਰਵਾਨਾ। `-- ਸੂਹੀ ੫, ਛੰਤ ੪, ੪ : ੪ (779) 
ਨਿਕਾਣੇ -- ਬੇਪਰਵਾਹ, ਬੇਮੁਥਾਜ, 
“ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ 
ਭਏ ਨਿਕਾਣੇ । ”-- ਸੂਹੀ ੫, ੫੧, ੪ : ੨ (748) 
ਨਿਕਾਮੀ -- ਨਿਕੰਮੀ 
“ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ।”” 
- ਮਾਰੂ ੫, ਵਾਰ ੧੪ : ੨ (1099) 
ਨਿਕਾਰਿ -- ਨਿਕਾਲ, ਕੱਢ 
''ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ 
ਨਿਕਾਰਿ।” _ -- ਦੇਵ ੯, ੨, ੧ : ੨ (536) 
ਨਿਕਾਲਾ -- ਬਾਹਰ ਕੱਢਣ ਦਾ ਭਾਵ, ਇਥੇ ਦੇਸ਼ 
ਨਿਕਾਲਾ 
“ਰੋਵੈ ਰਾਮੁ ਨਿਕਾਲਾ ਭਇਆ। ” 
- ਰਾਮ ਡੇ, ਵਾਰ ੧੪ਸ, ੧. ੧ : ੫ (953) 
ਨਿਕਾਲਿਅਨੁ =- ਬਾਹਰ ਕਢੇ 
ਚਿਲਕਿਓਨੁ । ”-- ਰਾਮ ਬਸ, ਵਾਰ ੪ : ੪ (967) 
ਨਿਕੀ -- ਛੋਟੀ, ਲਘੂ ਅਕਾਰ ਦੀ 


ਜਾਣਾ। ” - ਰਾਮ ੩, ਅਨੰ ੧੪ : ੪ (918) 


ਨਿਕੁਟੀ -- ਛੋਟੀ, ਨਿਕੀ 


ਨਹੀ ਬੂਝੈ।` -- ਸਿਰੀ ਬੇਣੀ, ੧, ੫ : ੧ (93) 
ਨਿਕੋਰ -- ਨਿਰੋਲ 
“ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ।” 
੮ ਸੂਹੀ ੩, ਅਸ ੩, ੧੬ : ੨ (755) 
ਨਿਖੰਜਨੁ -- ਨਾਸ ਕਰਨ ਵਾਲਾ 
"ਭੈ ਭੈਜਨੁ ਅਤਿ ਪਾਪ ਨਿਖੰਜਨੂ ਮੇਰਾ ਪ੍ਰਭੁ ਅੰਤਿ 
ਸਖਾਈ। ”-- ਰਾਮ ੩, ਅਸ ੩, ੨੦ : ੧ (910) 


ਨਿਖੰਜਨੋ -- ਨਾਸ/ਨਿਕੰਮਾ/ਨਿਰਅਸਰ ਕਰ ਦੇਣ _ 


ਵਾਲਾ 
ਨਿਖੰਜਨੋ। ” -- ਰਾਮ ਸੂੰਦ, ਸਦ ੨ : ੪ (923) 
ਨਿਖਿਅਉ -- ਅਬਿਨਾਸੀ, ਨਾਸ ਰਹਿਤ 


“ਤਉ ਹੋਇ ਨਿਖਿਅਉ ਅਖੇ ਪਦੁ ਲਹੈ।” 


ਨਿਖਟਈ 


1377 


ਨਿਗੁਸਾਂਏ 





-- ਗਉ ਕਬ, ਬਾਅ ੮ : ੪ (340) 
ਨਿਖੁਟਈ -- ਮੁਕੇ, ਘਟ ਹੋਏ 
“ਅੰਤਰਿ ਨਵਨਿਧਿ ਨਾਮੁ ਹੈ ਖਾਨਿ ਖਰਚਨਿ ਨ 
ਨਿਖੁਟਈ ਹਰਿ ਗੁਣ ਸਹਜਿ ਰਵੰਨਿ।” 
-- ਸੂਹੀ ੩, ਅਸ ੩, ੩੨ : ੨ (756) 


-- ਮਲਾ ੧, ਵਾਰ ੨੬ : ੮ (1230) 
ਨਿਖੁਟਤ -- ਖਤਮ ਹੋਣਾ, ਮੁਕਣਾ 
“ਪੀਵਿ ਰਹੇ ਜਲ ਨਿਖੁਟਤ ਨਾਹੀ ।” 
-- ਗਉਂ ਕਬ, ੧, ੩ : ੨ (323) 
“ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ 
ਭਰੇ ਭੰਡਾਰੇ । -- ਸਾਰ ੫, ੮੦, ੨ : ੧ (1220) 
ਲਿਖੁਟਿ -- ਮੁਕਣਾ, ਖਤਮ ਹੋਣਾ 
“ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ। ” 
-- ਗਉ ੫, ਵਾਰ ੯ਸ, ੫, ੧ : ੩ (320) 
ਨਿਖੁਟੀ -- ਮੁਕ ਗਈ, ਖਤਮ ਹੋ ਗਈ 
“ਤੂਟੇ ਤਾਗੇ ਨਿਖੁਣੀ ਪਾਨਿ।” 
- ਗੋਂਡ ਕਬ, ੬, ੧ : ੧ (671) 
ਨਿਖੁਟੀਅਸੁ -- ਖਤਮ ਹੋ ਗਈਆਂ, ਮੁਕ ਗਈਆਂ 
“ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰਤੇ । ” 
-- ਗਉ ੪, ਵਾਰ ੩੨ : ੬ (317) 
ਲਿਖੁਟੇ -- ਖਤਮ ਹੋ ਭਾਵ ਨਾਸ ਹੋ ਜਾਂਦਾ ਹੈ, ਹਾਰ 
ਜਾਂਦਾ ਹੈ ਰ੍ 
“ਕੜ ਲਿਖੁਟੇ ਨਾਨਕਾ ਓੜਕਿ ਸਚਿ ਰਹੀ।” 
___ = ਰਾਮ ੩, ਵਾਰ ੧੩ਸ, ੧, ੨ : ੬ (953) 


ਹੋਰ ਰੂਪ -- ਨਿਖੁਟੈ - 





ਨ ਕੀਮਤਿ ਹੋਇ।” (ਮੁਕੇ 
-- ਸੋਰ ੩. ੨, ੧: ੨ (600) 
ਨਿਖੂਟਸਿ -- ਮੁਕਦਾ, ਖਤਮ ਹੁੰਦਾ 
“ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ 
ਨਾਹਿ।” _-- ਆਸਾ ੧, ੩੨. ੪ : ੨ (358) 
ਲਿਖੂਟਾ -- ਮੁਕ ਗਿਆ, ਖਤਮ ਹੋ ਗਿਆ 
-- ਆਸਾ ਕਬ, ੧੧, ੧ : ੧ (478) 


ਨਿਖੂਟਿ - ਮੁਕ 





“ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ !” 
- ਗੂਜ ੫, ੨੯, ੧ : ੨ (502) 
ਨਿਖੂਟੈ -- ਮੁਕੇ, ਖਤਮ ਹੋਵੇ 
“ਜਾ ਕਾ ਦਾਨੁ ਲਿਖੂਫੈ ਨਾਹੀ।” 
-- ਆਸਾ ੫, ੯੯, ੨ : ੧ (395) 
ਨਿਖੇਧ -- ਮਨਾਹੀ ਵਾਲੇ, ਅਯੋਗ 
“ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ 
ਲੇਹੀ।” -- ਧਨਾ ਕਬ, ੫, ੪ : ੧ (692) 
ਨਿਖੇਧਿਆ -- ਨਿਰਾਦਰਿਆ, ਨਿਕਾਰਿਆ, 
ਨਿੰਦਿਆ 
“ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ 
ਨ ਜਾਇ ਨਿਖੋਧਿਆ।” 
- ਕੇਦਾ ੫, ਛੰਤ ੧, ੩ : ੪ (1122) 
ਨਿਗਹਾਰ -- ਨਿਗਾਹ ਵਿਚ ਰਖਨ ਵਾਲੇ ਭਾਵ 
ਜਮਦੂਤ 
“ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ 
ਨਿਗਹਾਰ । ” -- ਮਾਰੂ ੫, ੧੪, ੨ : ੧ (1002) 
ਨਿਗਤਿਆ -- ਜਿਨ੍ਹਾਂ ਦੀ ਕੋਈ ਗਤੀ ਨਹੀਂ, ਦੁਰਗਤ 


ਵਾਲੇ 
“ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ 
ਤੂ ਥਾਉ।” _ - ਸਾਰ ੫, ੧, ੨ : ੧ (1202) 
ਨਿਗਮ -- ਵੇਦਾਂ ਦਾ ਮੰਤਰ ਭਾਗ ਭਾਵਾ ਵੇਦ 
“ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ 
ਪਾਵਹੇ। ”-- ਆਸਾ ੫, ਛੰਤ ੧੦, ੩ : ੩ (459) 
“ਜਾ ਕੇ ਨਿਗਮ ਦੂਧ ਕੇ ਠਾਟਾ।” (ਭਾਵ ਧਰਮ 
ਪੁਸਤਕਾਂ) -- ਸੋਰ ਕਬ, ੫, ੧ : ੧ (655) 
ਹੋਰ ਰੂਪ -- ਨਿਗਮੰ -- 
ਨਾਮ ਕੀਰਤਨਹ। ” 
- ਸਸ ੫, ੩੧ : ੧ (1356) 
ਨਿਗਮੁ -- 
“ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ 
ਪੂਰੇ ਗੁਰ ਕਾ ਬਚਨੁ ਉਪਰਿ ਆਇਆ। ” 
(ਵੇਦ ਭਾਵ ਗਿਆਨ) 
-- ਗਉਂ ੪, ਵਾਰ ੮ਸ, ੪, ੨ : ੭ (304) 
ਨਿਗੁਸਾਂਏ -- ਨਿਗੁਰੇ, ਨਿਖਸਮੇ 
“ਕਬੀਰ ਨਿਗੁਸਾਂਏ ਬਹਿ ਗਏ ਥਾਂਘੀ ਨਾਹੀ ਕੋਇ ।” 








-- ਸਲੋ ਕਬ, ੫੧ : ੧ (1367) 
ਨਿਗੁਣੀਆ -- ਗੁਣ ਵਿਹੂਣੀ, ਗੁਣਾਂ ਰਹਿਤ 
ਅਪਾਰਾ। " - ਗਉ ੩, ਛੰਤ ੩, ੪ : ੧ (245) 


ਨਿਗੁਰਾ -- ਜਿਸ ਦਾ ਕੋਈ ਗੁਰੂ ਨਹੀਂ, ਗੁਰੂਹੀਨ 


“ਸੋ ਨਿਗੂਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ 
ਜਾਵਣਿਆ।” 
- ਮਾਝ ੩, ਅਸ ੧੪, ੨ : ੩ (117) 

ਨਿਗੁਰਿਆ - ਜਿੰਨਾਂ ਦਾ ਕੋਈ ਗੁਰੂ ਨਹੀਂ 

ਤੂ ਮਾਣੂ।" _ ਮਾਰੂ ੧, ੧6, ੩ ! ੧ (982) 
ਨਿਗੁਰੀ -- ਗੁਰੂ ਰਹਿਤ 

=ਵਡਾ ਦਾਣਾ ਜਰਮਮਿ ਜਾਦਾ ਨਿਗੁਰੀ ਸੰ ਰੋ 
ਲੋਕਾਈ। ”-- ਰਾਮ ੩, ਅਸ ੪, ੧੨ : ੧ (912) 
ਨਿਗੁਰੇ -- ਗੁਰੂ ਰਹਿਤ 

“ਨਿਗੁਰੇ ਕਉ ਗਤਿ ਕਾਈ ਨਾਹੀ। ” 

- ਆਸਾ ੩, ੪੦, ੩ : ੩ (361) 
ਨਿਗੂਹ -- ਮਨ ਇੰਦਰੀਆਂ ਨੂੰ ਰੋਕਨ ਦੀ ਕਿਰਿਆ 
“ਪਾਂਚਉ ਇੰਦੀ ਨਿਗੁਹ ਕਰਈ। ” 

-- ਗਉ ਕਬ, ਸ਼ਾਅ ੨੭ : ੩ (341) 
ਹੋਰ ਰੂਪ -- ਨਿਗ੍ਰਹਿ -- 

“ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ੂਹਿ 
ਬੇਬਾਣੈ। `-- ਗਉ ੧, ਛੰਤ ੨, ੩ : ੫ (243) 


''ਹਨੂ ਨਿਗ੍ਰਹੁ ਕਰਿ ਕਾਇਆ ਛੀਜੈ। ” 
-- ਰਾਮ ੧, ਅਸ ੫, ੧ : ੧ (905) 


ਨਿਘਰਤ -- ਧਸਦੇ, ਗਡੇ ਜਾਂਦੇ, ਨਿਘਰਦੇ ਜਾਂਦੇ 


“ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ | 


ਬਾਂਹ ਪ੍ਰਭੂ ਪਕਰਾਇ ਜੀਉ।” 
-- ਆਸਾ ੨, ਛੰਤ ੧੨, ੪ : ੨ (447) 
ਹੋਰ ਰੁਪ -- ਨਿਘਰਤੁ -- 
“ਮੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ 
ਕਾਢਿ ਕਢਾਵੈਗੇ। ” 
-- ਕਾਨ ੪, ਅਸ ੫, ੪; ੧ (1311) 
ਨਿਘਰਿਆ -- ਬੇਘਰੇ 
ਘਰਿ ਆਉ।”” -- ਸਲੋ ਫਰ, ੯੩ : ੧ (1382) 





| ਨਿਚੀਜਿਆ -- 





ਨਿਚੰਦੁ - ਬੇਫਿਕਰ 
“ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ 


ਨਿਚੰਦੁ।” __-- ਸਿਰੀ ੩, ੪੧, ੨ : ੨ (29) 
ਨਿਚਿੰਦ -- ਨਿਸਚਿੰਤ, ਬੇਫਿਕਰ 

“ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ 
ਹੋਇ ਨਿਚਿੰਦ ਨਿਸਚੁ ਹੋਇ ਰਹੀਐ।” 

- ਵਡ ੪, ਵਾਰ ੨੧ : ੪ (594) 
ਹੋਰ ਰੁਪ -- ਨਿਚਿੰਦਾ -- 
“ਲਬੁ ਲੋਭੁ ਤਜਿ ਹੋਹੁ ਨਿਚਿੰਦਾ। ” 
- ਮਾਰੂ ੧, ਸੋਲਾ ੨੧, ੧ : ੨ (1041) 
ਨਿਚਿੰਦੁ -- 
“ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ 
ਨਿਚਿੰਦੁ।” (ਬੇਫਿਕਰ) 

- ਰਾਮ ੧, ਓਅੰ ੧੨ : ੪ (931) 
“ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ 
ਕਉ ਕੁਰਬਾਣੁ । ”-- ਸੋਰ ੫, ੬੨, ੧ : ੨ (624) 

ਨਿਜ -- !. ਆਪਣੇ, ਜੋ ਪਰਾਇਆ ਨਹੀਂ 

“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ 
ਹੋਇਗੋ ਫੇਰਾ।-- ਗਉ ੫, ਸੋਹ ੫, ੩ : ੨ (13) 
2. ਖਾਸ, ਵਿਸ਼ੇਸ਼ , 

“ਨਿਜ ਭਗਤੀ ਸੀਲਵੰਤੀ ਨਾਰਿ। ” (ਖਾਸ ਭਗਤੀ 
ਜੋ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਨ ਹੋਵੇ) 

-- ਆਸਾ ੫, ੩, ੧ : ੧ (370) 

“ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ 
ਭਗਤ ਨਿਜ ਭਈਆ। ” (ਖਾਸ ਭਗਤ) 

- ਬਿਲਾ ੪, ਅਸ ੩, ੩ : ੧ (834) 

ਨਿਜਸੁਖ -- ਆਪਣੇ ਨਾਲ ਸਦਾ ਟਿੱਕੇ ਰਹਿਣ 
ਵਾਲਾ ਅਨੰਦ, ਭਾਵ ਆਤਮਕ 


ਅਨੰਦ, 
“ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜਸੁਖ ਮਾਹਿ 


ਸਮਾਇਆ।” -- ਬਸੰ ੯, ੩, ੨ : ੨ (1166) 
ਨਿਜਘਰਿ -- 1. ਆਤਮ ਸਰੂਪ ਵਿਚ, ਆਪਣਾ 


-- ਸਿਰੀ ੧, ੧੨, ੩ : ੨ (18) 
“ਸਤਿਗੁਰ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ 


ਨਿਜਥਾਇ 


1379 


ਨਿਤਪ੍ਰਤਹ 





ਵਾਸਾ ਪਾਵਣਿਆ। (ਅਸਲੀ ਘਰ, ਵਾਹਿਗੁਰੂ 
ਦੀ ਹਜ਼ੁਰੀ)-- ਮਾਝ ੩. ਅਸ ੧੮, ੩ : ੩ (120) 


” (ਪ੍ਰਭੂ 
ਦੀ ਹਜੂਰੀ) -- ਗਉ ੫, ੮੫,੪:੧(161) 
“ਘਰ ਮਹਿ ਨਿਜਘਰੁ ਪਾਇਆ ਸਤਿਗੁਰ ਦੇਇ 
ਵਡਾਈ। ” (ਪ੍ਰਭੂ ਦਾ ਮਹੱਲ/ ਦਰਬਾਰ) 
- ਵੱਡ ਡੇ, ਛੰਤ ੬, ੪ : ੫ (572) 
2. ਆਪਣਾ ਘਰ 
“ਸਚੈ ਕੋਟਿ ਗਿਰਾੀਂਇ ਨਿਜਘਰਿ ਵਸਿਆ। ” 


-- ਮਾਝ ੧, ਵਾਰ ੧੮ : ੩ (146) 


ਨਿਜਥਾਇ -- ਆਪਣੇ ਅਸਲ ਟਿਕਾਣੇ 
“ਅਠਾਰਹ ਸਿਧੀ ਪਿਛੇ ਲਗੀਆ ਫਿਰਨਿ ਨਿਜਘਰਿ 
ਵਸੈ ਨਿਜਥਾਇ। ” 
- ਸਿਰੀ ੪, ਵਾਰ ੨੧ਸ, ੩, ੨ : ੨ (91) 
ਨਿਜਧਾਰੀ -- ਆਪਣੇ ਉਤੇ ਧਾਰਨ ਕੀਤਾ 
ਰਸਿ ਰਸੂਉ ਹੀਅਉ।” 
- ਸਵ ੪, ਬਲ ੨ : ੨ (1405) 
ਨਿਜਪਤਿ -- ਜੋ ਆਪਣਾ ਮਾਲਕ ਆਪ ਹੈ, ਸੁਤੰਤਰ 
“ਸੋ ਸੰਮ੍ਥੁ ਨਿਜਪਤਿ ਹੈ ਦਾਤਾ। ” 
-- ਗਉ ਕਬ, ਅਸ ੩੮, ੪ : ੨ (330) 
ਨਿਜਪਦ -- ਆਤਮ ਪਦ, ਤੁਰੀਆ ਅਵਸਥਾ 
“ਨਿਜਪਦ ਉਪਰਿ ਲਾਗੋ ਧਿਆਨੁ।” (ਆਪਣੇ 


ਸਰੂਪ ਦੀ ਲਖਤਾ ਉਤੇ ਧਿਆਨ ਜੋੜਿਆ ਹੈ) . 


- ਭੈਰ ਕਬ, ੧੦, ੧" : ੧ (1159) 
ਰੌਰ ਰੂਪ -- ਨਿਜਪਦੁ -- 
“ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ 
__ਨਿਜਪਦੁ ਪਾਈਐ।” (ਸੈ ਸਰੂਪ) 


- ਪ੍ਰਭਾ ੧, ੬, ੪ : ੨ (1329) 
ਨਿਜਮਹਲੀ -- ਆਪਣੇ ਅਸਲੀ ਘਰ, ਹਰੀ ਦੀ 
ਬਜਾਵੈਗੋ । `-- ਕਾਨ ੪, ਅਸ ੪, ੫ : ੨ (1310) 
ਨਿਜਮਤਿ -- ਆਪਣੀ ਪਕੀ ਰਾਇ 
“ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ 
ਨਿਜਮਤਿ ਏਹ। ” 


- ਗੋਂਡ ਨਾਮ, ੩, ੨ : ੨ (874) 
ਨਿਜੁ - !. ਖਾਸ, ਵਿਸ਼ੇਸ਼ 
"ਜੋ ਜਨੁ ਭਗਤੁ ਦਾਸੁ ਲਿਜੁ ਪ੍ਰਭ ਕਾ ਸੁਣਿ ਜੀਵਾਂ 
। ਤਿਸੁ ਸੋਇ। -- ਸਾਰ ੫, ੯੭, ੧ : ੧ (1223) 
2. ਆਪਣਾ ਆਪ, ਸ੍ਰੈ ਸਰੂਪ 
“ਗੁਰ ਅਰਜਨ ਕਲ੍ਹਚਰੈ ਤੈ ਸਹਜਿ ਜੋਗੁ ਨਿਜੁ 
ਪਾਇਯਉ। -- ਸਵ ੫, ਕਲ ੮ : ੬, (1408) 
(ਨਿਜੁ ਜੋਗ ਭਾਵ ਅਸਲੀ ਮਿਲਾਪ) 
ਨਿਝਰ -- (ਸੰ. ਜਿਝੰ₹) ਇਕ ਰਸ/ਲਗਾਤਾਰ/ 
ਨਿਰੰਤਰ ਚਲਣ ਵਾਲਾ, ਝਰਨਾ 
(ਚਸ਼ਮਾ) 
“ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ 





ਮਨੂਆ ਰਾਤੋ ਰੇ। ” 
-- ਰਾਮ ਕਬ, ੧, ੪ : ੧ (969) 

ਹੋਰ ਰੁਪ -- ਨਿਝਰੁ -- 
“ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ 

ਪਰਚਾ ਪਾਈਐ। ” 


- ਸੂਹੀ ੧, ੮, ੩ : ੨ (730) 
ਨਿਡਰਿਆ -- ਨ ਤਰਨ ਵਾਲੇ, ਡਰ ਰਹਿਤ, ਡਰ 
ਤੋਂ ਖਾਲੀ/ਵਿਹੂਣੇ 
“ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ । ” 

-- ਸਿਰੀ ੧, ਅਸ ੩, ੩ : ੩ (54) 
ਨਿਡਰੁ - ਬੇਖੌਫ, ਨਿਰਭਉ 
“ਤਬ ਕਵਨ ਨਿਡਰੁ ਕਵਨ ਕਤ ਡਰੈ।” 
-- ਗਉਂ ੫. ਸੁਖ ੨੧, ੨ : ੮ (291) 
ਨਿਡਰੇ -- ਬੇ ਖੌਫ, ਨਿਰਭਉ 
“ਨਿਡਰੇ ਕਉ ਕੈਸਾ ਡਰੁ ਕਵਨੁ ।” 
-- ਗਉ ੧, ਅਸ ੨,੫ : ੨ (221) 
ਨਿਤ -- ਸਦਾ, ਹਮੇਸ਼ਾਂ, ਹਰ ਰੋਜ਼ 
“ਨਿਤ ਨਿਤ ਜੀਅੜੇ ਸਮਾਲੀਅਨਿ ਦੇਥੈਗਾ 
ਦੇਵਣਹਾਰੁ । ” -- ਗਉ ੧, ਸੋਹ ੧, ੨ : ੧ (12) 
ਨਿਤਹਿ -- ਹਮੇਸ਼ਾਂ, ਸਦਾ, ਨਿਤ 
“ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲ ਨਿਤਹਿ 
ਨਿਤ ਹੇਰੈ।' -- ਦੇਵ ੫, ੧੨, ੧ : ੨ (530) 
ਨਿਤਪ੍ਰਤਹ -- ਹਰ ਰੋਜ਼, ਹਮੇਸ਼ਾਂ, ਸਦਾ 
-- ਸਸ ੫, ੪੨ : ੫ (1357) 


ਨਿਤਪ੍ਰਤਿ 1380 ਨਿੰਦਕ 








ਭੂਲੀਐ। ”-- ਜੈਤ ੫, ਛੰਤ ੨, ੧ : ੩ (704) | “ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ 

ਹੋਰ ਰੂਪ -- ਨਿਤਪਤੇ -- ਤੂ ਥਾਉ।” _ - ਸਾਰ ੫, ੧, ੨ : ੧ (1202) 
“ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ | ਨਿਥਾਵੇ -- ਜਿਸ ਦਾ ਕੋਈ ਟਿਕਾਣਾ ਨਾ ਹੋਵੇ 
ਨਿਤਪ੍ਤੇ । ` -- ਸਸ ੫, ੬੧ : ੧ (1359) “ਗੁਰ ਚਰਣ ਕਮਲ ਗੁਰਿ ਧਨੁ ਦੀਆ ਮਿਲਿਆ 


ਨਿਤਬਾਲਾ -- ਸਦਾ, ਜੁਆਨ ਨਿਥਾਵੇ ਥਾਉ। ”-- ਸਿਰੀ ੫, ੮੮, ੧ : ੨ (48) 
“ਪੂਰਨ ਪੁਰਖੁ ਨਵਤਨੁ ਨਿਤ ਬਾਲਾ। ਨਿੰਦ =- ।. ਨਿੰਦਾ ਭਰੀ 
- ਗਉ ੫. ਅਸ ੧੧, 2 : ੧ (240) | “ਸ੍ਵਣ ਸੋਹੇ ਸੁਣਿ ਨਿੰਢ ਵੀਚਾਰ।” 
ਨਿਤਾ -- ਹਮੇਸ਼ਾ, ਨਿਤ -- ਗਉ ੫, ੮੯, ੧ : ੨ (162) 
“ਗੋਬਿੰਦ ਬਸੈ ਨਿਤਾ ਨਿਤ ਚੀਤ। ” 2. ਨਿੰਦਾ, ਨਿੰਦਿਆ 
- ਗਉ ਕਬ, ਅਸ ੪੦, ੨ : ੪ (331) “ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ।” 
ਨਿਤਾਣਾ -- ਤਾਣ ਹੀਨ, ਕਮਜ਼ੋਰ, ਬਲਹੀਣ -- ਗਉ ੫, ਥਿਤੀ ੯ : ੩ (298) 
“ਤਾਣ ਹੋਦੇ ਹੋਇ ਨਿਤਾਣਾ। ” ਨਿੰਦਉ -- ਨਿੰਦਿਆ ਕਰੋ, ਦੋਸ਼ ਕਢੋ 
- ਸਲੋ ਫਰ, ੧੨੮ : ੨ (1384) | “ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ।” 
ਨਿਤਾਣਿਆ -- ਤਾਣ ਰਹਿਤ ਪ੍ਰਾਣੀਆਂ/ਕੰਮਜ਼ੋਰਾਂ/ - ਗਉ ਕਬ, ੭੧, ੧" : ੧ (339) 
ਮਾੜਿਆਂ ਦਾ ਰ ਨਿੰਦਸਿ -- ਨਿੰਦਦੀ ਹੈ, ਦੋਸ਼ ਕਢਦੀ ਹੈ 
“ਸਾਹਿਬ ਨਿਤਾਣਿਆ ਕਾ ਤਾਣੂ।” “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ। ” 
- ਸਿਰੀ ੫, ਅਸ ੨੬, ੧“ : ੧ (70) - ਧਨਾ ਭ੍ਰਿਲੋ, ੧, ੧" : ੧ (695) 


ਨਿਤਾਣੀ -- ਤਾਣਹੀਣ, ਬਲਹੀਣ, ਕਮਜ਼ੋਰ ਨਿੰਦਹਿ` -- ਨਿੰਦਦਾ ਹੈ, ਦੋਸ਼ ਕਢਦਾ ਹੈ 
“ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ | “ਤਿਹ ਨਿੰਦਹਿ ਜਿਹ ਗੰਗਾ ਆਨੀ।” 


ਮਹਲੀ।”” _ -- ਤੁਖਾ ੧, ਬਾਰਾ ੭ : ੫ (1108) -- ਗਉਂ ਕਬ, ੪੪, ੨ : ੨ (352) 
ਹੋਰ ਰੂਪ - ਨਿਤਾਣੀਆ -- ਹੋਰ ਰੂਪ -- ਨਿੰਦਹੁ - 
“ਹੋਦੇ ਤਾਣਿ ਨਿਤਾਣੀਆਂ ਰਹਹਿ “ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ 
ਨਿਮਾਨਣੀਆਹ। ” ਏਕ੍ਂ। _- ਸੂਹੀ ਕਬ, ੫, ੪ : ੧ (793) 
- ਸਿਰੀ ੪, ਵਾਰ ੭ਸ, ੧, ੨ : ੫ (85) | ਨਿੰਦਕ -- ਨਿੰਦਾ ਕਰਨ ਵਾਲਾ 
ਨਿਤਾਣੂ -- ਬਲਹੀਣਾਂ/ਨਿਤਾਣਿਆਂ ਦਾ “ਅਸੰਖ ਨਿੰਦਕ ਸਿਰਿ ਕਰਹਿ ਭਾਰੁ।” 
“ਸਤਿਗੁਰੁ ਮੇਰਾ ਤਾਣੁ ਨਿਤਾਣੁ ।” - ਜਪੁ ੧, ੧੮ : ੮ (4) 
- ਭੈਰ ੫, ੨੪, ੩ : ੧ (1142) । ਹੋਰ ਰੂਪ -- ਨਿੰਦਕਾ -- 
ਨਿਤਾਣੇ -- ਬਲਹੀਣ, ਕੰਮਜ਼ੋਰ “ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ 
“ਜਿਨੀ ਸਤਿਗੁਰੂ ਸੇਵਿਆ ਤਾਣੁ ਨਿਤਾਣੇ ਤਿਸੁ।” ਆਪਿ ਵਧਾਈ। ” 
`_. - ਬਿਲਾ ੪, ਵਾਰ ੧੨ਸ, ੩, ੨ : ੧ (854) - ਗਉ ੪, ਵਾਰ ੧੩ਸ, ੪, ੧ : ੪ (307) 
ਨਿਤਾਪ੍ਰਤਿ -- ਹਮੇਸ਼ਾ/ਸਦਾ/ਹਰ ਰੋਜ਼ ਦੀ ਨਿੰਦਕਾਂ -- ੍ 
“'ਵਰਤੁ ਨੇਮੁ ਨਿਭਾ ਪ੍ਰਤਿ ਪੁਜਾ।” "'ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ 
_` -- ਬਿਲਾ ੩, ਵਾ ੧, ੭ : ੫ (841) ਦੇਇ ਸਜਾਈ। ” 
ਨਿਤਿ -- ਹਮੇਸ਼ਾਂ, ਸਦਾ, ਹਰ ਰੋਜ਼ ਸਿ - ਗਉ ੪, ਵਾਰ ੩੦ਸ, ੪, ੨ : ੫ (316) 
“ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ | _ ਨਿੰਦੰਕਿ - 





ਨਿਦਲਿਅਉ 
“ਨਿੰਦਕਿ ਅਹਿਲਾ ਜਨਮੁ ਗਵਾਇਆ। ” 
(ਨਿੰਦਕ ਨੇ)-- ਆਸਾ ੫, ੪੧, ੧" : ੧ (380) 
ਨਿੰਦਕੁ -- 
“ਨਿੰਦਕੁ ਮੁਆ ਉਪਜਿ ਵਡ ਤਾਪੁ।” 

-- ਗਉਂ ੫, ੧੬੭, ੨ : ੨ (199) 
ਨਿਦਲਿਅਉ -- ਦਲਿਆ, ਕੁਚਲਿਆ 
“ਪੰਚਾ ਹਰੁ ਨਿਦਲਿਅਉ ਸੁੰਨ ਸਹਿਜ ਨਿਜ ਘਰਿ 

ਸਹਾਰ੍ਹਉ।”” -- ਸਵ ੫, ਕਲ ੯ : ੨ (1406) 
ਨਿੰਦਾ -- ਔਗੁਣ ਕਢਣ ਦੀ ਕਿਰਿਆ 
“ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ 
ਹੰਡਾਲ - ਸਿਰੀ ੧, ੪, ੧: ੨ (।5) 
ਨਿਦਾਨ - ਅੰਤ ਨੂੰ, ਓੜਕ ਨੂੰ, ਆਖਰ ਨੂੰ 
“ਰਾਖਨਹਾਰ ਰਖਿ ਲੇਇ ਨਿਦਾਨ । 

- ਗਉ ੫, ੯੨, ੨ : ੨ (183) 
ਹੋਰ ਰੂਪ -- ਨਿਦਾਨਾ -- 

“ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ 
ਨਿਦਾਨਾ।” (ਓੜਕ/ਅੰਤ ਨੂੰ) 

-- ਗਉ ੫, ਛੰਤ ੨, ੩ : ੨ (246) 
ਨਿਦਾਨਿ -- ।. ਅੰਤ ਨੂੰ, ਓੜਕ 
“ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ 

ਨਿਦਾਨਿ। ” 
2. (ਨਾਦਾਨ) ਮੂਰਖ, ਬੇਸਮਝ, ਨਾਦਾਨ 
_ “ਕਹਿ ਰਵਿਦਾਸ ਨਿਦਾਨਿ ਦਿਵਾਨੇ।” 

- ਸੂਹੀ ਰਵਿ, ੨, ੩ : ੩ (794) 
ਨਿੰਦਿਆ -- ਨਿੰਦਾ, ਦੋਸ਼ ਕਵਣ ਦੀ ਕਿਰਿਆ 
“ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ 

ਨਹਿ ਕੀਨੀ।” -- ਸੋਰ ੯, ੩, ੧" : ੨ (632) 
ਨਿੰਦੀਐ -- ਦੀ ਨਿੰਦਾ ਕਰੀਏ, ਦੇ ਦੋਸ਼ ਕਢੀਏ _ 
ਚੇਰੀ ਕਉ ਮਾਨੁ।” 

- ਸਲੋ ਕਬ, ੧੬੦ : ੧ (1373) 
ਨਿੰਦੁ =- 1. ਨਿੰਦਾ, ਯੋਗ, ਨਿੰਦਨੀਆ, ਬੁਰਾ 
“ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ 


9%$ 


ਖਾਤ।”. -- ਗੂਜ ੫, ੫, ੩ : ੨ (496) 
2, ਨਿੰਦਨਾ 
“ਨਿੰਦੂ ਬਿੰਦੁ ਨਹੀ ਜੀਉ ਨ ਜਿੰਦੋ। ” 


- ਮਾਰੂ ੧, ਸੋਲਾ ੧੫, ੯ : ੧ (1035) 


1381 


- ਸਿਰੀ ੫, ੭੮, ੨ : ੨ (45). 


ਨਿਧਾਨ 
ਨਿੰਦੈ -- ਨਿੰਦਿਆ ਕਰਨ, ਦੋਸ਼ ਕਢਣ 
“ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਢੈ ਤ ਛੋਡਿ 
ਨ ਜਾਈ। ”- ਸੂਹੀ ੪, ਅਸ ੧, ੯ : ੧ (757) 
“ਨਿੰਦਕੁ ਨਿੰਢੈ ਮੁਝੈ ਪਿਆਰਾ। ” (ਨਿੰਦਦਾ ਹੈ) 
ਰ੍ - ਪ੍ਰਭਾ ੧, ੧੨, ੧" : ੨ (1330) 
“ਏਹੁ ਨਿਢੋਸ਼ਾਂ ਮਾਰੀਐ ਹਮ ਦੋਸਾਂ ਦਾ ਕਿਆ 
ਹਾਲੂ।” - ਸਲੋ ਫਰ, ੩੯ : ੨ (1379) 
ਨਿਦ੍ਰਾ - ਨੀਂਦ 
“ਜਿਉ ਸੁਪਨੈ ਨਿਸਿ ਕੁਲੀਐ ਜਸ ਲਗਿ ਨਿਢ੍ਰਾ 
ਹੋਇ।”” _- ਸਿਰੀ ੧, ਅਸ ੧੫, ੭ : ੧ (63) 
ਨਿਧਨ -- ਨਿਰਧਨ, ਗਰੀਬ 
“ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ 
ਕਹੀਅਹਿ।” _ -- ਸਵ ੩, ੧੧ : ੧ (1394) 
(ਮਹਾਨਕੋਸ਼ ਅਰਥ “ਮਰਣ” ਕਰਦੇ ਹਨ) 
ਨਿਧਨਿਆ -- ਧਨ ਵਿਹੂਣਿਆਂ, ਗਰੀਬਾਂ 
“ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ 
ਤਣ] ” _.-- ਨੀਰੂ ੧. ੧੦, ੩੧੧੦੩) 
ਨਿਧਰਿਆ -- ਨਿਰਾਸਰੇ, ਨਿਆਸਰੇ 
“ਮੇ ਨਿਧਰਿਆ ਧਰ ਏਕ ਤੂ ਮੇ ਤਾਣੂ ਸਤਾਣਾ।” 
-- ਆਸਾ ੧, ਅਸ ੨੦, ੧: ੨ (421) 
ਨਿਧਾਨ -- ਖਜਾਨੇ, ਭੰਡਾਰ, ਨਿਧੀਆਂ ਦਾ ਘਰ, 
ਸੁਖਾਂ ਦਾ ਘਰ 
“ਸਭਿ ਨਿਧਾਨ ਦਸ ਅਸਟ ਸਿਧਾਨ ਨਾਕੁਰ ਕਰ 
ਤਲ ਧਰਿਆ। ”-- ਗੂਜ ੫, ਸੋਦ ੫, ੪ : ੧ (10) 
“ਦੁਖ ਭੰਜਨ ਨਿਧਾਨ ਅਮੋਲੇ। ” (ਭੰਡਾਰ) 
-- ਮਾਝ ੫, ੧੬, > : ੧ (99) 
“ਜਿਸੁ ਮਨਿ ਬਸੈ ਸੁ ਹੋਤ ਨਿਧਾਨ। ” 


-- ਗਉ ੫, ਸੁਖ ੨੪, ੫ : ੪ (295) 




















1382 





- ਮਾਝ ੫, ੨੨, ੪ : ੩ (101) 
ਨਿਧਾਨਾ -- ।. ਖਜ਼ਾਨਾ, ਵੇਖੋ “ਨਿਧਾਨ” 
“ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਲਾ। ” 
(ਖਜ਼ਾਨਾ ਭਾਵ ਹਰਿ) 
ਰ੍ ੨ ਧੋਨਾ ਪੰ. ਦੇ, ਤੇ ੨ । ੧672) 
“ਤਿਸਹਿ ਪਰਾਪਤਿ ਹੋਇ ਨਿਧਾਨਾ। ” (ਭਾਵ ਹਰਿ) 
- ਮਾਰੂ ੫, ਸੋਲਾ ੧੩, ੫ : ੧ (1085) 
2. ਆਤਮ ਅਨੰਦ, ਆਤਮ ਸੰਤੁਸ਼ਟੀ 
“ਤਾ ਮੇਰੈ ਮਨਿ ਭਇਆ ਨਿਧਾਨਾ। ” 
-- ਗਉਂ ੫, ੧੦੦, ੧ : ੨ (186) 
3. ਨਿਧੀਆਂ ਦਾ ਭੰਡਾਰ/ਘਰ 


ਨਿਧਾਨਾ ਪਾਵਹੇ। ” 

- ਆਸਾ ੫, ਛੰਤ ੮, ੪ : ੩ (458) 
ਨਿਧਾਨੀ -- ਨਿਧੀਆਂ/ਸੁੱਖਾਂ ਦਾ ਭੰਡਾਰ/ਖਜ਼ਾਨਾ 
“ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ।” 

- ਕੈਂਦਾ ੫, ੧, ੧" : ੨ (1119) 


ਰ੍ ੨ ਜਪ ੧. ਪੈ 2 8 (21 
“ਨਾਨਕ ਸਚ ਭਏ ਬਿਗਾਨਾ ਗੁਰਿ ਨਿਧਾਨੁ ਰਿਦੈ 
ਲੈ ਰਾਖਿਆ।” (ਭਾਵ ਨਾਮ ਦਾ ਖਜ਼ਾਨਾ) 
- ਗਉ ੫, ੧੬੧", ੪ : ੨ (215) 
“ਏਹੁ ਲਿਧਾਨੂ ਜਪੈ ਵਡਭਾਗੀ ਜੀਉ।” (ਭਾਵ 
ਹਰਿ) - ਗਉ ੫, ੧੬੮", ੩ : ੧ (217) 
“ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ 
ਵਿ (ਨਿਧੀਆਂ/ਸੁਖਾਂ ਦਾ ਘਰ) 
-- ਗਉ ੧, ੧੭, ੭ : ੨ (228) 
ਹਥ ਭੂਮ -= ਥਾਲ -- 
_ “ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ 
ਮਨਿ ਆਇ।” (ਖਜ਼ਾਨਾ) 
`___- ਭੈਰ ਡੇ, ੧੧, ੩ : ੨ (1130) 


ਨਿਧਾਰਾ -- ਨਿਆਸਰਿਆ 


'ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ। ” 
-- ਸਿਰੀ ੫, ੮੩, ੨ : ੪ (47) 
ਨਿਧਿ -- ।. ਨਿਧੀਆਂ 


“ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ 


| 





ਨੀਸਾਣੂ।” 
“ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ।” (ਨੋ 


-- ਸਿਰੀ ੧, ੧੩, ੨ : ੩ (19) 


ਨਿਧੀਆਂ) __-- ਮਾਝ ੫, ੨੩, ੧ : ੧ (101) 
2, ਖਜ਼ਾਨਾ, ਭੰਡਾਰ 
“ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤਿ 
ਨਿਧਿ ਮਾਨਿਆ।” 

- ਸਿਰੀ ੫, ਛੰਤ ੩, ੩ : ੪ (81) 
“ਸਾਧਸੰਗਿ ਪਾਈਐ ਨਿਧਿ ਨਾਮਾ।” 

- ਗਉਂ ੫, ੧੧੬, ੨ : ੧ (189) 
ਨਿਧਿ ਗੁਣ -- ਗੁਣਾਂ ਦਾ ਖਜ਼ਾਨਾ ਭਾਵ ਹਰਿ 
“ਨਿਧਿ ਗੁਣ ਗਾਵਾ ਦੇਖਿ ਹਦੂਰਿ।” 

- ਆਸਾ ੧, ਅਸ ੧, ੭ : ੪ (411) 
ਨਿਧਿ ਜਲੁ -- ਸਮੁੰਦਰੀ ਪਾਣੀ 
“ਅਗਨਿ ਮਹੈ ਜਲੁ ਲੋੜਿ ਲਹੂ ਵਿਣੁ ਗੁਰ ਨਿਧਿ 
ਜਲੂ ਨਾਹਿ। ” - ਸਲੋ ੧, ੯: ੧(1411) 


- ਆਸਾ ੫, ੧੫੪, ੨ : ੪ (408) 
ਨਿਧੀ -- ਨਿਧਿ, ਇਕ ਸ਼ਕਤੀ 
“ਨਵ ਨਿਥੀ ਅਠਾਰਹ ਸਿਧੀ ਪਿਛੇ ਲਗੀਆ ਫਿਰਹਿ 
ਜੋ ਹਰਿ ਹਿਰਦੈ ਸਦਾ ਵਸਾਇ।” 
- ਸੋਰ ੪, ਵਾਰ ੧੯ਸ, ੩, ੧ : ੨ (649) 
ਨਿਧੇ -- ਖਜ਼ਾਨਾ, ਭੰਡਾਰ 
“ਪ੍ਰਾਨ ਮਨੁ ਧਨੁ ਸਰਬਸ੍ੋ ਹਰਿ ਗੁਨ ਲਿਥੇ ਸੁਖ 
ਮੋਰ।” - ਕਾਨ ੫, ੪੮, ੧ : ੧ (1307) 
ਨਿਥੋ -- ਖਜ਼ਾਨਾ 
“ਹਿਰਦੈ ਗਾਵਹੁ ਨਾਮ ਨਿਧੋ।” 
“ ਗਉਂ ੫, ਅਸ ੧੩, ੫ : ੨ (241) 
ਨਿਨਾਉ -- ਬਗੈਰ ਨਾਮ ਦੇ ਰ੍ 
ਨਿਨਾਉ। ” -- ਸਿਰੀ ੪, ਵਣ ੧, ੨ : ੨ (82) 
(ਮਹਾਨਕੋਸ਼ ਇਸ ਦੇ ਅਰਥ “ਬਦਨਾਮ” ਕਰਦਾ 
ਹੈ) 
ਨਿਨਾਮ -- ਨਾਮ ਤੋਂ ਬਿਨਾਂ 
"ਸਾਕਤ ਬੇਸੁਆ ਪੂਤ ਨਿਨਾਮ।” 
- ਗਉਂ ੫, ਅਸ ੭, ੩ : ੨ (239) 


ਨਿਪੰਗੁ -- (ਸੰ. ਜਿਧਨ) ਚਿਕੜ ਰਹਿਤ, ਨਿਰਮਲ, 





ਫ ਰ 
-- ਮਲਾ ੧, ਵਾਰ ਪਸ, ੩, ੨ : ੧ (1280) 
ਨਿਪਜਹਿ -- ਉਪਜੇ, ਪੈਦਾ ਹੋਏ 
ਸੁਲਤਾਨਾਂ । 
-- ਮਲਾ ੧, ਵਾਰ ੨੫ਸ, ੧, ੨ : ੧੮੯ (1290) 
ਰਿ ਪੈਦਾ ਕੀਤੇ, ਉਪਜਾਏ 
“ਕਈ ਕੋਟਿ ਪਾਥਰ ਬਿਰਖ ਨਿਪਜਾਏ। ” 
-- ਗਉ ੫. ਸੁਖ ੧੦, ੩ : ੪ (275) 
ਨਿਪਜਿ = ਪੈਦਾ ਹੋ ਕੇ, ਉਪਜਕੇ 
“ਉਪਜੈ ਨਿਪਜੈ ਲਿਘਜਿ ਸਮਾਈ।” 
-- ਗਉ ਕੰਬ, ੧੧. ੧ : ੧ (325) 
ਨਿਪਜੇ -- ਨੈਟਾ ਹੋਏ 
ਉਪਾਏ।” __ -- ਗਉ ੧, ੧੭, ੧ : ੨ (156) 
ਨਿਪਜੈ -- ਵਧਨਾ, ਪੁਸ਼ਟਤ ਹੋਣਾ 
“ਉਪਜੈ ਨਿਪਜੈ ਨਿਪਜਿ ਸਮਾਈ। ” 
-- ਗਉ ਕਬ, ੧੧, ੧ : ੧ (325) 
ਨਿਪਟਿ -- ਸਰਾਸਰਾ, ਬਿਲਕੁਟ 
“ਨਿਪਟਿ ਬਾਜੀ ਹਾਚਿ ਮੂਕਾ ਪਛੁਤਾਇਓ ਮਨਿ 
ਭੋਰਾ।”  - ਆਸਾ ੫, ੧੫੨, ੨ : ੨ (408) 
ਨਿਪੰਨੇ =- ਨਿਪਜੇ, ਪੈਦਾ ਹੋਏ 
“ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ 
ਖਾਂਹੀ। ” 
-- ਮਲਾ ੧, ਵਾਰ ੨੫ਸ, ੧, ੨ : ੮ (1289) 
ਨਿਪੂਤੇ -- ਔਂਤਰੇ, ਪੁਤਰ ਰਹਿਤ 
“ਜਬ ਕੀ ਮਾਲਾ ਲਈ ਲਿਖੂਤੇ ਤਬ ਤੇ ਸੁਖੁ ਨ 
` ਭੁਇਓ। ” -- ਬਿਲਾ ਕਬ, ੪, ੧" : ੨ (856) 
ਨਿਫਲ -- 1. ਨਿਸਫਲ, ਫਲ ਰਹਿਤ 
“ਸਗਲੀ ਫੂਲੀ ਨਿਫਲ ਨ ਕਾਈ। ” 
-- ਆਸਾਂ ੫, ੫੬, ੩ : ੨ (3675) 
2. ਬੇਅਰਥ, ਅਕਾਰਥ 
“ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ 
__ ਸਭ ਸੇਵਾ।”-- ਸਾਰ ਪਰ, ੧, ੧: ੨ (1253) 
ਨਿਬਹਤ -- ਨਿਭਣਾ, ਤਗਣਾ ਰ 
“ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ । ” 











ਨਿਬੜੈ 
: ੧ (816) 





-- ਬਿਲਾ ੫, ੬੨, ੧" 
ਨਿਬਹਾਵੈ -- ਨਿਭੇਗਾ 
“ਕਰੁ ਗਹਿ ਲੇਹੁ ਓੜਿ ਨਿਬਹਾਵੈ । ” 
-- ਗਉ ੫. ਸੁਖ ੪, ੬ : ੨ (267) 
ਨਿਬਹਿਆ -- ਨਿਭਿਆ, ਪੁਗਿਆ 
“ਪੀਸਤ ਪੀਸਤ ਚਾਬਿਆ ਸੋਈ.ਨਿਬਹਿਆ ਸਾਥ। ” 
- ਸਲੋ ਕਬ, ੨੧੫ : ੨ (1376) 
ਨਿਬਹੀ -- ਨਿਭੀ, ਪੂਰੀ ਚੜੀ ਭਾਵ ਸਫਲ ਹੋਈ 
“ਨਾਨਕ ਨਿਬਹੀ ਖੇਪ ਹਮਾਰੀ।” (ਤੋੜ ਪਹੁੰਚੀ) 
-- ਗਉ ੫, ਸੁਖ ੨੪, ੪ : ੧੦ (295) 
“ਐਥੇ ਓਥੈ ਨਿਬਹੀ ਨਾਲਿ।” (ਤੋੜ ਸਾਥ ਦਿੱਤਾ) 
<> ਰਾਮ ੧. 2, ੨੭੪ (878) 
ਨਿਬਹੈ -- ਤੋੜ ਚੜੇ/ਨਿਭੈ, ਸਾਥ ਦੇਵੇ 
<- 'ਸਿਰੀ ੧, ੨੩; ੧ : ੧ (22) 
ਨਿਬਗ -- ਬਹੁਤ ਸਫੈਦ/ਉਜਲ 
“ਗਲੀ ਜਿਨ੍ਹਾ ਜਪ ਮਾਲੀਆ ਲੋਟੇ ਹਥਿ ਨਿਬਗ। '' 
-- ਆਸ ਕਬ, ੨, ੧ : ੨ (475) 
ਨਿਬਰਿਓ -- ਮੁਕਿਆ 
“ਸੋ ਤਰਵਰੁ ਚੰਦਨੁ ਹੋਇ ਨਿਬਰਿਓ।” 
-- ਭੈਰ ਕਬ, ੫, ੨ : ੨ (11580. 
ਨਿਬਰੀ -- ਮੁਕੀ 
“ਸੋ ਸਲਿਤਾ ਗੰਗਾ ਹੋਇ ਨਿਬਰੀ। ” ਰਿ 
-- ਭੈਰ ਕਬ, ੫. ੧ : ੨ (1158) 
ਨਿਬਲ -- ਕੰਮਜ਼ੋਰ 
“ਇੰਦੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ 
ਪਰਵੇਸ ਨਹੀ।”-- ਸੋਰ ਰਵਿ, ੩, ੨ : ੨ (658) 
ਨਿਬੜਿਆ -- ਮੁਕਿਆ 
“ਨਾਨਕ ਜਿਨ ਕਉਂ ਸਤਿਗੁਰੁ ਮਿਲਿਆ ਤਿਨ੍‌ ਕਾ 
ਲੇਖਾ ਨਿਬੜਿਆ। ” 
ਰ੍ -- ਆਸਾ ੩, ਪਟੀ ੧੮ : ੨ (435) 
“ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ 
-ਜੀਅ ਕਮਾਂਢੇ।” 
-- ਸੋਰ ੪, ਵਾਰ ੨੮ਸ, ੪, ੧ : ੨ (653) 
ਨਿਬੜੈ -- ਮੁਕੇ, ਖਤਮ ਹੋਵੇ 
“ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ। ” 
-- ਸਿਰੀ ੧, ਅਸ ੩, 2 : ੩ (55) 


ਨਿਬਾਸਨ 


1384 


ਨਿਬੋੜਗਹਾਰੋ 


ਨਿਬਾਸਨ -- ਵਾਸ਼ਨਾ ਰਹਿਤ, ਇਛਾ ਰਹਿਤ _| ਨਿਬੇਰਹੁ -- ਮੁਕਾਓ, ਖਤਮ ਕਰੋ 


ਜਾਲਕਾ । '-- ਮਾਰੂ ੫, ਸੇਲਾ ੧੩, ੭ : ੩ (1085) 
ਨਿਬਾਹਿ -- ਸਿਰੇ ਚਾੜ੍ਹੇ, ਪੂਰਾ ਕਰੇ, ਤੋੜ ਚਾੜੇ 
“ਹਰਿ ਇਕ ਤੈ ਕਾਰੈ ਲਾਇਓਨੁ ਜਿਉ ਭਾਵੈ ਤਿੱਵੈ 
ਨਿਬਾਹਿ ਜੀਉ।” 


- ਸਿਰੀ ੫, ਅਸ ੨੯, ੩ : ੩ (73) 


“ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ 


ਪਹੁਚਾਵਹੁ ਦਾਤੇ।” (ਪੂਰਾ ਉਤਾਰੋ) 
-- ਗਉ ੫, ੧੩੫", ੧” : ੨ (209) 
'ਆਪੁਨੀ ਭਗਤਿ ਨਿਬਾਹਿ।” (ਤੋੜ ਚਾੜੋ) 


-- ਆਸਾ ੫, ੧੪੬, ਤਉ 


ਦਾਦੇ ਆਸਾ ੫. ੧੧੫, ੩ : ੨ (399) 
ਨਿਬਾਹੀ -- ।. ਸਾਥ ਦਿਓ, ਤੋੜ ਚਾੜੋ 
“ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ 
ਨਿਬਾਹੀ।”` __-- ਸੋਰ ੫, ੭, ੪ : ੨ (610) 
"ਪਾਰਬ੍ਰਹਮ ਨਿਬਾਹੀ ਪੂਰੀ।” (ਤੋੜ ਚਾੜੀ) 
- ਸੋਰ ੫, ੫੮, ੧ : ੧ (623) 
2. ਸਿਰੇ ਚਾੜੀ, ਪੂਰੀ ਕੀਤੀ 
“ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ 
ਪਤਿਵੰਤ । ”-- ਗਉ ੫, ਬਾਅ ੫੩ : ੫ (261) 
ਨਿਬਾਹੈਂ -- ਨਿਭਾਂਦਾ/ਸਾਥ ਦਿੰਦਾ ਹੈ 
“ਆਦਿ ਮਧਿ ਜੋ ਅੰਤਿ ਨਿਬਾਹੈ। ” 
- ਗਉ ੫, ੧੧, ੧ : ੧ (240) 
ਨਿਬਿਹੋ -- ਸਾਥ ਨਿਭਿਆ, ਤੋੜ ਚੜਿਆ 
“ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਭਿਹੋ 
ਸਾਥਿ।” - ਸਲੋ ੯, ੫੫ : ੧ (1429) 
(ਹੁਣ ਦੀਆਂ ਬੀੜਾਂ ਵਿਚ ਇਹ ਪਾਠ 'ਨਿਬਹਿਓ' 
ਕਰ ਕੇ ਦਿੱਤਾ ਹੋਇਆ ਹੈ) 
ਨਿਬੇਰਓ -- ਮੁਕਾ ਦਿਤਾ 
“ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ 
ਨਿਬੇਰਓ। ”-- ਬਿਲਾ ੧. ਫ਼ੌਤ ੨, ੪ : ੬ (844) 
ਨਿਬੇਰਹਿ -- ਮੁਕਾਉਂਦੇ ਹਨ 
“ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ 
ਪਾਰਾ। ` _ - ਗਉ ਕਬ, ੪੯, ੨ : ੨ (333) 


੧ (407) 














“ਝਗਰਾ ਏਕੁ ਨਿਬੇਰਹੁ ਰਾਮ।” 
-- ਗਉਂ ਕਬ, ੪੨, ੧" : ੧ (331) 
ਨਿਬੇਰਾ -- ।. ਸਮਾਪਤੀ, ਖਾਤਮਾ, ਪਾਰ ਉਤਾਰਾ 
“ਗੁਰ ਪਰਸਾਦੀ ਬੂਝਿ ਲੈ ਤਉ ਹੋਇ ਨਿਬੇਰਾ।” 
- ਗਉਂ ੧, ਅਸ ੧੮. ੧ : ੧ (229) 
“ਸਾਧ ਸੰਗਿ ਸਭੁ ਹੋਤ ਨਿਬੇਰਾ।” (ਝਗੜੇ ਮੁਕ 
ਜਾਂਦੇ ਹਨ) -- ਗਉ ੫, ਸੁਖ ੭, ੧ : ੬ (27।) 
“ਗੁਰ ਪਰਮੇਸਰੁ ਨਾਨਕ ਭੇਟਿਓ ਸਚੈ ਸਬਦਿ 
ਨਿਬੇਰਾ।” (ਪਾਰ ਉਤਾਰਾ) 
- ਰਾਮ ੧,£੬, ੩: ਦੇ (876) 
2. ਫੈਸਲਾ 


“ਮਿਲਿ ਰਾਜਨ ਰਾਮ ਨਿਬੇਰਾ।” 
-- ਸੈਰ ੫, ੫੧, ੧: ੪ (621) 
"ਤਹ ਸਾਚ ਨਿਆਇ ਨਿਬੇਰਾ।” __ 
- ਸੋਰ ੫, ੫੧, ੩ : ੧ (621) 
“ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ।” 
- ਮਾਰ ੧, ਸੋਲਾ ੧੭, ੧੬ : ੨ (1038) 
3. ਹਿਸਾਬ ਭੁਗਤਾਨ ਦੀ ਕਿਰਿਆ 
“ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ।” 
- ਸੋਰ ਕਬ, ੯, ੧" : ੨ (656) 
ਨਿਬੇਰਿ -- ਖਤਮ ਕਰ/ਮੁਕਾ ਲਵੋ 
“ਲੇਉ ਨਿਬੇਰਿ ਆਜੁ ਕੀ ਰਾਤੀ।” 
- ਸੂਹੀ ਕਬ, ੩, ੨ : ੨ (792) 
ਹੋਰ ਰੂਪ -- ਨਿਬੇਰੀ -- 
"ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ 
ਨਿਬੇਰੀ। -- ਸਾਰ ੧, ੧, ੧“ : ੨ (197) 
ਨਿਬੇਰੈ -- 
ਝਗਰੁ ਨਿਬੇਂਰੈ।” (ਖਤਮ ਕਰੇ) 
- ਗੁਜ ੧, ੨, ੩ : ੨ (489) 
ਨਿਬੇਰੋ -- 
"ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ 
ਪਾਹਿ ਨਿਬੇਰੋ।” 
- ਸੋਰ ੫, ੩੫, ੧ : ੧ (618) 
ਨਿਬੇੜਣਹਾਰੋ -- ਫੈਸਲੇ ਕਰਨਾ 
“ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ। ” 


ਨਿਬੇੜਾ 


1385 





-- ਵਣ ੧, ਅਲਾ ੩, ੨ : ੪ (580) 
ਨਿਬੇੜਾ -- ।. ਫੈਸਲਾ 
“ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ 
ਸਚਿ ਨਿਬੇੜਾ ਰਾਮ। ” 
-- ਵੰਡ ੩, ਛੰਤ ੬, ੧ : ੧ (571) 
2. ਭਾਵ ਤੱਤ, ਨਿਚੌੜ, ਸਾਰ 
“ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁੱਖਾ ਨੋ 
ਏਕੁ ਨਿਧਾਨਾ।” ਰ੍ 
-- ਬਿਲਾ ੩, ੪, ੨ : ੧ (797) 
“ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ 
ਜੋਗੁ ਨ ਹੋਈ।” 
-- ਰਾਮ ੧, ਸਿਗੋ ੭੨ : ੧ (946) 


ਨਿਬੇੜੀ -- ਨਿਬੇੜਦੀ/ਨਜਿਠਦੀ ਹੈ 


ਹੋਆ।” -- ਰਾਮ ੧, ਆਸ ੧, ੫ : ੧ (903) 
ਨਿਬੇੜੁ -- ਨਿਬੇੜਾ, ਫੈਸਲਾ 
“ਸਤਿਗੁਰ ਹਥਿ ਸਬਕ ਲਗ ਜੁਕਰਆਂ। 

- ਮਾਝ ੧, ਵਾਰ ੪ : ਨ 
ਨਿਬੇੜੇ -- ਨਿਬੇੜਦਾ/ਮੁਕਾਉਂਦਾ ਹੈ 
"ਸਚੁ ਆਪਿ ਨਿਬੇੜੇ ਰਾਜੁ ਰਾਜਿ।” 

- ਬਸੰ ੧,-੭, ੧ : ੨ (1170) 
ਨਿਭਰੰਤਾ =- (ਸੰ. ਜਿਖ਼ੀਜ) ਭਰਮ ਰਹਿਤ, 
“ਚੀਤਿ ਆਵੈ ਤਾਂ ਸਦ ਨਿਭਰੰਤਾ। ” 

- ਭੈਰ ੫, ੨੧, ੩ : ੨ (1141) 
ਨਿਭਰਾਂਤਿ =- ਬਿਨਾਂ-ਭਰਮ ਭਾਵ ਨਿਰਸੰਦੇਹ 
“ਕਾਇਆਂ ਅਗਨਿ ਕਰੇ ਨਿਭਰਾਂਤਿ। ” 

-- ਮਲਾ ੧, ੬, ੧ : ੨ (1256) 


ਨਿਭਰਾਤੀ -- ।. ਭਰਮ ਰਹਿਤ ਭਾਵ ਸ਼ੰਕਾ ਰਹਿਤ 


“ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੁਝੈ ਜਿਸੁ ਏਕ ` 


ਲਿਵਲਾਗੀ ਜੀਅਹੁ ਰਹੈ ਨਿਭਰਾਤੀ। ” 


- ਮਾਝ ੧, ੧੧, ੪ : ੧ (992) | 


2. (ਸੰ. ਕਿਸਵਰ) ਚੁਪਚਾਪ ਸ਼ਾਂਤ 
“ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ 
ਖੁਆਰੀ। ” 


- ਮਾਰੂ ੧, ਅਸ 2, ੬ : ੪ (1013) 


ਨਿਭਰਾਤੇ।” _ - ਮਾਰੂ ੫, ੪, ੨ : ੧ (999) 
ਨਿਭਵਿਆਹ -- ਨਿਡਰਾਂ ਨੂੰ 
“ਜਿਨਾ ਭਉ ਤਿਨ ਨਾਹਿ ਭਉ ਮੁਚੁ ਭਉ 
ਨਿਭਵਿਆਹ। ” 
- ਸੂਹੀ ੩, ਵਾਰ ਦਸ, ੨, ੧ : ੧ (786) 
ਨਿਮਸੈ - ਨਿਵਾਸ ਰਖਦਾ, ਵਸਦਾ ਹੈ 
“ਪਘਘਾ ਘਟਿ ਘਟਿ ਨਿਮਸੈ ਸੋਈ। ” 

-- ਗਉ ਬਾਅ, ੧੦ : ੧ (340) 
ਨਿਮਕਾ -- ਨਿਮਕ ਮਾਤਰ, ਥੋੜਾ ਜਿਹਾ, ਅੱਖ 
ਝਮਕਣ ਦੇ ਸਮੇਂ ਜਿੰਨ੍ਹਾਂ 
“ਨਾਨਕ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ 
ਨਿਮਕਾ। ” - ਤੁਖਾ ੫, ਛੰਤ ੧, ੪ : ੬ (1117) 

ਨਿਮਖ -- ।. ਥੋੜਾ ਜਿਹਾ, 
“ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ 
` ਸੀਤਲੁ ਹੋਇ।” 
-- ਸਿਰੀ ੫, ੭੬, ੨ : ੨ (44) 
2. ਅੱਖ ਦੇ ਝਮਕਣ ਜਿਨ੍ਹਾਂ ਸਮਾਂ, ਥੋੜਾ ਸਮਾਂ, 
ਛਿੰਨ ਭਰ 
“ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ 
ਮਨਹੁ ਵਿਸਾਰੁ। ” 
-- ਸਿਰੀ ੫, ੮੬, ੧" 
ਨਿਮਖਕ -- ਰਤਾ ਭਰ 


?: ੨ (45) 


ਸਰਬ। ” -- ਚਉ ੫, ੫ : ੨ (1364) 
ਨਿਮਖਫਾ -- ਨਿਮਖ ਭਰ, ਛਿੰਨ ਭਰ, ਅੱਖ ਦੇ 
“ਮੇਰੇ ਮਨ ਭਜੁ ਰਾਮਨਾਮ ਹਰਿ ਨਿਮਖਫਾ। ” 

-- ਪ੍ਰਭਾ ੪, ੫, ੧" : ੧ (1336) 


ਨਿਮਖ ਨਿਮਖ -=- 1. ਹਰ ਪਲ, ਹਰ ਸਮੇਂ 
“ਨਿਮਖ ਨਿਮਖ ਹਰਿ ਹਰਿ ਹਰਿ ਧਿਆਉ।” 
-- ਗਉ ੫, ੮੪, ੨ : ੨ (180) 
2. ਰਤਾ ਰਤਾ, ਛੋਟੇ ਛੋਟੇ 
“ਨਿਮਖ ਨਿਮਖ ਕਰਿ ਸਰੀਰੁ ਕਟਾਵੈ। ” 
-- ਗਉ ੫, ਸੁਖ ੩, ੨ : ੭ (265) 
ਨਿਮਖਾ -- ਅੱਖ ਦੇ ਫੋਨ ਜਿੰਨ੍ਹਾਂ ਸਮਾਂ, ਪਲ, ਛਿੰਨ 
““ਸਿਮਰਹਿ ਘੜੀ ਮੂਰਤ ਪਲ ਨਿਮਖਾ। ” 


- ਮਾਰੂ ੫, ਸੋਲਾ ੮, 2 : ੧ (1079) 





ਨਿਮਖਾਤੀ -- ਛਿੰਨ ਭਰ ਲਈ 
“ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ 
ਦੇਵਹੁ ਹਰਿ ਨਿਮਖਾਤੀ। ” 
-- ਧਨਾ ੪, ੫, ੧ : ੨ (666) 
ਨਿਮਖੁ -- ਥੋੜ੍ਹੇ ਸਮੇਂ ਲਈ 
“ਤੁਝ ਬਿਨੁ ਨਿਮਖੁ ਨ ਜਾਈ ਰਹਣਾ।” 
- ਗਉ ੫, ੮੭,੧:੪(161) 
ਨਿਮਖੇ -- ਘੜੀ ਘੜੀ, ਬਾਰ ਬਾਰ 
'ਹਮਰੇ ਅਵਗਨ ਬਿਖਿਆ ਬਿਥੈ ਕੇ ਬਹੁ ਬਾਰ 
ਬਾਰ ਨਿਮਖੇ। ” 
- ਨਟ ੪, ੩, ੩ : ੧ (976) 
ਨਿਮਘਾ -- ਨਿਮਖ ਮਾਤਰ, ਥੋੜਾ ਜਿਹਾ ਹੀ 


"ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ | 


ਕੀਜੈ ਦਾਨੁ ਹਰਿ ਨਿਮਘਾ। ” 
>- ਨੂਹੀਂ ੪, ੨, 6 2 ੧6731) 
ਨਿਮਤ -- ਨਿਮਿੱਤ, ਕਾਰਣ, ਵਜੋਂ 
__ "'ਨਿਮਤ ਨਾਮਦੇਉ ਦੂਧੁ ਪੀਆਇਆ। ” 
- ਆਸਾ ਰਵਿ, ੫, ੨ : ੧ (467) 
ਨਿੰਮਰੀਭੂਤ -- ਨਿਰਮਾਨਤਾ ਵਾਲੇ ਸੁਭਾਉ, ਨਿਰ 
ਅਭਿਮਾਨ, ਝੁਕਿਆ ਹੋਇਆ 


ਨਿੰਮਰੀ ਭੂਤ ਸਦੀਵ ਪਰਮ ਪਿਆਰਿ।” 
- ਸਵ ੨, ੨ : ੩ (139।) 
ਨਿੰਮਲੁ -- ਨਿਰਮਲ, ਉਜਲ 
“ਨਾਨਕ ਕੁਲਿ ਨਿੰਮਲੂ ਅਵਤਰਿਉ ਅੰਗਦ ਲਹਣੇ 


ਸੰਗਿ ਹੁਅ।” _ -- ਸਵ ੩, ੧੬ : ੫ (395) 
ਨਿਮਾਣਾ -- ਅਭਿਮਾਨ ਰਹਿਤ 
“ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ 
ਗੁਰਮੁਖਿ ਨਿਮਾਣਾ ਹੋਹੁ।” 


-- ਆਸਾ ੩, ਛੰਤ ੭, ੭ : ੧ (441) 
ਨਿਮਾਣਿਆ -- ਜਿਸ ਦਾ ਕੋਈ ਮਾਣ ਨ ਕਰੇ 

“ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰ ਕਰੇ 

ਸਾਬਾਸਿ।” _ -- ਸਿਰੀ ੪, ੬੮, ੨ : ੨ (41) 


-- ਬਿਲਾ ੪, ਛੰਤ ੧, ੨ : ੧ (844) 





ਨਿਮਾਣੀ -- 1. ਅਭਿਮਾਨ ਰਹਿਤ 





“ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ।” 
-- ਸਿਰੀ ੪, ੬੮,੨:੧(41) 

2. ਜਿਸ ਦਾ ਕੋਈ ਮਾਨ ਨ ਕਰੇ 
"ਸਰਬ ਕਲਾ ਪ੍ਰਭ ਪੂਰਣੋਂ ਮੁੰਦੁ ਨਿਮਾਣੀ ਥਾਉ।” 
- ਮਾਝ ੫, ਦਿਨ ੪ : ੧ (137) 

ਹੋਰ ਰੂਪ - ਨਿਮਾਣੀਆ -- 
'ਖਸਮਹੁ ਘੁਥੀਆ ਫਿਰਹਿ ਨਿਮਾਣੀਆ। ? 
- ਸਿਰੀ ੧, ਅਸ ੨੮. ੭ : ੨ (72) 

ਨਿਮਾਣੀਆਂ -- 

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ।” 
- ਸਲੋ ਫਰ, ੯੭ : ੨ (1383) 


ਜਿੰਦੂ ਨਿਮਾਣੀ ਕਢੀਐ ਹਡਾ ਕੂ ਕੜਕਾਇ। ” 
- ਸਲੋ ਫਰ, ੧ : ੩ (1377) 
ਘਰਿ ਆਉ।” 


-- ਸਲੋ ਫਰ, ੯੩ : ੧ (1382) 


ਨਿਮਾਣੀਏ -- ਜਿਨਾ ਦਾ ਕੋਈ ਮਾਣ ਨ ਕੋਈ 


“ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਾਲਿ।” 
- ਸੂਹੀ ੩, ਵਾਰ ੧ਸ, ੩, ੨ : ੧ (785) 
ਨਿਮਾਣੇ -- ਜਿਸ ਦਾ ਕੋਈ ਮਾਣ ਨ ਕਰੇ 
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ। ” 

-- ਆਸਾ ੫. ੧੦੩, ੧" : ੧ (396) 
ਨਿਮਾਨਣੀਆਹ =- ਮਾਨ ਰਹਿਤ, ਭਾਵ ਅਭਿਮਾਨ 
ਰਹਿਤ 
“ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ। ” 

- ਸਿਰੀ ੪, ਵਾਰ ੭ਸ, ੧, ੨ : ੫ (85) 
ਨਿਮਾਨੜੀਆ -- ਜਿਸ ਦਾ ਕੋਈ ਮਾਨ ਨਾ ਕਰੇ 
“ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ।” 


- ਗਉ ੧. ਛੰਤ ੧, ੨ : ੧ (242) 


ਨਿਮਾਨਾ -- ਮਾਨ/ਅਭਿਮਾਨ ਰਹਿਤ 


ਪਾਰਿ।” _-- ਗਉ ੫, ਬਾਅ ੪੪ਸ : ੨ (259) 


| ਨਿਮਾਨੀ =- ਜਿਸ ਦਾ ਕੋਈ ਮਾਨ ਨਾ ਕਰੇ 


“ਮੋਹਿ ਅਨਾਥ ਗਰੀਬ ਨਿਮਾਨੀ। ” 


“ਆਸਾ ੫, ੯੫, ੩ : ੩ (394) 





_ਨਿਮਾਨੁ -- ਅਪਮਾਨ 
“ਮਾਨ ਨਿਮਾਨੁ ਵਵਾਈਐ ਹਰਿ ਚਰਣੀ ਲਾਗੋ 
ਰਾਮ।”  --ਬਿਲਾ ੫, ਛੰਤ ੪, ੧ : ੨ (84੧) 
(“ਦਰਪਣ ਤੇ ਨਿਰਨੈ” ਸੰਦ ਛੇਦ 'ਮਾਨਨਿ ਮਾਨ 
ਕਰਕੇ” “ਮਾਨਨਿ ਦੇ ਅਰਥ 'ਹੇ ਮਾਨ ਵਾਲੀਏ” 
ਕਰਦੇ ਹਨ) 
ਨਿਮਾਨੇ - ਜਿਸ ਦਾ ਕੋਈ ਮਾਨ ਨਾ ਕਰੇ 
“ਜਿਨਿ ਦੀਆ ਲਿਮਾਨੇ ਕਉ ਮਾਨ। ” 

-- ਗਉ ੫, ੭੫, ੩ : ੨ (177) 


-- ਗਉ ੫, ੧੨੬", ੧ : ੧ (206) 
ਨਿੰਮਿਆ -- (ਸੰ. ਜਿਜਿਰ) ਬੀਜ ਦਾ ਸਫੁਟਿਤ ਹੋਣਾ 
ਭਾਵ ਗਰਭ ਵਿਚ ਟਿਕਣਾ 
ਮਝਾਰਿ।”” -- ਸੋਚ ੧, ਅਸ ੩, ੪ : ੧ (636) 
ਹੋਰ ਰੂਪ -- ਨਿੰਮੀਐ -- 
ਵੀਆਹੁ।” 


-- ਆਸਾ ੧, ਵਾਰ ੧੯ਸ, ੧, ੨ : ੧ (473) 


ਨਿਮੁ -- ਸੰਘਣੀ ਛਾਂ ਵਾਲਾ ਇਕ ਦਰਖਤ ਜਿਸ ਦਾ . 


ਫਲ ਕੌੜਾ ਹੁੰਦਾ ਹੈ 
“ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲ। ” 
- ਮਾਝ ੧, ਵਾਰ ੨੧ਸ, ੧, ੧ : ੧ (147) 


ਚੰਦਨ ਕੇ ਬਸਖੇ। ” 
`- ਨਟ ੪, ੩, ੨ : ੨ (976) 


ਨਿਮੁਣੀਆਦੀ =- ਜਿਸ ਦੀ ਬੁਨਿਆਦ ਨਾ ਹੋਵੇ, 
ਰ ਅਸਾਰ 
“ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ। ” 


- ਮਾਰੂ ੫, ਵਾਰ ੨੧ਸ, ੫, ੩ : ੨ (1101) 





ਨਿਰੰਕਾਰ 
ਨਿੰਮੁਨੀਆਦਾ -- ਬੁਨਿਆਦ ਤੋਂ ਬਿਨਾ 
ਤਤਕਾਲੇ।”? -- ਆਸਾ ੫, ੪੨, ੪ : ੧ (381) 


ਨਿੰਮੇ -- ਬੀਜ ਦਾ ਗਰਭ ਵਿਚ ਟਿਕਣਾ ਭਾਵ ਉਪਜੇ 
“ਮਾਸਹੁ ਨਿੰਸੋ ਮਾਸਹੁ ਜੰਮੈ ਹਮ ਮਾਸੈ ਕੇ ਭਾਂਡੇ।” 


-ਮਲਾ ੧, ਵਾਰ ੨੫ਸ, ੧, ੨ ਛਪ 


ਨਿਮੁਤਾਹ -- ਨਿਮ੍ਰਿਤਾ ਦਾ 


“ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ 
੩੨ ਸਜ. ੨੯: ੧ (1356) 


“ਨੀਚ ਨੀਚ ਨਿਮ੍ਰਿਤ ਘਨੀ ਕਰਨੀ ਕਮਲ 
ਜਮਾਲ। ” -- ਚਉਂ ੫, ੯ : ੨ (1364) 


ਨਿਰਸ -- ਰਸ ਰਹਿਤ, ਬੇਰਸ 


“ਰਾਰਾ ਰਸੁ ਨਿਰਸ ਕਰਿ ਜਾਨਿਆ। ” 
-- ਗਉ ਕਬ, ਬਾਅ ੩੫ : ੧ (342) 


ਨਿਰਹਾਰ -- ਨਿਰ-ਆਹਾਰ (ਭੁੱਖੇ) ਰਹਿਣ ਵਾਲੇ, 


ਕੁਝ ਨਾ ਖਾਣ ਵਾਲਾ, ਅਹਾਰ ਦਾ 

ਤਿਆਗੀ 
“ਨਿਰਹਾਰ ਵਰਤੀ ਆਪਰਸਾ। ” 

-- ਸਿਰੀ ੫, ਅਸ ੨੭, ੬ : ੧ (71) 


ਨਿਰੰਹਾਰੰ -- ਭੋਜਨ ਨਾ ਖਾਣ ਵਾਲਾ 


“ਨਹ ਗਿਰਹ ਨਿਰੰਹਾਰੰ।”? 
-- ਰਾਮ ੫, ੫੯, ੧ : ੨ (901) 


ਨਿਰਹਾਰੀ -- ਜੋ ਖਾਂਦਾ ਕੁਝ ਨਹੀ ਇਥੇ ਭਾਵ 


ਆ ਟ੍ੜ 
“ਨਿਰਹਾਰੀ ਕੇਸਵ ਨਿਰਵੈਰਾ।” 
ਇਤ ੧੩, ੩ ! ਉਸ 


-- ਜਪੁ ੧, ੧੬ : ੨੬ (3) 
“ਉਸਤਤਿ ਮਨ ਮਹਿ ਕਰਿ ਨਿਰੰਕਾਰ । ” 
-- ਗਉ ੫, ਸੁਖ ੧੪, ੨ : ੧ (281) 
“ਤੋਟਿ ਨਾ ਆਵੈ ਜਪਿ ਨਿਰੰਕਾਰ।” (ਹਰੀ) 
- ਆਸਾਂ ੫, ੯੨, ਦੋ: ੨ (394) 
ਹੋਰ ਰੁਪ -- ਨਿਰੰਕਾਰ -- 
“ਆਦਿ ਮਧਿ ਅੰਤਿ ਨਿਰੰਕਾਰੰ।” (ਅਕਾਰ 


ਨਿਰੰਕਾਰੀ 
ਰਹਿਤ ਪ੍ਰਭੂ/ਹਰਿ) 
-- ਗਉ ੫, ਬਾਅ ੧" : ੨ (250) 
ਨਿਰੰਕਾਰਾ -- 
“ਹਰਿ ਜਨ ਪ੍ਰੀਤਿ ਜਧੈ ਨਿਰੰਕਾਰਾ। ” (ਅਕਾਰ 
ਰਹਿਤ ਹਰਿ) 
-- ਗਉਂ ੪, ੪੧, ੩ : ੩ (164) 
ਨਿਰੰਕਾਰਿ -- 
'ਨਿਰੰਕਾਰਿ ਜੋ ਰਹੈ ਸਮਾਇ।” (ਅਕਾਰ 
ਰਹਿਤ ਹਰਿ ਵਿਚ) 
- ਰਾਮ ਡੇ, ਵਾਰ ੧੨ਸ, ੧, ੭ : ੯ (953) 
2. ਅਕਾਰ ਰਹਿਤ __ ਰ 
ਏਕ।  -- ਗਉ ੫, ਬਾਅ ੨ਸ : ੧ (250) 
“ਨਿਰੰਕਾਰ ਮਹਿ ਆਕਾਰੁ ਸਮਾਵੇ।” 
- ਆਸਾ ੧, ਅਸ 2,੪:੧(414) 
“ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ 
ਕਰੈ ਸੁ ਥੀਆ।” 





-- ਬਿਹਾ ੪, ਵਾਰ ੭ : ੫ (551). 


_ਹੋਰ ਰੂਪ -- ਨਿਰੰਕਾਰਾ -- 

“ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ 
ਨਿਰਭਉ ਨਿਰਵੈਰੁ ਨਿਰੰਕਾਰਾ।” (ਅਕਾਰ 
ਰਹਿਤ) __-- ਬੈਰਾ ੪, ੪, ੧ : ੧ (720) 
“ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ। ” 


-ਮਾਰੂ ੫. ਸੋਲਾ ੫, ੧ : ੧ (1075) 


- ਮਾਝ ੪, ਅਸ ੩੪, ੧" : ੧ (129) 
ਨਿਰੰਕਾਰੀ। ” 
ਰ - ਸੋਰ ੧, ੫, ੧ : ੧ (596) 
ਨਿਰੰਕਾਰੀ -- 1. ਅਕਾਰ ਰਹਿਤ, ਵੇਖੋ “ਨਿਰੰਕਾਰ” 
(2 
2. ਅਕਾਰ ਰਹਿਤ ਪ੍ਰਭੂ ਦੇ ਉਪਾਸ਼ਕ 
"ਇਕਿ ਨਿਰੰਕਾਰੀ ਨਾਮ ਆਧਾਰਿ।” 
- ਮਾਝ ੧, ਵਾਰ ੧੪ਸ, ੧, ੨ : ੫ (144) 
- ਆਸਾ ੧, ਅਸ ੮, ੭ : ੫ (415) 








3. ਅਕਾਰ ਰਹਿਤ ਹਰਿ 
“ਅਵਰੁ ਨ ਜਾਨਹਿ ਬਿਨੁ ਨਿਰੰਕਾਰੀ। ” 
- ਗਉ ੫, ੮੬,੨:੪(181) 
“ਨਾਨਕ ਗਿਆਨ ਰਤਨੁ ਪਰਗਾਸਿਆ ਹਰਿ 
ਮਨਿ ਵਸਿਆ ਨਿਰੰਕਾਰੀ ਜੀਉ।” 
- ਸੋਰ ੧, ੮, ੪ : ੨ (589) 
4. ਨਿਰੰਕਾਰ ਦੀ, ਅੰਕਾਰ ਰਹਿਤ ਪ੍ਰਭੂ ਦੀ 
“ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ 
ਸੁਕਰਮਾ। ”” 
_ - ਤੁਖਾ ੧, ਬਾਰਾ ੧ : ੫ (1107) 


ਨਿਰੰਕਾਰੁ -- ।. ਪ੍ਰਭੂ, ਹਰਿ 


“ਸਚ ਖੰਡਿ ਵਸੇ ਨਿਰੰਕਾਰੁ । ” 
-- ਜਪੁ ੧, ੩੭ : ੧੧ (8) 
ਹੋਰ ਰੂਪ -- ਨਿਰੰਕਾਰੇ -- _ 
ਨਿਰੰਕਾਰੇ। ” (ਪ੍ਰਭੂ) 


- ਧਨਾ ੫, ੧, ੧ : ੧ (670) 
ਨਿਰੰਕਾਰੈ -- 
“ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮ 
ਨਿਰੰਕਾਰੈ।” (ਨਿਰੰਕਾਰ, ਪ੍ਰਭੂ) 
- ਸਾਰ ੫, ੧੦, ੪ : ੨ (1205) 
ਨਿਰੰਕਾਰੋ ੩ ___ ਦੇ 
'ਆਇ ਨ ਜਾਇ ਬਸੈ ਇਹ ਠਾਹਰ ਜਹ 
ਆਸਨੁ ਨਿਰੰਕਾਰੋ । ” 
`- ਸਾਰ ੫, ੫੪, ੧: ੨ (1215) 
2. ਅਕਾਰ ਰਹਿਤ 
“ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ 
ਨਿਰਵੈਰੁ ਨਿਰੰਕਾਰੁ । ” 


- ਗਉ ੪, ਵਾਰ ੬ਸ, ੪, ੧ : ੧ (302) 


ਨਿਰਖ -- (ਸੰ. ਜਿਚੀਯ੍) ਜਿਸ ਨੂੰ ਤਕਦਾ ਹੈ, ਭਾਵ 


“ਤਬ ਲੇ ਨਿਰਖਹਿ ਨਿਰਖ ਮਿਲਾਵਾ।”” 

- ਗਉਂ ਕਬ, ਬਾਅ ੨੬ : ੪ (341) 
(ਮਹਾਨਕੋਸ਼ ਇਸ ਨੂੰ “ਜਿਕੀਘਧੂ” ਤੋਂ ਵਿਉਤਪਤ 
ਮੰਨ ਅਰਥ “ਤਕਣ ਯੋਗ” ਕਰਦਾ ਹੈ) 


ਨਿਰਖਉ -- ਵੇਖਦਾ ਹਾਂ 


“ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ 





ਤੁਮਰੀ ਓਰ।”” 
- ਗੂਜ ੫, ੨੦, ੧" : 

ਨਿਰਖਹਿ -- ਵੇਖਣ ਵਾਲੇ ਨੂੰ 

“ਤਬ ਲੇ ਨਿਰਖਹਿ ਨਿਰਖ ਮਿਲਾਵਾ। ” 
- ਗਉ ਕਬ, ਬਾਅ ੨੬ : ੪ (341) 

ਨਿਰਖਤ -- ।. ਵੇਖ ਦਿਆਂ 

“ਨੰਨਾ ਨਿਸਿ ਦਿਨੁ ਨਿਰਖਤ ਜਾਈ। ” 

- ਗਉ ਕਬ, ਬਾਅ ੨੬ : ੧ (341) 


ਆ (200) 


“ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ 


ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ। ” (ਵੇਖਦੀ) 
- ਬਿਲਾ ੪, ਅਸ ੫, ੨ : ੧ (836) 
2. ਭਾਵ ਪਰਖ ਕੇ 
“ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ 
ਇਕੁ ਗੁਰਮੁਖਿ ਚਲਤੁ ਦਿਖਾਇਆ। ” 


- ਬਸੰ ੪. ਅਸ੧,੩:੧(।191) 


-- ਭੈਰ ਕਬ, ੭, ੪ : ੧ (1159) 


ਨਿਰਖਿਉ -- ਵੇਖਿਆ 


“ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਉ ਨ . 


ਜਾਈ।” - ਗੂਜ ਲਾਮ, ੨, ੨ : ੧ (525) 
ਨਿਰਖੀ -- ਵੇਖੀ 
“ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ 
ਅੰਮ੍ਰਿਤੁ ਪੀਜੈ। ” 

-- ਕਲਿ ੪, ਅਸ ੫, ੫ : ੨ (1326) 
ਨਿਰਗੰਧ -- ਖੁਸ਼ਬੂ ਰਹਿਤ 
“ਤਿਹ ਮਿਲਿ ਤੇਊ ਉਤਮ ਭਏ ਲੋਹ ਕਾਠ 
ਨਿਰਗੰਧ।  _ -- ਸਲੋ ਕਬ, ੭੭ : ੨ (1366) 
ਨਿਰਗਮ -- ਨਿਗਮ, ਵੇਦ ਦਾ ਮੰਤਰ ਭਾਗ 
“ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ 
ਬਿਆਕਰਨਾ। ” 

-- ਆਸਾ ਕਬ, ੫, ੨ : ੧ (476) 
ਨਿਰਗੁਣ -- ।. ਗੁਣ ਲਭਣ ਰਹਿਤ, ਤਿੰਨ ਗੁਣਾਂ ਤੋਂ 

ਉਪਰ 








“ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ । ” 
-- ਸਿਰੀ ੩, ਅਸ ੨੩, 2 : ੧ (68) 


- ਸਵ ੧, ੯ : ੫ (1390) 
2. ਜਿਸ ਦੇ ਗੁਣ ਨ ਕਹੇ ਜਾ ਸਕਨ, ਅਕਥ 
“ਨਿਰਗੁਣ ਕਥਾ ਕਥਾ ਹੈ ਹਰਿ ਕੀ।” 

-= ਗਉਂ ੪, ੪2, ੧ : ੧ (164) 

“ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ 
ਧਾਰਿ।” -- ਗਉ ੪, ੪੯, ੧“ : ੨ (167) 
“ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ। ” 
-- ਗਉ ੫, ੯੧, ੪ : ੩ (163) 
ਨਿਰਗੁਣਵੰਤੜੀਏ -- ਹੇ ਗੁਣ-ਹੀਣ ਇਸਤ੍ਰੀਏ 
“ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ।” 


-- ਵਡ ੩, ਛੰਤ ੧, ੨ : ੧ (567) 


ਨਿਰਗੁਣਿ -- ਗੁਣ ਵਿਹੁਣੇ 
“ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ 
ਦੇ।” <= ਜਪੁ ੧, 2 ! ੬ (2) 


ਨਿਰਗੁਣਿਆਰਿਆ -- ਗੁਣ-ਵਿਹੂਣੇ 
“ਸਾਕਤ ਨਿਰਗੁਣਿਆਰਿਆ ਆਪਣਾ ਮੂਲੁ 
ਪਛਾਣੁ।  -- ਸਿਰੀ ੧, ਅਸ ੧੫, ੫ : ੧ (63) 
ਨਿਰਗੁਣਿਆਰੇ -- ਗੁਣ, ਵਿਹੁਣਾ 
“ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ 
ਪਇਓਈ।”” _-- ਸਲੋ ੫, ੧ਸ : ੨ (1429) 
ਨਿਰਗੁਣੀ -- ਗੁਣ ਰਹਿਤ, ਗੁਣ ਵਿਹੂਣਾ 
“ਤੁ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ 
ਨਿਰਗੁਣੀ ਨਿਮਾਣਿਆ। ” 
-- ਤੁਖਾ ੪, ਛੰਤ ੧, ੩ . ੪ (1114) 
ਨਿਰਗੁਣੀਆਰੇ -- ਗੁਣਹੀਨ/ਗੁਣ ਵਿਹੂਨੇ ਨੂੰ 
“ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੈ 
ਥਾਉ।”” -- ਸੋਚ ੫, ਅਸ ੧, 2 : ੨ (640) 
ਨਿਰਗੁਣ -- ।. ਤਿੰਨ ਗੁਣਾਂ ਤੋਂ ਰਹਿਤ, ਗੁਣ ਲਛਣ 
ਵਿਹੂਣ, ਅਕਾਲ ਪੁਰਖ ਦਾ ਇਕ ਰੂਪ 
“ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ 
ਜੀਉ ਆਣਿ ਮਿਲਾਵੈ ਜੀਉ।” 
-- ਮਾਝ ੫, ੧੨, ੧ : ੨ (98) 
“ਤੂੰ ਨਿਰਗੁਣੂ ਸਰਗੁਣੁ ਸੁਖਦਾਤਾ। ” 


ਨਿਰਗੁਣੇ 





==/ਸਾਏ ਖ..%੮, 2. 23੧ 102) 


2. ਗੁਣ ਵਿਹੂਣਾ, ਨਿਕੰਮਾ 

ਬੈਲ ਹਮਾਰ।” 
ਨ ਵਿ 3 7 ੧ (345) 

ਨਿਰਗੁਣੇ -- ਗੁਣ ਹੀਨ 
“ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ 
ਸੋਇ।” _ - ਸੋਰ ੧, ਅਸ ੪, ੧ : ੨ (636) 


ਨਿਰਗੁਨ -- ।. ਗੁਣ ਵਿਹੂਨ 
“ਮੋਹਿ ਨਿਰਗੁਨ ਮਤਿ ਥੋਰੀ ਆ ਤੂੰ ਸਦ ਹੀ ਦੀਨ 
ਦਇਆਲ। ” -- ਗਉ ੫, ੧੧੬, ੨ : ੨ (203) 
ਹੋਰ ਰੂਪ -- ਨਿਰਗੁਨਿ -- ਰ 
“ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ 
ਅਨਦ ਰੂਪ ਸੁਆਮੀ ਭਰਤ।” 
-- ਦੋਵ ੪, ੩, 2 : ੨ (529) 


ਨਿਰਗੁਨੀ -- 
“ਮੋਹਿ ਨਿਸਤਾਰਹੁ ਨਿਰਗੁਨੀ। ” (ਗੁਣ ਵਿਹੂਣੇ) 
__ = 'ਬਸੰ ੫, ੨੧, ੧” : ੨ (।186) 
ਨਿਰਗੁਨੀਆਰ -- 
““ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ 
ਸਮਾਲਿ।” (ਗੁਣੇ ਵਿਹੂਨੇ) 
- ਗਉ ੫, ਸੁਖ ੪ਸ : ੧ (266) 
ਨਿਰਗੁਨੀਆਰੇ -- 


“ਨਿਰਗੁਲੀਅਰੇ ਗੁਨੁ ਨਹੀ ਕੋਈ ਤੁਮ ਦਾਨੁ 
ਦੇਹੁ ਮਿਹਰਵਾਨਾ।” 


2. ਤ੍ਰੈ ਗੁਣ ਅਤੀਤ 


- ਗਉਂ ੫, ੧੪੩", ੨ :੨(21।) 


“ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ 
ਐਸਾ ਕੋਇ ਬਿਬੇਕੀ।” 
- ਗਉ ਕਬ, ੪੭, ੩ : ੧ (333) 
ਹੋਰ ਰੂਪ -- ਨਿਰਗੁਨੀਐ -- 
ਨਿਰਗੁਨੀਐ। ” 
- ਰਾਮ ੫, ਛੰਤ ੧, ੪ : ੫ (924) 


ਨਿਰਗੁਨੁ -- ।. ਗੁਣ ਵਿਹੂਣੇ 





-- ਸੋਰ ੫, ੧੭, ੨ : ੨ (613) 





“ਮੋਹਿ ਨਿਰਗੁਨੁ ਸਭ ਗੁਨ ਤੇਰੇ।” 
. -- ਗੋਉ ੫, ੧੨੫", ੧" : ੨ (205) 
2. ਤ੍ੈ-ਗੁਣ ਅਤੀਤ, ਗੁਣ-ਲਛਣ ਰਹਿਤ 
'“ਨਿਰਗੁਨੁ ਆਪਿ ਸਰਗੁਨੁ ਭੀ ਓਹੀ। ” 
- ਗਉ ੫, ਸੁਖ ੧੮, ੮ : ੧ (287) 
“ਨਿਰਗੁਨੁ ਮਿਲਿਓ ਵਜੀ ਵਧਾਈ।” (ਤ੍ਰੈ ਗੁਨ 
ਅਤੀਤ ਪ੍ਰਭੂ) 


੮= ਐਨਾ ਕੂ, ਇਤ. 1” 2 % (4407 


ਨਿਰੰਜਨ -- ਮਾਇਆ ਤੋਂ ਨਿਰਲੇਪ, ਪਵਿਤਰ ਭਾਵ 


ਹਰਿ 
“ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ।” 
-- ਸਿਰੀ ੧, ਅਸ ੭, ੩ : ੧ (57) 
“ਨਾਮ ਨਿਰੰਜਨ ਏਕ ਲਿਵ ਲਾਗੀ ਜੀਉ।” 
- ਗਉ ੫, ੧੬੮", ੩ : ੨ (217) 


੍ ਨਿਰੰਜਨ ਰਾਇ -- ਮਾਇਆ ਤੋਂ ਨਿਰਲੇਪ ਰਾਜਾ 


ਭਾਵ ਵਾਹਿਗੁਰੂ 
"ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰਜੰਨ 
ਰਾਇ ਜੀਉ।” 
- ਰਾਮ ੫, ਛੰਤ ੪, ੪ : ੧ (927) 


ਨਿਰੰਜਨਾ -- ।. ਮਾਇਆ ਤੋਂ ਰਹਿਤ, ਪਵਿਤਰ 


"ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ।” 
- ਗਉਂ ੧, ਅਸ ੧੮, ੧ : ੨ (229) 
“ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ 
ਪੁਰਖ ਨਿਰੰਜਨਾ। ” 
੮ ਕਾਨ ੪8, ਵਾਰ 2 : 2 (੨੨) ' 
ਹੋਰ ਰੂਪ -- ਨਿਰੰਜਨਿ -- ਰ 
“ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ 
ਭਵਜਲਿ ਪਾਇਆ। ” (ਮਾਇਆ ਰਹਿਤ) 
-- ਗਉਂ ਕਬ, ੪੬, ੧ : ੨ (332) 
ਕਮਲ ਲਿਵ ਲਾਇਆ। ” (ਪਵਿਤਰ) 
-- ਮਲਾਂ ੫, ੧੧, ੨ : ੧ (1268) 
ਨਿਰੰਜਨੁ -- 
ਆਪੇ ਆਪਿ ਨਿਰੰਜਨੁ ਸੋਇ। ” (ਮਾਇਆ 
ਤੋਂ ਰਹਿਤ) -- ਜਪੁ ੧,੫: ੨(2) 
“ਐਸਾ ਨਾਮ ਨਿਰੰਜਨੁ ਹੋਇ।” (ਪਵਿੱਤਰ) 


ਜਥੇ 3, ੧੨ ? ੫ 13) 





“ਨਾਮੁ ਨਿਰੰਜਨੁ ਅਤਿ ਅਗਮ ਅਪਾਰਾ। ” 


-- ਮਾਝ ੩, ਅਸ ੬,੨:੨(112) 


_ ਨਿਰੰਜਲੋ -- 
“ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ। ” 
(ਪਵਿੱਤਰ) 
-- ਧਨਾਂ ੫, ਛੰਤ ੧, ੨ : ੧ (691) 
2. ਮਾਇਆ ਤੋਂ ਰਹਿਤ ਪ੍ਰਭੂ ਰ 
“ਤੁਧੁ ਜੇਵਡੁ ਦਾਤਾ ਤੂ ਹੈ ਨਿਰੰਜਨਾ ਤੂ ਸਚੁ ਮੇਰੈ 
ਮਨਿ ਭਾਇਆ। ” 
-- ਗਉਂ ੪, ਵਾਰ ੨ : ੪ (301) 
ਹੋਰ ਰੂਪ -- ਨਿਰੰਜਨਿ -- 


“ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ 
ਰਾਮ।” (ਮਾਇਆ ਤੋਂ ਰਹਿਤ ਹਰੀ) 
-- ਆਸਾ ੧, ਛੰਤ ੩, ੪ : ੧ (437) 


- ਰਾਮ ਬਸ, ਵਾਰ 2 : ੩ (966) 


ਨਿਰੰਜਨੁ ਡੀਠਾ ਜੀਉ।” (ਨਿਰਲੇਪ ਹਰੀ) 


-- ਮਾਝ ੫, ੪੯, > : ੩ (10) 
ਨਿਰੰਜਨੋ -- 
_“ਅਚਰਜੁ ਰੂਪੁ ਨਿਰੰਜਨੋ ਗੁਰਿ ਮੇਲਾਇਆ 
- ਮਾਇ।” (ਮਾਇਆ ਤੋਂ ਨਿਰਲੇਪ ਹਰੀ) 
-- ਸਿਰੀ ੫, ੮੩, ੧ : ੪ (46) 
ਨਿਰਜਾਸਿ -- ਨਿਰਣਾ 
“ਅੰਤਰਿ ਗੁਰਮੁਖਿ ਤੂ ਵਸਹਿ ਜਿਉਂ ਭਾਵੈ ਤਿਉ 
ਨਿਰਜਾਸਿ। ` -- ਸਿਰੀ ੧, ੧੮, ੧ : ੩ (20) 
“ਭੂਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ 
ਮਨਿ ਵੇਖਹੁ ਕੋ ਨਿਰਜਾਸਿ। ” (ਨਿਰਣਾ ਕਰਕੇ) 
-- ਸਿਰੀ ੪, ਵਾਰ ੯ : ੪ (86) 
ਨਿਰਜੀਉ -- ਜੀਵ ਰਹਿਤ, ਬੇਜਾਨ, ਨਿਰਜਿੰਦ 
ਕਉ ਭਾਰੀ।” 


-- ਗਉ ਕਬ, ੪੫, ੩ : ੧ (332) | 


ਨਿਰਜੋਗ -- ਨਿਰਲੇਪ 








ਨਿਰਤਾਏ 





“ਜਿਤੁ ਭੇਟੇ ਪਾਰਬ੍ਰਹਮ ਨਿਰਜੋਗ। ” 
- ਉਪ, ੧੨੯, ੧ : ੨ (191) 


-- ਗੂਜ ੩, ਵਾਰ ੧੩ : ੩ (514) 

ਨਿਰਣਉ -- ਨਵੀਨ ਜਲ (ਮਹਾਨਕੋਸ਼); ਵੇਖ ਕੇ 
(ਸ਼ਬਦਾਰਥ, ਦਰਪਣ); ਨਿਰਣਾ 
ਕਰਕੇ (ਨਿਰਣੈ) 

“ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ। ” 


- ਗੂਜ ੩, ਵਾਰ ੨੧ਸ, ੩, ੧ : ੧ (517) 


- ਭੈਰ ੫, ੧੯, ੧ : ੧ (1140) 
ਨਿਰੰਤਰ -- ਇਕ ਰਸ, ਲਗਾਤਾਰ 
“ਗੁਰ ਕਾ ਸਬਦੁ ਨ ਚੀਨ੍ਹ ਹੀ ਤਤੁ ਸਾਰੁ ਨਿਰੰਤਰ। ” 
-- ਆਸਾ ੧, ਅਸ ੧੪, ੩ : ੨ (419) 
ਨਿਰੰਤਰਿ -- ।. ਪੂਰੀ ਤਰ੍ਹਾਂ ਅੰਦਰ 
“ਤੂੰ ਘਟ ਘਟ ਅੰਤਰਿ ਸਰਬ ਨਿਰੰਭਰਿ ਜੀ ਹਰਿ 
ਏਕੋ ਪੁਰਖੁ ਸਮਾਣਾ। ” 
-- ਆਸਾ ੪, ਸੋਪੁ ੧, ੨ : ੧ (12) 
2. ਸਮਾਨ, ਇਕੋ ਜਿਹਾ 
“ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ 
ਨਿਰੰਤਰਿ ਰਵਿ ਰਹਿਆ।” 
- ਆਸਾਂ ੧, ੭, ੨ : ੨ (350) 
3. ਇਕ ਰਸ, ਲਗਾਤਾਰ 
“ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ 
ਨਿਰੰਤਰਿ। ” 
- ਆਸਾਂ ੫, ੧੦੪, ੨ : ੨ (397) 


- ਸੂਹੀ ੧, ਛੰਤ ੫, ੮ : ੪ (767) 


== ਨਾਚ ਵਿਚ 





"ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ | ਨਿਰੰਤਭੀ -- ਨਿਰੰਤਰਤਾ/ਅਭੇਦਤਾ ਦੀ 





ਨਿਰਤਾਏ। ” -- ਭੇਰ ੫, ੧੫. ੨ : ੨ (1139) “ਜਾ ਕਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ 
ਨਿਰਤਿ =- ।. ਨਾਚ ਨਿਰੰਤੀ।` _-- ਮਾਰੂ ੧, ੧੧, ੧“ : ੨ (992) 

"ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ | ਨਿਰਤੇ -- ਨਾਚ ਕਰਦੇ 
ਨਿਰਤਿ ਕਰਾਵਣਿਆ। ” “ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ 
- ਮਾਝ ੩, ਅਸ ੨੧, ੩ : ੩ (12।) ਕਹਤੇ ।”` -- ਆਸਾ ਕਬ, ੧੮, ੧" : ੩ (480) 


2. ਨਿਰਣਾ ਭਾਵ ਵਿਚਾਰ (ਸ਼ਬਦਾਰਥ); ਅਸਤਿ | ਨਿਰਤ੍ਰੰ -- ਨਾਚ 
(ਮਹਾਨਕੋਸ਼/ਸੰਥਿਆ, ਮਿਥਿਆ (ਨਿਰਣੈ); | “ਬਿਖਯੰਤ ਜੀਵੰ ਵਸ੍ੰ ਕਰੋਤਿ ਨਿਰੜੁੰ ਕਰੋਤਿ ਜਥਾ 
ਪਿਆਰ ( ਦਰਪਣ) ਤੂ ਮਰਕਟਹ।”” _-- ਸਸ ੫, ੪੭ : ੨ (1358) 
"ਸਤਿ ਨਿਰਤਿ ਬੂਝੈ ਜੇ ਕੋਇ। ਨਿਰਦਇਆ -- ਦਇਆਹੀਨ, ਬੇਰਹਿਮ 
`` ਕਉਂ ੫. ਸੁਖ ੧੬, ੭ : ਤੇ (264) |  “ਨਿਰਦਇਆ ਨਹੀ ਜੋਤਿ ਉਜਾਲਾ।” 
3. ਨਿਰਣੇ ਨਾਲ ਰ੍ -- ਰਾਮ ੧, ਅਸ ੨, ੪ : ੩ (903) 
“ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਦਲਿਆ -- ਦਲ ਕੇ ਦਰ ਕੀਤਾ 
ਨਿਰਤਿ।” “ਕਹੁ ਨਾਨਕ ਤਿਨਿ ਜਨਿ ਨਿਰਦਲਿਆ 
- ਬਿਲਾ ੫, ੬੦, ੩ : ੨ (੧16) ਸਾਧਸੰਗਤਿ ਕੈ ਬਲੀ ਰੇ।” ਰੱ 
(ਪ੍ਰੀਤ ਨਾਲ' ਮਹਾਨਕੋਸ਼) - ਆਸਾ ੫. ੧੩੨, ੨ : ੨ (404) 
'.ਨਿਰਤਿ ਨ ਪਾਈਆਂ ਗਟੀ ਸਰੁਸ।” | ਨਿਝਾਵੈ -- ਦਾ ਤੋਂ ਨਾਂ, ਭਾਵ ਮਮਤਾ ਰਹਿਤ 
“ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਂਵੈ ਰਹੈ 


ਚ ੧, 2, ੪ : 9 (878) 04 < 
-; , ਨਿਸੰਕ। - ਸਲੋ ਕਬ, ੧੬੯ : ੧ (1373) 
(ਮਾਰਗ, ਖੋਜ--ਮਹਾਨਕੋਸ਼) 


ਰੰ ਰ੍ ਨਿਰਦੈ -- ਨਿਰਦਈ, ਦਇਆ ਰਹਿਤ 
“ਨਿਰਤਿ ਨ ਪਾਵੈ ਅਸੰਖ ਗੁਣ ਉਚਾ ਪ੍ਰਭ ਕਾ 'ਨਿਰਦੈ ਜੰਤੁ ਤਿਸੁ ਦਇਆ ਨ ਪਾਈ। ਰ੍ 
ਨਾਉ।” ਹੁ - ਸੂਹੀ ੫, ੪੦, ੨ : ੨ (745) 


9 ਨਿਰਦੋਖ -- ਵਿਕਾਰ ਰਹਿਤ, ਦੋਸ਼ ਰਹਿਤ 
- ਜੈਤ ੫. ਛੰਤ ੨, ੨ਸ : ੧(704)1 ਲਾ ਨਿਰਦੋ ਕਿ 
(ਨਿਰਣਾ ਕਰਨ ਦੀ ਕਿਰਿਆ--ਮਹਾਨਕੋਸ਼) ਕ੍ਰਿਸ ਿਿ ਰ 


ਨਿਰਤਿਕਾਰ -- (ਸੰ. ਜਜੰਨ) ਨਾਚ ਕਰਨ ਵਾਲਾ ` ਗਉਂ ੫, ਸੁਖ ੮, ੧ : ਤੇ (272) 
“ਮੇਘ ਸਮੈ ਮੋਰ ਨਿਰਤਿਕਾਰ। ” ਨਿਰਧਨ -- ਧਨਹੀਨ, ਕੰਗਾਲ, ਗਰੀਬ 

- ਬਸੰ ੫,੨,੨:੧(।180) ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ 
ਨਿਰਤਿਕਾਰੀ -- ।. ਨਾਚ ਕਰਨ ਵਾਲਾ, ਨਚਾਰ ਡੀ - ਮਾਝ ੧, ਵਾਰ 2 : ੬ (141) 


(ਮਹਾਨਕੋਸ਼), ਨਾਚ (ਨਿਰਣੇ, | _ਪੈਰੋਂ ਰੁੱਪ -- ਨਿਰਧਨੰ -- ___ 
ਦਰਪਣ) ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ 
੬ - 9$ ਨਰਹਰਹ। ” - ਸਸ [ਲੇ %੧! : ੧ (1356) 
ਰਾਮ ਕੇ ਨਿਰਤਿਕਾਰੀ। 
-- ਰਾਮ ੫. ੭, ੧“: ੧(884) | ਨਿਰਧਨਾ -- ਗਰੀਬਾਂ, ਧਨਹੀਨਾਂ 
ਹਦ “ਗਾਈ ਨਿਰਧਨਾ ਪੰਥੀ ਚਾਕਰੁ ਹੋਇ ।” 
2. ਨਾਚ ਕਰਨ ਦੀ ਕ੍ਰਿਯਾ (ਮਹਾਨਕੋਸ਼) ਨਾਚ ਪੁਤਾ ਰੁ 
(ਦਰਪਣ, ਨਿਰਣੈ) - ਮਲਾ ੧, ਵਾਰ ੨>ਸ, ੧, ੨ : ੨ (1279) 
“ਏਹੁ ਨਿਰਤਿਕਾਰੀ ਜਨਮਿ ਨ ਆਵੈ। ” ਨਿਰਧਨੁ -- ਧਨਹੀਨ, ਗਰੀਬ 
- ਰਾਮ ੫, ੮, ੩ : ੪ (885) | ਜਿਉਂ ਨਿਰਧਨੁ ਧਨੁ ਦੇਖਿ ਸੁਖੁ ਪਾਵੈ । 
-- ਮਾਝ ੫, ੨੧, ੨ : ੨ (100) 





ਨਿਰਨਉ -- ਨਿਰਣਾ, ਵਿਚਾਰ ਵਿਵੇਕ, ਇਨਸਾਫ 
“ਦਾਦੀ ਦਾਦਿ ਨ ਪਹੁਚਨਹਾਰਾ ਰੂਪੀ ਨਿਚਨਉ 
ਪਾਇਆ ਰੇ।” (ਇਨਸਾਫ) 
- ਆਸਾਂ ੫, ੪੪, ੩ : ੧ (381) 
“ਆਨ ਸੁਆਦ ਸਭਿ ਫਿਕਿਆ ਕਰਿ ਨਿਰਨਉ 
ਡੀਠਾ।” __-- ਜੈਤ ੫, ਵਾਰ ੧੧ : ੨ (708) 
ਨਿਰਪ -- ਰਾਜਾ 
“ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧ ਨਿਰਪ ਧਾਵਹਿ 
ਲੜਿ ਦੁਖੁ ਪਾਇਆ।” 
- ਆਸਾ ੪, ਛੰਤ ੧੧, ੨ : ੩ (445) 
ਨਿਰਬਹੀਐ -- ਨਿਰਬਾਹ ਹੋਵੇ, ਗੁਜ਼ਾਰਾ ਹੋਵੇ 
ਨਿਛਾ ਸਕੀਏ 
“ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ 
ਨਿਰਬਹੀਐ , ” 
- ਗਉ ੧, ਅਸ ੧੮, ੨ : ੨ (229) 
ਨਿਰਬਾਹੁ -- ਸਾਥ ਦੇਣਾ, ਨਿਭਾਉਣਾ, ਪਾਲਣਾ 


“ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ | 


ਨਿਰਬਾਹੁ।  _-- ਸਲੋ ਕਬ, ੯੩ : ੧ (369) 
ਨਿਰਬਾਣ -- ।. ਮੋਖ, ਮੁਕਤੀ 
“ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ 
ਨਿਰਬਾਣ ਪਦੁ ਪਾਇਆ। ” 
- ਗੁਜ ੪, ੫, ੨ : ੨ (੫94) 
2. ਨਿਰੋਲ 
“ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ 
ਸਿਮਰਤ ਜਿਤੁ ਛੂਟੈ। 


- ਸੂਹੀ ੫, ੫੦, ੧ : ੨ (747) 

ਨਿਰਬਾਣ ਪਦ -- ਤੁਰੀਆ ਪਦ, ਮਾਇਆ ਤੋਂ 
ਨਿਰਲੇਪ ਹੋ ਕੇ, ਪ੍ਰਭੂ ਮਿਲਾਪ 

ਸਿ ਅਬਿਨਾਸ਼ੀ 


“ਹਰਿ ਜਨ ਮਨ? ਲਤ ਬਲ 
ਨਾਨਕ ਸਿਮਰਤ ਹਰਿ ਹਰਿ ਭਗਵਾਨ।” 
- ਆਸਾਂ ੪, ੬੬, ੨ : ੨ (369) 
ਹੋਰ ਰੂਪ -- ਨਿਰਬਾਣ ਪਦੁ -- 
ਉਤਮੁ` ਹਰਿ ਪਦੁ ਚੰਗਾ।” (ਦੁਖ ਰਹਿਤ 
ਅਵਸਥਾ) 












-- ਵਡ ੪, ਘੋੜੀ ੧, ੨ : ੬ (575) 
ਨਿਰਬਾਣੀ -- ।. ਵਿਰਕਤ, ਉਦਾਸੀ, ਤਿਆਗੀ 
“ਆਪਿ ਨਿਰਬਾਣੀ ਆਪੇ ਭੋਗਾ। ” 
-- ਮਾਂਝ-੫, ੧੦, ੩ : ੨ (97) 
“ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ।” 
(ਭਾਵ ਨਿਰਲੇਪ) 
-- ਗਉਂ ੪, ੬੫, ੨ : ੨ (173) 
2. ਮੁਕਤੀ/ਅਬਿਨਾਸੀ ਪਦ ਤੁਰੀਆ ਅਵਸਥਾ, 
ਮੋਖ ਪਦ 
ਪਾਵਸਿ ਪਦੁ ਨਿਰਬਾਣੀ। ” 
- ਸਿਰੀ ੧, ੨੬, ੧ : ੨ (23) 
3. ਮੁਕਤੀ ਦੇਣ ਵਾਲਾ, ਤੁਰੀਆ ਪਦ ਦਾਤਾ 
“ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ 


ਪਦੁ ਨਿਰਬਾਣੀ ਹੇ। ” 
- ਮਾਰੂ ੪, ਸੋਲਾ ੨, ੫ : ੩ (1070) 
“ਸਾਧ ਸੰਗਿ ਨਾਨਕ ਜੋ ਰਾਤੇ ਪ੍ਰਭ 
ਨਿਰਬਾਣੀ। ” 


-- ਸਾਰ ੫, ੮੨. ੨ : ੨ (1220) 
ਨਿਰਬਾਣੁ -- ।. ਨਿਰਲੇਪ, ਨਿਰਬੰਧਨ 
“ਤੂੰ ਨਿਰਬਾਣੂ ਰਸੀਆ ਰੰਗਿ ਰਾਤਾ।” 
- ਮਾਂਝ ੫, ੨੮, ੩ ? ੨ (102) 
“ਨਾਨਕ ਜਿਨਿ ਜਪਿਆ ਨਿਰਬਾਣੁ। ” (ਨਿਰਲੇਪ 
ਹਰੀ) -- ਗਉ ੫, ੧੭੩, ੨ : ੨ (200) 
ਰੋਰ ਰੂਪ -- ਨਿਰਬਾਣੇ -- 
“ਸਭ ਕੈ ਮਧੇ ਅਲਿਪਤ ਨਿਰਬਾਣੇ । ” 
(ਨਿਰਲੇਪ)-- ਮਾਝ ੫, ੨੭, ੩ : ੨ (102) 
2. ਮੁਕਤ/ਤੁਰੀਆ ਪਦ, ਦੁਖ ਰਹਿਤ ਅਵਸਥਾ 
“ਜੀਵਨ ਪਦੁ ਨਿਰਬਾਣੂ ਇਕੋ ਸਿਮਰੀਐ। ” 
-- ਗਉ ੪, ਵਾਰ ੧੬ਸ, ੫, ੨ : ੧ (322) 
“ਰੰਗਿ ਰਤੇ ਨਿਰਬਾਣੁ ਸਚਾ ਗਾਵਹੀ। ” (ਮੁਕਤ) 
-- ਗਉ ੪, ਵਾਰ ੧੬ਸ, ੫, ੨ : ੭ (322) 
“ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ 
ਰਹਿਆ ਨਿਰਬਾਣੁ । (ਦੁਖ ਮੁਕਤ ਅਵਸਥਾ 
ਵਿਚ) __- ਪ੍ਰਭਾ ੧, ੮, ੪ : ੧(1329) . 
3. ਨਿਰੋਲ 
“ਅੰਤੇ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ 


ਨਿਰਬਾਣੇ 


1394 


ਨਿਰਭਾਰ 





- ਰਾਮ ਸੁੰਢ, ਸਦ, ੫ : ੧ (923) 


“ਨਾਮੁ ਨਿਰਬਾਣੂ ਨਿਧਾਨੁ ਹਰਿ ਉਰਿ ਧਰਹੂ 
ਗੁਰੂ ਗੁਰੂ ਗੁਰੂ ਕਰਹੁ ਗੁਰੂ ਹਰਿ ਪਾਈਐ। ” 
-- ਸਵ ੪, ਨਲ ੧੫ : ੫ (1401) 
ਨਿਰਬਾਣੇ -- ਵੇਖੋ “ਨਿਰਬਾਣੂ` (1) 
“ਸਤਿਗੁਰ ਸੇਵਾ ਮਹਾ ਨਿਰਬਾਣੇ।” (ਤਿਆਗ, 
ਨਿਰਲੇਪਤਾ) -- ਆਸਾ ੫, ੫2, ੨ : ੨ (385) 
ਨਿਰਬਾਨ -- ।. ਨਿਰਲੇਪ 
“ਜਹ ਨਿਰਜੰਨ ਨਿਰੰਕਾਰ ਨਿਰਬਾਨ। ” 
-- ਗਉ ੫. ਸੁਖ ੨੧, ੪ : ੩ (291) 
“ਪੂਰਨ ਪੂਰਿ ਰਹਿਓ ਨਿਰਬਾਨ। ” (ਨਿਰਲੇਪ ਹਰੀ) 
- ਭੈਰ ੫, ੪੩, ੪ : ੨ (।148) 
2. ਦੁਖ ਮੁਕਤ ਅਵਸਥਾ, ਤੁਰੀਆ ਅਵਸਥਾ 
“ਜੀਵਤ ਮੁਕਤ ਸਦਾ ਨਿਰਬਾਨ। ” 
- ਭੈਰ ਰਵਿ, ੧, ੪ : ੨ (1167) 
ਨਿਰਬਾਨਾ -- ਮੁਕਤ, ਤੁਰੀਆ 
“ਉਸਤਤਿ ਨਿੰਦਾ ਢੋਉ ਤਿਆਗੇ ਖੋਜੈ ਪਦੁ 
ਨਿਰਬਾਨਾ। ” _-- ਗਉ ੯, ੧, ੨: ੧ (219) 
ਨਿਰਬਾਨੀ -- ।. ਨਿਰਲੇਪ 
“ਅਨਦਿਨੁ ਜਾਪੈ ਪ੍ਰਭ ਨਿਰਬਾਨੀ। ” 
-- ਗਉ ੫. ਬਾਅ ੪੯ : ੪ (260) 








ਨਿਰਬਾਨੀ। ” (ਨਿਰਦੁਖ ਹਰੀ) 
-- ਪ੍ਰਭਾ ਕਬ, ੫, ੩ : ੨ (1350) 
2. ਮੁਕਤੀ/ਤੁਰੀਆ ਦਾ 


“ਜਾ ਤੇ ਪਾਈਐ ਪਦੁ ਨਿਰਬਾਨੀ। ” 
- ਆਸਾ ੫, ੫੬, ੧" : ੨ (385) 
ਨਿਰਬਾਨੁ -- 1. ਨਿਰਲੇਪ, ਮਾਇਆ ਤੋਂ ਬਚਿਆ 
ਹੋਇਆ 
“ਗ੍ਰਿਹਸਤ ਮਹਿ ਸੋਈ ਨਿਰਬਾਨੂ । ” 
-- ਗਉ ੫, ਸੁਖ ੧੪, ੪ : ੬ (281) 
2. ਦੁੱਖਾਂ ਤੋਂ ਉੱਚੀ ਅਸਵਥਾ, ਮੁਕਤ ਅਵਸਥਾ 
“ਉਚ ਤੇ ਊਚ ਨਿਰਮਲ ਨਿਰਬਾਨੁ ।' 
- ਸਾਰ ੫, ਅਸ ੨, ੧੨ : ੨ (1236) 
_ ਨਿਰਬਾਨੈ -- ਤਿਆਗੀ/ਉਦਾਸੀ ਦਾ __ 
“ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ 
ਨਿਰਬਾਨੈ।”` -- ਧਨਾ ੫, ੩੬, ੧ : ੨ (680) 


ਨਿਰਬਿਖਈ -- ਵਿਸ਼ੇ ਰਹਿਤ 
“ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ 


ਥੋਕ।” - ਸਾਰ ਸੂਰ, ੧, ੧ : ੧ (1253) 
ਨਿਰਬਿਘਨ -- ਵਿਘਨ ਰਹਿਤ, ਬਿਨਾਂ ਕਿਸੇ 
ਰੁਕਾਵਟ ਦੇ 
“ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ।” 

_ _= ਭੈਰ ੫, ੪੯, ੧" : ੧ (1150) 

ਨਿਰਭਉ -- 1. ਡਰ ਰਹਿਤ, ਬਿਨਾਂ ਕਿਸੇ ਭੈ ਦੇ, 
__ਨਿਡਰ, ਬੇਖੌਫ 

“ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ 


ਜੀ ਤਿਨ ਕਾ ਭਉ ਸਭੁ ਗਵਾਸੀ।” 
- ਆਸਾ ੪, ਸੋਪੁ ੧, ੩ : ੩ (11) 
2. ਡਰ ਰਹਿਤ ਹਰੀ 
“ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ 
ਅਪਾਰ। ” 
- ਗੁਜ ੩, ਵਾਰ ੧੯ਸ, ੩, ੧ : ੧੦ (516) 
3. ਡਰ ਰਹਿਤ ਜੀਵ, ਜੋ ਅਸਲ ਵਿਚ ਨਿਰਭੈਤਾ 
ਦਾ ਸਰੁਪ ਹੈ 
“ਤੇ ਤੇ ਨਿਰਭਉ ਭਰਤਾ ਵਿਰੋ।” 


-- ਰਾਮ ੫, ੫੪, ੨ : ੩ੇ (900) 


[| ਨਿਰਭਇਆ -- ਨਿਰਭੈ ਹੋਇਆ 


“ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ 
ਨਿਰਭਇਆ। ” 
- ਬਿਲਾਂ ੫, ੬੫, ੨ : ੨ (817) 
ਨਿਰਭਏ -- ਨਿਰਭੇ ਹੋ ਗਏ 
“ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ 
ਨਿਰਭਏ। ” -- ਗਉ ੫, ੧੫੯", ੪ : ੨ (214) 
ਨਿਰਭਯੰ -- ਨਿਰਭੈ, ਬਿਨਾ ਡਰ 
“ਬਿਚਰਤੇ ਨਿਰਭਯੰ ਸਤ੍ਰ ਸੈਨਾ ਧਾਯੰਤੇ ਗੋਪਾਲ 
ਕੀਰਤਨਹ। ” _ -- ਸਸ ੫, ੨੯: ੪ (1356) 
ਨਿਰਭਯਹ -- ਨਿਰਭਉ 
“ਦੁਖੰ ਭਯੰਤਿ ਸੁਖੰਭੇ ਭੀਤੰ ਤੇ ਨਿਰਭਯਹ। 
-- ਸਸ ੫, ੩੭ : ੨ (1357) 
ਨਿਰਭਵਹ -- ਨਿਰਭੇ 
“ਅਸਥਿਤੰ ਸੋਗ ਹਰਖੰ ਭੈ ਖੀਣੰ ਤੇ ਨਿਰਭਵਹ। ” 
-- ਸਸ ੫, ੪੪ : ੩ (1358) 


ਨਿਰਭਾਚ -- ਭਾਰ ਰਹਿਤ 





ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ । ” 
-- ਸਵ ੩, ੨ : ੨ (।391) 
ਨਿਰਭੈ -- 1. ਭੈ ਰਹਿਤ, ਬਿਨਾਂ ਡਰ/ਖੌਫ ਦੇ 
ਪਦੁ ਨਹੀ ਪਾਇਆ।” 
- ਗਉਂ ੯, ੮, ੩ : ੨ (200) 
2. ਭੈ ਰਹਿਤ ਹਰੀ 
“ਜਾ ਕੈ ਗ੍ਰਿਹ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ 
ਨਿਰਭੈ ਧਨੀ। ” 
-- ਆਸਾਂ ੫, ੭੮, ੧" : ੨ (389) 
“ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ 
ਲਾਈ। ” (ਨਿਰਭਉ ਹਰੀ) 
- ਸੋਰ ੧, ੬, ੩ : ੨ (596) 
ਨਿਰਮਏ -- ਉਤਪਤ ਹੋਏ, ਬਣੇ 
“ਓਅੰਕਾਰਿ ਬੇਦ ਨਿਰਮਏ ।” 
- ਰਾਮ ੧, ਓਅੰ ੧ : ੫ (930) 
ਨਿਰਮਯੌ -- ਬਣਾਇਆ ਹੈ 
“ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ 
ਉਧਰਣ।” __-- ਸਵ ੩. ੧੫ : ੫ (1395) 
ਨਿਰਮਰਿ -- ਨਿਰਮਲਤਾ ਵਾਲਾ, ਸਾਫ, ਗੁੰਧਲੇਪਨ 
ਤੋਂ ਰਹਿਤ _ _ 
ਪਰਾਛਤ ਜਾਹਿ ਨਾਮ ਲੀਏ ਹਰਿ ਹਰਿ।” 
-- ਸਮੁ ੫, ੨ : ੩ (1385) 
ਨਿਰਮਲ -- 1. ਮੈਲ ਰਹਿਤ, ਉਜਲ, ਪਵਿੱਤਰ 
“ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ 
ਦੁਆਰੁ।  _-- ਸਿਰੀ ੩, ੫੨, ੨ : ੩ (33) 
“ਭਾਈਰੇ ਮੈਲੁ ਨਾਹੀ ਨਿਰਮਲ ਜਲਿ ਨਾਇ। ” 





-- ਸਿਰੀ ੧, ਅਸ ੭, ੧“ : ੧ (57) 


“ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ 
ਬਰਨੁ ਬਨਿ ਓਰੀ।” (ਸਾਫ) 
ਰ੍ -- ਆਸਾ ੫, ੫੧, ੩ : ੧ (384) 
2. ਸੁਅਸਤ, -ਵਿਕਾਂਰ ਰਹਿਤ 
“ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ 
ਸਰੀਰੁ ।” 
- ਸਿਰੀ ੧, ਅਸ 2, ੧ : ੧ (57) 





1395 
“ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ` 








3. ਪਵਿੱਤਰ ਹਰੀ ਮੈਲ ਰਹਿਤ/ਉਜਲ 
ਨਾਮਿ ਸਮਾਤੇ। ” 
-- ਸਿਰੀ ੩, ਅਸ ੨੪, ੫ : ੨ (69) 
“ਨਿਰਮਲ ਤੇ ਸਭ ਨਿਰਮਲ ਹੋਵੈ । ” 
- ਮਾਂਝ ੩, ਅਸ ੨੦,੫:੧(121) 
(ਦੂਜੇ “ਨਿਰਮਲ” ਦੇ ਅਰਥ 'ਮੈਲ ਰਹਿਤ ਜੀਵ” 
ਹੈ) 
4. ਉਜਲੀ, ਚੰਗੀ 
“ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ 
ਸੋਇ।”” -- ਮਾਝ ੫, ਬਾਰਾ ੩ : ੭ (134) 
5. ਸ੍ਰੇਸ਼ਟ 
ਮੰਤੁ।” _-- ਮਾਝ ੫, ਦਿਨ ੩ : ੩ (137) 
6. ਭਾਵ ਚਾਣਨ 
“ਰੈਣਿ ਅੰਧਾਰੀ ਨਿਰਮਲ ਜੋਤਿ।” 
- ਬਿਲਾ ੧, ਅਸ ੧, ੬ : ੧ (831) 
7. ਭਾਵ ਸਾਫ ਰ੍ 
“ਜੈਸੇ ਤਾ ਪਤੇ ਨਿਰਮਲ ਘਾਮਾ।” 
- ਗੋਂਡ ਨਾਮ, ੪, ੫ : ੧ (874) 
ਨਿਰਮਲੰ -- ਪਵਿੱਤਰ -..! 
ਨਾਮੰ।” -- ਸਸ ੫, ੪੨ : ੪ (1357) 
ਨਿਰਮਲਉ -- ਸ੍ਰੇਸ਼ਟ, ਚੰਗਾ, ਉਤਮ 
“ਨਾਨਕ ਵਖਰ ਨਿਰਮਲਉ ਧੰਨੁ ਸਾਹੁ ਵਾਪਾਰੂ। ” 
- ਮਾਰੂ ੩, ਵਾਰ ੧੩ਸ, ੧, ੨ : ੨ (1090) 
ਨਿਰਮਲਹ =- ਸ੍ਰੇਸ਼ਟ, ਉਤਮ, ਚੰਗੇ 
“ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤਮਹਾ 
ਨਿਰਮਲਹ।  _ -- ਸਸ ੫, ੧੯ : ੨ (1355) 
ਨਿਰਮਲਾ -- ਮੈਲ ਰਹਿਤ, ਉਜਲ, ਪਵਿੱਤਰ 
“ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ।” 
- ਸਿਰੀ ੧, ੯, ੨ : ੨ (17) 
“ਸਾਧ ਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ 
ਫਾਸ।”” (ਸ਼ੁਧ, ਉਜਲ, ਦੋਖ ਰਹਿਤ) 
-- ਸਿਰੀ ੫, 2੭, ੩ : ੧ (44) 
ਨਿਰਮਲਾਇ -- ਨਿਰਮਲਤਾ/ਸੂਛਤਾ ਵਾਲਾ 


“ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ 


ਨਿਰਮਲਿ ਰ੍ 1396 ਨਿਰਮਾਲਕਾ 





ਨਿਰਮਲਾਇ। ” 3. ਵਿਕਾਰ ਰਹਿਤ 
- ਮਾਰੂ ੫, ੧੧, ੪ : ੨ (1001) “ਸਾਚੇ ਮੈਲੁ ਨ ਲਗਈ ਮਨੁ ਨਿਰਮਲੁ ਹਰਿ 

ਨਿਰਮਲਿ -- ਸਾਫ, ਮੈਲ ਰਹਿਤ ਧਿਆਇ।” 
“ਨਿਰਮਲਿ ਜਲਿ ਨਾਏ ਮੈਲੂ ਗਵਾਏ ਭਏ ਪਵਿਤੁ -- ਸਿਰੀ ੩, ੪੦, ੨ : ੧ (29) 


ਸਰੀਰਾ।”” -- ਸੂਹੀ ੪, ਛੰਤ ੩, ੨ : ੩ (774) | ਨਿਰਮਲ -- ਪਵਿਤਰ 
“ਪ੍ਰਭ ਮੋਰਾ ਸਦਾ ਨਿਰਮਲਾ ਮਨਿ ਨਿਰਮਲਿ | “ਗੁਰਮਤੀ ਨਾਮੁ ਨਿਰਮਲੂਂ ਨਿਰਮਲ ਨਾਮ 
ਪਾਇਆ ਜਾਇ।” (ਵਿਕਾਰ/ਈਰਖਾ ਦੈਤ |  ਧਿਆਇ।” __-- ਸਲੋ ੪, ੨੫ : ੨ (1423) 


ਰਹਿਤ, ਉਜਲ) ਨਿਰਮਲੇ -- ਉਜਲ, ਵਿਕਾਰ ਰਹਿਤ, ਸਾਫ ਪਵਿਤਰ 
- ਸਿਰੀ ੩, ਅਸ ੧੮, 2 : ੧ (65) | “ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ 

“ਮਨਿ ਨਿਰਮਲਿ ਵਸੈ ਸਚੁ ਸੋਇ।” (ਸਾਫ ਹੋਣ | _ ਜਾਸੁ।” __-- ਸਿਰੀ ੩, ੩੭, ੧ : ੩ (27) 
ਨਾਲ) ` ਗਉ ੩, ੨੧, ੩ : ੨ (5੧) | “ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ।” 
ਨਿਰਮਲੀ -- 1. ਉਜਲੀ, ਚੰਗੀ ਸ੍ਰੇਸ਼ਟ - ਸੇਰ ੪, ਵਾਰ ੬ਸ, ੩, ੨ : ੯ (645) 


“ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ।” | ਨਿਰਮਲੋ -- ਪਵਿਤਰ 
` ਸਿਰੀ ੫, ੮੦, ੪ : ੨ (45) | “ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ 





“ਸਤਿਗੁਰ ਕੀ ਸੇਵਾਂ ਨਿਰਮਲੀ ਨਿਰਮਲ ਜਨੁ ਸੋਇ।” -- ਸਿਰੀ ੧, ਅਸ ੧੫, ੧“ : ੨ (62) 
ਹੋਇ ਸੁ ਸੇਵਾ ਘਾਲੇ।” ਨਿਰਮਲੋੌ -- ਨਿਰਮਲ, ਖੋਟੋ ਤੋਂ ਰਹਿਤ 

- ਗਉ ੪, ਵਾਰ ੧੦ਸ, ੪, ੧ : ੧ (304) “ਜਗੁ ਖੌਟੇ ਸਚੁ ਨਿਰਮਲੌ ਗੁਰ ਸਬਦੀ ਵੀਚਾਰਿ।” 

2. ਪਵਿੱਤਰ - ਪ੍ਰਭਾ ੧, ੧੩, ੪ : ੧ (1331) 
"ਸਤਿ ਕਰਣੀ ਨਿਰਮਲ ਨਿਰਮਲੀ।” ਨਿਰਮਾਇਲ -- ਮੈਲ ਰਹਿਤ, ਨਿਰਮਲ 

_ ` ਹਉਂ ੫. ਸੁਖ ੧੬, ੬ : ੭ (284) । “ਮੰਚ ਸਬਦ ਨਿਰਮਾਇਲ ਬਾਜੇ।” (ਸ਼ੁੱਧ 

ਨਿਰਮਲੀਆ -- ਪਵਿੱਤਰ | ਪਵਿੱਤਰ) _-- ਰਾਮ ਬੇਣੀ, ੧, ੯ : ੩ (974) 

ਅੰਮ੍ਰਿਤ ਨਾਮੁ ਸਦਾ ਨਿਰਮਲੀਆ। ਨਿਰਮਾਇਲੁ -- 1. ਪਵਿਤਰ, ਨਿਰਮਲ, ਮਾਇਆ 

- ਮਾਝ ੫, ੨੨, ੧ : ੧ (100) ਤੋਂ ਰਹਿਤ ' 

ਬਿਗਾਸ ਬਿਬੇਕਾ।” (ਨਿਰਮਲ ਕੀਤਾ) ਮਿਲਾਏ। -- ਵਡ ੩, ਅਲਾ ੧, ੪ : ੫ (583) 
- ਸਾਰ ੫, 2੭੧ : ੧ (1209) “ਅਤਿ ਨਿਰਮਾਇਲ ਸੀਝਸਿ ਦੇਹਾ। ” 

ਨਿਰਮਲੁ -- ।. ਪਵਿੱਤਰ - ਰਾਮ ੧, ਓਅੰ ੧੦ : ੬ (931) 


“ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ।”` | _“ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ 
- ਸਿਰੀ ੧, ੧੫. ੩ : ੩ (19) ਥੀਆ।” (ਨਿਰਮਲ ਸਰੂਪ) > 


“ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ | -- ਰਾਮ ੧, ਸਿਗੋ ੨੪ : ੧ (940) 
ਹੋਇ।” __-- ਸਿਰੀ ੩, ੩੭, ੩ : ੨ (26) | 2. ਦੇਵਤੇ ਨੂੰ ਭੇਟ:/ਅਰਪਣ ਕੀਤੀ ਵਸਤੁ ਰ 
2. ਪਵਿਤਰ, ਹਰਿ “ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ 
“ਮਨ ਮੇਰੇ ਹਰਿ ਹਰਿ ਨਿਰਮਲੂ ਧਿਆਇ। ” ਕੰਚਨੁ ਦੀਜੈ ਰਾਮ ਨਾਮ ਸਰਿ ਤਉ ਨ ਪੁਜੈ।” 
-- ਸਿਰੀ ੩, ਅਸ ੩੭, ੧" : ੧ (27) -- ਰਾਮ ਨਾਮ, ੪, ੩ : ੨ (973) 
“ਗੁਰ ਤੇ ਲਿਰਮਲੂ ਜਾਣੀਐ ਨਿਰਮਲ ਦੇਹ ਨਿਰਮਾਲਕਾ -- ਨਿਰਮਲ, ਸ੍ਰੇਸ਼ਟ 
ਸਰੀਰੂ। ” “ਕਾਮ ਕ੍ਰੋਧੁ ਅਹੰਕਾਰੂ ਤਜਾਏ ਤਿਸੁ ਜਨ `ਕਉ 


- ਸਿਰੀ ੧, ਅਸ ੭, ੧ : ੧ (57) ਉਪਦੇਸੁ ਨਿਰਮਾਲਕਾ। ” 





$ - ਮਾਰੂ ੫, ਸੋਲਾ ੧੩, ੧੪ : ੩ (1085) 
ਨਿਰਮਿਤ -- ਨਿੰਮਿਆ ਭਾਵ ਰਖਿਆ 
“ਰੰਚਕ ਰੇਤ ਖੇਤ ਤਨਿ ਲਿਰਮਿਤ ਦੁਰਲਭ ਦੇਹ 


ਸਵਾਰਿ ਧਰੀ।” -- ਸਪੁ ੫, ੩" : ੧ (1387) 
ਨਿਰਮੋਹਤੇ -- ਨਿਰਮੋਹ ਹੋ ਜਾਈਦਾ ਹੈ 
“ਅਨਿਤ੍੍‌ ਰਚਨਾ ਨਿਰਮੋਹਤੇ । ” 
-- ਸਸ ੫, ੨੩ : ੫ (1356) 
ਨਿਰਮੋਲਕ -- ਜਿਸ ਦਾ ਮੂਲ ਨਹੀਂ ਪਾਇਆ ਜਾ 
“ਕੀਰਤਨੁ ਨਿਰਮੋਲਕ ਹੀਰਾ। ” 


- ਰਾਮ ੫, ੩੫, 2 : ੧ (693) 


ਮਾਣਕੁ ਪਤੀਆਨਾਂ ਰੇ।” (ਅਮੋਲ ਖਜ਼ਾਨਾ) 

-- ਆਸਾ ੫, ੧੩੦, ੩ : ੨ (404) 
ਨਿਰਮੋਲਕੋ -- 

ਮੀਕਾ।”” -- ਬਿਲਾ ਕਬ, ੩, ੩ : ੨ (856) 


- ਰਾਮ ੫, ਅਸ ੨, ੩ : ੨ (913) 
ਹੋਰ ਰੂਪ -- ਨਿਰਮੋਲੁ -- 
“ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ 
ਪਾਇ। ” (ਵਡਮੁਲਾ) 
-- ਸਿਰੀ ੧, ੨੨, ੨ : ੧ (22) 
ਨਿਰਲਜੇ -- ਲਜਾ ਰਹਿਤ, ਬੇਹਯਾ, ਬੇਸ਼ਰਮ 


-- ਬਿਲਾ ੫, ੫੮, ੨ : ੨ (815) 
ਨਿਰਲੇਪ -- ਜੋ ਲਿਪਤ/ਖਚਿਤ ਨਾ ਹੋਵੇ 
“ਬ੍ਰਹਮ ਗਿਆਨੀ ਸਦਾ ਨਿਰਲੋਪ। ” 
` -- ਗਉ ੫, ਸੁਖ ੮, ੧ : ੧ (272) 
ਨਿਰਲੇਪਾ -- ਖਚਿਤ/ਲਿਪਤ ਨ ਹੋਣ ਵਾਲਾ, 
ਨਿਆਰਾ/ਅਲੱਗ ਰਹਿਣ ਵਾਲਾ 
“'ਤਾਹੂ ਸੰਗ ਤਾਹੂ ਨਿਰਲੈਪਾ। 


-- ਗਉਂ ੫, ਬਾਅ ੪੨ : ੫ (259) |. 


ਨਿਰਲੇਪੀ -- ਅਲਗ, ਬੇਲਾਗ, ਨਿਆਰਾ 
“ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਤ 


ਗੁਸਾਈ।” -- ਸੋਚ ੯, ੫, ੩ : ੧ (632) 
ਨਿਰਵਰਈ -- ਦੂਰ ਕਰਦਾ ਹੈ, ਨਿਵਾਰਦਾ ਹੈ, 


- ਗਉ ਕਬ, ਬਾਅ ੨੭ : ੪ (341) 
ਨਿਰਵਾ -- ਨੇੜੇ, ਸਮੀਪ, ਕੋਲ 
“ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ।” 

- ਟੋਡੀ ਨਾਮ, ੧,੧:੧(716)` 
ਨਿਰਵਾਰੀ -- ਦੂਰ ਕੀਤੀ, ਹਟਾਈ 
“ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ 

ਜਾਇ। ? -- ਸਲੋ ਕਬ, ੧੯੬ : ੨ (1375) 
ਹੋਰ ਰੂਪ -- ਨਿਰਵਾਰੋ -- 

“ਕੰਬਾ ਨਿਗ੍ਰਹਿ ਸਨੇਹੁ ਕਰਿ ਲਿਰਵਾਰੋ ਸੰਦੇਹ।” 
(ਹਟਾਓ, ਦੂਰ ਕਰੋ) 

-- ਗਉ ਕਬ, ਬਾਅ ੧੧ : ੧ (340) 

ਨਿਰਵਿਰਤਿ -- ਉਦਾਸੀਨਤਾ/ਦੁਨੀਆ ਵਲੋਂ 

ਉਪਰਾਮਤਾ ਦਾ ਭਾਵ 

“ਪਰ ਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ 
ਧਰਮੁ ਫਿਰੈ ਰੈਬਾਰਿਆ।” 

-- ਮਲਾ ੧, ਵਾਰ ੫ : ੩ (1280) 
ਨਿਰਵਿਰਤੀ -- ਉਦਾਸੀਨਤਾ ਵਾਲਾ ਭਾਵ ਤਿਅਗੀ, 

ਦੁਨੀਆਂ ਤੋਂ ਉਪਰਾਮ ਰ 
“ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ 
ਅਕਥੁ ਕਥੀਜੈ। ” 
_ = ਬਿਹਾ ੪, ਵਾਰ ੮ : ੩ (551) 
ਨਿਰਵੈਰ -- ਵੈਰ ਰਹਿਤ, ਕਿਸੇ ਨਾਲ ਵੈਰ ਨ 
ਕਰਨ ਵਾਲਾ 
“ਨਿਰਭਉ ਨਿਰਵੈਰ ਅਥਾਹ ਅਤੋਲੇ। ” 

-- ਮਾਂਝ ੫, ੧੬, ੨ : ੨ (99) 
ਨਿਰਵੈਰਣਹ -- ਨਿਰਵੈਰ/ਵੈਰ ਰਹਿਤ ਹੋਣਾ 
“ਗ੍ਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ 

ਨਿਰਵੈਰਣਹ। ` -- ਸਸ ੫, ੪੦ : ੨ (357) 
ਨਿਰਵੈਰਾ -- ਵੈਰ ਰਹਿਤ 
“ਨਿਰਹਾਰੀ ਕੇਸਵ ਨਿਰਵੈਰਾ। ” 

-- ਮਾਝ ੫, ੧੩, ੩ : ੧ (98) 


| ਨਿਰਵੈਰਿ -- ਵੈਰ ਰਹਿਤ ਪ੍ਰਭੂ ਵਿਚ 


ਨਿਰਵੈਰੁ 
ਸਘਨ ਗਰੂਅ ਮਤਿ ਨਿਰਵੈਰਿ ਲੀਣਾ।” 





ਨਿਰਵੈਰੁ -- 1. ਵੈਰ ਰਹਿਤ 
“ਤੂੰ ਨਿਰਵੈਰੁ ਸੰਤ ਤੇਰੇ ਨਿਰਮਲ। ” 
- ਮਾਝ ੫, ੪੯, ੪ : ੧ (106) 
2. ਵੈਰ ਰਹਿਤ ਪ੍ਰਭੂ 
“ਨਿਰਾਹਾਰੀ ਨਿਰਵੈਰੁ ਸਮਾਇਆ। ” 
- ਮਾਰੂ ੫, ਸੋਲਾ ੧੧, ੯ : ੧ (1082) 
“ਰਾਜੁ ਜੋਗੁ ਮਾਇਓ ਬਸਿਓ ਨਿਰਵੈਰੁ 
ਰਿਦੰਤਰਿ।” _ -- ਸਵ ੧, ੬ : ੧ (1390) 
ਨਿਰਵੈਰੇ -- ਨਿਰਵੈਰ, ਵੈਰ ਰਹਿਤ 
“ਭ੍ਮੁ ਭਉ ਕਾਟਿ ਕੀਏ ਨਿਰਵੈਰੇ ਜੀਉ।” 
-- ਗਉ ੫, ੧੬੬", ੪ : ੩ (217) 
ਹੋਰ ਰੂਪ -- ਨਿਰਵੈਰੈ -- 
“ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ 
ਜਗ਼ਤੈ ਕਾ ਤਿਨਿ ਸਿਰਿ ਲਇਆ।” 


- ਗਉ ੪, ਵਾਰ ੧੩ਸ, ੪, ੨ : ੫ (307). 


ਨਿਰਾਸ =- ।. ਨਿਰਾਸਾ, ਟੁੱਟੇ ਦਿਲ ਵਾਲਾ 
“ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ।” 
- ਸਿਰੀ ੧, ੯,੪: ੨ (17) 
“ਨਿਰਾਸ ਆਸ ਕਰਣੰ ਸਗਲ ਅਰਥ ਆਲਯਹ। ” 
-- ਸਸ ੫, ੪੩ : ੩ (1357) 
ਹੋਰ ਰੂਪ -- ਨਿਰਾਸੰ -- 
ਪੂਰਨਹ। ” (ਨਿਰਾਸੀਆਂ ਨੂੰ) ਰ੍ 
- ਸਸ ੫, ੨੦ : ੧ (1355) 
2. ਆਸ ਰਹਿਤ, ਬੇਆਸ, ਨਾ ਉਮੀਦ _ 
“ਰੈਣਿ ਵਿਹਾਣੀ ਪਛੂਤਾਣੀ ਉਠਿ ਚਲੀ ਗਈ 
ਨਿਰਾਸ। -- ਮਾਝ ੫, ਬਾਰਾ ੫ : ੫ (134) 
3. ਨਿਰਾਸਤਾ 


“ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ 


ਸੁਰਤਿ ਸਮਝਾਈ।” 
- ਪ੍ਭਾ ੧, ੪, ੪ : ੧ (1328) 
ਨਿਰਾਸਾ -- ।. ਉਮੇਟ, ਬੇਆਸ, ਮਾਯੂਸ 
“ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ 
ਨਿਰਾਸਾ। ” _--- ਮਾਝ ੧, ਵਾਰ ੫ : ੮ (140) 
"ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ 


1398 





- ਸਵੜ,੭:੧(1393). 





ਗਈਆਸ।” (ਆਸਾ ਤੋਂ ਰਹਿਤ) 
- ਮਾਰੂ ੫, ਵਾਰ ੧੮ਸ, ੫, ੨ : ੨ (1100) 
ਹੋਰ ਰੂਪ - ਨਿਰਾਸੀ -- 
“ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ 
ਧੀਰਾ।” -- ਗਉ ਕਬ, ੫੦, ੫ : ੧ (334) 
2. ਇਛਾ ਰਹਿਤ, ਕੋਈ ਆਸ ਨ ਰੱਖਣ ਵਾਲਾ 
“ਹੁਕਮੈ ਬੂਝੈ ਨਿਰਾਸਾ ਹੋਈ। ” 
-- ਆਸਾ ੩, ੨੫, ੧ : ੨ (423) 
“ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ 
ਨਿਰਾਸਾ। ”-- ਸੋਰ ੯, ੧੧, ੨ : ੧ (634) 
ਹੋਰ ਰੂਪ - ਨਿਰਾਸੀ -- 
“ਵਿਚਿ ਆਸਾ ਹੋਇ ਨਿਰਾਸੀ। ” 
- ਬਿਲਾ ੪, ੭, ੨ : ੩ (801) 
4. ਉਦਾਸੀਨ, ਬੇਲਾਗ 
“ਹਰਖ ਸੋਗ ਤੇ ਰਹਹਿ ਨਿਰਾਸਾ।” 
- ਬਸੰ ੧, ਅਸ ੪, ੬ : ੧(1189) 
ਹੋਰ ਰੂਪ -- ਨਿਰਾਸੀ -- 
"ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ 
ਭਰਮਿ ਭੁਲਾਨੀ। ” 
- ਮਲਾ ੧, ੪, ੧ : ੨ (1255) 
5. ਜਿਸ ਨੂੰ ਕੋਈ ਉਮੀਦ ਨ ਰਹੇ 
“ਸੰਤ ਕਾ ਦੇਖੀ ਉਠਿ ਚਲੈ ਨਿਰਾਸਾ। ” 
- ਗਉ ੫. ਸੁਖ ੧੩, ੭ : ੬ (280) 
ਨਿਰਾਸੁ -- ।. ਉਦਾਸੀਨ, ਇਛਾ-ਰਹਿਤ 
“ਆਸਾ ਮਾਹਿ ਨਿਚਾਸੁ ਬੁਝਾਇਆ। ” 
-- ਗਉ ੧, ੧੨, ੪ : ੨ (154) 
2. ਮਾਯੂਸ 
“ਮਲੇਛੁ ਪਾਪੀ ਪਚਿਆ ਭਇਆ ਨਿਰਾਸੁ । ” 
- ਭੈਰ ੫, ੯, ੪ : ੨ (1138) 
ਨਿਰਾਸੇ -- ਨਾ ਉਮੀਦ, ਮਾਯੂਸ 
“ਓਇ ਜਿ ਆਵਹਿ ਆਸ ਕਰਿ ਜਾਹਿ 
ਕਿਤ [” ਰ 
- ਆਸਾ ੧, ਵਾਰ ੧੪ਸ, ੧, ੧ : ੨ (470) 
ਨਿਰਾਸੋ -- ਨਿਰਾਸਾ, ਮਾਯੂਸ 
`ਨਿਰਾਸੋ।  _ -- ਰਾਮ ੧, ਸਿਗੋ ੫ : ੩ (938) 
ਨਿਰਾਹਾਰ -- ।. ਜੋ ਕੁਝ ਖਾਂਦਾ ਨਹੀ 


ਨਿਰਾਹਾਰੀ ਤੀ 1399 ਨਿਰਾਰੋਂ 
“ਨਿਰਾਹਾਰ ਨਿਰਵੈਰ ਸੁਖਦਾਈ। ” 








-- ਗਉ ਕਬ, ੩੧, ੩ : ੨ (329) 





-- ਗਉ ੫. ਸੁਖ ੧੮, ੫ : ੫ (287) | 2. ਨਿਰਲੇਪ 
ਹੋਰ ਰੂਪ -- ਨਿਰਾਹਾਰੀ -- “ਦੁਹੂ ਭਾਤਿ ਤੇ ਆਪਿ ਨਿਰਾਰਾ। ” 
“ਨਿਰਾਹਾਰੀ ਨਿਰਵੈਰੁ ਸਮਾਇਆ। ” -- ਗਉ ੫, ਬ਼ਾਅ ੨ : ੭ (250) 
-- ਮਾਰੂ ੫, ਸੋਲਾਂ ੧੧, ੯ : ੧ (1082) “ਰਾਮ ਭਗਤਿ ਜਨੁ ਰਹੈ ਨਿਰਾਰਾ। ” 
2. ਬਿਨਾ ਕੁਝ ਖਾਣ ਪੀਣ ਦੇ, ਬਿਨਾ ਆਹਾਰ -- ਆਸਾ ੧, ੧੭, ੨ : ੪ (354) 
“ਕ੍ਰਿਆ ਕੁੰਟਿ ਨਿਰਾਹਾਰ । ” “ਸਭਿ ਰਸ ਲੈਤ ਬਸਤ ਨਿਰਾਰਾ। ” 
-- ਸਾਰ ੫, ੧੩੧, ੨ : ੨ (1229). - ਸੂਹੀ ੫, ੪੫, ੧ : ੩ (746) 
ਨਿਰਾਹਾਰੀ -- 1. ਜੋ ਕੁਝ ਸੇਵਨ ਨਹੀਂ ਕਰਦਾ, | 3. ਨਿਰਲੇਪ ਹਰੀ 
ਵੇਖੋ “ਨਿਰਾਹਾਰ” (1) “ਸਭ ਮਹਿ ਵਰਤੈ ਆਪਿ ਨਿਰਾਰਾ। ” 
2. ਅਹਾਰ ਨ ਕਰਨ ਵਾਲਾ ਭਾਵ ਪ੍ਰਭੂ - ਮਾਰੂ ੫, ਸੋਲਾ ੫, ੧ : ੨ (1075) 
“ਮੇਵੇ ਮਨ ਅਨਦਿਨੋ ਧਿਆਇ ਨਿਰੰਕਾਰੁ | ਨਿਰਾਰੀ -- 1. ਨਿਰਾਲੀ, ਅਦਭੁਤ 
ਨਿਰਾਹਾਰੀ। ? “ਸਹਜ ਕੀ ਅਕਥ ਕਥਾ ਹੈ ਨਿਰਾਰੀ। ” 
-- ਸਾਰ ੪, ੧੧, ੧" : ੫ (1201) - ਗਉਂ ਕਬ, ੩੬, ੧" : ੧ (333) 
3. ਬਿਨਾ ਕੁਝ ਖਾਣ ਦੇ, ਫਾਕੇ ਵਿਚ 2. ਵਖ ਵਖ 
ਕੋਟਿ ਤੇਤੀਸ ਸਿਧ ਜਤੀ ਜੋਗਿ ਤਟ ਤੀਰਥ ਭਾਖੇ। -- ਰਾਮ ੧, ੫, ੭, ੩ : ੩ (884) 
ਪਰਭਵਨ ਕਰਤ ਰਹਤ ਨਿਰਾਹਾਰੀ। ” 3. ਵਖਰੀ ਭਾਵ ਦੂਰ 
-- ਸਾਰ ੪, ੧੧, ੧ : ੧ (1201) “ਤੈ ਗੁਣ ਬਧਕ ਮੁਕਤਿ ਨਿਰਾਰੀ। ” 
ਨਿਰਾਹਾਰੁ - ਜਿਸ ਨੂੰ ਖਾਣ ਪੀਣ ਦੀ ਲੋੜ ਨ ਹੋਵੇ । - ਮਾਰੂ ੩, ਸੋਲਾ, ੬, ੧੩ : ੨ (1049) 
“ਨਿਰਮਲੁ ਨਿਫਾਹਾਰੁ ਨਿਹਕੇਵਲੁ । ” “ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ 
-- ਬਿਲਾ ੧, ਥਿਤੀ ੧੩ : ੫ (840) ਨਿਰਾਰੀ। ” (ਵਖ/ਦੂਰ ਹੋਣਾ) 
ਨਿਰਾਪਰਾਧ -- ਬਿਨਾ ਕਸੁਰ ਦੇ -- ਤੁਖਾ ੧, ਛੰਤ ੪, ੪ : ੫ (1112) 
“ਨਿਰਾਪਰਾਧ ਚਿਤਵਉ ਬੁਰਿਆਈ। ” “ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ 
- ਆਸਾ ੫, ੮, ੧" : ੨ (372) ਨਿਰਾਰੀ। (ਵੱਖ, ਦੂਰ, ਲੁਕਾਕੇ) 
ਨਿਰਾਫਲ -- ਫਲ ਰਹਿਤ, ਨਿਸਫਲ, ਨਿਰਾਰਥ - ਸੋਮ ਖਾ. (186 


“ਜਾਂ ਪਤਿ ਲੇਖੈ ਨ ਪਵੈ ਤਾਂ ਸਭਿ ਨਿਰਾਫਲ ਕਾਮ।” | ਨਿਰਾਰੇ -- 1. ਨਿਰਾਲੇ _ 

-- ਆਸਾ ੧. ੩੧, ੧: ੩ (356) | ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ 
ਨਿਰਾਰ -- ਨਿਰਾਲਾ, ਅਲਗ, ਵਖਰਾ -_ਨਿਫਾਰੇ । ” -- ਗਉ ੪. ਵਾਰ ੧੪ : ੩ (308) 
“ਕਰਤ ਫਿਰੇ ਭੇ ਬਨ ਭੇਖ ਮੋਹਨ ਰਹਤ ਨਿਰਾਰ। ” 2. ਨਿਰਲੇਪ _ ਕਿ 

-- ਦੇਵ ੫, ੩੧, ੧" : ੧ (534) 'ਜਿਉ ਜਲ ਅੰਭ ਉਪਰਿ ਕਮਲ ਨਿਰਾਰੇ । 
ਨਿਰਾਰਥ -- ਨਿਸਫਲ, ਬੇਅਰਥ- ੨ ਆਸਾ ਨ. ਜਿਤ ਤੀ ੨ ਉਰ 
“ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ।” 3. ਅੱਡ ਕਰ ਦਿੱਤੇ, ਦੂਰ ਕਰ ਦਿਤੇ 

-- ਗਉ ੫, ੮੦, ੨ : ੪ (179) ਕਹਿ ਕਿਰਪਾ ਮਪਿਨਾ ਦਾਸ਼ ਕੀਲਿ-ਬੋਧਨ ਤੀਰ 
ਨਿਰਾਰਾ -- ਨਿਰਾਲਾ, ਜੋ ਚਲਾਇਆ ਨ ਜਾ ਸਕੇ, ਨਿਰਾਰੇ। ' -- ਦੇਵ ੫, ੧੮, ੨ : ੧ (531) 

` ਵਖਰਾ, ਅੱਡ ਨਿਰਾਰੋ -- ਨਿਰਾਲਾ, ਅਦਭੁਤ 


“ਬੇਦ ਕਤੇਬ ਤੇ ਰਹਹਿ ਨਿਰਾਰਾ।” ਹ “ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋਂ ਅੰਗ 


ਨਿਰਾਲੰਬੁ 1400 ਨਿਰੋਧਰ 
ਨਿਰਾਰੋ। ” - ਆਸਾਂ ੩, ਅਸ ੩੬, ੯ : ੧ (430) 
(ਮਹਾਨਕੋਸ਼ ਅਰਥ 'ਖਾਸ” ਕਰਦਾ ਹੈ) “ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ 
- ਗੂਜ ੫, ੧੦, ੧" : ੨ (498) ਨਿਰਾਲੀ।” (ਵਖਰੇ ਪ੍ਰਕਾਰ ਦੀ) 
ਨਿਰਾਲੰਬੁ =- ਬਿਨਾ ਸਹਾਰੇ - ਸੂਹੀ ੫, ੫੩, ੨ : ੨ (748) 
“ਨਿਰਾਲੰਬੁ ਨਿਰਹਾਰੂ ਨਿਹਕੇਵਲੁ ਨਿਰਭਉ ਤਾੜੀ | ਨਿਰਾਲੇ -- ।. ਅਦਕੁੱਤ, ਵਿਲੱਖਣ 
ਲਾਵੈ।” __ -- ਖ਼੍ਭਾ ੧, ੧੭, ੩ : ੨ (1332) | “ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ 


ਨਿਰਾਲਮ -- ਇਕ ਰਸ, ਇਕ ਟਕ 
“ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ 
ਤਾੜੀ। ” (ਨਿਰਣੈ ਤੇ ਮਹਾਨਕੋਸ਼ ਇਸ ਦੇ ਅਰਥ 
“ਨਿਰਲੇਪ” ਕਰਦਾ ਹੈ) 
-- ਰਾਮ ਕਬ, 2, ੩ : ੧ (970) 
ਨਿਰਾਲਮੁ -- ।. ਨਿਰਲੇਪ _ 
“ਰਹੈ ਨਿਰਾਲਮੁ ਏਕਾ ਸਚੁ ਕਰਣੀ।” 


- ਗਉਂ ੧, ਅਸ ੧੫, ੧ : ੬ (227) . 


2. ਆਸਰੇ ਤੋਂ ਬਿਨਾਂ (ਕਿਸੇ ਸਾਜ਼ ਆਦਿਕ ਦੇ) 
“ਪੰਚ ਸਬਦ ਝੁਣਕਾਰੁ ਨਿਰਾਲਮੁ ਪੁਭਿ ਆਪੇ 
ਵਾਇ ਸੁਣਾਇਆ।” 
- ਮਾਰੂ ੧, ਸੋਲਾ ੧੯, ੮ : ੩ (1040) 
ਨਿਰਾਲਮੋ -- ਨਿਰਲੇਪ, ਬੇਲਾਗ 
“ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ 
ਕਰਣੀ। ” 

- ਆਸਾ ੧, ਅਸ ੧੯, ੮ : ੧ (421) 
ਨਿਰਾਲਾ -- 1. ਵੱਖਰੀ ਤਰ੍ਹਾਂ ਦਾ, ਅਦਭੁਤ, 
ਵਿਲੱਖਣ ਰ 

“ਅਨਹਤ ਬਾਣੀ ਥਾਨੁ ਨਿਰਾਲਾ। ” 
- ਗਉਂ ੫, ੧੦੪, ੨ : ੧ (186) 
ਹੋਰ ਰੂਪ -- ਨਿਰਾਲੀ - 
“ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ।” 


- ਗਉ ੫. ਛੰਤ ੨, ੨ : ੧ (248) 


2. ਨਿਰਲੇਪ _ 
"ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ। ” 

ਰ - ਮਾਰੂ ੧, ਸੋਲਾ ੧੧, ੫ : ੨ (1031) 
ਨਿਰਾਲੀ -- 1. ਅਦਭੁਤ ਭਾਵ ਸੁੰਦਰ, ਵੇਖੋ 
'ਨਿਰਾਲਾ” (1) 

2. ਅਨੋਖੀ, ਵਿਲੱਖਣ 
“ਭਗਤਿ ਨਿਰਾਲੀ ਅਲਾਹ ਦੀ ਜਾਧੈ ਗੁਰ 
ਵੀਚਾਰਿ।” 








ਨਿਰਾਲੇ। ' _-- ਗਉ ੪, ਵਾਰ ੧੯ : ੧ (311) 
2. ਨਿਰਲੇਪ, ਬੇਲਾਗ, ਅਲੱਗ 
"ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ 
ਉਦਿਆਨੇ।”” 
- ਰਾਮ ੧, ਸਿਗੋ ੭ : ੧ (938) 
ਨਿਰੀਕਾਰ -- ਅਕਾਰ ਰਹਿਤ 
"ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ 
ਸੁਮਾਰ ਸਰਬਰ ਕਉ ਕਾਹਿ ਜੀਉ।” 
- ਸਵ ੪, ਗਯੰ ੭ : ੧ (1402) 
ਨਿਰੂਪੀਐ -- ਨਿਰਣਾ ਕਰਕੇ/ਖੋਜ ਕੇ ਦਸੇ 
"ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ 


ਲੋਇ।” -- ਗਉ ਰਵਿ, ਅਸ ੧, ੨ : ੧ (346) 
ਨਿਰੋਆ -- ਅਰੋਗ 
ਰਜ ਲਹ ਚ ਤਿਨ ਨਿਤ ਇਿਦ 
ਨਵਾ ਨਿਰੋਆ।” 
- ਸੋਂਚ ੫, ੪੯, ੧” : ੨ (620) 
ਨਿਰੋਧਹੁ -- ਰੋਕੋ, ਚਿਤ ਵ੍ਰਿਤਿ ਨੂੰ ਠਹਿਰਾਉ 


“ਘਟ ਪਰਚਾ ਕੀ ਬਾਤ ਨਿਰੋਧਹੁ । ” 
-- ਗਉ ਕਬ, ਬਾਅ ੩੯ : ੨ (342) 
ਨਿਰੋਧਰ -- ਉਹ ਮੰਤੁ ਜਿਸ ਦਾ ਅਸਰ ਜ਼ਾਇਲ/ 
ਰੋਕਿਆ ਨ ਹੋ ਸਕੇ 
“ਨਿਰਮਲ ਰੀਤਿ ਨਿਰੋਧਰ ਮੰਤ।” 
- ਗਉ ੫, ਥਿਤੀ ੮ : ੪ (298) 
ਹੋਰ ਰੂਪ -- ਨਿਰੋਧਰਾ -- 


ਮੰਤੁ ਨਿਰੋਧਰਾ। ” 


- ਗਉ ੫. ਬਾਅ ੧ਸ : ੩ (250) 


ਨਿਰੋਧਰੁ -- 
ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੂ ਦੇਵੈ 
ਪਤਿਮਤੀ।” (ਅਬਦਲ) 


- ਰਾਮ ੧, ਓਅੰ ੧੧ : ੪ (931) 


ਨਿਰੋਧੁ -- ਮਨ ਦੀ ਰੋਕ, ਚਿਤ ਵ੍ਰਿਤਿ ਦਾ ਠਹਿਰਾਉ 
“ਕਰਮਿ ਮਿਲੈ ਸਚੁ ਪਾਈਐ ਗੁਰਮੁਖ ਸਦਾ 
ਨਿਰੋਧੁ। __-- ਸਿਰੀ ੧, ੧੪, ੩ : ੩ (19) 

ਨਿਲਜ -- ਲਜ ਰਹਿਤ, ਬੇਸ਼ਰਮ 

“ਰੇ ਜੀਅ ਨਿਲਜ ਲਾਜ ਤ੍ਰੋਹਿ ਨਾਹੀ।” 


-- ਗਉ ਕਬ, ਅਸ ੩੮, ੧" : ੧ (330) ` 


ਨਿਲਾਜ -- ਨਿਰਲਜ, ਬੇਗੈਰਤ 
"ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ 
ਰੇ।” - ਜੈਜਾ ੯, ੪, ੧ : ੨ (1353) 
ਹੋਰ ਰੂਪ --_ਨਿਲਾਜੁ -- 
“ਬਡੋ ਨਿਲਾਜੁ ਅਜਹੂ ਨਹੀ ਹਾਰਿਓ।” 
-- ਜੈਤ ਰਵਿ, ੧, ੫ : ੨ (710) 
ਨਿਵਸਸਿ -- ਨਿਉਂਦਾ ਹੈ, ਝੁਕਦਾ ਹੈ, ਪਰਿਣਾਮ 
ਕਰਦਾ ਹੈ 
ਮਰ - ਮਾਰੂ ੧, ੪, ੨ : ੨ (990) 
ਨਿਵਹਿ -- 1. ਝੁਕੇ, ਸਮਰਪਨ ਕੀਤਾ, ਈਨ ਮੰਨੀ 
“ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ 
ਕ੍ਰੋਧੁ ਬਲਾਇ।” 
-- ਸਿਰੀ ੪, ੬੯, ੩ : ੩ (41) 
“ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ 
ਕਰਾਹੀ।” (ਈਨ ਮੰਨਦੇ ਹਨ) 
- ਗਉ ੩, ਅਸ੪, ੭: ੨ (231) 
2. ਨਿਮਰਤਾ ਗ੍ਰਹਿਣ ਕਰੇ 
“ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ 
ਸੁਆਉ। ” (ਨਿਮਰਤਾ ਨਹੀਂ ਗ੍ਰਹਿਲ ਕਰਦਾ) 
-- ਆਸਾ ੩, ਅਸ ੩੦, ੧ : ੨ (426) 
“ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ 
ਨਿਵਹਿ ਤਾ ਫਲ ਗੁਨ ਪਾਵੈਗੋ । ” 
-- ਕਾਨ ੪, ਅਸ ੨, ੫ : ੧ (1309) 
ਨਿਵੰਤਿ -- ਨਿਵਣਾ, ਨਿਮੁਤਾ ਗ੍ਰਹਿਣ ਕਰਨੀ 
-- ਸੱਸ ੫, ੬੦ : ੨ (1359) 


ਨਿਵੰਧੈ -- ਨੀਵੇਂ, ਡੂੰਘੇ 


<ਪਊਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ , 


ਨਿਵੰਧੈ ਤਾਲਿ। ” 


- ਸੂਹੀ ੩, ਵਾਰ ੧੭ਸ, ੧, ੧ : ੨ (789) 


1401 








ਨਿਵੰਨਿ -- ਝੁਕਦੇ ਹਨ, ਈਨ ਮੰਨਦੇ ਹਨ 

ਨਿਵੰਨਿ।” _ -- ਮਾਝ ੫, ਬਾਰਾ ੪ : ੧ (134) 
ਨਿਵਰਹਿ -- ਦੂਰ ਹੋਏ, ਨਸ਼ਟ ਹੋਏ ਰ 
“ਦੂਤ ਦੁਸ਼ਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ 
ਪ੍ਰਤਾਪੁ ਤੁਮਾਰਾ। ' 

-- ਧਨਾ ੫, ੪੪, ੧ : ੧ (681) 
ਨਿਵਰੀ -- ਦੂਰ ਹੋ ਗਈ ___ 
“ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ 
-- ਸਿਰੀ ੧, ੧੭, ੧੨ (20) 


-- ਗਉਂ ੧, ਅਸ ੧੩, ੩ : ੧ (226) 
ਨਿਵਰੈ -- ।. ਦੂਰ ਹੋਏ ਵੇਖੋ “ਨਿਵਰੀ” 
2. ਨੇੜੇ, ਪਾਸ ਸਮੀਪ 
“ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ 
ਕਰਿ ਮਾਨਿਆ।” 
-- ਗਉਂ ਕਬ, ੪੭, ੨ : ੧ (333) 
ਨਿਵਲ -- ਨਿਉਲੀ ਕਰਮ, ਯੋਗ ਅਨੁਸਾਰ ਪੇਟ ਨੂੰ 
ਸਜਿਓੰ ਖੱਬੇ ਤੇ ਖੱਬਿਓਂ ਸੱਜੇ ਭੁਆਣ 
ਦੀ ਕਿਰਿਆ ਜਿਸ ਨਾਲ ਆਂਦਰਾਂ ਸਾਫ ` 
ਹੋ ਜਾਂਦੀਆਂ ਹਨ। 
“ਕਿਨਹੀ ਨਿਵਲ ਭੁਇਅੰਗਮ ਸਾਧੇ। ” 
- ਰਾਮ ੫, ਅਸ ੧, ੧ : ੩ (912) 
ਹੋਰ ਰੂਪ -- ਨਿਵਲਿ -- 
ਭੁਅੰਗਮ ਸਾਧੇ। ” 
- ਸੋਰ ੫, ਅਸ ੩, ੧ : ੧ (641) 


- ਮਾਝ ੫, ੧੨, ੨ : ੩ (98) 


ਨਿਵਲੂ - ਜੰਦਰਾ, ਤਾਲਾ 


“ਗੁਰੂ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ।” 
-- ਸਾਰ ੪, ਵਾਰ ੧ਸ, ੨, ੧ : ੧ (1237) 
ਨਿਵਾਇ -- ਝੁਕਾਏ ਰ 


“ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ। ” (ਭਾਵ 
ਬੰਦਨਾ ਕਰੇ) _-- ਰਾਮ ੫, ੯, ੨ : ੨ (685) 
ਨਿਵਾਇਆ -- ਝੁਕਾਇਆ, ਈਨ ਮਨਾਈ 
“ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ 
ਆਣਿ ਨਿਵਾਇਆ। ” 

-__ = ਰਾਮ ਸੂੰਢ, ਸਦ ੬ : ੪ (924) 
ਨਿਵਾਇਐ -- ਨਿਵਾਨ/ਝੁਕਾਨ ਨਾਲ 


“ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ 


ਜਾਹਿ।” 


- ਆਸਾ ੧, ਵਾਰ ੧੪ਸ, ੧, ੧: ੮ (470) 


_=- ਸਿਰੀ ੪, ਵਾਰ ੧੫ : ੫ (89) 
ਰ ੨ ਜਿਗਬ) ਵਾਸਾ, ਟਿਕਾਣਾ, ਵਿਸ਼ਰਾਮ 


ਪੂਰ ਪੂਰੋਂ ਆਖੀਐ ਪੂਰੈ ਤਖਤਿ ਨਿਵਾਸ।” 


-- ਸਿਰੀ ੧. ਵਿ ੯ 90214 


ਨਿਜੀ ਦੀਨੀ 
“ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੂ। ” 
(ਭਾਵ ਤਖਤ ਤੇ ਬੈਠਣਾ ਮਿਲਦਾ ਹੈ) 
`.-- ਭੈਰ ੫, ਅਸ ੧, ੫ : ੨ (1156) 
ਨਿਵਾਸਾ -- ।. ਵਾਸਾ, ਰਿਹਾਇਸ਼ 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ 
ਤਿਨਹਿ ਕੀਆ।” 
`__ - ਆਸਾਂ ੧, ਸੋਪੁ ੩, ੧ : ੧(12) 
2. ਸਮਾਈ, ਰਸਾਈ ਰ੍ 
“ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ” 
- ਗਉ ਕਬ, ਅਸ ੩੬, ੧" : ੨ (330) 





“ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ।” 
- ਗਉਂ ੫, ੯, ੪: ੪ (183) 
ਨਿਵਾਸੀ -- ।. ਵਸਨ ਵਾਲਾ, ਰਹਿਣ ਵਾਲਾ 
“ਕਈ ਕੋਟਿ ਨਰਕ ਸੁਰਗ ਨਿਵਾਸੀ। ” 
-- ਗਉ ੫, ਸੁਖ ੧0, ੫ : ੨ (276) 
“ਤਖਤ ਨਿਵਾਸੀ ਪੰਚ ਸਮਾਇ।” (ਭਾਵ ਬੈਠਣ 


_ ਵਾਲਾ) _-- ਆਸਾ ੧, ਅਸ ੧,੬:੨(411) 
“ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ 
ਜਮ ਫੰਧ ਪਰੇ।” (ਭਾਵ ਵਸਾਈ/ਟਿਕਾਈ) 

-- ਆਸਾ ਧੰਲਾ ੧, ੨ : ੧ (487) 
2. ਧਾਰਨ ਵਾਲੇ (ਭਾਵ) 
“ਕਿਸੁ ਕਾਰਣਿ ਇਹੁ ਭੇਖੁ ਨਿਵਾਸੀ। ” 
- ਰਾਮ ੧, ਸਿਗੋ ੧੭ : ੨ (939) 
ਨਿਵਾਸੁ -- ।. ਵਾਸਾ 
“ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ।” 
- ਸਿਰੀ ੧, ੪, ੨ : ੩ (15) 
“ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ । ” 
(ਟਿਕਾਣਾ) 
-- ਆਸਾ ੧, ਵਾਰ ੧੦ਸ, ੧, ੨ : ੧੦ (468) 


-- ਗਉ ੫, ੧੪੨, ੧ : ੨ (194) 

ਹੋਰ ਰੂਪ -- ਨਿਵਾਸੈ -- ਰ 

“ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ 
__ਰਿਦੈ ਨਿਵਾਸੈ।” 


” ਸੇਵੇ ਡੋ, ੫ : ੩ (1393) 


- ਸਿਰੀ ੫, ਛੰਤ ੨, ੪ : ੧ (79) 
ਨਿਵਾਹੂ -- ਨਿਭਣ ਵਾਲਾ 
“ਸੋ ਲਿਵਾਰੂ ਗਡਿ ਜੋ ਚਲਾਊ ਨ ਥੀਐ।” 
” ਮਾਰੂ ੫. ਵਾਰ 3੧੪ਸ, ੫, 3 : ੧ (1099) 
ਨਿਵਾਜ -- (ਨਮਾਜ਼) ਬੰਦਗੀ, ਮੁਸਲਮਾਨਾਂ ਵਿਚ 
ਬੰਦਗੀ ਦਾ ਇਕ ਢੰਗ, ਮੁਸਲਮਾਨਾਂ 
ਦੀ ਅਬਾਦਤ 


“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ 
ਕੁਰਾਣਾ।”” -- ਸਿਰੀ ੧, ੨੮, ੪ : ੧ (24) 
ਹੋਰ ਰੂਪ -- ਨਿਵਾਜਾਂ - 





“ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ।” 


(ਨਮਾਜ਼ਾਂ) 
-- ਮਾਝ ੧, ਵਾਰ ੭ਸ., ੧, ੩ : ੧(141) 
ਨਿਵਾਜਾ -- 1. ਨਮਾਜ਼, ਵੇਖੋ “ਨਿਵਾਜ' 
2. ਨਿਵਾਜਣ ਵਾਲਾ, ਵਡਿਆਈ ਦੇਣ ਵਾਲਾ 
“ਅਨਦਿਨੁ ਅਨਦੁ ਹੋਵੈ ਮਨਿ ਮੇਰੇ ਗੁਰਮੁਖਿ 
ਮਾਗਉ ਤੇਰਾ ਨਾਮੁ ਨਿਵਾਜਾ। ” 
- ਬਿਲਾ ੩, ੬, ੧“: ੨ 
ਹੋਰ ਰੂਪ -- ਨਿਵਾਜਿ - 
“ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ 
ਬਿਸਾਰਿ ਅਵਰ ਲਗਰੀ।”? (ਮਾਨ/ 
ਵਡਿਆਈ ਦੇ ਕੇ) 
-- ਬਿਲਾ ਕਬ, ੬, ੧ : ੧ (856) 
“ਮਾਟੀ ਮਹਿ ਜੋਤਿ ਰਖੀ ਨਿਵਾਜਿ। ” (ਵਡਿਆਂ 


(795) 


ਕੇ) - ਗੋਂਡ ੫, ੩, ੧ : ੨ (862). 


ਨਿਵਾਜਿਆ -- 
“ਆਪੇ ਖਸਮਿ ਨਿਵਾਜਿਆ। ” 
ਹੈ, ਮਾਣ ਦਿਤਾ ਹੈ) 
- ਸਿਰੀ ੧, ਅਸ ੨੮, ੧੬ : ੧ (72) 
“ਪੰਚ ਤਤ ਰਚਿ ਜੋਤਿ ਨਿਵਾਜਿਆ। ” (ਉਚਾ 
ਕੀਤਾ, ਵਡਿਆਇਆ) 
- ਪੁਭਾ ੫, ੧, ੧ : ੨ (1337) 


ਨਿਵਾਜੀ -- 


(ਵਡਿਆਇਆ 


“ਆਪੇ ਥਾਪਿ ਉਥਾਪਿ ਨਿਵਾਂਜੀ।” 


(ਵਡਿਆਈ, ਮਾਨ ਦਿੱਤਾ) 


- ਮਾਰੂ ੩, ਸੋਲਾ ੧੬, ੧ : ੨ (1059) 


“ਜਿਸਹਿ ਨਿਵਾਜੇ ਸੋ ਜਨੁ ਸੂਰਾ। (ਇਜ਼ਤ 
ਜਾਂ ਮਾਣ ਦੇਵੇ) 
- ਗਉ ੫,੧੪੩, ੧" : 


ਨਿਵਾਜੈ -- 


੨ (194) 


-1403 


:੨(1106) 


“ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ 
ਤਿਸਹਿ ਨਿਵਾਜੈ ਰੇ।”` (ਮਾਨ/ਵਡਿਆਈ 
ਬਖਸ਼ਦਾ ਹੈ) 
-- ਗਉ ੫, ੧੩੭", ੨ : ੨ (209) 
ਨਿਵਾਤ -- (ਫਾ. ਨਬਾਤ) ਮਿਸਰੀ 
ਦੂਧੁ।” - ਸਲੋ ਫਰ, ੨੭ : ੧ (1379) 
ਨਿਵਾਰ - (ਫਾ. ਨਵਾਰ) ਮੰਜੀ ਉਨਣ ਲਈ ਸੂਤ 
ਅਥਵਾ ਕਿਸੇ ਹੋਰ ਧਾਗੇ ਦੀ ਉਨੀ 
ਹੋਈ ਪਟੀ 
“ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ । ” 
- ਮਾਝ ੧, ਵਾਰ ੮ : ੭ (141) 
2. ਦੂਰ ਕਰਨ ਵਾਲਾ, ਹਟਾਉਣ ਵਾਲਾ 
“ਦੁਖ ਦੀਨ ਦਰਦ ਨਿਵਾਰ। ” 
-- ਬਿਲਾ ੫, ਅਸ ੧, ੭ : ੧ (837) 
ਨਿਵਾਰੰ -- ਦੂਰ ਕਰਨ ਵਾਲਾ, ਦੂਰ ਕਰਨ ਦੇ 
ਸਮਰਥ 
“ਦਸਨ ਬਿਹੂਨ ਭਯੰਗੀ ਮੰਤਰੰ ਗਾਰੁੜੀ ਨਿਵਾਰੰ।” 
-- ਗਾਥਾ ੫, ੧੬ : ੧ (1361) 
ਨਿਵਾਰਹਿ -- ਦੂਰ ਕਰੇ ____ 
“ਦਰਦ ਨਿਵਾਰਹਿ ਜਾ ਕੇ ਆਪੇ। ” 
-- ਗਉਂ ੫, ਬਾਅ ੩੪ : ੭ (257) 
ਰੋਰ ਰੂਪ -- ਨਿਵਾਰਹੁ -- 
“ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ। ” 
(ਦੂਰ ਕਰੋ) 
-- ਗਉਂ ੫, ੧੨੬, ੨ : ੧(191) 
ਨਿਵਾਰਣ -- ਦੂਰ ਕਰਨ ਵਾਲਾ __ 
ਰਾਮ। -- ਰਾਮ ੫, ਛੰਤ ੪, ੧ਸ : ੨ (926) 
ਹੋਰ ਰੁਪ -- ਨਿਵਾਰਣ -- 
ਤਵਾ ਤਤ 
|” (ਦੂਰ ਕਰ ਦਿੰਦੀ ਹੈ) ____ 
- ਗੂਜ ੧, ਅਸ ੫, ੮ : ੧ (506) 
ਨਿਵਾਰਣਹ -- ਰ 
“ਪਤਿਤ ਪੁਨੀਤ ਗੌਬਿੰਦਹ ਸਰਬ ਦੋਖ 
ਨਿਵਾਰਣਹ।” (ਦੂਰ ਕਰਦਾ ਹੈ) 
- ਜੈਤ ੫, ਵਾਰ ੧੬ਸ, ੫, ੧ : ੧ (709) 


ਨਿਵਾਰਣਹਾਰਾ _ 





ਨਿਵਾਰਣਹਾਰਾ -- ਦੂਰ ਕਰਨ ਵਾਲਾ 
“ਤੀਨੇ ਤਾਪ ਨਿਵਾਰਣਹਾਰਾ ਦੂਖ ਹੰਤਾ ਸੁਖ ਰਾਸਿ।” 
- ਟੋਡੀ ੫, ੧੩, ੧ : ੧ (714) 
ਹੋਰ ਰੂਪ -- ਨਿਵਾਰਣਹਾਰਿ -- 
“ਗੁਰ ਕੈ ਭਾਣੈ ਜੋ ਚਲੈ ਸਭ ਦੂਖ 
ਨਿਵਾਰਣਹਾਰਿ। ” 


- ਸਿਰੀ ੪, ਵਾਰ ੧੬ਸ, ੩, ੧ : ੩ (89) 


ਨਿਵਾਰਣਹਾਰੁ -- 


“ਗੁਰ ਸਬਦੀ ਸਚੁ ਪਾਇਆ ਦੁਖ 


ਨਿਵਾਰਣਹਾਰੁ। ” 
- ਸਿਰੀ ੩, ੫੮, ੧ : ੨ (36) 
ਨਿਵਾਰਣਹਾਰੋ -- 
ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ।” 
- ਬਿਹਾ ੪, ਛੰਤ ੪, ੧ : ੪ (540) 
ਨਿਵਾਰਣਾ -- ਬਚਾ ਲੈਣਾ, ਛੁਟਕਾਰਾ ਦੁਆਉਣਾ 
“ਆਲਾ ਤੇ ਨਿਵਾਰਣਾ ਜਮ ਕਾਰਣਾ।” 
-- ਧਨਾ ਨਾਮ, ੪, ੩ : ੬ (694) 
ਨਿਵਾਰਣਿਆ -- ਨਿਵਾਰਣ/ਦੁਰ ਕਰਨ ਵਾਲੇ 
ਹਉ ਤਿਨਿ 
ਰ - ਮਾਝ ੩, ਅਸ ੧੫, ੧" : ੧ (1੧) 
ਨਿਵਾਰਣੁ -- ਦੂਰ ਕਰਨ ਵਾਲਾ, 
'ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ 
ਨਾਇ।” 
ਹੋਰ ਰੂਪ -- ਨਿਵਾਰਣੋ -- ___ 
“ਦਇਆਲ ਦੁਖਹਰ ਸਰਣਿ ਦਾਤਾ ਸਗਲ ਦੋਖ 
ਨਿਵਾਰਣੇਂ।” (ਦੂਰ ਕਰਨ ਵਾਲਾ) 
.-- ਰਾਮ ੫, ਛੰਤ ੩, ੩ : ੩ (926) 
ਨਿਵਾਰਣੋਂ -- ।. ਦੂਰ ਕਰਨ ਵਾਲਾ, ਵੇਖੋ 'ਨਿਵਾਰਣੁ` 
2. ਦੂਰ ਕਰਦਾ ਹੈ 
- ਰਾਮ ੫, ਵਾਰ ੧੩ : ੧ (963) 
ਨਿਵਾਰਨ -- ਦੂਰ ਕਰਨ, ਹਟਾਉਣ 
ਨਿਵਾਰਨ ਕਉ।” 
- ਸਵ ੪, ਮਥੁ ੨ : ੨ (1404) 


ਨਿਵਾਰਨੁ -- ਦੂਰ ਕਰਨ ਵਾਲਾ 


-- ਰਾਮ ੧, ਓਅੰ ੪੬ : ੨ (936). 


1404 ਰ੍ ਨਿਵਾਰੀ 
ਹ 'ਭਯ ਭੰਜਨੁ ਪਰ ਪੀਰ ਨਿਵਾਰਨੁ ਕਲ ਸਹਾਰੁ 


ਤੋਹਿ ਜਸੁ ਬਕਤਾ।” (ਦੂਰ ਕਰਨ ਵਾਲਾ) 
- ਸਵ ੫, ਕਲ ੬ : ੩ (1407) 
ਨਿਵਾਰਾ -- 1. ਨਵਾਰ ਦੇ 
“ਕਾਹੂ ਦੀਨੋ ਪਾਟ ਪਟੰਬਰ ਕਾਹੂ ਪਲਘ ਨਿਵਾਰਾ।” 
- ਆਸਾ ਕਬ, ੧੬, ੧ : ੧ (479) 
2. ਦੂਰ ਕਰਦਾ ਹੈ 
“ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ 
ਨਿਵਾਰਾ ਹੇ।” 
- ਮਾਰੂ ੧, ਸੋਲਾ ੭, ੧੫ : ੩ (1027) 
ਨਿਵਾਰਿ - 1. ਦੂਰ ਕਰਕੇ 
"ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ।” 
- ਸਿਰੀ ੧, ੧੬, ੩ : ੩ (20) 





2. ਬਚਾ ਕੇ 
“ਦੋਪਤੀ ਲਜਾ ਨਿਵਾਰਿ ਉਧਾਰਣ। ” 
- ਮਾਰੂ ੫, ਸੋਲਾ ੧੧, ੬ : ੨ (1082) ` 
3. ਦੂਰ ਕਰ 
“ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ 
ਪ੍ਰੀਤਿ ਨਿਵਾਰਿ।” 
- ਆਸਾ ੫, ੩੭, ੩ : ੧ (379). 
ਨਿਵਾਰਿਓ -- ਦੂਰ ਕੀਤਾ, ਛਡਿਆ 
“ਪਾਪ ਕਰਤ ਸੁਕਚਿਓ ਨਹੀ ਨਹ ਗਰਬੁ 
ਨਿਵਾਰਿਓ। ” -- ਤਿਲੰ ੯, ੩, ੨ : ੨ (727) 
ਨਿਵਾਰਿਆ -- ਦੂਰ ਕੀਤਾ, ਮੁਕਾ ਦਿੱਤਾ 
'ਆਵਾਗਉਣੁ ਨਿਵਾਰਿਆ ਹੈ ਸਚਾ ਸੋਈ।” 
- ਸੂਹੀ ੧, ੪, ੩ : ੨ (729) 


ਨਿਵਾਰਿਹੁ -- ਦੂਰ ਕਰੋ 
ਮਨਸਾ ਮਾਰਿ ਨਿਵਾਰਿਹੁ ਆਸਾ।” 
ਨਿਵਾਰੀ -- ।. ਦੁਰ ਕੀਤੀ 


“ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ।” 

- ਸਿਰੀ ੧, ਅਸ ੧੬, ੭ : ੩ (64) 
2. ਦੂਰ ਕਰਦਾ ਹਾਂ 
“ਸਾਧ ਸੰਗਿ ਜਨਮ ਮਰਣ ਨਿਵਾਰੀ। ? 

- ਸੂਹੀ ੫, ੧੮, ੨ : ੧ (740). 

੨. ਦੁਰ ਕਰਨ ਵਾਲਾ 
ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ 
ਪਾਪ ਨਿਵਾਰੀ। ” 


ਨਨ 





ਨਿਵਾਰੀਆ 


- 1405 


ਨੀਸਾਣਿਆ 





-- ਧਨਾਂ ੪, ੧,੧: ੧ (666) 


ਨਿਵਾਰੀਆ -- ਦੂਰ ਕੀਤਾ 
“ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ 


ਲਾਇ।”” -- ਸਿਰੀ ੩, ਅਸ ੨੦, ੩ : ੨ (66) 
ਹੋਰ ਰੂਪ --ਨਿਵਾਰੀਐ -- 
“ਜਨਮ ਮਰਣੁ ਨਿਵਾਰੀਐ ਦੁਖੁ ਨ ਜਮਪੁਰਿ 
ਹੋਇ।” (ਦੂਰ ਕਰੀਏ) 
- ਆਸਾ ੫, ੧੩੬, ੩ : ੧ (405) 
ਨਿਵਾਰੁ -- ।. ਦੂਰ ਕਰੋ 


“ਮਾਤਾ ਨਰਸਿੰਘ ਕਾ ਰੂਪੁ ਨਿਵਾਰੁ। ” 
-- ਭੈਰ ੩, ਅਸ ੧, ੧੧ : ੨ (1154) 
2. ਦੂਰ ਕਰਨ ਵਾਲਾ 
“ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ 
ਆਤਮਾ ਤ੍ਰਿਬਿਧਿ ਤੇਰੈ ਏਕ ਲਿਵਤਾਰ। ” 
-ਸਵ੨,੩:੪(1391) 
ਨਿਵਾਰੇ -- ।. ਦੂਰ ਕੀਤੇ, ਮੇਟ ਦਿਤੇ 
“ਜਨਮ ਮਰਣ ਰੋਗ ਸਭਿ ਨਿਵਾਰੇ । ” 
- ਮਾਝ ੫, ੪੨, ੪ : ੨ (106) 
“ਕਿਲਵਿਖ ਕਾਟੈ ਕ੍ਰੋਧੁ ਨਿਵਾਰੇ।” (ਦੂਰ ਕਰੇ) 
` = ਮਾਝ ੩, ਅਸ ੧੩, ੪ : ੧ (117) 
ਹੋਰ ਰੂਪ -- ਨਿਵਾਰੈ -- 
“ਸਾਧ ਸੰਗਤਿ ਜਨਮ ਮਰਣੁ ਨਿਵਾਂਰੈ ਨਾਨਕ 
ਜਨ ਕੀ ਧੂਰਾ।” (ਦੂਰ ਕਰਦੀ ਹੈ) 
<- ਗਉਂ ੫, ੧੬੨੯, ੪ : ੨ (215) 
“ਪੰਚ ਜਨਾ ਸਿਉ ਸੰਗੁ ਨਿਵਾਰੈ। ” (ਦੂਰ ਕਰੇ, 
ਭਾਵ ਤੋੜੇ) 
-- ਗਉਂ ੫, ਅਸ ੩, ੧ : ੨ (236) 
“ਨਰਕ ਨਿਵਾਰੈ ਦੁਖ ਹਰੈ _ਤੂਟਹਿ ਅਨਕਿ 
ਕਲੇਸ।”” (ਦੂਰ ਕਰੇ, ਬਚਾ ਲਵੇ) 


2. ਬਚਾਇਆ 
ਲਾਜ ਨਿਵਾਰੇ । ” 
` >- ਨੋਟ ੪, ਅਸ ੫, ੨੯ 
ਨਿਵਾਰ੍ਉ -- ਦੂਰ ਕੀਤੀ 
-_ “ਅਮਿਉਂ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ 


: ੨ (982) 





-- ਗਉ ੫, ਥਿਤੀ ੪ : ੩ (297). 


-- ਸਵ ੫, ਕਲ ੯ : ੧ (1408) 
ਨਿਵਾਵਹਿ -- ਝੁਕਾਏ, ਨਿਵਾਏ 
“ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ। " 
(ਨਿਵਾਉਂਦੇ ਹਨ) 

- ਜੈਤ ੫, ਵਾਰ ੧੪ : ੨ (709) 
ਨਿਵਾੜਾ -- ਹਟਾਇਆ, ਦੂਰ ਕੀਤਾ 
“ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ 
ਨਿਵਾੜਾ।  -- ਮਾਰੂ ੫, ਵਾਰ ੧੦ : ੨ (1097) 
ਨਿਵਿ - ਨਿਉਂ ਕੇ, ਨਮਰ ਹੋ ਕੇ, ਝੁਕ ਕੇ 
“ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ।” 

- ਸਿਰੀ ੩, ੪੬,੨:੨(31) 
ਨਿਵਿਆ -- ਝੁਕਿਆ 
“ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ 
ਜਸੁ ਵਰਤਿਆ ਲੋਈ।” (ਭਾਵ ਬੰਧਨਾ ਕੀਤੀ) 

`-- ਗਉਂ ੪, ਵਾਰ ੧੫ਸ, ੪, ੩ : ੨ (309) 

ਨਿਵੇ -- ਨਿਵੰਦਾ ਹੈ 
“ਤੇਰੈ ਨਾਮਿ ਨਿਵੇ ਰਹੇ ਲਿਵ ਲਾਇ। ” 

-- ਤਿਲੰ ੧, ੨, ੩ : ੩ (721) 
ਨਿਵੈ -- ਝੁਕੇ 


“ਸੋ ਸਿਰੁ ਸਾਂਈ ਨ ਨਿੰਵੈ ਸੋ ਸਿਰੁ ਦੀਜੈ ਡਾਰਿ।” 
-- ਸਿਰੀ ੪, ਵਾਰ ੧੫ਸ, ੨, ੧ : ੧ (89) 
ਨੀ =- ਸੰਬੋਧਕ ਸ਼ਬਦ 
“ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ 
ਲੁਣੀਐ।” _-- ਗਉ ੪, ਵਾਰ ੩੦ : ੩ (316) 
ਨੀਅਤਿ -- (ਅ. ਨੀਯਤ) ਇਰਾਦਾ, ਸੰਕਲਪ, 
ਮਨ ਦੀ ਸੋਚ, ਮਨਸ਼ਾ 
ਸਨਾਇ। ” 
- ਮਾਝ ੧, ਵਾਰ ੭ਸ, ੧, ੩ : ੩ (141) 
ਨੀਸਾਣਿ =- ।. ਝੰਡਾ 
“ਸਚੈ ਸਬਦਿ ਨੀਸਾਣਿ ਠਾਕ ਨ ਪਾਈਐ।” 
-- ਮਾਝ ੧, ਵਾਰ ੧੮ : ੭ (146) 
2. ਨਿਸਾਨੀਆ । 
“ਸਗਲ ਭਗਤ ਜਾ ਚੈ ਨੀਸਾਣਿ।” 
- ਮਲਾ ਨਾਮ, ੧, ੫ : ੫ (1292) 
ਨੀਸਾਣਿਆ -- ।. ਨਿਸ਼ਾਨ 
“ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ। ” 


ਨੀਸਾਣੀ 1406 ਨੀਸਾਨੰ 
- ਮਾਝ ੧, ਵਾਰ ੧੩ : ੩ (144) “ਨਦਰਿ ਤਿਨਾ ਕਉ ਨਾਨਕਾ ਨਾਮੁ ਜਿਨ੍ਹਾ 





2. ਪ੍ਰਗਟ ਕੀਤਾ (ਕਰਕੇ) ਨੀਸਾਣੁ। ” 
“ਵਿਣੁ ਥੰਮ੍ਹਾ ਗਗਨੁ ਰਹਾਇ ਸਬਦੁ ਲੀਸਾਣਿਆ। ” -- ਸਾਰ ੪, ਵਾਰ ਪਸ, ੨, ੨ : ੪ (1239) 
(ਭਾਵ ਹੁਕਮ ਦੁਆਰਾ) 5. ਧੈਂਸਾ 
-- ਮਲਾ ੧, ਵਾਰ ੧ : ੩ (1279) “ਪੰਚ ਸਬਦ ਧੁਨਿਕਾਰ ਧੁਨਿ ਤਰ ਬਾਜੈ ਸਬਦੁ 
“ਲਥੇ ਸਭਿ ਵਿਕਾਰ ਸਬਦਿ ਨੀਸਾਣਿਆ। ” ਨੀਸਾਣੂ। ” 
(ਸ਼ਬਦ ਰੂਪ ਧੈਂਸਾ ਵਜਣ ਨਾਲ) ਰ੍ - ਮਲਾ ੧, ਵਾਰ ੨੭ਸ, ੧, ੧: ੨ (1291) 
- ਮਲਾਂ ੧, ਵਾਰ ੨੭ : ੩ (।29।) | ਨੀਸਾਣੇਂ - ਨਿਸ਼ਾਨੇ ਗਏ, ਜਿਨ੍ਹਾਂ ਉਤੇ ਨੀਸਾਣੁ ਲਗ 
ਨੀਸਾਣੀ =- ਨਿਸ਼ਾਨ, ਪਰਮਾਣ, ਲਛਣ ਗਿਆ 
“ਪ੍ਰਭ ਮਿਲਣੈ ਕੀ ਏਹ ਨੀਸਾਣੀ। ” “ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ 
ਰ -- ਮਾਝ ੫, ੪੨, ੩ : ੧ (106) ਰਾਤੇ ਨਦਰਿ ਨੀਸਾਣੇ ਰਾਮ।” 
“ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ। ” - ਬਿਹਾ ੪, ਛੰਤ ੬, ੨ : ੩ (541) 
(ਪਛਾਣ) __ -- ਗਉ ੫, ਵਾਰ ੧੧ : ੧ (320) | ਨੀਸਾਣੈ -- 1. ਭਾਵ ਪ੍ਰਗਟ ਹੁੰਦਾ ਹੈ, ਨੀਸਾਣ 
ਹੋਰ ਰੂਪ -- ਨੀਸਾਣੀਆ -- ਪੈਂਦਾ ਹੈ 
“ਦੋਹਾਗਣੀ ਕਿਆ. ਨੀਸਾਣੀਆ। ” “ਗੁਰ ਕੈ ਸਬਦਿ ਨਾਮਿ ਨੀਸਾਣੈ।” 
- ਸਿਰੀ ੧, ਅਸ ੨੮, ੭ : ੧ (72) - ਮਾਝ ੧, ਅਸ ੧, ੩ : ੨ (109) 
_ਨੀਸਾਣੁੂ -- ।. (ਫ. ਨਿਸ਼ਾਨ) ਨਿਸ਼ਾਨ, ਪਛਾਣ | 2. ਪਰਵਾਣਾ 
ਚਿੰਨ “ਸਚੁ ਨੀਸਾਫੈ ਠਾਕ ਨ ਪਾਇ।” 
“ਗਾਵੈ ਕੋ ਦਾਤਿ ਜਾਣੈ ਨੀਸਾਣੁ।” ਰ੍ -- ਆਸਾ ੧, ੨੧, ੩ : ੪ (355) 
-- ਜਪੂ ੧, ੩? 2੧1) “ਅਗੇ ਪੁਛ ਨ ਹੋਵਈ ਜੇ ਸਣੁ ਨੀਸਾਛੈ ਜਾਇ।” 
“ਅਮੁਲੁ ਧਰਮੁ ਅਮੁਲੁ ਨੀਸਾਣੂ। ” (ਪ੍ਰਵਾਨਗੀ ਦਾ (ਪਰਵਾਣੇ) -- ਸੂਹੀ ੧, ੭, ੨ : ੨ (730) 
ਨਿਸ਼ਾਨ) -- ਜਪੁ ੧, ੨੬ : ੭ (5) | “ਗੁਰ ਕੈ ਸਬਦਿ ਹਰਿ ਦਰਿ ਨੀਸਾਣੈ। ” 
“ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੂ। ” (ਪਰਵਾਨਾ ਵਡਿਆਈ ਦਾ) 
(ਪ੍ਰਵਾਨਗੀ ਦੀ ਸਹੀ) - ਬਿਲਾ ੩, ਵਾ ੨, ੩ : ੪ (842) 
-- ਸਿਰੀ ੧, ੬, ੧" : ੨ (16) | 3. ਝੰਡੇ ਨਾਲ ਹੈ 
“ਗੁਰ ਕਾ ਸਬਦੁ ਸਚੁ ਨੀਸਾਣੁ।” (ਪਰਵਾਨਾ) “ਗੁਰ ਕੈ ਸਬਦਿ ਹਰਿ ਦਰਿ ਨੀਸਾਣੈ।” (ਝੰਡੇ 
_-- ਆਸਾ ੧, ੨੧, ੩ : ੨ (355) ਸਮੇਤ ਪੁਜਦੇ ਹਨ, ਪਤਿ ਨਾਲ ਪੁਜਦੇ ਹਨ) 
“ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ - ਬਸੰ ੩, ੯, ੩ : ੨ (1175) 
ਨੀਸਾਣੁ।” (ਮੋਹਰ, ਸਹੀ) ਨੀਸਾਣੋ -- ।. ਪਰਵਾਣਾ 
- ਸੋਰ ੧, ਅਸ ੩, ੩ : ੧ (636) | “ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ 
2. ਜੋ ਪ੍ਰਗਟ ਹੈ (ਸ਼ਬਦਾਰਥ, ਸੰਥਿਆ, ਪ੍ਰਮਾਣ ਜੀਉ।” -- ਮਾਝ ੫, ੪੪, ੩ : ੩ (107) 
ਪੱਤਰ, ਰਾਹਦਾਰੀ (ਦਰਪਣ); ਝੰਡਾ (ਨਿਰਣੈ) | 2. ਨਿਸ਼ਾਨ 
“ਮੇਰੇ ਮਨ ਜਪਿ ਰਾਮ ਨਾਮੁ ਨੀਸਾਣੂ। ? “ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋਂ ।” 
ਰ੍ - ਸੋਰ ੪, ੫, ੧“ : ੧ (606) - ਤੁਖਾ ੧, ਛੰਤ ੫, ੩ : ੧ (1112) 
3. ਨਿਸ਼ਾਨਾ, ਆਦਰਸ਼ ਨੀਸਾਨੰ -- ਨਿਸ਼ਾਨ ਪੈਂਦਾ ਹੈ (ਪ੍ਰਵਾਨਗੀ ਦਾ) 
“ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੂ।” | “ਜਪਿ ਮਕੰਦ ਮਸਤਕਿ ਨੀਸਾਨੰ।” 
- ਸੂਹੀ ੩, ਵਾਰ ੧੧ : ੩ (709) ਰ੍‌ - ਗੋਂਡ ਰਵਿ, ੧, ੨ : ੨ (875) 


ਨੀਕਲਿ 





ਨੀਸਾਨਾ 1407 
ਨੀਸਾਨਾ -- ਨਿਸਾਨ 
“ਲਿਖਤੁ ਮਿਟੈ ਨਹੀ ਸਬਦੁ ਨੀਸਾਨਾ। ” 


`__-- ਗਉ ੧, ਅਸ੧,੭:੩ (221) 
ਨੀਸਾਨੀ -- ।. ਲੱਛਣ, ਪਛਾਣ 
“ਸੁਨਿ ਸਖੀਏ ਪ੍ਰਭ ਮਿਲਣ ਨੀਸਾਲੀ। ” 
- ਸੂਹੀ ੫, ੩, ੧੯ : ੧ (737) 
2. ਦ੍ਰਿਸ਼ਟਾਂਤ, ਉਦਾਹਰਣ ੍ 
“ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ 
ਭੀਤਿ ਗਿਰੀਐ।” 
ਰ੍ - ਬਿਲਾ ੫, ੯੫, ੧" : ੨ (823) 
ਨੀਸਾਨੁ -- ।. ਪਰਵਾਨਗੀ ਦੀ ਛਾਪ/ਚਿੰਨ 
“ਕਰਮਿ ਪਵੈ ਨੀਸਾਨੂ ਨ ਚਲੈ ਚਲਾਇਆ। ” 


-- ਮਾਝ ੧, ਵਾਰ ੨੬ : ੬ (150). 


2. ਪਰਵਾਨਾ 
“ਸਾਚੁ ਸਬਦੁ ਜਾ ਕਾ ਨੀਸਾਲੂ । ” 
ਰ੍ -- ਆਸ ੫, ੫੯, ੩ : ੨ (386) 
“ਜਨਮ ਸਰਣ ਕੀ ਕਟੀਐ ਫਾਸੀ ਸਾਚੀ ਦਰਗਹ 
ਕਾ ਨੀਸਾਨੂ। ” ਰ੍ 
-- ਬਿਲਾ ੫, ੯੯, ੧ : ੨ (824) 


-- ਆਸਾ ੧, ਅਸ ੬, ੧: ੩ (414) 
4. ਲਿਖਤ ਰੂਪ 
“ਆਪੇ ਸਬਦੁ ਆਪੇ ਨੀਸਾਨੂ । 

__ -- ਬਿਲਾ ੧, ੩, ੧ : ੧ (795) 
5. ਢੋਲ, ਨਗਾਰਾ 


ਗੋਪਾਲ ਨੀਸਾਨੂ ਬਜਈਆ। ” 
- ਬਿਲਾ ੪, ਅਸ ੧, ੫ : ੨ (833) 
“ਮਿਲਉ ਗੁਪਾਲ ਨੀਸਾਨੁ ਬਜਾਈ। ” (ਢੋਲ ਵਜਾ 
ਕੇ ਭਾਵ ਗਜ ਵਜ ਕੇ, ਪ੍ਰਗਟ ਹੋਏ) 
-- ਭੈਰ ਨਾਮ, ੪, ੩ : ੨ (1164) 
“ਗੁਰ ਰਾਮ ਦਾਸ ਕਲ੍ਚਰੈ ਤੇ ਸਬਦ ਨੀਸਾਨੁ 
ਬਜਾਇਅਉ।” 
- ਸਵ ੪, ਕਲ ੯': ੬ (1398) 
ਨੀਸਾਨੈ -- ।. ਲਕਸ਼ (ਜਿਸ ਨੂੰ ਵੇਖ ਕੇ ਹਲਾ 
ਕੀਤਾ ਜਾਵੇ) ਉਤੇ ਰ੍ 





“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ।” 
- ਮਾਰੂ ਕਬ, ੧੦, ੧ : ੧ (1105) 
2. ਨਿਸ਼ਾਨ, ਛਾਪ, ਮੋਹਰ 
“ਗੁਰੁ ਅਕੰਸੁ ਸਚੁ ਸਬਦੁ ਨੀਸਾਨੈ। ” 
-- ਗਉ ੧, ਅਸ੨,੧: ੨ (221) 
ਨੀਸੀ -- ਨਹੀਂ 
“ਯਾਰ ਵੇ ਪਿਰੁ ਆਪਣ ਭਾਣਾ ਕਿਛੁ ਲੀਸੀ ਛੰਦਾ। ” 
-- ਜੈਤ ੫, ਛੰਤ ੧, ੩ : ੧ (703) 
ਨੀਹਣੋ -- ਚਿੱਲਾ, ਬੰਨਣ ਵਾਲੀ ਰਸੀ 
“ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ।” 
-- ਸਲੋ ਫਰ, ੧੧੫ : ੧ (1384) 
ਨੀਹਿ -- 1. ਪਿਆਰ/ਸਨੇਹ ਮੁਹੱਬਤ ਨਾਲ 
“ਲੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਉ।” 
-- ਸਿਰੀ ੪, ਵਾਰ ੧੪ਸ, ੫, ੨ : ੧ (321) 
2. ਬੁਨਿਆਦ 
“ਮਰਗ ਸਵਾਈ ਨੀਹਿ ਜਾਂ ਭਰਿਆ ਤਾਂ 
ਰ -- ਸਲੋ ਫਰ, ੮ : ੨ (1378) 
ਨੀਹੁ -- ਪਿਆਰ, ਨੇਹੁ 


੨ ਦਰ 


- ਮਾਰੂ ੫, ਵਾਰ ੧੩ਸ, ੫, ੩ : ੧ (1098) 
ਨੀਕਸਿ -- ਨਿਕਲ 
_ “ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ 
ਜਾਹਿ।” - ਸਲੋ ਕਬ, ੨੬ : ੧ (1365) 
ਹੋਰ ਰੂਪ -- ਨੀਕਸੈ -- 
“ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ 
- ਖਾਇ।” (ਨਿਕਲਦਾ ਹੈ) ` 


-- ਸਲੋ ਕਬ, ੨੦੦ : ੨ (1375) 


| ਨੀਕਰਿ -- ਨਿਕਲ 


“ਕਿਲਵਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ 
ਮੈਲੂ ਹਰੇ।” __-- ਨਟ ੪, ੧, ੧ : ੨ (975) 
ਨੀਕਲਿ -- ਨਿਕਲ 
ਮਿਲਿ ਬੁਧਿ ਪਾਇ।” 





- ਰਾਮ ੪, ੨, ੧ : ੨ (881) 
ਨੀਕਾ -- 1. ਚੰਗੀ/ਪੂਰੀ (ਤਰ੍ਹਾਂ) 
“ਸਸਾ ਸੋ ਨੀਕਾ ਕਰਿ ਸੋਧਹੁ।” 


- ਗਉ ਕਬ, ੩੯ : ੧ (342) 


“ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ 
ਰਾਮ।” 


-- ਆਸਾ ੪, ਛੰਤ ੮, ੩ : ੧ (442) ! 


“ਸੰਤਹੁ ਰਾਮ ਦਾਸ ਸਰੋਵਰੁ ਨੀਕਾ। ” (ਸੋਹਣਾ) 
- ਸੋਰ ੫, ੫੭, ੧" : ੧ (623) 
“ਜੇ ਵਡਭਾਗੁ ਹੋਇ ਅਤਿ ਨੀਕਾ ਤਾਂ ਗੁਰ ਮਤਿ 
ਨਾਮੁ ਦ੍ਰਿੜੀਜੈ।” (ਉਤਮ) 
- ਕਲਿ ੪, ਅਸ ੬, ੬ : ੧ (1326) 
“ਪਨੀਆ ਛਾਦਨੁ ਨੀਕਾ। ” (ਸੋਹਣਾ) 
- ਧਨਾ ਧੰਨਾ, ੧, ੧ : ੩ (695) 
ਹੋਰ ਰੂਪ -- ਨੀਕੀ -- 
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ। ” (ਚੰਗੀ, 
_ ਉਤਮ) -- ਗਉ ੫, ਸੁਖ ੬, ੫ : ੭ (270) 
ਨੀਕੇ -- 
“ਕਥਨ ਸੁਨਾਵਨ ਗੀਤ ਲੀਕੇ ਗਾਵਨ ਮਨ 
ਮਹਿ ਧਰਤੇ ਗਾਰ।” (ਉਤਮ) 
- ਦੇਵ ੫, ੩੧, ੧ : ੧(534) 
“ਨੀਕੇ ਗੁਣ ਗਾਉ ਮਿਟਹੀ ਰੋਗ। (ਨਿਰਮਲ, 
ਉਤਮ) _-- ਟੋਡੀ ੫, ੮, ੧" : ੧ (713) 
“ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ 
ਸੁਖਾਇ। ” (ਭਲੇ) 
- ਚੋਂਮ ੪, %, ੩ ? ੧ (881) 
“ਨੀਕੇ ਸਾਚੇ ਕੇ ਵਾਪਾਰੀ। (ਚੰਗੇ ਹਨ) 


- ਮਾਰੂ ੧, ਸੋਲਾ ੧੨, ੯ : ੧ (1032) 


- ਸੋਰ ੫, ੧੭, ੧" : ੨ (613) 
3. ਛੋਟਾ, ਨਿੱਕਾ 


ਹੋਇ ਸੁ ਜਾਇ।” 
- ਗੁਜ ੩, ਵਾਰ ੪ਸ, ੩, ੨ : ੧ (509) 
ਹੋਰ ਰੂਪ -- ਨੀਕੀ -- 
“ਨੀਕੀ _ਕਕੀਰੀ ਮਰਿ ਕਲ ਰਾਖੈ।” 


1408 





- ਗਉ ੫, ਸੁਖ ੧੭, ੫ : ੧ (285) 
4. ਚੰਗਾ, ਭਾਵ ਪਿਆਰਾ ਰ੍ 
“ਮਾਈ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ 
ਜਵਾਈ।”” -- ਸੋਰ ੧, ੩, ੧ : ੧ (596) 
ਹੋਰ ਰੂਪ -- ਨੀਕੀ -- 
“ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ।” 
- ਤਿਲੰ ਲਾਮ, ੩, ੧" : ੩ (727) 
5. ਸਾਫ, ਸੁਥਰਾ 
"ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ 
ਸਬਦੁ ਵੀਚਾਰੇ। ” 
- ਨਏ ੪, ਅਸ ੫, 2 ' ੧ (983) 
ਨੀਘਰਿਆ -- ਜਿਸ ਦਾ ਰਹਿਣ ਦਾ ਕੋਈ ਟਿਕਾਣਾ 
ਨਹੀ 
ਪਾਇਆ ਰੇ।” 
- ਆਸਾਂ ੫, ੪੪, ੨ : ੧ (381) 


ਨੀਘਰੀਆ - ਬੇਘਰਾ ਕੀਤਾ 


- ਗਉਂ ੧. ਛੰਤ ੨, ੩ : ੧ (243) 
ਨੀਘਰੁ -- ਬੇ ਘਰਾ 
- ਇਹੁ ਨੀਘਰੁ ਘਰੁ ਕਹੀ ਨ ਪਾਏ।” 
- ਪੁਰੰਭਾ ੫, ਅਸ ੧, ੬ : ੩ (1347) 
ਨੀਚ -- ਜਾਤਿ-ਗੁਣ ਅਥਵਾ ਕਰਮ ਵਿਚ ਨੀਵਾਂ, 
ਮੰਦਾ 
“ਕਹੁ ਨਾਨਕ ਹਮ ਨੀਚ ਕਰੰਮਾ।” 
- ਆਸਾ ੫, ਸੋਪੁ ੪, ੨ : ੩ (12) 
“ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ 
ਬਹਿ ਰੋਂਇ।”” (ਮਾੜੇ ਕੰਮਾਂ ਵਾਲਾ) 
- ਸਿਰੀ ੧, ੪, ੧" : ੨ (15) 
ਹੋਰ ਰੂਪ -- ਨੀਚੰ -- 
“ਊਚੰ ਤ ਨੀਢੰ ਨਾਨਾ ਸੁ ਮੂਚੰ। ” 
ਰ - ਸਸ ੫, ੧੧ : ੨ (1355) 
2. ਨਿਮਾਨਾ, ਨਿਤਾਣਾ, ਨਾਚੀਜ਼, ਵਿਚਾਰੇ 
ਤੇ ਕਰਹਿ ਰਾਜੰਗਾ।” 
- ਬਿਲਾ ੫, ੧੦੧, ੧ : ੧ (824) 





ਕਉਣ ਬੀਚਾਰਾ। (ਨਿਮਾਣੇ ਜਿਹੇ) 
-- ਸਾਰ ੫, ਅਸ ੧, ੮ : ੧ (1235) 
ਨੀਚਹ -- ਨੀਵੇ' ਵਿਚ/ਨੂੰ 
ਧਰੀ।” - ਗੂਜ ੫, ੧੮, ੧ : ੨ (499) 
“ਨੀਚਹ ਉਚ ਕਰੈ ਮੇਰਾ ਗੋਬਿੰਦੂ ਕਾਹੂ ਤੇ ਨ 


`ਡਰੈ।” - ਮਾਰੂ ਰਵਿ, ੧, ੧ : ੨ (1106) 
ਹੋਰ ਰੂਪ -- ਨੀਚਹੁ -- 
“ਨੀਚਰੁ ਨੀਚੁ ਨੀਚੁ ਅਤਿ ਨਾਨ੍ਹਾ ਹੋਇ ਗਰੀਬੁ 


ਬੁਲਾਵਉ। ” (ਨੀਵਿਆਂ ਤੋਂ) __.. 
-- ਦੇਵ ੫, ੫, ੧“ : ੨ (529) 
ਨੀਚਾ -- ।. ਨੀਵਿਆ 
“ਲੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।” 
- ਸਿਰੀ ੧, ੩,੪:੧(15) 


-- ਗਉਂ ੫. ਸੁਖ ੩, ੬ : ੩ (266) 
ਨੀ ਨੀਚਾਂ/ਨੀਵਿਆਂ ਤੋਂ 
“ਸੰਤ ਕੈ ਦੁਖਨਿ ਨੀਚੁ ਨੀਚਾਇ।” 

-- ਗਉਂ ੫, ਸੁਖ ੧੩, ੨ : ੮ (279) 
ਨੀਚਾਣੁ -- ਨੀਚਤਾਵਾਨ, ਅਤਿ ਨੀਵਾਂ 
“ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ 
ਮੂਰਖੁ ਮੁਗਧੁ ਨੀਚਾਣੁ । ” 


- ਸੂਹੀ ੪, ੧੫, ੪ : ੧ (736). 


ਨੀਢੀ -- ਨੀਵਿਆਂ 

“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।”” 
ਰ _- ਸਿਰੀ ੧, ੩, ੪ : ੧ (15) 
ਨੀਚੂ -- ਨੀਵਾਂ 


“ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ 
_ਪਾਈਅਹਿ। ” - ਜਪੁ ੧,੨:੩(1) 
“ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ 
ਸਦਾਈਐ।” (ਭਾਵ ਨਮਰ ਰਹੀਐ) 

- ਆਸਾ ੧, ਵਾਰ ੫ : ੩ (465) 


ਨੀਚੇ =- ।. ਨੀਵੇਂ 


| 


ਨੀਚੇ । 


-- ਸੋਚ ੫, ੯, ੧: ੧ (611) 


1409 











2. ਝੁਕਾ ਲਏ, ਨੀਵੇ' 
“ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ 
ਮਾਹਿ।” -- ਸਲੋ ਕਬ, ੨੩੪ : ੧ (1377) 

ਨੀਝਰ -- ਇਕ ਰਸ, ਲਗਾਤਾਰ, ਅਖੰਡ 

“ਊਨਵ ਬਰਸੈ ਨੀਝਰ ਧਾਰਾ।” 
-- ਰਾਮ ੧, ਓਅੰ ੮ :੫(930) 
ਹੋਰ ਰੂਪ -- ਨੀਝਰੁ -- 

ਸਰੂਪ।”” -- ਪ੍ਰਭਾ ੧, ੧੩, ੫ : ੧ (1331) 

ਨੀਠਿ ਨੀਠਿ -- ਮਸਾਂ, ਜਿਵੇ' ਜਿਵੇਂ ਕਰਕੇ 

“ਨੀਠਿ ਨੀਠਿ ਮਨੁ ਕੀਆ ਧੀਰਾ।” 

- ਗਉ ਕਬ, ਬ਼ਾਅ ੧੮ : ੨ (341) 


ਪੁਕਾਰ ਜਨਾ।” 
- ਗਉ ੧, ੧੪. ੧ : ੨ (155) 
“ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ। ” 
(ਹਮੇਸ਼ਾਂ ਰਹਿਣ ਵਾਲੇ) 
-- ਆਸਾ ੧, ਅਸ ੧੩, ੨ : ੧ (418) 
“ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ 
ਨੀਤ।” (ਰੋਜ਼) -- ਦੇਵ ੯, ੩, ੨ : ੧ (536) 
ਨੀਤਾ =- ਹਮੇਸ਼ਾਂ, ਸਦਾ, ਨਿਤ, ਹਰ ਰੋਜ਼ 
“ਨਾਨਕ ਹਰਿ ਭਜੁ ਲੀਭਾ ਨੀਤਿ। ” 

- ਗਉਂ ੧, ਅਸ ੨, ੮ : ੩ (222) 
“ਜਾ ਕੈ ਹਰਿ ਹਰਿ ਕੀਰਤਨੁ ਨੀਤਾ।” 

-- ਆਸਾਂ ੫, ੫੮, ੧" : ੨ (385) 
ਨੀਤਿ - ਸਦਾ ਲਈ ਰੂ 
“ਸਬਦਿ ਰਧੈ ਘਰੁ ਪਾਈਐ ਨਿਰਬਾਣੀ ਪਦੁ 

ਨੀਤਿ।  -- ਸਿਰੀ ੧, ਅਸ ੮, ੪ : ੩ (58) 
ਨੀਦ -- 1. ਨੀਂਦ, ਨਿੰਦਾ 
“ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ।” 

-- ਸਿਰੀ ੩, ੪੭, ੨ : ੨ (31) 
“ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ 

ਡੋਲਾਈ।” (ਅਵਿਦਿਆ ਦੀ ਨੀਦ) 

- ਰਾਮ ੧, ਸਿਗੋ ੮ : ੧ (939) 
“ਗੁਰਮੁਖਿ ਜਾਗੈ ਨੀਦ ਨ ਸੋਵੈ।” (ਅਗਿਆਨਤਾ 

ਦੀ ਨੀਂਦ) _-- ਰਾਮ ੧, ਸਿਗੋ ੫੪.: ੨ (944) 





1410 





2. ਗਫਲਤ 
“ਜੇ ਘਰੁ ਬੂਝੈ ਆਪਣਾ ਤਾ ਨੀਢ ਨ ਹੋਈ।” 
-- ਆਸਾ ੧, ਅਸ ੧੩, ੫ : ੨ (41੧) 
ਹੋਰ ਰੂਪ -- ਨੀਂਦ -- 
ਹਰਿ ਹਰਿ ਕਹਾਵੈ ।” 
-- ਰਾਮ ੫, ਵਾਰ ੭ਸ. ੫. ੧ : ੪ (960) 
ਨ ਦੇ 
ਨ੍ਤੋਦ ਪਲਕ ਨਹੀ ਜਾਗਿਓ। ” 
-- ਸਸ ੫, ੫. ੧: ੧ (1203) 
ਨੀਦੜੀ -- ਨੀਂਦ, ਨਿਦਾ 
“ਫ਼ਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ 
ਨਿਵਾਰਿ।”” __-- ਸਲੋ ਫਰ, ੫੬ : ੧ (1380) 
ਨੀਦੜੀਏ -- ਨੀਂਦੇ 
“ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ।” 
- ਬਿਹਾ ੫, ਛੰਤ ੪, ੧ : ੨ (544) 
ਨੱਤੀਦ੍ਰਾਵਲੇ -- ਨੀਦ ਡਰੇ ਭਾਵ ਅਗਿਆਨਤਾ ਭਰੇ 
“ਜਿੰਨ੍ਹਾ ਨੈਣ ਲ੍ਰੱਤੋਢਦ੍ਰਾਵਲੇ ਤਿੰਨਾ ਮਿਲਣੂ ਕੁਆਉ। ” 
-- ਸਲੋ ਫਰ, ੮੮੦. %% (1382) 
ਨੀਧਨ -- ਨਿਰਧਨ, ਜਿਸ ਕੋਲ ਧਨ ਨਹੀਂ, ਗਰੀਬ 
“ਨੀਧਨ ਕੌ ਧਨੁ ਨਾਮੁ ਪਿਆਰੁ।” 
- ਪੁਭਾ ੧, ੧੨, ੪ : ੩ (1331) 
ਨੀਧਰਿਆ -- ਨਿਰ-ਆਧਾਰ, ਬੇ-ਆਸਰਾ, ਨਿਓਟ 
“ਲੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ। ” 
- ਬਿਲਾ ੫, ੩੫, ੨ : ੨ (809) 
ਨੀਧੇ -- ਭੰਡਾਰ, ਖਜ਼ਾਨੇ 
“ਜਨਮ ਜਨਮ ਕੀ ਹਉਮੈ ਮਨੁ ਨਿਕਸੀ ਹਰਿ 
ਅੰਮ੍ਰਿਤਿ ਹਰਿ ਜਲਿ ਨੀਧੇ।” 


-- ਬਸੰ ੪. ੫, ੩: ੨ (1179) 





ਨੰਤੋਬਾ -- ਨਿੰਮ 

ਪਾਕਾ ਝਾਰਿ।” 
-- ਰਾਮ ਕਬ, ੧੨, ੧ : ੧ (972) 

ਨੰਹੋਬੁ - ਨਿੰਮ 


"ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੇ ਤੂੰਮਰੁ। ” 
- ਆਸਾਂ ੫, ੧੨੭, ੨ : ੧ (403) 





ਹੋਰ ਰੁਪ -- ਨੀਮੁ -- 
“ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ।” (ਨਿੰਮ ਦਾ 
ਦਰਖਤ) 


- ਆਸਾ ਕਬ, ੨੦,੫:੧(461) 
ਲੀਮਿ੍‌ -- ਨਹੀਂ 
“ਦਰੁ ਬੀਭਾ ਮੈ ਨੀਮਿ੍‌ ਕੋ ਕੈ ਕਰੀ ਸਲਾਮੁ।” 
-- ਆਸਾ ੧, ੧੪, ੧" : ੧ (418) 
ਨੀਮੀ - ਨਹੀਂ 
“ਚਾਰੇ ਕੁੰਡਾ ਢੂਢੀਆ ਕੋ ਨੀਮ੍ੀ ਮੈਡਾ।”” 
-- ਆਸਾ ੧, ੧੪, ੧ : ੧ (418) 
ਨੀਰ -- ।. ਪਾਣੀ 
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ 
ਮਛੁਲੀ ਨੀਰ।” 
-- ਸਿਰੀ ੧, ਅਸ ੧੧, ੨ : ੧ (60) 
"ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ।” 
(ਭਾਵ ਤੀਰਥ ਇਸ਼ਨਾਨੀ) 
- ਗਉ ੫, ੧੫੫", ੩ : ੧ (213) 
2. ਨਿਕਟ, ਨੇੜੇ 
“ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀਂ. 
ਆਵੈ ਨੀਰ।” 
- ਮਾਰੂ ੫, ਵਾਰ ੨੩ਸ, ੫, ੩ : ੨ (1102) 
ਨੀਰਉ -- ਨੇੜੇ, ਸਮੀਪ, ਕੋਲ 
"ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ 
ਪ੍ਰਭ ਕਉ ਨੀਰਉ।” ਰ 
- ਜੈਤ ੫, ੩, ੧ : ੧ (700) 
ਨੀਰਾ =- ।. ਨੇੜੇ, ਨਿਕਟ 
“ਦੂਰਿ ਬਤਾਵਤ ਪਾਇਆ ਨੀਰਾ।” 
- ਗਉ ਕਬ, ਥਿਤੀ ੧੨ : ੪ (344) 





2. ਪਾਣੀ ਦੇ. 
“ਬਿਨੁ ਨਾਵੈ ਡੁਬਿ ਮੁਏ ਬਿਨੁ ਨੀਰਾ।” 
- ਮਾਰੂ ੩, ਸੋਲਾ ੮, ੧੩ : ੨ (1052) 
ਨੀਰਾਰੇ -- ਪਾਣੀ 
“ਰਵਿ ਸਸਿ ਪਵਣੁ ਪਾਵਕੁ ਨੀਰਾਰੇ । ”” 
- ਗਉਂ ੫, ਅਸ੪,੩:੨ (237) 
ਨੀਰਿ -- ਪਾਣੀ ਰ 
“ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ 
ਨ ਜਾਏ ਜੀਉ। (ਪਾਣੀ ਨਾਲ) 





- ਮਾਝ ੫, ੩੦, 2 : ੩ (103) 


ਨਜਗੇ ਭਾਏ ਪਾਰਬੂਰਮ ਪਾਹਨ ਟੀ ਤਰੇ” 


(ਪਾਣੀ ਤੇ) -- ਗਉ ੫, ਬਾਅ ੫੨ : ੮ (261) 
“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਡੁਬਹਿ 

ਤੇਹਿ।” (ਪਾਣੀ ਵਿਚ/ਨਾਲ) 
-- ਸੇਰ ੧, ਅਸ ੪, ੬ : ੨ (637) 


ਨੀਰੀਐ -- ਸਿੰਚੀਐ 


“ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੂ ਲਾਗੈ 


ਧਾਇ। ” -- ਸਿਰੀ ੩, ਅਸ ੧੯, ੪ : ੨ (65) 
ਨੀਰੁ -- ਪਾਣੀ, ਜਲ 
“ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ 
ਵਾਸੁ। ” -- ਸਿਰੀ ੧, ੫, ੩ : ੧ (16) 
“ਹਉ ਰਹਿ.ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ 
ਵਹੇ ਵਹਿ ਚਲੈ ਜੀਉ। ” (ਭਾਵ ਹੰਝੂ) 
- ਮਾਝ ੧, ੧, ੩ : ੩ (94) 
ਨੀਰੇ =- ਪਰੋਸੇ, ਅਗੇ ਰਖੇ 
“ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ 
ਭੋਜਨ ਮੈ ਲੀਰੇ।” 
- ਵਡ ੫, ੯, ੧ : ੩ (564) 
ਨੀਰੈ -- ।. ਪਾਣੀ ਦੇ 
ਮਰਿ ਜਾਈ।”” -- ਸੋਰ ੪, ੮, ੧ : ੨ (607) 
2. ਪਰੋਸਦੀ ਹੈ 
ਤ੍ਰਿਪਤਿ ਅਘਾਈ। ” 
- ਮਲਾ ੫, ੨, ੧ : ੨ (1266) 
ਨੀਲ -- ।. ਵੱਡੀ ਗਿਣਤੀ 
“ਨੀਲ ਅਨੀਲ ਅਗਨਿ ਇਕ ਠਾਈ। ” 
ਰ੍ - ਗਉਂ ੧, ਅਸ ੨, ੩ : ੨ (221) 
2. ਨੀਲੇ ਰੰਗ ਦਾ 


- ਆਸਾ ੧, ਵਾਰ ੧੩ਸ, ੧, ੨ : ੮ (470) 
ਨੀਲਾ =- ਨੀਲੇ ਰੰਗ ਦਾ ੍ 

“ਮਲੁ ਜੂਈ ਭਰਿਆ ਨੀਲਾ ਕਲਾ ਖਿਧੋਲੜਾ ਤਿਨਿ 
ਵੇਮੁਖਿ ਵੇਮੁਖੈ ਨੋ ਪਾਇਆ।” 


- ਗਉ ੪, ਵਾਰ ੧੨ਸ, ੪, ੧ : ੧ (306) 





- ਸਿਰੀ ੧, ੭, ੨ : ੨ (16) 
ਨੀਲੂ -- ਵਡੀ ਗਿਣਤੀ ਭਾਵ ਬਹੁਤ ਵਡਾ 
“ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ।” 
- ਮਲਾਂ ੧, ਵਾਰ ੯ : ੫ (1262) 
ਨੀਵ -- ਬੁਨਿਆਦ, ਨੀਂਹ 
“ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ।” 
- ਗਉਂ ੧, ੧੩, ੫ : ੧ (155) 
ਨੀਵਦੈ -- ਨੀਂਹ ਦੇ ਕੇ 
ਤਰ ਰਮ ਦਰਦ ਰਗ 
ਨੀਵਦੈ। `` _-- ਰਾਂਮ ਬਸ, ਵਾਰ ੧ : ੩ (966) 
ਨੀਵਾਂ -- ਨੀਹਾਂ 
`. ਸੋਰ ਰਵਿ, ੬, ੨ : ੧ (659) 
ਨ੍ੱਤੀਵਾਂ -- ਝੁਕਾ 
ਦੇਖੁ।” - ਸਲੋ ਫਰ, ੬ : ੨ (1378) 
ਨੀਵੀ -- 1. ਨਿਮਰਤਾ ਵਿਚ, ਨੀਵੇਂ ਹੋਣ ਵਿਚ 
““ਮਿਨਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।” 
- ਆਸਾ ੧, ਵਾਰ ੧੪ਸ, ੧, ੧ : ੪ (470) 
2. ਨੀਵੇਂ, ਛੋਟੇ, ਨਿਮਾਣੇ, ਨਿਗੂਨੇ 
“ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ 
ਮਿਲਿਆ ਜਾਏ ਰਾਮ।” 
-- ਸੂਹੀ ੩, ਛੰਤ ੭; ੨ : ੧ (772) 
ਨੂਗ -- 1. (ਅ. ਨੂਰ) ਚਮਕ, ਉਜਾਲਾ ਭਾਵ 
ਆਤਮ ਜੋਤ 
“ਖਾਕ ਨੂਰ ਕਰਦੰ ਆਲਮ ਦੁਨੀਆਇ। ” 
-- ਤਿਲ ੫, ੧, ੧ : ੧ (723) 
"ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ 
ਮੰਦੇ।”” - ਪ੍ਰਭਾ ਕਬ, ੩, ੧ : ੧ (1349) 
2. ਪਾਕ ਦਾਮਨ ਇਸਤ੍ਰੀਆਂ (ਮਹਾਨਕੋਸ਼) : 
“ਨਿਰਣੇ” ਤੇ “ਦਰਪਣ” ਇਕੇ ਵੀ ਅਰਥ “ਰੱਬੀ 
ਪ੍ਰਕਾਸ਼' ਹੀ ਕਰਦਾ ਹੈ) 
ਆਲਾ ਹੁਜਰਾ। ”” 
- ਮਾਰੂ ੫, ਸੋਲਾ ੧੨, ੫ : ੩ (1084) 


ਨੇ 1412 ਰ੍ ਨੇਤ 








ਹੋਰ ਰੂਪ -- ਨੂਰੁ - ਰ - ਰਾਮ ਬਸ, ਵਾਰ ੬ : ੩ (967) 
“ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ | ਨੇਹੁ -- ਪਿਆਰ, ਪ੍ਰੇਮ 
ਝਟੀਐ।” (ਉਜਾਲਾ ਭਾਵ ਗਿਆਨ) “ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ।” 
` -- ਰਾਮ ਬਸ, ਵਾਰ ੨ : ੭ (967) -- ਸਿਰੀ ੧, ੨੦, ੩ : ੨ (21) 
'ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ | ਨੇਕ =- (ਫਾ. ਨੇਕ) ਭਲਾ, ਉਤਮ 
ਸਬ ਬੰਦੇ।” (ਜੋਤ, ਉਜਾਲਾ) “ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ 
ਲਾ - ਪ੍ਭਾ ਕਬ, ੩, ੧ : ੧ (1349) ਪਤ੍ਰਾਲੀ।” _-- ਰਾਮ ਬਸ, ਵਾਰ ੩ : ੮ (967) 
ਨੇ -- ਸਕਰਮਕ ਭੂਤ ਕਾਲ ਦੀ ਕਿਰਿਆ ਦੇ ਕਰਤਾ | ਨੇਕੀ -- (ਫਾ. ਨੇਕੀ) ਭਲਾਈ, ਚੰਗਿਆਈ 
ਦਾ ਚਿੰਨ੍ਹ “ਮੁਇਆ ਗੰਢੁ ਨੇਕੀ ਸਤੁ ਹੋਇ।” 
“ਜਿਉ ਸੰਧੈ ਤਿਉ ਬਿਪੰਤਿ ਹੈ ਬਿਧ ਨੇ ਰਚਿਆ ਸੋ -- ਮਾਝ ੧, ਵਾਰ ੧੨ਸ, ੧. ੨ : ੧੦ (143) 
ਹੋਇ।” _-- ਗਉ ਕਬ, ੬੩, ੩ : ੨ (337) ਹੋਰ ਰੂਪ -- ਨੇਕੀਆ -- 
ਨੇਸ -- (ਫਾ. ਨੇਸਤ) ਨਹੀਂ __ “ਕਦਰਿਤਿ ਨੇਕੀਆ ਕੁਦਰਤਿ ਬਦੀਆ 
“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਕੁਦਰਤਿ ਮਾਨੁ ਅਭਿਮਾਨੁ । ” 
ਦਸਤੰਗੀਰ।” -- ਤਿਲੰ ੧, ੧, ੨ : ੧(72।) ` -- ਆਸਾ ੧, ਵਾਰ ੩ਸ, ੧, ੨ : ੬ (464) 
ਨੇਹ -- ਸਨੇਹ, ਪਿਆਰ, ਮੁਰਬਤ ਨੇਖਾਸਿ -- (ਅ. ਨੱਖਾਸ) ਪਸ਼ੂਆਂ ਤੇ ਗੁਲਾਮਾਂ ਦੀ 
“ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ।” ਮੰਡੀ _ 
- ਸਿਰੀ ੧, ੬, ੪ : ੩ (16) । “ਅਉਗਣੂ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ 
ਹੋਰ ਰੂਪ -- ਨੇੱਹ -- ਬਿਕਾਈ।” ਰ੍ ਰ 
“ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ੍ - ਪੁਭਾ ੧, ਅਸ ੪, ੨ : ੨ (1344) 
ਭਗਤਿ ਕੋ ਨੇੱਹ।” (ਭਾਵ ਚਾਅ) ਨੇਜਾ -- (ਫਾ. ਨੇਜ਼ਾ) ਬਰਛਾ, ਇਕ ਹਥਿਆਰ 
- ਜੈਤ ੫, ੧੦, ੧" : ੨ (702) । “ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ 
ਨੇਹਾ -- ਪਿਆਰ, ਸਨੇਹ, ਮੁਹਬਤ ਮੇਰੀ ਜਾਤਿ।” -- ਸਿਰੀ ੧, ੭, ੩ : ੩ (16) 
“ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉਂ ਹੋਰ ਰੂਪ -- ਨੇਜੇ - _ 
ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ।”” ਰ “ਹੈਵਰ ਗੈਵਰ ਨੇਜੇ ਵਾਜੇ।” (ਬਰਛੇ) 
- ਆਸਾ ੫, ਛਤ ੪, ੨ : ੬ (455) -- ਗਉ ੧, ਅਸ ੧੦,੫:੧(225) 
ਨੇਹਿ -- ਪਿਆਰ/ਮੁਹਬਤ ਵਿਚ ਨੇਜੈ - ਇਕ ਰਿਖੀ ਜੋ ਗੰਗਾ ਨਦੀ (ਨੈ) ਤੋਂ ਜਨਮਿਆ 
“ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਮੌਨਿਆ ਜਾਂਦਾ ਹੈ, ਭੀਸ਼ਮ ਪਿਤਾਮਾ 


ਨੇਹਿ।” _- ਸਿਰੀ ੧, ਅਸ ੫. ੧" : ੨ (56) | “ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧੂ ਪ੍ਰਹਲਾਦੁ 
ਨੇਹੀ -- 1. ਢ੍ਿਤਤਾ, ਪਕਿਆਈ (ਸ਼ਬਦਾਰਥ), | `_ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ 
ਦੁਰ ਅੰਦੇਸ਼ੀ, ਪੇਸ਼ਬੀਨੀ (ਮਹਾਨਕੋਸ਼); | _ ਬਾਨਵੈ ਹੇਲਾ।” 


ਵਿਕਾਰਾਂ ਨੂੰ ਵਸ ਵਿਚ ਕਰ ਲੈਣ ਦੀ - ਮਲਾ ਨਾਮ, ੧, ੫ : ੧ (1292) 
ਸਮਰਥਾ, ਦ੍ਰਿੜਤਾ, ਧੀਰਜ (ਦਰਪਣ) । ਨੇਤ -- 1. ਹਮੇਸ਼ਾਂ, ਹਰ ਰੋਜ਼, ਨਿਤ 
“ਣਾਣਾ ਰਣਿ ਰੂਤਉ ਨਰ ਨੇਹੀ ਕਰੈ।” “ਗੁਰਸਿਉ ਨੇਭ ਧਿਆਨਿ ਹਾਂ।” 
-- ਗਉ ਕਬ, ਬਾਅ ੨੧ : ੧ (341) - ਆਸਾ ੫, ੧੫੮, ੧” : ੨ (409) 
2. ਨੇਹਣੀ, ਉਹ ਸਿੱਧੀ ਖੜੀ ਡੰਡੀ ਜਿਸ ਨਾਲ ! “ਹਰਿ ਸਿਮਰਿ ਨਾਨਕ ਨੇਤ। ” 
ਮਧਾਣੀ ਦੀ ਲੱਚ ਰਸੀ ਨਾਲ ਬੰਨੀਦੀ ਹੈ। -- ਬਿਲਾ ੫, ਅਸ ੨, ੭ : ੬ (838) 
“ਜਿਨਿ ਬਾਸਕੁ ਨੇਤਰ ਘਤਿਆ ਕਰਿ ਨੇਹੀ ਤਾਣੁ।” । 2. ਨੇਤ੍ਰ, ਅੱਖਾਂ 





ਨੇਂਤੈ 1413 ਨੇਮ 


“ਧਨੁ ਓਹੁ ਮਸਤਕੁ ਧਨੁ ਤੇਰੇ ਨੇਡ। ” 
-- ਗਉ ੫, ੧੭੩, ੧ : ੨ (200) 
“ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ 
ਨੇਤ।” (ਅਖਾਂ ਨਾਲ) 





.- ਬਿਲਾ ੫, ੩੯, ੩ : ੨ (810). 


3. ਇਹ ਨਹੀਂ 
“ਨੇਤ ਨੇਤ ਕਥੰਤਿ ਬੇਦਾ।”” 
_ - ਸਸ ੫, ੫੭ : ੩ (1359) 
ਨੇਂਤੈ -- ਨੇਤ੍ਰਾਂ ਵਿਚ, ਅਖਾਂ ਵਿਚ 
“ਦੁਖੁ ਨਾਹੀ ਸਭੁ ਸੁਖੁ ਹੀ ਹੈਰੇ ਏਕੈ ਏਕੀ ਨੇਂਤੈ। ” 
- ਕਾਨ ੫, ੨੨, ੧ : ੧ (1302) 
== ਅਖਾਂ 
“ਸਫਲੁ ਦਰਸਨੁ ਨੇੜ੍ਰ ਪੇਖਤ ਤਰਿਆ।” 
- ਮਾਝ ੫, ੧੭, ੧ : ੧ (99) 


ਨੇੜ੍ਉ - ਨੇਤ੍ਰਾ, ਮਧਾਣੀ ਨੂੰ ਲਪੇਟੀ ਰਸੀ 


_ਨ ਆਵੈ।” _- ਸੂਹੀ ੧, ੧, ੨ : ੧ (728) 
ਨੇਤ੍ਹੁ -- ।. ਅੱਖੀਓ 
“ਏ ਨੇੜ੍ਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ 
ਹਰਿ ਬਿਨੁ ਅਵਰੁ ਨ ਦੇਖਹੁ ਕੋਈ।” 
- ਰਾਮ ੩, ਅਨੰੰ ੩੬ : ੧ (922) 
2. ਅਖਾਂ ਨਾਲ 
_ “ਨੇੜ੍ਹੁ ਪੇਖਿ ਦਰਸੁ ਸੁਖੁ ਹੋਇ।” 
-- ਗਉਂ ੫, ਸੁਖ ੨੦, ੬ : ੩ (290) 
ਨੇਤਾ - 1. ਰਸੀ 
“ਬੈਲ ਕਉ ਨੇੜ੍ਰਾ ਪਾਇ ਦੁਹਾਵੈ।” 
ਰ੍ -- ਗਉਂ ੫, ੧੬੦,੨:੧(196) 
2. ਅੱਖਾਂ ਵਿਚ 
“ਨਾਨਕ ਗਿਆਨ ਅੰਜਨੁ ਜਿਹ ਨੋੜ੍ਹਾ। ” 
-- ਗਉ ੫, ਬਾਅ ੨੨ : ੮ (254) 
ਨੇੜ੍ਰਿ - ਨੇਤ੍ਰਾ, ਮਧਾਣੀ ਦੀ ਰਸੀ 
“ਮਾਧਾਣਾ ਪਰਬਤੁ ਕਰਿ ਨੇਤ੍ਰਿ੍‌ ਬਾਸਕੁ ਸਬਦਿ 
ਰਿੜਕਿਓਨੁ ।” ਰ 


-- ਰਾਮ ਬਸ, ਵਾਰ ੪ : ੩ (967) 


ਨੇਤ੍ੀ - ਅਖਾਂ ਵਿਚ, ਅਖਾਂ ਨਾਲ 
“ਗੁਰ ਗਿਆਨ ਅੰਜਨੁ ਸਚੁ ਨੇੜ੍ਰੀ ਪਾਇਆ। ” 


-- ਮਾਝ ੩, ਅਸ ੨੫, ੩ : ੧ (124) 





(ਅਖਾਂ ਨਾਲ) ਰ੍ 
- ਗੂਜ ੫, ਵਾਰ ੧ਸ, ੫, ੧ : ੨ (517) 
ਨੇਤ੍ਰੇ -- ਅਖਾਂ ਨਾਲ 
“ਸਦਾ ਨਿਹਾਰਹਿ ਏਕੋ ਨੇਤ੍ਰੇ। ” 
-- ਗਉ ੫, ਸੁਖ ੧੦, ੮ : ੪ (276) 
ਨੇਤ੍ਰੈ -- ਨੇਤ੍ਰੇ ਦੀ ਥਾਂ, ਮਧਾਣੀ ਦੀ ਰਸੀ ਦੀ ਜਗ੍ਹਾਂ 
“ਜਿਨਿ ਬਾਸਕੁ ਨੇਭ੍ਰੈ ਘਤਿਆ ਕਹਿ ਨੇਹੀ ਤਾਣੂ।” 
- ਰਾਮ ਬਸ, ਵਾਰ ੬ : ੩ (968) 
ਨੇਧਾਨੁ -- ਨਿਧਾਨ, ਖਜ਼ਾਨਾ 
"ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੂ। ” 
-- ਮਲਾ ੧, ਵਾਰ ੧੩ਸ, ੩, ੨ : ੩ (1284) 
ਨੇਬ -- (ਫਾ. ਨਾਇਬ) ਸਹਾਇਕ ਅਹਿਲਕਾਰ, 


ਮੰਤ੍ਰੀ 
“ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ 
ਵਾਸੁ।” ਰ 
-- ਮਾਝ ੧, ਵਾਰ ੧੦ਸ, ੧, ੨ : ੫ (142) 
“ਨੇਬ ਖਵਾਸ ਭਲਾ ਦਰਵਾਜਾ।” (ਭਾਵ ਕਰਮ 
ਇੰਦ੍ਰੇ) -- ਮਾਰੂ ੧, ਸੋਲਾ ੧੬, ੧੫ : ੨ (1037) 
ਹੋਰ ਰੂਪ -- ਨੇਬੁ -- 


-- ਆਸਾ ੧, ਵਾਰ ੧੧ਸ, ੧, ੨ : ੨ (465) 
ਨੇਬੇਰਾ -- ਫੈਸਲਾ, ਨਿਬੇੜਾ 
“ਹਿੰਦੂ ਤੁਰਕ ਦੁਹਾਂ ਨੇਬੇਰਾ।” (ਭਾਵ ਦੂਹਾਂ ਤੋਂ 
ਪਲਾ ਛੁਡਾ ਲਿਆ ਹੈ) 
-- ਭੈਰ ੫, ੩, ੧“ : ੨ (1136) 
ਨੇਬੇੜਾ -- ਫੈਸਲਾ 
“ਆਦਿ ਮਧਿ ਅੰਤਿ ਪ੍ਰਭੁ ਸੋਈ ਹਾਬਿ ਤਿਸੈ ਕੈ 
ਨੇਬੇੜਾ। ” 
- ਮਾਰੂ ੫, ਸੋਲਾ ੧੦, ੧੫ : ੩ (1082) 
ਨੇਮ =- 1. ਨਿਯਮ, ਧਾਰਮਕ ਰਹਿਤ 
“ਕਰਮ ਧਰਮ ਨੇਮ ਬ੍ਰਤ ਪੂਜਾ । ” 
ਰ੍ -- ਗਉ ੫, ੧੬੫, ੨ : ੧(199) 
2. ਦੀਵਾਰ, ਘੇਰਾ, ਅਹਾਤਾ, ਚਕਰ 
“ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁਬੀਚ 
ਪਾਈ। ” -- ਗਉ ਕਬ, ੭੩, ੧ : ੧ (339) 


ਘ. 


ਨੇਮਾ ਰ੍ 1414 ਨੈ 
ਨੇਮਾ -- ਨੀਯਮ, ਸੰਜਮ, ਧਾਰਮਕ ਰਹਿਤ “ਦੂਰਿ ਨ ਨੇਂਫੈ ਸਭ ਕੈ ਸੰਗਾ।” 
“ਜਾਪ ਤਾਪ ਦੇਵਉ ਸਭ ਨੇਮਾ। ” - ਗਉਂ ੫, ਅਸ ੧, ੮ : ੩ (236) 
- ਆਸਾ ੫, ੮੪, ੩ : ੧ (39।) 
“ਹਰਿ ਹਰਿ ਜਾਪ ਤਾਪ ਸ਼ਰਤ ਨੇਮਾ। ” 
- ਟੋਡੀ ੫, ੧੭, ੨ : ੧ (715) 
ਨੇਮੁ -- ਨਿਯਮ, ਧਾਰਮਕ ਰਹਿਤ 
“ਨੇਮੂ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ।” 
- ਆਸਾ ੫, ੧੧੫, ੩ : ੨ (399) 
“ਵਰਤੁ ਨੇਮੂ ਨਿਤਾ ਪ੍ਰਤਿ ਪੂਜਾ।” 
- ਬਿਲਾ ੩, ਵਾਰ ੧, ੭ : ੫ (841) 










ਨੇਰੋ -- 
-ਮਰਝਾਜੀ ਤੂ-ਸੋਰ ਨਕਰੁ- ਜੋ] 
- ਸੋਰ ੫, ੩੫, ੧" : ੧ (618) 
ਨੇਵਰ -- ਝਾਂਜਰਾਂ, ਬਾਂਕਾਂ 
“ਪਗ ਨੇਵਰ ਛਨਕ ਛਨ ਹਰੀ।” 
- ਗੋਂਡ ਕਬ, ੮, ੩ : ੨ (872) 
ਨੇੜਾ -- ਨਿਕਟ, ਪਾਸ, ਕੋਲ, ਨੇੜੇ 
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇ 


ਨੇਰ -- ਨੇੜੇ, ਕੋਲ, ਸਮੀਪ ਓਇ।” -- ਸਿਰੀ ੫, ੯੨, ੪ : ੨ (50) 
“ਹੈ ਨਾਨਕ ਨੇਫ ਨੇਰੀ।” ਹੋਰ ਰੂਪ -- ਨੇੜਿ -- 

-- ਗਉ ੫, ੧੫੬", ੩ : ੨ (214) “ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ 
ਨੇਰਉ -- ਨੇੜੇ, ਕੋਲ ਹ ਨਾਮੁ ਧਿਆਵਣਿਆ।” (ਨੇੜੇ) 


ਤਾਹਿ।” _-- ਗਉ ਕਬ, ਬਾਅ ੧੬ : ੨ (341) 


ਨੇਰਹੂ -- ਨੇੜੇ ਤੋਂ 
“ਲੂਕ ਕਰਤ ਬਿਕਾਰ ਬਿਖੜੇ ਪ੍ਰਭ ਲੇਰਹੂ ਤੇ 


ਨੇੜੇ -- 
"ਜਮ ਜੰਦਾਰੁ ਨ ਆਵੈ ਨੇੜੇ। (ਨਿਕਟ, ਪਾਸ) 
` ਧਨਾਂ ੫, ੫੫, ੪ :? ੨ (684) 


ਲਤ --.... 


ਨੇਰਿਆ। ” -- ਜੈਤ ੫, ਛੰਤ ੨, ੧ : ੫ (704) 
ਨੇਰਾ -- ਨਿਕਟ "ਕਰਮੀ ਆਪੇ ਆਪਣੀ ਕੇ ਨੇਂੜੈ ਕੇ ਦੂਰਿ।” 
“ਘਟ ਘਟ ਅੰਤਰਿ ਵਰਤੈ ਨੇਰਾ। ” (ਨਿਕਟ, ਸਮੀਪ) ਰ 
- ਮਾਝ ੫, ੪੨, ੨ : ੨ (106) ਰਾ ` ਜੋਤ ੧. ਤੇਦਸ : 8 (8) 


ਨੇਰਿ -- ਨੇੜੇ, ਨਿਕਟ 
“ਸਾਧ ਸੰਗ ਕੈ ਨਾਹੀ ਨੇਰਿ।” 

- ਗਉਂ ੫, ੮੨, ੩:੩ (180) 
“ਕੋਟਿ ਬਿਘਨ ਨਹੀਂ ਆਵਹਿ ਨੇਰਿ।”? 

=- ਰਾਮ ੫, ੧੮, ੧2੧ (888) 
ਨੇਰਿਆ -- ਨੇੜੇ, ਨਿਕਟ 
"ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ 
ਨੇਰਿਆ। ” -- ਜੇਤ ੫. ਛੰਤ ੨. ੧ : ੫ (704) 
ਨੇਰੀ =- ਨੇੜੇ 
“ਹੈ ਨਾਨਕ ਨੇਰ ਨੇਰੀ। ” 

- ਗਉਂ ੫, ੧੫੬", ੩ : ੨ (214)| 
_ਨੈਰੇ -- ਨੇੜੇ 


“ਪ੍ਰਭ ਸੇਵਾ ਜਮੁ ਲਗੈ ਨ ਨੇਰੇ।” 
- ਗਉ ੫, ੧੫੮, ੨ : ੨ (197) 
ਹੋਰ ਰੂਪ -- ਨੇਰੈ -- 


“ਗੋਪੀ ਨੈ ਗੋਆਲੀਆ।” (ਭਾਵ ਜਮਨਾ ਨਦੀ) 
- ਸਿਰੀ ੧, ਅਸ ੨੮, ੨੨ : ੧ (73) 
(ਮਹਾਨਕੌਸ਼ ਇਸ ਦੇ ਅਰਥ 'ਬ਼ੰਸਰੀ” ਕਰਦੇ 
ਹਨ) 
"ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ।” (ਨਦੀ ਵਾਂਗ) 
- ਗਉਂ ੧,੨, ੩ : ੨ (151) 
(ਮਹਾਨਕੋਸ਼ ਇਥੇ ਵੀ 'ਨੈਸਾਨੁ” ਨੂੰ ਇਕ ਸ਼ਬਦ 
ਬਣਾ ਅਰਥ 'ਸਮੁੰਦਰ” ਕਰਦਾ ਹੈ) 
''ਉਦਰੁ ਨੈ ਸਾਣੂ ਨ ਭਰੀਐ ਕਬਹੂ ਤ੍ਰਿਸਨਾ ਅਗਨਿ 
ਪਚਾਏ। ' (ਪੇਟ ਨਦੀ ਵਾਂਗ ਸਾਣੂ ਨਹੀਂ ਭਰਦਾ) 
- ਭੈੱਰ, ੩, ੧੫, ੧::.੨ (੧131) 
(ਮਹਾਨਕੋਸ਼ ਇਥੇ ਵੀ 'ਨੈਸਾਣੁ” ਨੂੰ ਸ਼ਬਦ ਬਣਾ 
ਅਰਥ ਸਮੁੰਦਰ ਕਰਦਾ ਹੈ) 
2. ` 


ਨੈਕ 1415 ਨੈਨਾ 


“ਸਤਿਗੁਰੁ ਪ੍ਰਮਾਣ ਬਿਧ ਨੈ ਸਿਰਿਉਂ ਜਗਿ ਜਸ | ਜਿਉ ਜੁੰਮਿਓ।” 





ਤੂਰੁ ਬਜਾਇਅਉ। - ਮਾਰੂ ੫, ਵਾਰ ਪਸ, ੫, ੨ : ੨ (1095) 
-- ਸਵ ੪, ਕਲ ੬ : ੫ (1397) ! ਨੈਣੇ -- ਅਖਾਂ ਦੁਆਰਾ/ਨਾਲ 
ਨੈਕ -- ਥੋੜਾ, ਰਤਾਂ ਜਿਨ੍ਹਾਂ “ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ !” 
“ਥਹ ਮਨੁ ਨੈਕ ਨ ਕਹਿਓ ਕਰੈ ।” -- ਕਾਨ ੪, ਵਾਰ ੧੨ਸ, ੪, ੨ : ੧ (1317) 
-- ਦੇਵ ੯, ੧, ੧ : ੧ (536) । ਨੈਲ -- ਅਖਾਂ 
ਹੋਰ ਰੂਪ -- ਨੈਕੁ - ਲੀ 
“ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੁਰਤਿ ਨਨਾ ਏਕ ਤ੍੍‌ਹੀ।” 
ਮੋਹਿ।” -- ਗੋਂਡ ਲਾਮ, ੩, ੨ : ੧ (874) ਨ ਸੋਲਾਂ ੧. ਸਹ ੩. 2 : ੧ (3) 
ਨੈਣ -- ਅਖਾਂ “ਨੈਨ ਨਿਹਾਲੀ ਤਿਸੁ ਪੁਰਖ ਦਇਆਲੈ। ” (ਅਖਾਂ 
“ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ । ” ਨਾਲ ਦੇਖਾਂ) _-- ਮਾਝ ੫, ੨੭, ੨ : ੨ (102) 
(ਅਖਾਂ ਨਾਲ) - ਮਾਝ ੫, ਦਿਨ ੧ : ੯ (136) | “ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ 
ਨੈਣ-ਪੰਸਦੋ -- ਅਖਾਂ ਨੂੰ ਚੰਗਾ ਲਗਣ ਵਾਲਾ, | _ ਲਾਗੇ।”” (ਨੈਣੀਂ) 
ਸੁੰਦਰ - ਸਾਰ ੫, ੧੩੧, ੨ : ੭ (1229) 
“ਨੈਣ-ਪਸੰਦੋ ਸੋਇ ਪੇਖਿ ਮੁਸਤਾਕ ਭਈ। ” ਨੈਨਹ -- ਅਖਾਂ ਵਿਚ 
-- ਆਸਾ ੫. ੧੦੫, ੩ : ੧ (397) | “ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ 
ਨੈਣਾ -- ਅਖਾਂ ਸਿਧਾਇਓ।”” -- ਸੋਰ ੫, ੬੧, ੧ : ੨ (624) 
“ਨਾ ਮੈ ਰੂਪੁ ਨ ਬੰਕੇ ਨੈਣਾ। ” | ਨੈਨਹੁ -- ।. ਅਖਾਂ ਵਜੋਂ, ਅਖਾਂ ਕਰਕੇ 
- ਸੂਹੀ ੧, ਅਸ ੧, ੧" : ੧ (750) | “ਨੈਨਹੁ ਨੀਦ ਪਰਦ੍ਰਿਸਟਿ ਵਿਕਾਰ। ” 
ਨੈਣੀ -- 1. ਅੱਖਾਂ ਨਾਲ/ਵਿਚ/ਨੂੰ - ਗਉ ੫, ੮੯, ੧ : ੧ (182) 
“ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ।” (ਅਖਾਂ ਨਾਲ) | _ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ। ” 
-- ਮਾਝ ੩, ਅਸ ੧੬,੨:੨।(116) - ਗਉ ਕਬ, ਅਸ ੪੧, ੨ : ੧ (331) 
“ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ | 2. ਅੱਖਾਂ ਦੁਆਰਾ 
ਪਾਣੀ।” (ਅਖਾਂ ਵਿਚ) ''ਨੈਨਹੁ ਪੇਖੁ ਠਾਕੁਰ ਕਾ ਰੰਗੁ। ' (ਅਖਾਂ ਦੁਆਰਾ) 
-- ਗਉ ੩, ਛੰਤ ੨, ੪ : ੨ (244) - ਗਉ ੫, ਸੁਖ ੧੪, ੨ : ੫ (281) 
“ਡੇ ਕੀਆ ਦੇਹਿ ਸਲਾਈਆ ਲੈਣੀ ਭਾਵ ਕਾ ਕਰਿ “ਮੇਰੇ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ 
ਸੀਗਾਰੋ।” (ਅਖਾਂ ਵਿਚ) ਹਰਿ ਪ੍ਰਭੁ ਹੇਰਾ। ” 
- ਤਿਲੰ ੧, ੪, ੧ : ੪ (722) >" ਟੱਲੀ ਉ, 1, ੧ ? ੧ (711) - 
ਬਾਣੀ।” (ਅਖਾਂ ਨੂੰ) “ਬਿਨੁ ਨੈਨਹੁ ਜਗਤੁ ਨਿਹਾਰਿਆ। ” 
-- ਰਾਮ ੧, ੨, ੪ : ੧ (877) - ਸੋਰ ਕਬ, ੬, ੨ : ੨ (655) 
2. ਵੇਖਣ ਨੂੰ, ਜਾਹਰਾ/ਪ੍ਰਤਖ ਤੌਰ ਤੇ [ _4. ਅੱਖਾੰ 
“ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ “ਸੋਹਰਿ ਨੈਨਰੁ ਕੀ ਪੂਤਰੀ। ” 
ਭੂਖ।” ੍‌ - ਗੋਂਡ ਨਾਮ, ੫, ੨ : ੪ (874) 
-- ਗਉ ੫, ਵਾਰ ਪਸ, ੫, ੧: ੧(319)| “ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ 
<< ਮਖਣ _ ਹ ਰਬਾਬਾ।” -- ਰਾਮ ੫, ੭, ੧ : ੧ (884) 


“ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਨੈਨਾ -- ਅੱਖਾਂ ਦੇ 


“ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ 
ਜਗਤੁ ਨਿਹਾਰੇ। ” 
-- ਨਟ ੪, ਅਸ ੫, ੭ : ੨ (983) 
'ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ 
ਆਸ। ” (ਅੱਖਾਂ)-- ਸਲੋ ਫਰ, ੯੧ : ੨ (382) 
ਨੈਨਾਹ -- ਅੱਖਾਂ ਦੀ 
'ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ। ” 
____ - ਸਲੋ ਕਬ, ੧੧੮ : ੨ (1370) 
ਨੈਨਿ -- ਅੱਖਾਂ ਨਾਲ 
“ਨੈਨਿ ਦਰਸੁ ਪੇਖਉ ਨਿਸਿ ਭੋਰ।” 





- ਮਾਲੀ ੫, ੪, ੧: ੨ (6੧7) 


ਹੋਰ ਰੂਪ -- ਨੈਨੀ -- 
“ਨੈਨੀ ਪੇਖਤ ਸਾਧ ਦਇਆਲ। ` (ਅਖਾਂ ਨਾਲ) 
-` ਗਉ ੫. ਥਿਤੀ ੧੦ : ੪ (298) 
“ਨੈਲੀ ਨੀਦ ਸੁਪਨ ਬ਼ਰੜਾਇਓ।” (ਅਖਾਂ 
ਵਿਚ) _-- ਗਉ ੫, ਥਿਤੀ ੧੩ : ੮ (299) 
ਨੈਨੂ -- ।. ਮਖਣ ਰ 
- ਸਾਰੁ ੫, ੧੧, ੩ : ੧ (1205) 
2. ਅੱਖਾਂ 
ਨਮਾਨਾ। `-- ਮਾਰੂ ਕਬ, ੭, ੧ : ੨ (।।04) 


ਨੈਵੇਦੁ -- ਦੇਵਤੇ ਨੂੰ ਭੇਟਾ ਕੀਤਾ ਭੋਜਨ 


“ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ 


ਕਰਉ।” -- ਆਸਾ ਨਾਮ, ੨, ੩ : ੧ (48੨) 


-- ਜਪੁ ੧, ੨੫ : ੧੬ (5) 


੭ 
[ ਘ 


“ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ 
ਨੋ।'` -- ਸਿਰੀ ੧, ਅਸ ੨੮. ੧" : ੧(7।) 
3. ਲਈ, ਵਾਸਤੇ __ 
“ਸਭੁ ਕੋ ਬੀਜੇ ਆਪਣੇ ਭਲੇ ਲੋ ਹਰਿ ਭਾਵੇ ਸੋ 
ਖੇਤੁ ਜਮਾਇਆ।” 
-- ਗਉ ੪, ਵਾਰ ੯ਸ, ੪, ੧ : ੩ (304) 
“ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੜੀਏ ਸਭ 
ਵੇਖੈ ਮਨਿ ਮੁਕਰਾਈਐ ਰਾਮ।” 


1416 








" 





- ਬਿਹਾ ੪, ਛੰਤ ੬, ੧: ੩ (541) 

4. ਉਪਰ, ਉਤੇ 

“ਜਿਸ ਨੋ ਕਿਰਪਾਲੁ ਹੋਵੇ ਹਰਿ ਆਪੇ ਤਿਸ ਨੋ 
ਹੁਕਮੁ ਮਨਾਵੈ।” 


ਵੀ ਵਾਰ ੬ : ੫ (551) ` 


(ਦੂਜੇ 'ਨੋ” ਦੇ ਅਰਥ 'ਨੂੰ” ਹਨ) 
0 
ਕਰੇ ਰਜਾਇ।” 


- ਬਿਹਾ ੪, ਵਾਰ ੨੧ਸ, ੩, ੧ : ੩ (556) 


ਲ੍ਰਿਪ -- (ਸੰ. ਜੁਧ) ਰਾਜਾ 
“ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ 


ਭੇਖਧਾਰੀ।”” -- ਬਿਲਾ ਸਧ, ੧. ੧ : ੧ (858) 
ਨ੍ਰਿਪਤਿ -- ਰਾਜਾ 
“ਭਲਉ ਭੂ ਹਾਲੁ ਤੇਜੋ ਤਨਾ ਲ੍ਰਿਖਤਿ ਨਾਥੁ ਨਾਨਕ 
ਬਰਿ।” - ਸਵ ੩, ੨੧ : ੫ (1396) 
ਨਾਉਗੋ -- ਇਸ਼ਨਾਨ ਕਰਾਂਗਾ 
"ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ 
ਨਾਉਂਗੋ। _-- ਰਾਮ ਨਾਮ, ੨, ੩ : ੨ (973) 
ਨਾਈ - ਨਹਾਉਂਦੀ ਹੈ 
“ਲਉਕੀ ਅਠਸਠਿ ਤੀਰਥ ਨਾਈ।” 


-- ਸੋਰ ਕਬ, ੮, ੨ : ੧ (656) 
ਨਾਈਐ -- ਇਸ਼ਨਾਨ ਕਰੀਏ 
“ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ 
ਨਰਾਈਐ ਗੋਮਤੀ ਸਹਸ ਗਊ ਦਾਨੁ ਕੀਜੈ।” 


- ਓਾਮ ਨਾਮ, ਬੈ,.>ੇ : ੧ (973) 


ਨਰਾਏ -- ਇਸ਼ਨਾਨ ਕਰਦੇ ਹਨ 


"ਜਿਨ ਕਉ ਤੁਮ ਹਰਿ ਮੇਲਹੁ ਸੁਆਮੀ ਤੇ ਨ੍ ਰਾਏ 

ਸੰਤੋਖ -ਸਰਾ।”! -- ਬਿਲਾ ੪, ੩, ੪ : ੧ (799) 
ਨਾਤੇ - ਇਸ਼ਨਾਨ ਕੀਤਾ 

"ਤੀਰਥਿ ਤੇਜੁ ਨਿਵਾਰਿ ਨ ਨਾਭੇ ਹਰਿ ਕਾ ਨਾਮ ਨ 

ਭਾਇਆ। ” -- ਮਲਾ ੧, ੩, ੨ : ੧ (1255) 
ਨਾਵਉ -- ਇਸ਼ਨਾਨ ਕਰੋ 

“ਬਿਨੁ ਜਲ ਸੰਗਮ ਮਨ ਮਹਿ ਨਾਵਉ।” 

- ਗਉ ਕਬ, ੧੮, ੩ : ੨ (327) 

ਨ੍ਹਾਂਵੈ - ਇਸ਼ਨਾਨ ਕਰੇ 

'“ਉਤਰਿ ਅਵ ਘਟਿ ਸਰਵਰਿ ਨਾਵੈ ।” 


-- ਆਹਾ ੧, ਅਸ, ੧, ੧: ੧ (411) 


ਪਉ -- 1. ਪੈ, ਪਵੋ 
“ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ 
ਅੰਧਾਰਾ।” _-- ਸਿਰੀ ੫, ੯੫, ੨ : ੨ (51) 
“ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ 
ਪਾਰਿ ਪਉ।” (ਭਾਵ ਹੋ ਜਾ) 
-- ਗਉ ੫, ਵਾਰ ੨ਸ, ੫, ੧ : ੨ (318) 

2. ਪਲ, ਘਟੀ, ਖਿਨ __ 
“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ 

ਜੇਠੋ ਪਉ ਪਉ ਲੂਹੈ।” 


-- ਰਾਮ ੫, ਵਾਰ ੧੩ਸ, ੫, 2 : ੧ (963) ` 


_ 3. ਉਪਰ 
“ਰਖਿ ਰਖਿ ਪੈਰ ਧਰੇ ਪਉ ਧਰਣਾ। ” 
ਰ੍ - ਮਾਰੂ ੧, ਸੋਲਾ ੩, ੧੫ : ੧ (1023) 
4. ਰਸਤੇ, ਪੰਧ, ਸਫਰ 
“ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ 
ਪਉ ਮੁਕਿਹਿ।” (ਭਾਵ ਆਵਾਗਵਨ) 
-- ਸਵ ੩, ੧੪ : ੩ (1394) 


ਪ 





-- ਸਾਰ ੪, ਵਾਰ ੨੩ : ੩ (1244) 


ਪਉਣੁ -- ਹਵਾ, ਪਵਨ 
“ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ 
ਧਰਮੁ ਦੁਆਰੇ।” _-- ਜਪੁ ੧, ੨੭ : ੪ (6) 


“ਨਾ ਮਨੁ ਚਲੈ ਨ ਪਉਣੁ ਉਡਾਵੈ।” (ਵਾਸ਼ਨਾ ਰੂਪ 
ਹਵਾ) _-- ਮਾਰੂ ੧, ਸੋਲਾ ੧੯, ੮ : ੧ (1040) 
“ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ।” 
(ਸੁਆਸ) 
-ਮਾਰੂ ੩, ਵਾਰ ੨ਪਸ, ੧, ੨ : ੧ (1091) 
“ਪਉਣੁ ਮਾਰਿ ਮਨਿ ਜਾਪੁ ਕਰੇ ਸਿਰੁ ਮੁੰਡੀਤਲੈ 
ਦੇਇ।” (ਭਾਵ ਹਵਾ ਨਾਲ/ਚੰਚਲਤਾ) 
-- ਸਾਰ ੪, ਵਾਰ ੧੦ਸ, ੧, ੧ : ੨ (1241) 
ਹੋਰ ਰੁਪ -- ਪਉਣੈ -- 
“ਪਉੜੇ ਪਾਣੀ ਅਗਨੀ ਕਾ ਮੇਲੂ।” (ਹਵਾ 
ਦਾ) -- ਗਉ ੧, ੪, ੧: ੧(152) 
“ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ।” 


(ਮਹਾਨਕੋਸ਼ ਇਸਦੇ 'ਪ੍ਰਾਪਤੀ” ਕਰਦੇ ਹਨ) (ਜੀਵ ਆਤਮਾ) __ 
ਪਉਸਨਿ -- ਪੈਣਗੀਆਂ -- ਗੂਜ ੩, ਵਾਰ ੭ਸ, ੩, ੧ : ੩ (511) 
“ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ।” ਪਉਤ -- ਪੈਂਦੇ 
-- ਰਾਮ ੩, ਵਾਰ ੧੩ਸ, ੧, ੨ : ੩ (953) | “ਸੰਤਹ ਚਰਨ ਮਾਰਾ ਮੇਰੋ ਪਉਤ। ” (ਪੈਂਦਾ ਹੈ) 
ਪਉਸੀ -- ਪਵੇਗੀ - ਰਾਮ ੫, ੨੧, ੧ : ੩ (889) 


“ਦਿਨ ਤੇ ਸਰਪਰ ਪਉਸੀ ਰਾਤਿ। ” 
-- ਆਸਾਂ ੫, ੧੯, ੨ : ੧ (375) 


“ਪਾਪ ਬੰਧਨ ਨਿਤ ਪਉਭ ਜਾਹਿ । ” 
-ਬਸੰ ੫, ਅਸ੨,੪:੪(1192) 


ਪਉਢੀਅਲੇ -- ਪਾਉਂਦੀ ਹੈ ਪਉਦਾ -- ਪੈਂਦਾ 
“ਕਹਤ ਨਾਮਦੇਉ ਸੁਨਹੁ ਬਾਲਕ ਪਾਲਕ | “ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ 
ਪਉਢੀਅਲੇ । ” ਹਰਿ ਰਸਿ ਟੁਲਿ ਟੁਲਿ ਪਉਢਾ ਜੀਊ। ” 
- ਰਾਮ ਨਾਮ, ੧, ੪ : ੧ (972) -- ਮਾਝ ੪, ੫, ੧: ੩ (95) 
ਪਉਣ -- ਪਵਨ, ਹਵਾ ਰ ਹੋਰ ਰੂਪ -- ਪਉਦੀ -- 
“ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ “ਤੜ ਸੁਣਿਆ ਸਭਤੁ ਜਗਤ ਵਿਚਿ ਭਾਈ 
__ ਮਾਇਆ।” _ -- ਸਿਰੀ ੧, ੨੭, ੩ : ੧ (24) ਵੇਮੁਖੁ ਸਣੈ ਨ ਫਰੈ ਪਉਲੀ ਪਉਦੀ ਫਾਵਾ 


ਪਉਣਵੇਗ -- ਹਵਾ ਤੁਲ, ਬਹੁਤ ਤੇਜ਼ 


ਪਉਦੀਈ 1418 ਪਇਓਈ 





- ਗਉ ੪, ਵਾਰ ੧੨ਸ, ੪, ੧ : ੪ (306) - ਤੁਖਾ ੧, ਛੰਤ ੬, ੫ : ੧(1113) 
“ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ | _2. ਭਾਵ ਅਵਸਥਾ 





ਤਿਤੁ ਨਿਵੰਧੈ ਤਾਲਿ।” (ਪੈਂਦੀ ਜਾਂਦੀ ਭਾਵ “ਚਉਥੀ ਪਉੜੀ ਗੁਰਮੁਖਿ ਊਚੀ ਸੋਚ ਸਚੁ 
ਇਕੱਠੀ ਹੋਈ ਜਾਂਦੀ ਹੈ) ਕਮਾਵਣਿਆ।” 
=- ਸੂਹੀ ੩, ਵਾਰ ੧੧ਸ, ੧, ੧ : ੨ (789) - ਮਾਝ ੩, ਅਸ 2,੪: ੩ (113) 
ਪਉਦੀਈ -- ਪੈਂਦਿਆ | ਹੋਰ ਰੂਪ -- ਪਉੜੇ -- 
“ਥਾਉ ਨ ਹੋਵੀ ਪਉਦੀਈ ਹੁਣ ਸੁਣੀਐ ਕਿਆ ਰੂ “ਜਹ ਪਉੜੇ ਸ੍ਰੀ ਕਮਲਾ ਕੰਤ।” (ਅਵਸਥਾ, 
ਆਇਆ। ” (ਮਾਰ ਪੈਂਦਿਆਂ) ਟਿਕਾਣੇ) 
-- ਆਸਾ ੧, ਵਾਰ ੩ : ੪ (464) - ਭੈਰ ਕਬ, ਅਸ ੧, ੪ : ੪ (1162) 
ਪਲ “ਜਿਹ ਪਉੜ੍ਹੇ ਪ੍ਰਭ ਬਾਲ ਗੋਬਿੰਦ। ” (ਟਿਕਾਣੇ) 
- ਮਾਰੂ ੧, ਸੋਲਾ ੫, ੩ : ੨ (1024) - ਭੈਰ ਕਬ, ਅਸ ੧, ੧ : ੪ (1162) 
ਪਉਨੁ -- ਹਵਾ, ਪਵਨ 3. ਭਾਵ ਉਪਦੇਸ਼ 
“ਮੈਲਾ ਪਉਨੁ ਪਾਵਕੁ ਅਰੁ ਨੀਰੁ ।” ਰ “ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ 
-- ਭੈਰ ਕਬ, ੩, ੩ : ੨ (1158) ਅਲਖ ਨਿਵਾਸੀ।” 
ਪਉਨੇ -- ਤਿੰਨ ਚੁਕਾਈ, 3/4 ` ਮਾਰੂ ੧, ਅਸ ੧੧, ੭ : ੨ (1016). 
“ਕਾਰਜੁ ਸਾਢੇ ਤੀਨਿ ਹਥ ਘਨੀਤ ਪਉਨੇ ਚਾਰਿ।” |“. ਪਦਵੀ, ਮੰਜ਼ਿਲ _ 
-- ਸਲੋ ਕਬ, ੨੧, ੮ : ੨ (1376) ਇਸੁ ਪਉੜੀ ਤੇਜੋ ਨਰੁ ਚੁਕੈ ਸੁ ਆਇ ਜਾਇ 
ਪਉਨੈ -- ਹਵਾ ਨਾਲ ਦੁਖੁ ਪਾਇਦਾ। ਨ 
“ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ` ਮਾਰੂ ੫, ਸੋਲਾਂ ੫, ੨ : ਤੇ (075) 
ਰਹਾਉਗੋ।” -- ਰਾਮ ਨਾਮ, ੨, ੨ : ੧ (973) ਪਊਰਾਤਨੁ -- ਪੁਰਾਣਾ, ਸਭ ਤੋਂ ਪਹਿਲਾ, ਆਦਿ 
ਪਉਲੀ -- ਜੱਤੀ ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ 
ਨਾ = ਤੀ ਜੀ ਸੁਣੀਐ। ” ` ਸਮੁ ੫, ੬ : ੨ (1386) 
ਲ ਦੇ > = | ਪੱਇ -- 1. ਰਹਿੰਦੇ ਹਨ 
ਸਣੈ ਨਫਹੈ ਪਉਲੀ ਪਉਦੀ ਹੋਇ ਕੈ ਉਠਿ 
ਘਰਿ ਆਇਆ।” ਨ “ਬਿਸਟਾ ਅੰਦਰਿ ਕੀਟ ਸੇ ਖਘਇ ਪਚਹਿ ਵਾਰੋ 
- ਗਉ ੪. ਵਾਰ ੧੨ਸ, ੪, ੧: ੪ (306) ਵਾਰ। 
ਪਉੜਿਓ -- ਪੈਂਦਾ ਰੀ ਮਚ ਲਤ 
ਨ 
ਜਾ ਕੋ ਲਹਣੋ ਮਹਰਾਜ ਰੀ ਗਾਠੜੀਓਂ ਜਨ ਨਾਨਕ | ਆਪਨੇ ਕੀਤੇ ਨੇ ਆਪਿ ਪ੍ਰਤਿਪਾਲੇ ਪਇ ਪੈਰੀ 
- ਟੋਡੀ ੫, ੧੯, ੨ : ੨ (715) ਹੀ 3 ੧੩008 
ਪਉੜੀ -- 1. ਪੈਰ ਦੀ ਥਾਂ, ਤੇ _ ਸਿ 
ਸਜ ਪਰੀ ਪਤ ਕਤ ਰਮ , ਪਇਓ -- ਪੱਛਮ 
ਧਿਆਨ ਨਿਹਾਲ।” “ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ 
` ਸਿਰੀ ੧, ੯,੨:੩(17) ਸਗਲ ਦੁਰਾਛੈ। ” 
ਹੋਰ ਫੂਪ - ਪਉੜੀਆਂ -- - ਦੋਵ ੫, ੨੮, ੨! ੨ (534) 


ਪਇਓਈ -- ਤੈਨੂੰ ਪਇਆ 
“ਏ ਮੇਰਿਆ ਬਿਨੁ ਪਉੜੀਆ ਮੰਦਰਿ 
ਕੀ “ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸੁ 





ਪਇਓਈ। ” _-- ਮੁਦਾ ੫, ੧ਸ : ੨ (1429) 
ਪਇਅੰਧੈ -- ਕਹਿੰਦਾ ਹੈ 


-- ਆਸਾ ੫, ਛੰਤ ੬, ੧ : ੬ (456) 
ਪਇਆ -- ।. ਪਿਆ 
“ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ 
ਭਾਇ।” -- ਸਿਰੀ ੩, ੪੭, ੨ : ੧ (31) 
ਸੇ ਪਾਰਿ ਪਇਆ।” (ਭਾਵ ਹੋ ਗਿਆ) 
-- ਆਸਾ ੧, ਵਾਰ ੧੨ਸ, ੧, ੨ : ੨ (469) 
2. ਪੈਕੇ, ਪਇਆ 
“ਸਰਣਿ ਪਇਆ ਨਾਨਕ ਸੋਹੇਲਾ । ” 
-" ਆਸਾ ੫. ੪੮, ੪ : ੨ (383) 


ਹੋਰ ਰੁਪ - ਪਇਆ -- 


“ਜਾ ਕੀ ਸਰਣਿ ਪਇਆ ਸੁਖੁ ਪਾਈਐ ਬਾਹੁੜਿ 


ਦੂਖੁ ਨ ਹੋਈ।” 
ਰ ਰ -- ਸੋਰ ੫, ੩੩, ੧" : ੨ (617) 
3. ਭਾਵ ਚਲਦਾ _ 
“ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ 
ਨਹੀ ਹੁਕਮੁ ਪਇਆ। ” 
-- ਆਸਾ ੧, ਪਟੀ ੬ : ੨ (432) 
4. ਭਾਵ ਨਿਸਚਿਤ ਹੈ ਰ 


`` “ਦੇਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ 


ਪਇਆ। ” 
- ਆਸਾ ੧, ਪਟੀ ੧੨ : ੨ (433) 
“ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ 
ਧੁਰੇ ਪਇਆ ਸੰਜੋਗੁ।” (ਨਿਸਚਿਤ ਹੈ) 
-- ਰਾਮ ੫, ਵਾਰ ੧ਸ, ੫, ੧ : ੪ (957) 
5. ਭਇਆ, ਹੋਇਆ 
“ਤਿਸ ਕਾ ਦੀਆ ਸਭਨੀ ਲੀਆ ਕਰਮੀ ਕਰਮੀ 
` ਹੁਕਮੁ ਪਇਆ। ” 
ਰ -- ਆਸਾਂ ੧, ਪਟੀ ੨੨ : ੨ (433) 
6. ਡਿਗਦੇ ਹੀ, ਪਿਆ ਹੀ 
“ਜਾ ਕੀ ਸਰਣਿ ਪਇਆ ਗਤਿ ਪਾਈਐ।” 
(ਪਿਆ, ਡਿਗਿਆ) 
-> ਮਾਝ ੫, ੪੧, ੩ : ੧ (106) 


“ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ 





ਹੀ ਛਡਿ ਜਾਇ।” 
-- ਗੂਜ ੩, ਵਾਰ ੭ਸ, ੩, ੧ : ੧ (511) 


- ਬਿਹਾ ੫, ਛੰਤ ੭, ੩ : ੧ (546) 
“ਆਦਿ ਪੁਰਖੁ ਅਪਰੰਪਰ ਸੋ ਪ੍ਰਭੁ ਹਰਿ ਨਾਮੁ 
ਰਿਦੈ ਲੈ ਪਾਰਿ ਪਇਆ। ” (ਹੋ ਗਿਆ) 
- ਰਾਮ ੧, ਅਸ ੭, ੮ : ੨ (906) 
ਪਇਆਣਾ -- ਕੂਚ, ਚਲਾਣਾ, ਰਵਾਨਗੀ 
“ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ।” 
ਰ - ਗੂਜ ੧, ੧, ੨ : ੨ (489) 
“ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ 
ਪਇਆਣਾ। ” (ਕੂਚ ਕਰਨਾ, ਮਰਨਾ) 
-- ਵਡ ੧, ਅਲ ੧, ੨ : ੧ (579) 


“ਆਏ ੫. ੩੮, ੧ : $ 6105) 
ਪਇਆਨਾ -- ਭਜ ਜਾਣਾ, ਕੂਚ ਕਰ ਜਾਣਾ 
“ਜਹ ਅਨੰਦੁ ਦੁਖੁ ਦੂਰਿ ਪਇਆਨਾ। ” 
- ਪ੍ਭਾ ਕਬ, ੧, ੨ : ੧ (1349) 
ਪਇਆਰੀ -- ਪਾਤਾਲ ਵਿਚ 
“ਬਿਨੁ ਗੁਰ ਪੂਛੇ ਜਾਇ ਪਇਆਰੀ। ” 
- ਗਉ ੧, ਅਸ ੯, ੨ : ੩ (224) 


ਪਇਆਲ -- ਪਾਤਾਲ ਲੋਕ, ਪ੍ਰਿਥਵੀ ਤੋ ਹੇਠਲਾ 


ਲੋਕ 
ਸਮਾਨੋ ਏਕੈ ਓਹੀ।” 

-- ਗਉ ੫, ੧੨੯", ੧ : ੧ (207) 

ਹੋਰ ਰੂਪ -- ਪਇਆਲਾ -- ਰ 
“ਊਚਾ ਚੜੈ ਸੁ ਪਵੈ ਪਇਆਲਾ। ” (ਪਾਤਾਲ 
ਵਿਚ ਡਿਗਦਾ ਹੈ) (ਭਾਵ ਅਹੰਕਾਰੀ ਡਿਗਦਾ 
ਹੈ) -- ਆਸਾ ੫, ੧੩, ੩ : ੧ (374) 
(ਮਹਾਨਕੋਸ਼ ਇਸ ਦੇ ਅਰਥ “ਥਲੇ” ਕਰਦਾ ਹੈ) 
“ਨਾ ਤਦਿ ਸੁਰਗੁ ਮਛੁ ਪਇਆਲਾ। ” (ਪਾਤਾਲ 
ਲੋਕ) - ਮਾਰੂ ੧, ਸੋਲ ੧੫, ੩ : ੧ (1035) 


` 1420 





ਪਇਆਲਿ -- 
“ਤੇਰਾ ਅੰਤੁ ਨ ਪਾਇਆ ਸੁਰਗਿ ਮਛਿ 
ਪਇਆਲਿ ਜੀਉ।” (ਪਾਤਾਲ ਵਿਚ) 
-- ਸਿਰੀ ੧, ਅਸ ੨੮, ੧ : ੨ (71) 
ਪਇਆਲਿ -- ।. ਪਾਤਾਲ ਵਿਚ, ਵੇਖੋ ਘਇਆਲ” 
“ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ 


ਪਇਿਆਲਿ। ” 
- ਮਾਰੂ ੩, ਵਾਰ ੧ਪਸ, ੧, ੧ : ੧ (1091) 
2. ਥਲੇ, ਹੇਠਾਂ 
“ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ 
ਪਇਆਲਿ। ” 
- ਮਾਝ ੧, ਵਾਰ ੪ਸ, ੧, ੧ : ੧ (139) 


ਪਇਆਲੀ -- ਪਾਤਾਲ ਵਲ 
“ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ 
ਇਕਤੁ ਘਰਿ ਆਣੈ ਰਾਮ।” 
-- ਆਸਾ ੪, ਛੰਤ ੯, ੫ : ੨ (443) 
ਹੋਰ ਰੂਪ - ਪਇਆਲੇ -- 
“ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ 
ਪਇਆਲੇ।” (ਪਾਤਾਲ ਦੀਆਂ) 


= ਦੋਘ ੧, %2 ੧੧ (67 


ਪਇਐ -- ਪੈਣ ਕਰਕੇ, ਪਈ ਹੋਈ 
“ਆਵੈ ਜਾਇ ਭਵਾਈਐ ਪਇਐ ਕਿਰਤਿ 
ਕਮਾਇ। ” (ਭਾਵ ਕਰਮ-ਲੇਖ ਲਿਖੇ ਜਾਣ ਕਰਕੇ) 
-- ਸਿਰੀ ੧, ਅਸ ੧੦, 2 : ੧ (59) 
“ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ 
ਸੋਹੈ।” (ਪੈਣ ਕਰਕੇ) 

- ਮਾਝ ੧, ਵਾਰ ੨੬ਸ, ੧, ੧ : ੨੨ (150) 
“ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ।” 
(ਕੀਤੇ ਕਰਮਾਂ ਅਨੁਸਾਰ ਜੋ ਕਿਰਤ (ਸੁਭਾ) ਬਣ 
ਚੁਕਾ ਹੈ) -- ਸੂਹੀ ੩, ਅਸ ੩, ੧੯ : ੨ (756) 
“ਵਿਣੁ ਭੈ ਪਇਐ ਭਗਤਿ ਨ ਹੋਇ।” (ਪੈਣ ਦੇ) 

_-- ਬਿਲਾ ੧, ਅਸ ੧, ੧ : ੩ (831) 
ਪਈ -- 1. ਪੜੀ 
“ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਘਈ ਤਿਨ 
ਥਾਇ।”' (ਭਾਵ ਸਫਲ ਹੋਈ) 
_ ` ਸਿਰੀਂ ੩, ੩੭, ੫ : ੨ (2%) 


ਆਇ।? - -- ਸਿਰੀ ੪, ੬੯, ੨ : ੧(41) 
2. ਭਈ, ਹੋਈ 
“ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ 
`ਸਮਝਾਇ। ” 
-- ਸਿਰੀ ੧, ਅਸ, ੧੪, ੮ : ੨ (62) 
ਪਈਓ -- ਪਈਆਂ ਹਨ 
“ਬਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜ ਨੁ 
ਅੰਮ੍ਰਿਤੁਸਰੁ। ” 
- ਸੋਰ ੪, ਵਾਰ ੮ਸ, ੩, ੧ : ੧ (645) 
ਪਈਆ -- 1. ਹੋਈ, ਪਈ 
'ਵਾਹੀ। ? 
”_= ਗੂਜ ੫, ਵਾਰ, ੧੦ਸ, ੫, ੧ : ੧ (520) 
“ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ 
ਪਰਮਪਦੁ ਪਈਆ।” (ਪਾਈ/ਪਾਈਦੀ ਹੈ) 
-- ਬਿਲਾ ੪, ਅਸ ੨੭ : ੨ (834) 
2. ਪਾਵਾਂ, ਧਰਾਂ 
“ਸਤਿਗੁਰੂ ਦਇਆ ਕਰੇ ਪ੍ਰਭੂ ਮੇਲੇ ਮੈ ਤਿਸੁ 
ਆਗੈ ਸਿਰੁ ਕਟਿ ਕਟਿ ਪਈਆ।” 
- ਬਿਲਾਂ ੪, ਅਸ ੬, ੧" : ੨ (836) 
ਪਈਆਸਿ -- ।. ਪੈ ਗਈ, ਢਹਿ ਗਈ 
“ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ 
ਪਈਆਸਿ ਜੀਉ।” 
ਰ - ਸੂਹੀ ੧, ਕੂਚ ੨ : ੮ (762) 
2. ਪਈ ਹੋਈ ਹੈ 
“ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ 
ਦੂਰਿ ਪਈਆਸਿ। ” 
-- ਸਿਰੀ ੪, ੬੭, ੩ : ੨ (40) 
ਹੋਰ ਰੂਪ -- ਪਈਆਸੁ -- 
“ਕਸਤੂਰੀ ਕੈ ਭੋਲੜੈ ਗੰਦੇ ਡੂੰਮਿ ਪਈਆਸੁ । ” 
(ਪਈ ਭਾਵ ਡਿਗੀ ਹੈ) 
- ਸਿਰੀ ੪, ਵਾਰ ੧੫ਸ, ੫, ੨ : ੨ (89) 
ਪਈਆਹੁ -- ਪਈ/ਢਠੀ ਦੀ 
“ਸਾਰਮ ਪਈ ਨਾਰਾਇਣੈ ਨਾਨਕ ਦਰਿ 
ਪਈਆਹੁ । ”-- ਮਾਝ ੫, ਬਾਰਾ ੧੧ : ੮ (135) 
ਪਈਐ -- 1: ਪਈ ਦਾ ਹੈ 


ਪਈਸੁ 


ਪਾਰਿ।? _ -- ਗਉ ੫, ੧੭੧", ੩ : ੧ (216) 
2. ਪਾਈਦੇ ਹਨ 
ਮਨ ਸਰਬ ਸੁਖ ਪਈਐ। ” 
-- ਗੋਂਡ ੪, ੫, ੩ : ੨ (861) 
ਪਈਸੁ -- ਪਈ ਹੈ, ਪੈਂਦੀ ਹੈ 
“ਦੁਯੈ ਪਾਈ ਵਿਗੁਚੀਐ ਗਲਿ ਪਈਸੁ ਜਮ ਕੀ 
ਫਾਸ।” -- ਮਾਝ ੫, ਬਾਰਾ ੫ : ੩ (134) 
ਪਈਹੈ -- 1. ਪਾਇਆ 
“ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੇ 
`__ਪਈਹੈ।”” 


੯ 





-- ਗੂਜ ਕਬ, ੧, ੩ : ੨ (524) 
3, ਪਾਵੇਗਾ ਭਾਵ ਸਕਦਾ 
“ਐਸੋ ਇਹੁ ਸੰਸਾਰ ਪੇਖਨਾ ਰਹਨੁ ਨ ਕੋਊ ਪਈਹੈ 
_ਰੇ।” - ਬਿਲਾ ਕਬ, ੧, ੧" : ੧ (855) 
ਪਏ -- 1. ਪਇਆ 
“ਸਰਣਿ ਪਏ ਪਰ੍ਭ ਆਪਣੇ ਗੁਰੁ ਹੋਆ ਕਿਰਪਾਲੁ। ” 
-- ਸਿਰੀ ੫, ੮੬, ੧ : ੧ (48) 
2. ਭਏ, ਹੋਏ 
“ਹਰਿ ਕਾ ਭਾਣਾ ਭਗਤੀ ਮੰਨਿਆ ਸੇਭਗਤ ਪਏ 
ਦਰਿ ਥਾਇ।” (ਕਬੂਲ/ਸਫਲ ਹੋਏ) 


-- ਸਿਰੀ ੩, ਅਸ ੧੯, ੩ : ੨ (65) 


3. ਪੈ ਗਏ, (ਜਾ ਡਿਗੇ) 
“ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ 
ਸਰਣਾ। ”` 
_-- ਸਿਰੀ ੩; ਅਸ ੨੫, ੬ : ੧ (70) 
“ਨਾਨਕ ਆਇ ਪਏ ਸਰਣਾਏ। ” 
`.`== ਆਸਾ ੫, ੮੯, ੪ : ੪ (393) 
4. ਪਏ ਹੋਏ ਹਨ, ਪੈ ਗਏ 
“ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ 
ਪਏ ਪੈਰਾ।” . . ਰ 
-- ਗਉ ੫, ੧੬੩", ੨ : ੨ (216) 
5. ਡਿਗੇ ਹੋਏ ਸੀ 
“ਧਰਤਿ ਅਸਮਾਨੁ ਨ ਝਲਈ_ਵਿਚਿ ਵਿਸਟਾ 


1421 





ਪਸਰਿ 





ਪਏ ਪਚੰਨਿ।” ੍ 
-- ਗਉਂ ੩, ਅਸ ੯, ੫ : ੨ (233) 
6. ਸਹਾਇਕ ਕਿਰਿਆ 
“ਤਿਸੁ ਸਰਣਾਈ ਢਹਿ ਪਏ ਪਿਆਰੇ ਜਿ 
ਅੰਤਰਜਾਮੀ ਜਾਣੁ।” ਰ 
-- ਸੋਰ ੫, ਅਸ ੨, ੮ : ੨ (641) 
“ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ 
ਕਿਰਪਾ ਕੀਜੈ।” 
-- ਧਨਾ ੩, ੯, ੨ : ੧ (666) 
7. ਪੈ ਗਏ ਭਾਵ ਝਪੜੇ ਰ੍ 
_ “ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ।” 
-- ਸਲੋ ਫਰ, ੯੯ : ੨ (1363) 
ਪਸਚਮ -- ਪਛਮ, ਸੂਰਜ ਅਸਤ ਹੋਣ (ਡੁਬਣ) 
ਦੀ ਦਸ਼ਾ, ਭਾਵ ਪਿਛਲਾ 


- ਭੈਰ ਕਬ, ੧੦, ੩ : ੧ (1159) 
ਪਸਣ -- ਵੇਖਣ ਨੂੰ 
“ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ।” 
- ਮਾਰੂ ੫, ਵਾਰ ੧੫ਪਸ, ੫, ੩ : ੨ (1099) 
ਪਸੰਦੋ -- !. ਵੇਖ ਕੇ (ਫਾ. ਪਸੰਦ) 
“ਮੂੰ ਜੁਲਾਉਂ ਤਥਿ ਨਾਨਕ ਪਿਰੀ ਪਸੰਦੋ ਹਰਿਓ 
ਥੀਓਸਿ।” 
- ਮਾਰੂ ੫, ਵਾਰ ੨੦ਸ, ੫, ੨ : ੨ (1101) 
2. ਪਸੰਦ, ਚੰਗਾ ਲਗਨ ਵਾਲਾ , 
(ਅਖਾਂ ਨੂੰ ਚੰਗਾ ਲਗਨ ਵਾਲਾ ਭਾਵ ਸੁੰਦਰ) 
-- ਆਸਾ ੫, ੧੦੫. ੨ : ੧ (397) 
ਪਸਰਈਆ -- ਫੈਲਿਆ ਹੋਇਆ 
“ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ 
ਸਭੁ ਬ੍ਰਹਮੁ ਪਸਰਈਆ। ” 
-- ਬਿਲਾ ੪, ਅਸ, ੧, 2 : ੨ (833) 
ਪਸਰਹਿ -- ਫੈਲੇ 
“ਪਸਰਹਿ ਕਲਾ ਸਹਜ ਪਰਗਾਸ। ”” 
ਰ੍ -- ਗਉਂ ਕਬ, ਥਿਤੀ ੧੬ : ੨ (344) 
ਪਸਰਿ -- ਫੈਲ 
“ਨਿਰਮਲ ਜੋਤਿ ਪਸਵਿ ਰਹੀ ਜੋਤੀ ਜੋਤਿ 





ਮਿਲਾਈ।” ` 





'- ਆਸਾ ੩, ਅਸ ੨੬,੫ : ੨ (424). 


ਹੋਰ ਰੂਪ -- ਪਸਰਿਓ -- 
“ਪਸਰਿਓ ਆਪਿ ਹੋਇ ਅਨਤ ਤਰੰਗ।” 
(ਫੈਲਿਆ) _ 
_ -- ਗਉਂ ੫. ਸੁਖ ੯, ੮ : ੫ (275) 
“ਤਬ ਹਮ ਇਤਨਕੁ ਪਸਰਿਓ ਤਾਨਾਂ।” 
(ਖ਼ਿਲਾਰਿਆ, ਫੈਲਾਇਆ) 
-- ਆਸਾ ਕਬ, ੩੬, ੧ : ੨ (484) 
ਪਸਰਿਆ -- 
“ਗੁੜ ਮਿਠਾ ਮਾਇਆ ਪਸਰਿਆ ਮਨਮੁਖੁ 
ਲਗਿ ਮਾਖੀ ਪਚੈ ਪਚਾਇ।” (ਖਿਲਰਿਆ, 
ਫੈਲਿਆ) -- ਸਿਰੀ ੪, ੭੦, ੧ : ੩ (41) 


“ਬਿਖੁ ਬਿਖਿਆ ਪਸਰੀ ਅਤਿਘਨੀ। ” (ਫੈਲੀ) 
-- ਗਉਂ ੫, ੧੪੦", ੨ : ੧ (210) 
ਪਸਰੀਆ -- 
“ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ 
ਮਾਇਆ ਮੋਹੁ ਵਧਾਇਆ।” (ਫੈਲੀ) 
- ਸੋਰ ੫, ਅਸ ੨, ੧ : ੨ (640) 
ਪਸਰੇ -- 
“ਪੇਖੁ ਨਾਨਕ ਪਸਰੇ ਪਾਰਬ੍ਰਹਮ।” (ਫੈਲੇ ਹੋਏ 
ਭਾਵ ਵਿਆਪਕ) 
ਹ - ਗਉਂ ੫, ੧੫੦, ੪ : ੨ (196) 
ਪਸਰੈ -- ੍ 
“ਜਹ ਪਸੰਰੈ ਪਾਸਾਰੁ ਸੰਤ ਪਰਤਾਪਿ।” 
- ਗਉ ੫, ਸੁਖ ੨੧, ੮ : ੨ (292) 
ਪਸਾਉ -- ।. ਫੈਲਾਓ, ਪਸਾਰਾ 
“ਕੀਤਾ ਪਸਾਉ ਏਕੋ ਕਵਾਉ।” 
ਰ੍ - ਜਪੁ ੧, ੧੬ : ੧੯ (3) 
2. ਪਰਚਾਰ 
“'ਢਾਂਢੀ ਕਰੇ ਪਸਾਉ ਸਬਦੁ ਵਜਾਇਆ। ” 
- ਮਾਝ ੧, ਵਾਰ ੨੭ : ੭ (150) 
3. ਭਾਵ, “ਹਾਵ ਭਾਵ” 
“ਸੋਹਣੀ ਮੁਖਿ ਮਣੀ ਸੋਹੇ ਕਰੇ ਰੰਗਿ ਪਸਾਉ।” 
- ਸਿਰੀ ੧, ੧, ੨ : ੨ (14) 
4. ਮਿਹਰ, ਬਖਸਿਸ਼, ਦਇਆ, ਕ੍ਰਿਪਾਲਤਾ 
“ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ 


1422 








ਪਸਾਉ। ” -- ਸਿਰੀ ੪, ੬੭, ੨ : ੧ (40) 
ਪਸਾਂਇ -- ਕਿਰਪਾ ਨਾਲ 
ਜਾਣੀ।” - ਸਵ ੩, ੮ : ੨ (1393) 
ਪਸਾਰ -- ਫੈਲਾ 
“ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ 
ਕਿਨਿ ਸੁਖੁ ਪਾਇਆ।” 
- ਮਾਰੂ ੧, ਸੋਲਾ ੨੨, ੪ : ੩ (1043) 
ਪਸਾਰਹੁ - ਫੈਲਾਂਦੇ, ਪਸਾਰਦੇ 
"ਥਥਾ` ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ।” 
-- ਗਉਂ ੫, ਬਾਅ ੩੩ : ੧ (257) 
ਪਸਾਰਣਾ -- ਖਿਲਾਰਣਾ, ਫੈਲਾਣਾ 
“ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ 
ਪਸਾਰਣਾ। 
- ਮਾਰੂ ੫, ਸੋਲਾ ੬, ੪ : ੩ (1077) 


| ਪਸਾਰਤ -- ਫੈਲਾਉਂਦਿਆਂ, ਖਿਲਾਰਦਿਆਂ 


“ਹਾਥ ਪਾਵ ਪਸਾਰਤ ਬਿਲਮੁ ਤਿਲੂ ਲਾਗੈ ਤਬਲਗੁ 
ਮੇਰਾ ਮਨੁ ਰਾਮ ਸਮ੍ਹਾਰੈ।” 
- ਆਸਾਂ ੪, ੬੨, ੩ : ੨ (368) 
ਪਸਾਰਾ -- ਫੈਲਾਓ, ਖਿਲਾਰਾ 
“ਆਪਿ ਇਕੰਤੀ ਆਪਿ ਪਸਾਰਾ।” 
- ਮਾਝ ੫, ੪੮, ੩ : ੨ (108) 
ਪਸਰ >- 1. ਖਿਲਾਰ/ਫੈਲਾ ਕੇ 
“ਉਰਵਾਰਿ ਪਾਰਿ ਮੇਰਾਸਹੁ ਵਸੈ ਹਉ ਮਿਲਉਗੀ 
ਬਾਹ ਪਸਾਰਿ।? 
-- ਗਉ ੧, ੧੯, ੩ : ੨ (157) 
“ਭਉ ਕਹਿ ਆਗੈ ਬਦਨੁ ਪਸਾਰਿ।” (ਮੂੰਹ ਲੰਮਾ 


-- ਰਾਮ ਕਬ, 9, ੧" : ੨ (969) 


- ਸਿਰੀ ੫, ੯੧, ੩ : ੧ (50) 
“ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ 


ਪਸਾਰੀ 1423 ਪਸੂ 
ਇਕੁ ਪਸਾਰਿਆ.ਜੀਉ। ” (ਸਾਰੇ ਵਿਆਪਕ “ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ 
ਦਿਸਦਾ ਹੈ) -- ਮਾਝ ੫, ੧੦, ੪ : ੩ (97) ਭੁਜਾ ਪਸਾਰੇ।” (ਬਾਂਹ ਲੰਮੀ ਕਰਕੇ) 
- ਮਾਰੂ ੫, ੨, ੪ : ੨ (999) 
3. ਭਾਵ ਪਾਇਆ ਹੈ ____ 
“ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ 
ਤੇਲੂ ਲੇ ਮਾਹਿ ਪਸਾਰੇ।” (ਲੇ ਕੇ ਵਿਚ 





- ਧਨਾ ੫, ੩੦, ੧" : ੨ (676) 


3. ਭਾਵ ਚੁਕਣਾ ਪਾਇਆ ਹੈ) 
“ਹਾਥੁ ਪੰਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ -- ਧਨਾ ਰਵਿ, ੩, ੨ : ੧ (694) 
ਅੰਦਾਜਾ।” (ਹੱਥ ਚੱਕ ਸਕੇ) ਪਸਾਰੈ -- 1. ਖੋਲੇ 


ਰ੍ - ਬਿਲਾ ਕਬ, ੫, ੧ : ੨ (856) 

ਪਸਾਰੀ -- 1. ਪਾਸਾਰੇ/ਖਿਲਾਰੇ ਵਾਲੇ ਭਾਵ ਗ੍ਰਹਿਸਥੀ 

“ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ 

ਪਸਾਰੀ। ” -- ਗਉ ਕਬ, ੫੩, ੨ : ੨ (334) 

2. ਪਸਾਰਾ, ਖਿਲਾਰੇ 

“ਏਹ ਸਭਿ ਧੜੇ ਮਾਇਆ ਮੋਹ ਪਸਾਰੀ।” 

ਰ੍ -- ਆਸਾ ੪, ੫੪, ੩ : ੧ (366) 

“ਸੰਗਿ ਨਾਹੀ ਰੇ ਸਗਲ ਘਸਾਰੀ। ” (ਖਿਲਾਰਾ) 


- ਰਾਮ ੫, ੧੮, ੩ : 2 (ਨਨਨ) 


“ਨੇਤੁ ਖਸਾਂਰੈ ਤਾ ਨਿਰਾਰਥ ਕਾਜਾ।” 
-- ਗਉ ੫, ੮੦, ੨ : ੪ (179) 
2. ਖਿਲਾਰੇ, ਲੰਮੇ ਕਰੇ 
“ਕਬ ਕੋ ਨਾਚੈ ਪਾਵ ਪਸਾਂਰੈ ਕਬ ਕੋ ਹਾਥ 
ਪਸਾਰੈ।-- ਆਸਾ ੪, ੬੨, ੩ : ੧ (368) 
ਪਸਾਰੋ -- ਪਸਾਰਾ, ਖਿਲਾਰਾ 
“ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ 
ਬ੍ਰਹਮ ਪਸਾਰੋ।” -- ਮੁੰਦਾ ੫, ੧ : ੫ (1429) 
ਪਸਾਰੋਵਾ -- ਪਸਾਰਾ 
“ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਨੁ 
ਪਸਾਰੋਵਾ।” 
-- ਵਡ ੧, ਅਲਾ ੫. ੧ : ੧ (581) 
ਪਸਿੰਦੇ -- ਪਸੰਦ, ਅਨੁਕੁਲ 
“ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ 
ਏਕੁ ਧਿਆਇਆ।” 
-- ਸਿਰੀ ੧, ੨੭, ੩ : ੨ (24) 
ਪਸੀ -- ਵੇਖਾਂ 
“ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ।” 


- ਮਾਰੂ ੫, ਵਾਰ ੧ਸ, ੫, ੧ : ਏ (1094) 


3. ਖਿਲਾਰੀ 
“ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ 
ਪਸਾਰੀ।” (ਖਿਲਾਰ ਕੇ, ਟੱਡ ਕੇ) 

__ -- ਗੂਜ ੪, ਅਸ ੧, ੩ : ੨ (507) 
“ਅਪਨੀ ਮਾਇਆ ਆਪਿ ਪਸਾਰੀ ਆਪਹਿ 
`_ ਦੇਖਨਹਾਰਾ।” (ਖਿਲਾਰੀ) 

-- ਬਿਹਾ ੯, ੨, ੨ : ੧ (537) 
ਪਸਾਰੁ - ਖਿਲਾਰਾ, ਪਸਾਰਾ 
“ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ 
ਪਸਾਰੁ।`` __-- ਸਿਰੀ ੫, ੯੨, ੧ : ੧ (50) 





ਪਸਾਰੇ -- ।. ਖਿਲਾਰੇ, ਖਿਲਾਰਾ ਹੋਰ ਰੁਪ - ਪਸੀਐ -- 

"ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ “ਇਕੋ ਸਿਰਜਣਹਾਰੁ ਨਾਨਕ ਬਿਆ ਨ 
ਪਸਾਰੇ।” -- ਸਿਰੀ ੫, ਛੰਤ ੨, ੨ : ੧ (79) ਪਸੀਐ।” (ਵੇਖੀਏ) 

2. ਖੋਲ੍ਹ ਕੇ _ -- ਗੂਜ ੫, ਵਾਰ ੧੩ਸ, ੫, ੧ : ੨ (521) 
“ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ | ਪੁਸੁ -- ਪਸੁ, ਜਾਨਵਰ, ਡੰਗਰ 

__ ਮੀਤ।” _ - ਸੈਰ ੯, ੧, ੧ : ੨ (631) ।  “ਕੂਦਮ ਕਰੇ ਪਸੂ ਪੰਖੀਆਂ ਦਿਸੈ ਨਾਹੀ ਕਾਲੂ।” 
“ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ 


- ਸਿਰੀ ੫, ੭੩, ੨ : ੧ (43) 
ਹੋਰ ਰੂਪ -- ਪਸੂ -- 
"ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ 


ਹਾਥੁ ਪਸਾਰੇ ।” (ਹੱਥ ਟੱਡ ਕੇ) 
-- ਰਾਮ ੪, ੬,੨:੨ (੧82). 








04044 1424 ਮਰੈ ਮਹ 


ਉਪਾਏ ।” ਗਾਉ।” 





'-- ਸਿਰੀ ੫, ੭੭, ੧੯ : ੨ (44) 


- ਗਉ ੧, ੧੭, ੨ : ੧ (156) | ਰੋਰ ਰੂਪ -- ਪਹਰਾ -- 
"ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ।” “ਵਿਸੂਏ ਚਸਿਆ ਘੜੀਆ ਪਹਰਾ ਥਿਤੀ ਵਾਰੀ . 
ਦਿ ਮਾਹੁ ਹੋਆ।” (ਪਹਰ ਦਾ ਬਹੁ ਵਚਨ) 
- ਮਾਰੂ ੧, ਅਸ ੧, ੩ : ੩ (1009) -- ਆਸ਼ਾ ੧. ੨, ੨ :੧(12) 
ਪਸੂਆ -- ਰ ਪਹਰਿ -- __ 
'ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ “ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ 
ਹਰਿਆਇਓ ਪਲੂਆ। ” ਚਾਉ।” (ਪਹਰਾਂ ਵਿਚ) 


-- ਗਉ ੫, ੧੨੭", ੧" : ੨ (206) 
“ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਸ਼ੂਝੈ।” 
(ਭਾਵ ਬੇਸਮਝ, ਅਗਿਆਨੀ) 
-- ਬਿਲਾ ੫, ੩੬, ੧ : ੧ (809) 
ਪਸੂਆਰਾ -- ਪਸੂ-ਹਾਰੀ, ਜੀਵ ਮਾਰਨ ਵਾਲਾ, 
ਇਥੇ ਮਛੀਆਂ ਫੜਨ ਵਾਲਾ, ` 
ਮਾਹੀਗੀਰ ਰ 
"ਜਿਉ ਮੀਨਾ ਹੇਰੈ ਪਸੂਆਰਾ।” 
ਰ੍ -- ਗੈਂਡ ਲਾਮ, ੨, ੨ : ੧ (873) 
ਪਸੇ =- ਵੇਖੇ 
“ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰੂ।” 
(ਭਾਵ ਦਿਸੇ) ਰ 
-- ਸਿਰੀ ੫, ਛੰਤ ੩, ੧੩ : ੧ (80) 
-" ਸੂਰਜ ਅਸਤ ਹੋਣ ਵਾਲਾ ਦਿਸਾ 
“ਉਤਰਿ ਦਖਿਣਹਿ ਪੁਬਿ ਅਰੁ ਪਸੂਮਿ ਜੈਜੈ ਕਾਰੁ 
ਜਪੰਥਿ ਨਰਾ।” - ਸਵ ੩, ੧: ੬ (1392) 
ਪਹ -- ਤੜਕਾ, ਅੰਮ੍ਰਿਤ ਵੇਲਾ, ਭੋਰ 
“ਚਿੜੀ ਚੁਹਕੀ ਪਹ ਫੁਟੀ ਵਗਨਿ ਬਹੁਤੁ ਤਰੰਗ।”? 
`__ - ਗਉ ੫, ਵਾਰ ੬ਸ, ੫, ੧ : ੧ (319) 
ਪਹਨਾਮ - ਲੁਕੇ ਹੋਏ, ਜੋ ਕਿਸੇ ਗਿਣਤੀ ਵਿਚ ਨਾ 
ਹੋਣ, ਗੁਮਨਾਮ 
“ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ।” 
- ਬਿਲਾ ੫, ੭੬, ੨ : ੧ (819) 
ਪਹਨਾਮੀ -- ਲੁਕਾਉ, ਛੁਪਾ 
“ਤਿਸੁ ਨਾਲਿ ਕਿਆ ਚਲੈ ਪਹਨਾਮੀ। ” 
- ਬਿਲਾ ੩, ੧, ੪ : ੩ (833) 
ਪਹਰ -- ਦਿਨ ਰਾਤ ਦਾ ਅਠਵਾਂ ਭਾਗ, ਤਿੰਨ ਘੰਟੇ 
ਦਾ ਸਮਾਂ, ਸਮੇਂ ਦੀ ਇਕ ਇਕਾਈ 
“ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਵਿੰਦ ਨਿਤ 


- ਮਾਝ ੧, ਵਾਰ ੧੮ਸ, ੨, ੧ : ੪ (146) 
ਪਹਰੀ -- 
“ਸਤੀ ਪਹਰੀ ਸਤੁ ਭਲਾ ਬਹੀਐ ਪੜਿਆ 
ਪਾਸਿ।” (ਪਰਫਾਂ ਵਿਚ) 
` ਮਾਝ ੧, ਵਾਰ ੧੯ਜ, ੨, ੧ : ੯ (146) 
_'ਘੜੀਏ ਘੜੀਏ ਮਾਰੀਐ ਪਹਰੀ ਲਹੈ 
ਸਜਾਇ।” (ਹਰ ਪਹਰ ਬਾਅਦ) 
`_-- ਸਲੋ ਫਰ, ੪੦ : ੧ (1379) 


- ਸਿਰੀ ੫, ੭੪, ੩ : ੧ (43) 
ਪਹਰੂਆ -- ਪਹਰਾ ਦੇਣ ਵਾਲਾ, ਚੌਕੀਦਾਰ, 
ਪਹਿਰੇਦਾਰ 

“ਊਠਤ ਸੋਵਤ ਹਰਿ ਸੰਗਿ ਪਹਰੂਆ। ” 
- ਗਉ ੫, ੧੫੪, ੧" : ੧ (196) 
“ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ 
ਪਤੀਆਰਾ।” (ਭਾਵ ਇੰਦਰੇ) 
-- ਗਉਂ ਕਬ, ੭੩, ੨ : ੧ (339) 
“ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ 
ਜਾਈ। ” (ਪਹਿਰੇਦਾਰਾਂ ਦੇ ਦੇਖਿਆਂ) 
- ਰਾਮ ਕਬ, ੧੨, ੧“ : ੨ (972) 
`ਪਹਰੇ ਪਹਰੇ - ਸਿ ਹਰ ਪਹਿਰ, ਦਿਨ 


ਪਹਰੇ ਪਹਰੇ । ” 

-- ਗਉ ੫, ੧੬੨, ੨ : ੨ (215) 
(ਕੋਸ਼ ਇਸ ਦੇ ਹੋਰ ਅਰਥ 'ਡੰਡੀ ਡੰਡੀ ਭਟਕਣਾ” 
ਪਹਿਣ ਕੇ ਫਿਰਣਾ, “ਦਰ ਦਰ ਭਟਕਣਾ ਕਰਦਾ” 





ਹੈ) 


ਪਹਰੈ -- ਪਹਿਰ ਵਿਚ “ਕਬੀਰ ਕਾ ਮਰਮੁ ਰਾਮ ਪਹਿਚਾਨਾਂ।” 
“ਪਹਿਲੇ ਖਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ -- ਭੈਰ ਕਬ, ੬, ੪ : ੨ (1158) " 
ਪਇਆ ਗਰਭਾਸਿ।” (ਭਾਵ ਆਯੂ ਦੇ ਪਹਿਲੇ | _ਰੋਰ ਰੂਪ -- ਪਹਿਚਾਨਿਆ -- ਰ 
ਹਿੱਸੇ ਵਿਚ) -- ਸਿਰੀ ੧, ਪਹ ੧, ੧ : ੧ (74) _“ਗਈ ਠਗਉਰੀ ਠਗੁ ਪਹਿਚਾਨਿਆ।” 
ਪਹਾ -- ਪਿਆ (ਪਛਾਣਿਆ, ਜਾਣ ਲਿਆ) 
“ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ -- ਗਉ ਕਬ, ਅਸ ੩੯, ੩: ੨ (331) 
ਸਿਉ ਉਲਝਿ ਪਹਾ।” ਪਹਿਚਾਨੀਐ -- 

-- ਸਾਰ ੫, ੪, ੨ : ੧ (1203) "ਸੂਰਾ ਸੋ ਪਹਿਚਾਨੀਐ ਜੁ ਲਰੇ ਦੀਨ ਕੇ 
ਪਹਾਰ_-- ।. ਪਹਾੜ ਹੇਤ।” (ਭਾਵ ਸਮਝੀਐ) :” 
“ਇਹੁ ਜਗੁ ਧੁਏ ਕਾ ਪਹਾਰ।” - ਮਾਰੂ ਕਬ, ੧੦, ੨ : ੧ (1105) 

`_ - ਬਸੰ ੯, ੪, ੧: ੧ (1187) | ਖਹਿਤਿ -- ਦਾਨ ਰ 
ਪਹਾਰਾ -- ਸੰਸਾਰ ਵਿਚ, ਪਸਾਰੇ ਵਿਚ “ਭਾਰੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ।” 
“ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ। ” -- ਆਸਾ ਕਬ, ੧੪, ੪ : ੧ (479) 
(ਮਹਾਨਕੋਸ਼ ਅਰਥ 'ਪ੍ਰਭਾਵ” ਸਮਰਥਯ ਕਰਦੇ ਪਹਿਨਾਮੀਆ -- ਲੁਕ ਕੇ ਕੀਤੇ ਕੰਮ, ਭਾਵੇ ਮੰਦੇ 
ਹਨ) -- ਗਉ ੪, ਵਾਰ ੧੨ : ੩ (306) ਕੰਮ, ਪਾਪ 
ਹੋਰ ਰੂਪ -- ਪਹਾਰੇ -- “ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ 
ਪ੍ਰਗਟ ਖਹਾਰੇ।” (ਸੰਸਾਰ ਵਿਚ) ਰ੍ -- ਆਸਾ ੧, ਵਾਰ ੧ਪਸ, ੧, ੨ : ੨ (471) 
-- ਸੋਰ ੫, ੯੩, ੨ : ੨ (631) | ਪਹਿਰਉ -- ਪਾਵਾਂ, ਪਹਿਣਾਂ 
ਪਹਿ -- !. ਪਾਸ, ਕੋਲ ਜੀ “ਕਿਆ ਪਹਿਰਉ ਕਿਆ ਓਢਿ ਦਿਖਾਵਉ।” 
“ਦੂਖ ਤਿਸੈ ਘਰਿ ਆਖੀਅਹਿ ਸੂਖ ਜਿਸੈ ਹੀ ____ -- ਗਉ ੧, ਅਸ ੧੦, ੧੯ : ੧ (225) 
ਪਾਸਿ।” -- ਸਿਰੀ ੧, ੫, ੩ : ੩ (16) | ਹੋਰ ਰੂਪ -- ਪਹਿਰਉੱਗੀ -- ਰ 
“ਗੁਰ ਪਹਿ ਮੁਕਤਿ ਦਾਨੁ ਦੇ ਭਾਣੈ।” (ਕੋਲ, | ___“ਫੂਲ ਮਾਲਾ ਗਲਿ. ਪਹਿਰਉੱਗੀ ਹਾਰੋ।”” 
ਪਾਸ) _ - ਮਾਰੂ ੧, ਸੋਲਾ ੬, ੧੦ : ੧ (1026) -- ਆਸਾ ੧, ੩੪, ੨ : ੧ (359) 
2. ਤੋਂ, ਪਾਸੋਂ ਪਹਿਰਸਿ -- ਪਹਿਣਦੀ ਹੈ ___ 
“ਸਗਲ ਸੰਤਨ ਪਹਿ ਵਸਤੁ ਇਕ ਮਾਂਗਉ।” “ਕਾਪੜੁ ਪਹਿਰਸਿ ਅਧਿਕੁ ਸੀਗਾਰੁ। ” 
- ਮਾਝ ੫, ੧੮, ੧ : ੧ (99) - ਬਸੰ ੧, ਅਸ ੧, ੬ : ੧ (1157) 


“ਅੰਤਿ ਨਿਖੇਰਾ ਤੇਰੇ ਜੀਅ ਪਰਿ ਲੀਜੈ।” ਪਾਸੋਂ, ਪਹਿਰਹਿ -- 1. ਪਹਿਣੇ ਜਾਂਦੇ ਹਨ _ 
ਕੋਲੋਂ) _ -- ਸੋਰ ਕਬ, ੯, ੧" : ੨ (656) | “ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ 


3. ਨਾਲ ਦੀ ਮਨੁਖ।” ਰ੍ 
“ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ - ਮਾਝ ੧, ਵਾਰ ੨੪ਸ, ੧, ੨ : ੨ (149) 
ਦੇਹੁ ਬਤਾਈ ਹੋ।”? _ ਰ੍ “ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ 
- ਸੋਰ ਨਾਮ, ੨, ੧ : ੨ (657) ਖਾਇ।”” (ਪਹਿਣਦਾ) ਰਸ 
'ਪਹਿਚਾਣਿ -- ਪਛਾਣ, ਵੇਖ __ . - ਆਸਾ ੫, ਬਿਰ ੩, ੨ : ੧ (432) 
- “ਅਰਧ ਉਰਧ ਬਿਚਿ ਸਮ ਪਹਿਚਾਣਿ।” _ _ | 2. ਪਾਵੇਂ 


-- ਗਉ ਕਬ, ਥਿਤੀ ੧੪ : ੨ (344) “ਕਢਿ ਕਸੀਦਾ. ਪਹਿਰਹਿ ਚੋਲੀ ਤਾਂ .ਤੁਮ੍‌ 


ਪਹਿਰਣੁ 1426 ਪਹਿਲਵਾਨੜਾ 





ਜਾਣੂਹੁਨਾਰੀ। ” - ਸੂਹੀ ੫, ੨੫, ੨ : ੧ (742) 
ਰ੍ -- ਬਸੰ ੧, ੧੦, ੨ : ੧ (1171) | ਪਹਿਰਿਆ -- ਪਹਿਣਿਆ 
ਹੋਰ ਰੂਪ -- ਪਹਿਰਹੁ -- “ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ 


“ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਚਿਤੁ ਲਾਇ।”” -- ਸਿਰੀ ੩, ੩੫, ੪ : ੧ (26) 
ਕਾਪੜੁ ਪਹਿਰਹੁ ਖਿਮਕਾ।” (ਪਾਵਹੁ) _ | ਪਹਿਰੀਜੈ -- ਪਹਿਣੇ ਹਨ 
` ਸੋਰ 8, ਵਾਰ ੨੧ : ੨ (650) | “ਜਿਹ ਪ੍ਰਸਾਦਿ ਆਭੂਖਨ ਪਹਿਰੀਜੈ।” 
ਪਹਿਰਣ -- ਜਾਮਾ, ਪੌਸ਼ਾਕ -- ਗਉ ੫. ਸੁਖ ੬, ੪ : ੧ (270) 
“ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ | ਪਹਿਰੇ -- ਪਾਏ, ਪਹਿਣੇ 
ਧਿਆਨੁ।” __ - ਸਿਰੀ ੧, ੭, ੨ : ੧ (16) ! “ਬਿਪਲ ਬਸਤੁ ਕੇਤੇ ਹੈ ਪਹਿਰੇ ਕਿਆ ਬਨ ਮਧੇ 
ਪਹਿਰਤ -- ਪਾਉਣ ਨਾਲ, ਪਹਿਨਣ ਨਾਲ ਬਾਸਾ।” __-- ਗਉ ਕਬ, ੬੭, ੧ : ੧ (338) 
“ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ।” | ਪਹਿਰੇਉ -- ਪਾਵਾਂ, ਪਹਿਣਾਂ 
- ਬਿਲਾ ੫, ੪੪, ਤੇ : ੨ (611) । “ਫ਼ਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ 
“ਤਜਿ ਗੋਪਾਲ ਆਠ ਰੰਗਿ ਰਾਚਤ ਮਿਥਿਆ | _ਪਹਿਰੇਉ।” -- ਸਲੋ ਫਰ, ੧੦੩ : ੧ (1383) 
ਪਹਿਰਤ ਖਾਤ।” (ਪਹਿਣਨਾ) ` ਪਹਿਰੇਇ -- ਪਾਂਦਾ/ਪਹਿਣਦਾ ਹੈ 
__ ` ਕੈਢਾ ੫, ੭, ੧" : ੨ (1120) | “ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ।” 
ਪਹਿਰਾ -- ਪਾਵਾਂ, ਪਹਿਣਾਂ ` ਰ੍ -- ਸਲੋ ਫਰ, ੧੦੪ : ੧ (1383) 
“ਪੂਰਿ ਕਰਿ ਕਾਇਆ ਕਪੜੁਹ ਪਹਿਰਾ ਧੋਵਾ ਸਦਾ । ਪਹਿਰੈ -- 1. ਪਾਂਦਾ/ਪਹਿਣਦਾ ਹੈ 
ਕਾਰਿ।” “ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ 
- ਮਾਝ ੧, ਵਾਰ ੪ਸ, ੧, ੧: ੩ (139) ਲਾਈ” -- ਗੋਉ ੫, ੧੫੨", ੩ : ੧ (213) 
_ਪਹਿਰਾਇਆ -- ਪੁਆਇਆ, ਸਿਰੋਪਾਉ, ਦਿਤਾ, । “ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ 
ਵਡਿਆਇਆ, ਆਦਰ ਦਿਤਾ ਸੀਗਾਰੁ।” (ਪਹਿਣੇ, ਪਾਵੇ) 
“ਅਪੁਨੈ ਠਾਕੁਰਿ ਜੋ ਪਹਿਰਾਇਆ ਬਹੁਰਿ ਨ -- ਸੂਹੀ ੩, ਵਾਰ ੪ਸ, ੩, ੧ : ੪ (786) 
ਲੇਖਾ ਪੁਛਿ ਬੁਲਾਇਆ। ” (ਭਾਵ ਸਿਰੋਪਾਉ ਦਿਤਾ, | 2. ਪਹਿਰ ਵਿਚ, ਤਿੰਨ ਘੰਟੇ ਦੀ ਇਕ ਇਕਾਈ 
ਵਡਿਆਇਆ)-- ਮਾਝ ੫, ੨੫, ੪ : ੧(102) ਵਿਚ _” 
“ਨਾਨਕ ਤਿਸੁ ਪਤਿ ਰਾਖਸੀ ਜੌ ਪ੍ਰਭਿ “ਪਹਿਲੈ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ।” 


`_ ਪਹਿਰਾਇਆ। ” -- ਸਲੋ ਫਰ, ੧੧੨ : ੧ (1384) 
___ ਬਿਲਾਂ ੫, ੪੬, ੪ : ੨ (੧12) | ਮਹਿਲ -- ਪਹਿਲਾਂ, ਅਵਲ ਰ੍ ਰ੍ 
ਪਹਿਰਾਵਉ -- ਪੁਆਵਾਂ, ਪਹਿਨਾਵਾਂ “ਪਹਿਲ ਪੁਰਸਾਬਿਰਾ।” 
“ਦੇਇ ਮੁਹਾਰ ਲਗਾਮੁ ਪਹਿਰਾਵਉ।” ਰ -- ਧਨਾ ਨਾਮ, ੪, ੧" : ੧ (693) 
- ਗਉ ਕਬ, ੩੧, ੧ : ੧ (329) | “ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ 
_ ਪਹਿਰਾਵਾ -- ਪੌਸ਼ਾਕ, ਕਪੜੇ . ਰ ਬੀਚਾਰੁ ।” 
“ਪਹਿਰਾਵਾ ਦੇਖੇ ਉਭਿ ਜਾਹਿ।” (ਭਾਵ ਸਰੀਰ) - ਸੂਹੀ ੩, ਵਾਰ ੧੯ਸ, ੨, ੨ : ੧ (791) 
- ਬਸੰ ਰਵਿ, ੧, ੧ : ੨ (1196) | ਪਹਿਲਰੀਆ -- ਪਹਿਲਾਂ ਤੋਂ 
ਪਹਿਰਿ - ਪਾ ਕੇ, ਪਹਿਣ ਕੇ “ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ। ” (ਭਾਵ 
“ਪਾਟ ਪਟੰਬਰ ਪਹਿਰਿ ਹਢਾਵਉ। ” ਧੁਰ ਤੋਂ ਹੀ) -- ਸਾਰ ੫, ੪੫, ੧" : ੧ (1213) 


- ਗਉ ੧, ਅਸ ੧੦, ੧ : ੨ (225) । ਪਹਿਲਵਾਨੜਾ -- ਲਾਡਲਾ ਪਹਿਲਵਾਨ (ਫਾ 
“ਪਾਰਬ੍ਰਹਮੁ ਜਪਿ ਪਹਿਰਿ ਸਨਾਹ।” (ਪਹਿਣ) ਪਹਲਵਾਨ) 


ਪਹਿਲੜੀ 
“ਹਉ ਗੋਸਾਈ ਦਾ ਪਹਿਲਵਾਨੜਾ। ” 
`-- ਸਿਰੀ ੫, ਅਸ ੨੯, ੧੭ : ੧ (74) 
ਪਹਿਲੜੀ -- ਪਹਿਲੀ, ਅਰੰਭਲੀ 
“ਹਰਿ ਪਹਿਲੜੀ ਲਾਵ ਪਰਵਿਰਤੀ ਕਰਮ 
ਦ੍ਰਿੜਾਇਆ ਬਲਿ ਰਾਮ ਜੀਉ।” 
=- ਸੂਹੀ ੪, ਛੱਤ ੨, ੧ : ੧ (773) 
ਪਹਿਲਾ -- 1. ਪਹਿਲਾਂ, ਪਹਿਲੇ, ਅਰੰਭ ਤੋਂ 
“ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੂ।” 
-- ਸਿਰੀ ੧, ੧੩, ੨ : ੨ (19) 
ਹੋਰ ਰੂਪ -- ਪਹਿਲਾਂ -- 
“ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ 
ਕੰਤੁ ਮਨਾਇ।” 
- ਸੂਹੀ ੩, ਵਾਰ ੯ਸ, ੩, ੧ : ੧ (768) 
2. ਮੁੱਢਲਾ, ਸ਼ੁਰੂ ਵਾਲਾ, ਪ੍ਰਥਮ 





“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ` 


ਸੋਇਆ।” 
- _ -- ਸਿਰੀ ੫, ੭੪, ੩ : ੧ (43) 
ਪਹਿਲੀ -- 1. ਭਾਵ ਪਿਛਲੀ, ਪੁਰਬਲੀ 
“ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ 
ਬੁਰੀ।” _--ਆਸਾ ਕਬ, ੩੨. ੧ : ੧ (483) 
2. ਪ੍ਰਥਮ 
ਰਚਾਇਆ।”` ੧ 
- ਸੂਹ ੪, ਛੰਤ ੨, ੧ : ੬ (773) 
ਪਹਿਲੇ -- ਪਹਿਲਾਂ 
“ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਤੇਲ 
ਕਾਇ ਕਰਉ।” 
-- ਆਸਾ ਨਾਮ, 2, 2 : > (485) 
ਪਹਿਲੈ -- ।. ਪ੍ਰਥਮ 
“ਪਹਿਲੈ ਪਹਰੈ ਰੈਣਿ ਕੇ ਵਣਜਾਰਿਆ ਮਿਤ੍ਰਾ ਹੁਕਮਿ 
_ਪਇਆ ਗਰਭਾਸਿ।” 
- ਸਿਰੀ ੧, ਪਹ ੧, ੧ : ੧ (74) 





2, ਪਹਿਲਾਂ 
“ਪਹਿਲੈ ਪਿਆਰਿ ਲਗਾ -ਥਣ ਦੁਧਿ।” 
- ਮਾਝ ੧, ਵਾਰ ੧ਸ, ੧, ੨ : ੧ (137) 
ਪਹਿਲੋ -- ਪਹਿਲੋ, ਪ੍ਰਥਮ ਸਥਾਨ ਤੇ 
“ਪਹਿਲੋ ਦੇ ਤੈਂ ਰਿਜਕੁ ਸਮਾਹਾ।” 


1427 











ਪਹੁਚਨਹਾਰ 





- ਮਾਝ ੫, ਅਸ ੩੫, ੬ : ੧ (130) 
ਪਹੀ - 1. ਪੈਂਦੀ ੍ 
ਨੇ ਪਹੀ।”' _ ---ਦੈਵ੫: 2, ੨ : ੨ ੧529) ”” 
2. ਪਾਂਧੀ, ਰਾਹੀ, ਹੋਰ ਵੇਖੋ “ਪਹੀਆ? 
“ਪਹੀ ਨ ਵੰਵੈ ਬਿਰਥੜਾ ਜੋ ਘਰਿ ਆਵੈ ਚਲਿ।” 
-- ਮਾਰੁ ੫, ਵਾਰ ੩ਸ, ੫, ੨ : ੨ (1095) 
3. ਡਿੱਗੀ __ 
“ਗੁਰ ਚਰਨ ਮਸਤਕੁ ਡਾਰਿ ਪਹੀ।” 
- ਮਲਾਂ ੫, ੨੬, ੨ ੩ (1272) 
ਪਹੀਆ -- ਰਾਹੀ, ਮੁਸਾਫਰ, ਪਾਂਧੀ, ਹੋਰ ਵੇਖੋ 
“ਪਹੀ” (2) 
“ਆਵਤ ਪਹੀਆ ਖੂਧੇ ਜਾਹਿ। ” 
-- ਗੋਂਡ ਕਬ, ੮, ੧ : : ੨ (872) 
ਹੋਰ ਰੁਪ -- ਪਹੀਆਹ -- 
“ਆਵਨਿ ਵੰਵਨਿ.ਨਾ ਰਹਨਿ ਪੂਰ ਭਰੇ 
`_ ਪਹੀਆਹ। ” 
- ਮਾਰੂ ੧, ਅਸ ੧੦, ੨ : ੨ (1015) 
ਪਹੁ - ਕੋਲੋਂ, ਪਾਸੋਂ ਤੋਂ ਰ੍ 
“ਮੇਰੇ ਮਾਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ 
ਕਿਥੈ ਹਰਿ ਖਹੁ ਨਸੀਐ।” 
-- ਗਉ ੪, ੫੭,੧:੧(170) 
ਪਹੁਚਈ -- ਪੁਜਦਾ, ਪਹੁੰਚਦਾ 
“ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ। ” 
- ਮਾਰੂ ੧, ਅਸ ੬, ੪ : ੧ (1012) 
ਪਹੁਚਤ -- ਪੁਜਨਾ, ਪਹੁਚਿਨਾ 
“ਕਾਹੂ ਬੋਲ ਨ ਪਹੁਚਤ ਪ੍ਰਾਨੀ । ” 
-- ਗਉ ੫. ਸੁਖ ੧੮, ੫ : ੩ (287) 











। ਘੰਹੁਚਨਹਾਰ -- ਪੁਜਣ ਵਾਲਾ, ਪਹੁੰਚਨ ਵਾਲਾ 


“ਜਹ ਜਹ ਪੇਖਉ ਤਹ ਤਹ ਸੁਆਮੀ ਕੋਇ ਨ 
ਪਹੁਚਨਹਾਰ । ” 
-- ਧਨਾ ੫, ੫, ੧: ੧( 
ਹੋਰ ਰੂਪ -- ਪਹੁਚਨਹਾਰਾ -- 
“ਤਿਸੁ ਨਹੀ ਦੂਜਾ ਕੋ ਪਹੁਚਨਹਾਰਾ। ” (ਪਹੁੰਚਨ 
ਵਾਲਾ) _-- ਗਉ ੫, ੭੧", ੧" : ੨ (176) 
ਪਹੁਚਨਹਾਰੂ -- ੍ 
“ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ! ” 


683) 





(ਪਹੁੰਚਨ ਵਾਲਾ) 
- ਗਉ ੫. ਸੁਖ ੨੨, 2 : 3 ੮ (293) 


- ਮਾਰੂ ੩, ਸੋਲਾ ੧੭, ੩ : ੩ (1060) 
ਪਹੁਚਾਵਉ -- ਪੁਜਦੇ ਕਰਾਂ ਭਾਵ ਭੇਜਾਂ 

_ -- ਆਸਾ ੫, ੫, ੧: ੨ (371) 
ਪਹੁਚਾਵਏ -- ਪਹੁੰਚਾਉਂਦਾ ਹੈ 
“ਮਨਹੁ ਕਿਉ ਵਿਸਾਰੀਐ ਏਵਡੂ ਦਾਤਾ ਜਿ ਅਗਨਿ 
ਮਹਿ ਆਹਾਰੁ ਪਹੁਚਾਵਏ । ” 

- ਰਾਮ ੩, ਅਨੰ ੨੮ : ੨ (920) 
ਪਹੁਚਾਵਹੁ -- ਪਹੁੰਚਾ ਦੇਵੋ 
“ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ 
ਪਹੁਚਾਵਹੁ ਦਾਤੇ ।”” 

-- ਗੋਉ ੫, ੧੩੫", ੧“ : 
ਪਹੁਚਾਵਣਿਆ -- ਪਹੁੰਚਾ ਦਿੰਦਾ ਹੈ 
“ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨ ਮਜੂਰੀ 
ਭਾਰ ਪਹੁਚਾਵਣਿਆ। ” 

- ਮਾਝ ੩, ਅਸ ੧੫, ੪ : ੩ (118) 
ਪਹੁਚਿ -- ਪੁਜਨਾ, ਅਪੜਨਾ 
“ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ 


੨ (209) 


ਪਾਇਆ। ” -- ਆਸਾ ੫, ੪੧, ੧" : ੨ (380) 
“ਪਹੁਚਿ ਨ ਸਾਕਹਿ ਜਨ ਤੇਰੇ ਕਉ।” (ਪੁਜ 


ਸਕਨਾ ਭਾਵ ਮੇਚ ਆ ਸਕਨਾ) ਤੁਲਨਾ ਤੇ 
ਬਰਾਬਰ ਦਾ ਹੋ ਸਕਨਾ) 

<- ਆਸਾ ੫, 22, ੨ : ੨ (389) 
“ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ।” (ਪੁਜ 
` ਸਕਨਾ, ਇਥੇ ਭਾਵ ਨੁਕਸਾਨ ਪਹੁੰਚਾ ਸਕਨਾ) 

- ਗੂਜ ੫, ਵਾਰ ੭ : ੩ (519) 
“ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ 
ਕੋਇ।” (ਭਾਵ ਸਾਰੇ ਕੰਮ ਮੁਕਾ ਕੇ) 


- ਸਲੋ ੧, ੩੧ : ੧ (1412) 


ਪਹੁਚੇ -- ਪਹੁੰਚ/ਪੁਜ ਗਏ ' 
“ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ 
ਭੰਡਾਰੀ।” -- ਕੇਦਾ ਕਬ, ੨, ੨ : ੨ (।।23) 


ਪਹੁਚਹਿ 


“ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੂ।” 

(ਪੁਜੇ) 

-- ਮਾਝ ੧, ਵਾਰ ੨੨ਸ, ੨, ੨ : ੬ (146) 
“ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ 
ਆਏ।” (ਭਾਵ ਬੁਢਾਪਾ ਆ ਪਕੜੇਗਾ) 

- ਵਡ ੩, ੪, ੧ : ੧ (584) 

“ਜੋ ਖਹੁਚੈ ਸੋ ਚਲਣਹਾਰੁ ।” 

- ਸੂਹੀ ੩, ਵਾਰ ੧੩ਸ, ੧, ੧ : ੪ (789) 
"ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ 
ਚਿਤਵਤ ਚਿਤਵਤ ਮਰੀਐ।”! (ਬਰਾਬਰ ਹੋ 


ਸਕਨਾ) -- ਬਿਲਾ ੫, ੯੫, ੧ : ੨ (823) 


ਪਹੁਤਾ -- ਪਹੁੰਚਿਆ, ਮਿਲਿਆ 


“ਗੁਰਮੁਖਿ ਚਿਤੁ ਨ ਲਾਇਓ ਅਤਿ ਦੁਖੁ ਪਹੁਤਾ 
ਆਇ।” 
-- ਸੈਰ ੪, ਵਾਰ ੧੨ਸ,.੩, ੨ : ੧ (647) 
“ਮਹਲੁ ਨ ਪਾਵੈ ਕਹਤੋ ਪਹੁਤਾ।” (ਪੁਜਿਆ 
ਹੋਇਆਂ ਹਾਂ) _- ਸੂਹੀ ੫, ੭, ੧ : ੨ (738) 
ਹੋਰ ਰੂਪ -- ਪਹੁਤਿਆ -- 
“ਲੈ ਲੈ ਦਾਤ ਪਹੁਤਿਆ ਲਾਵੇ ਕਰਿ 
ਤਈਆਰੁ।” (ਪਹੁੰਚਿਆ) 
-- ਸਿਰੀ ੫, ੭੪, ੨ : ੨ (43) 
ਪਹੂਚਹਿ -- ਪੁਜਦਾ ਹੈ, ਪਹੁੰਚਦਾ ਹੈ 
“ਜਾਇ ਪਰੂਚਰਿ ਖਸਮ ਕਉ ਜਉ ਬੀਚਿ ਨ ਖਾਹੀ 
ਕਾਂਬ।” -- ਸਲੋ ਕਬ, ੧੩੪ : ੨ (1311) 
ਹੋਰ ਰੂਪ -- ਪਰੂਚਾ -- 
“ਨਾਨਕ ਆਪਸ ਕਉ ਆਪਹਿ ਪਹੂਚਾ। ” 
(ਪਹੁੰਚਦਾ, ਬਰਾਬਰੀ ਕਰਦਾ) 
- ਗਉਂ ੫, ਸੁਖ ੨੧, ੬ : ੧੦ (291) 
ਪਹੂਚਿਓ -- 
ਕਾਲੂ ਤਉ ਪਰੂਚਿਓ ਆਨਿ ਕਹਾ ਕਹੋ ਭਾਜ 
” (ਪੂਜਾ) 
-- ਜੈਜਾਂ ੯, ੪, ੧" 
ਪਹੂੰਚਿਓ -- 
“ਕਬੀਰਾ ਰਾਮੁ ਨ (ਆ ਜਰਾ ਪਹੂੰਚਿਓ 
ਆਇ।” ( ੍ 
ਨ 


: ੩ (1453) 


1429 


ਅਰਥ “ਕਮਲ” ਕਰਦਾ ਹੈ)” 





ਆਇ ਪਹੂਚੀ ਮੀਚ । ” 
ਰ੍ -- ਸਾਰ ੫, ੧੦੬, ੧" : 
ਹੋਰ ਰੂਪ -- ਪਹੂਚੀਐ -- 


“ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ 


੨ (1224) 


- ਆਸਾ ੩, ਅਸ ੩੨, 2 : ੧ (427) 


ਅਦੀਊ 
“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ 


੪੧ 


ਪਹੁਚੁ । ` ਪਹੁਚਣ ਵਾਲਾ ਭਾਵ (ਜਾਣ ਵਾਲਾ . 


ਹੈ) __--ਸਿਰੀ ੧. ਅਸ ੧੭. ੪ : ੧ (64) 


“ਸਗੂ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ 
ਪਹੂਚੈ। ” (ਪਹੁੰਚਦਾ) 
ਸੈਰ ੫, ੯, ੧ : ੨ (611) 
ਪਰੂਚੈ - 
“ਜਿਹ ਪ੍ਰਸਾਦਿ ਤੁਝੁ ਕੌ ਨ ਪਹੂਚੈ । ” 
(ਪਹੁਚਾਉਂਦਾ) 
=ੱਗਊਂ ਮੇ, ਸੁਖ ੬, ੩ : ੭ (270) 
ਰਿ 


(ਪ੍ਰਾਪਤ ਕਰਦਾ) 
- ਗਉ ੫, ਸੁਖ ੧੩, ੫ : ੨ (280) 


“ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂਚੋ 
ਆਇ। ” (ਪੁਜਾ) 
-- ਸਲੋ ਕਬ, ੨੦੮ : ੨ (1375) 
ਪੰਕ -- 1. ਧੁੜ, ਚਰਨਧੂੜ _. 
“ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ 
ਪਾਈ ਰੇ।” _-- ਗਉ ੧, ੧੬, ੪ : ੨ (156) 
2. ਪੰਕਜ, ਕਮਲ 
“ਉਰਧ ਪੰਕ ਲੈ ਸੂਧਾ ਕਰੈ । ” 


- ਗਉ ਕਬ, ਵਾ ੪ : ੪ (344)।' 


3. ਖੰਭ, ਪਰ, ਪੰਖ 
“ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ। ” 

- ਫੁਨ ੫, ੧੫ : ੧ (1363) 
(ਮਹਾਨ ਕੋਸ਼ ਇਸ ਦੇ ਅਰਥ “ਫੁਲ ਦਾ ਮਧੁ 
ਪੀਣ ਵਾਲਾ ਭੌਰ” ਕਰਦਾ ਹੈ। ('ਕੋਸ਼` ਇਸ ਦੇ 








“ਭੂਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਣ 
ਮੋਹ ਕੀ ਫਾਸ।” 
-- ਗਉ ੫, ੧੨੦", ੧ : ੧(204) ' 
ਹੋਰ ਰੁਪ - ਪੰਕਜੁ - 
“ਪੰਕਜ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ 
ਡੂਬੀਅਲੇ।” (ਮੋਹ ਦਾ ਚਿਕੜ) 

- --- ਆਸਾ ੧; ਸੋਪੁ ੩, ੧ : ੨ (12) 
ਹੈ, (ਹਕ ਦੌੜ ਕੋਮ ਜਦ ਜਸ ਰ੍ 
“ਤਿਨ ਕੀ ਪਗ ਪੰਕਜ ਹਮ ਧੂਰਿ।” (ਚਰਨ 

ਕਮਲਾਂ ਦੀ ਧੂੜ) 
-- ਗਉਂ ਕਬ, ੨੬, ੨ : ੨ (325) 

3. ਕਮਲ ਭਾਵ ਅੱਖ __ 
“ਪਲ ਪੰਕਜ਼ ਮਹਿ ਕੋਟਿ ਉਧਾਰੇ।” (ਅਖ ਦੇ 

_ਪਲਕਾਰੇ ਵਿਚ) 
-- ਧਨਾ ੧, ਅਸ ੨, 2 : ੩ (686) 

ਪਕੰਦੀ -- ਪਕਦੀ 

-- ਸਲੋ ਫਰ, ੧੧ : ੨ (1378) 


.ਪਕਨਿ -- ਦ੍ਰਿੜ ਹੋਣ, ਸਿਰੇ ਚੜਨ 


“ਮਤਾ ਕਰਉ ਸੋ ਪਕਨਿ ਨ ਦੇਈ।” 
- ਅਸਾਂ ੫, ੪, ੧ : ੧ (371) 
ਪਕਰਸਿ -- ਪਕੜੋਗਾਂ ਰ 
“ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ 
ਜਬਾਬ਼ੁ _ਕਰੇਇ। ” ਹੀ 
-- ਸਿਰੀ ੫, ਪਹ`੪, ੨ : ੫ (77) 
ਪਕਰਾਇ -- ਫੜਾਓ, ਪਕੜਾਓ 
ਬਾਂਹ ਪ੍ਰਭੂ ਪਕਰਾਇ ਜੀਉ।” 
-- ਆਸਾ ੪, ਛੰਤ ੧੨, ੪ : ੨ (447) 
ਹੋਰ ਰੁਪ -- ਪਕਰਾਈ -- 
“ਪ੍ਰਭਿ ਬਾਂਹ ਪਕਰਾਈ ਉਤਮ ਮਤਿ ਪਾਈ 
ਗੁਰ ਚਰਣੀ ਜਨ ਲਾਗਾ।” (ਫੜਾਈ) 
-- ਆਸਾ ੪, ਛੰਤ ੧੨, ੪ : ੨ (447) . 
ਪਕਰਾਏ -- ਰਿ 
“ਗੁਰਿ ਪਕਰਾਏ ਹਰਿ ਕੇ ਚਰਨਾ । ” (ਫੜਾਏ) 





- ਰਾਮ ੫, ੨੬,੨£ ੨ (887) 
ਪਕਰਿ -- ਫੜ ਕੇ 
“ਬਾਹ ਖਕਰਿ ਲੀਨੋ ਕਰਿ ਅਪਨਾ।” 
- ਗਉਂ ੫, ੯੬, ੨ : ੩ (184) 
ਹੋਰ ਰੂਪ -- ਪਕਰਿਓ -- 
“ਸਾਧ ਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ 
ਪਕਰਿਓ ਗਢ ਕੋ ਰਾਜਾ।” 


- ਭੈਰ ਕਬ, ੧੭, ੫ : ੨ (1161) 


-- ਮਾਲੀ ੪, ੧, ੨ : ੨ (984) 
ਪਕਰੀ -- 
“ਨਾਨਕ ਓਟ ਪਕਰੀ ਪ੍ਰਭ ਸੁਆਮੀ।” 
(ਪਕੜੀ, ਫੜੀ) 


ਪਕਰੇ -- ਰ੍ 
“ਜਨਮ ਦੋਖ ਪਰੇ ਮੇਰੇ ਪਾਏ ਅਬ ਪਕਰੇ 
ਨਿਹਚਲੁ ਸਾਧੂ ਪਾਇ।” (ਫੜੇ) ਰ 
- ਆਸਾ ੫, ੯, ੩ : ੧ (373) 
“ਮ੍ਰਿਗ ਪਕਰੇ ਬਿਨੁ ਘੋਰ ਹਥੀਆਰ।” (ਪਕੜੇ, 
ਕਾਬੂ ਕੀਤੇ) 
ਰ - ਭੈਰ ੫, ੪, ੧" : ੨ (1136) 


ਪਕਰੈ -- 


“ਜਗਿ ਮਰਣੁ ਨ ਭਾਇਆ ਨਿਤ ਆਪੁ | 


ਲੁਕਾਇਆ ਮਤ ਜਮੁ ਪਕਰੈ ਲੈ ਜਾਇ 
ਜੀਉ।” (ਫੜਕੇ) 
- ਆਸਾ ੪, ਛੰਤ, ੧੩, ੨ : ੧ (447) 


“ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ 


ਕੋਇ।” (ਭਾਵ ਕੋਈ ਤੰਗ ਨਹੀ' ਕਰੇਗਾ) 
- ਸਲੋ ਕਬ, ੨੦੧ : ੨ (1375) 
ਪਕੜਹਿ -- ਫੜੇ, ਪਕੜੇ 
''ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ।” 
-- ਗਉ ੫, ਵਾਰ ੧੯ਸ, ੫, ੨ : ੧ (322) 
ਪਕੜਾਏ -- ਫੜਾਏ 
“ਗੁਰਿ ਪਕੜਾਏ ਪ੍ਰਭ ਕੇ ਪੈਰਾ।” 


` ਮਾਰੂ ੫, ਸੋਲਾ ੧੩, ੧੫ : ੨ (1085) 


1430 
ਪਕੜਿ -- ਫੜਕੇ, ਪਕੜ ਕੇ 


-- ਗਉ ੫. ੧੦੮", ੪ : ੨ (201) 








ਪਾਰਿ।” - ਸਿਰੀ ੫, ੭੬, ੩ : ੩ (44) 
ਹੋਰ ਰੂਪ - ਪਕੜਿਆ -- 
'ਜਮਿ ਪਕੜਿਆ ਤਬ ਹੀ ਪਛੁਤਾਨਾ। ” 
(ਫੜਿਆ) 
- ਗਉਂ ੩, ਅਸ ੨, ੬ : ੩ (230) 
ਪਕੜੀ -- 
''ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ 
ਏਕ ਜਨਾ।” (ਫੜੀ, ਫੜ ਲਈ) 
- ਗਉਂ ੧, ੧੪, ੩ : ੧ (155) 
“ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ 
ਨਿਦਾਨ।”” (ਫੜੀ, ਲਈ) 
- ਰਾਮ ੫, ਛੰਤ ੪, ੩ਸ : ੨ (926) 
ਪਕੜੀਐ -- 
“ਅਹਿ ਕਰੁ ਕਰੇ ਸੂ ਅਹਿਕਰੁ ਪਾਏ ਕੋਈ ਨ 
_ ਖਕੜੀਐ ਕਿਸੈ ਥਾਇ।” (ਫੜੀਏ) 
- ਆਸਾ ੫, ੧੪੦, ੩ : ੨ (406) 
ਪਕੜੇ _-- ਰ 
“ਨਾਨਕ ਖਕੜੇ ਚਰਣ ਹਰਿ ਤਿਸੁ ਦਰਗਹ 
ਮਲੈ।”” (ਫੜੇ) 
- ਗਉ ੫, ਵਾਰ ੮ : ੫ (320) 
'ਪਕੜੇ ਚਲਾਇਆ ਅਪਣਾ ਕਮਾਇਆ ਮਹਾ 
ਮੋਹਨੀ ਰਾਤਿਆ।” (ਫੜ ਕੇ) 
- ਬਿਹਾ ੫, ਛੰਤ ੭, ੩ : ੩ (546) 
ਪਕੜੈ -- 
““ਘਟੁ ਬਿਨਸੈ ਦੁਖੁ ਅਗ ਲੋ ਜਮੁ ਪਕੜੈ 
ਪਛੁਤਾਇ।” (ਫੜਨ ਤੇ) 
____ = ਸਿਰੀ ੧, ਅਸ ੧੦, ੫ : ੨ (59) 
ਪਕਾ -- ।. ਪੂਰੀ ਤਰਾਂ ਰਸ ਦਾਇਕ ਹੋ ਜਾਣਾ, 
ਝੜਨ ਲਈ ਤਿਆਰ 
'ਜਾ ਪਕਾ ਤਾ ਕਟਿਆ ਰਹੀ ਸੁਪਲਰਿ ਵਾੜਿ।” 
- ਮਾਝ ੧, ਵਾਰ ੧੧ਸ, ੧,੧-੧(142) 
2. ਮੁਸਤਕਿਲ, ਪਰਮਾਨੈਂਟ 
“ਜਿਉ ਪਕਾ ਰੋਗੀ ਵਿਲਲਾਇ। ” 
-- ਧਨਾ ੧, ੫, ੧ : ੪ (661) 
3. ਪਕਾਇਆ, ਅਗ ਨਾਲ ਰਿਣਨਾ_ 


ਪਕਾਇਆ 


1431 ਪਖ 





“ਨਾਨਕ ਪੀਠਾ ਪਕਾ. ਸਾਜਿਆ ਧਰਿਆ ਆਵਿ | ਪਕੀ -- 1. ਵਢਣ ਲਈ ਤਿਆਰ 


ਮਉਜੂਦੁ । 

- ਮਾਰੂ ੫, ਵਾਰ ੬ਸ, ੫, ਦ : ੧ (1096) 
ਪਕਾਇਆ -- !. ਨਜਿਠਿਆ, ਭਾਵ ਕੀਤਾ 
“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ 

ਤਤੁ ਦਿਵਾਏ। ”-- ਸੂਹੀ ੪, ਛੰਤ ੧, ੪ : ੪ (773) 
2. ਰਿੰਨ੍ਹਿਆ 
“ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ 
ਪਕਾਇਆ। ” 
- ਬਸੰ ਕਬ, 2, ੩ : ੧ (1195) 
“ਇਸਤ੍ਰੀ ਪੁਰਥੇ ਅਤਿ ਨੇਹੁ ਬਹਿ ਮੰਦੁ 
ਪਕਾਇਆ। ” 
-- ਸਾਰ ੪, ਵਾਰ ੩੩ : ੧ (1250) 
ਪਕਾਈ -- ਪੁਖਤਗੀ, ਪਕਾਪਣ, ਪਕਿਆਈ 
“ਕਚ ਪਕਾਈ ਓਥੈ ਪਾਇ।” 
-- ਜਪੁ ੧, ੩੪ : ੧੦ (7) 
ਨ 7 ਅਸਤ 
“ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ 
_ਮਾਹਿ।” 
-- ਮਾਰੂ ੫, ਵਾਰ ੬ਸ, ੫, ੩ : ੧ (1096) 


_ਪਕਾਈਐ -- ਨਿਰਣਾ ਕਰੀਏ, ਨਜਿਠੀਏ, ਕਰੀਏ . 


ਪਕਾਈਐ। ” 
- ਗਉ ੫. ਛੰਤ ੪, ੨ : ੧ (249) 
ਪਕਾਏ -- ਬਣਾਏ 
ਰਿ 
-- ਆਸਾ ਕਬ, ੬, ੧" : ੧ (477) 
ਪਕਾਵੈ -- ਰਿੰਨੇ, ਬਣਾਏ 
“ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ 
ਹੀ ਬਹਿ ਖਾਵੈ ।” 
-- ਬਿਹਾ ੪, ਵਾਰ ੬ : ੨ (551) 
ਪਕਿਆ = ਦ੍ਰਿੜ, ਕਚੇ ਦੇ ਉਲਟ, ਨਾਲ ਨਿਬਨ 


ਵਾਲਾ 
“ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ 
ਪਕਿਆ। ” 


- ਮਾਰੂ ੫, ਵਾਰ ੨੨ਸ,੫,੧:੧(1102) 


“ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ। ” 
<< ਸਿਰੀ ੫, 28, ੨ : ੧੬੬੧) 


2. ਪੁਗੀ ਹੋਈ 
“ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ 
ਸਾਰੀਐ।” (ਭਾਵ ਚੰਗੇ ਮੰਦੇ ਜੀਵ) 


-- ਆਸਾ ੧, ਵਾਰ ੨੦ : ੨ (474) 

ਪਕੀਆਂ -- ਖਾਣ ਲਈ ਤਿਆਰ, ਰਸਦਾਇਕ 
ਰ ਹੋਣਾ 

“ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ 

ਵਹੰਨ੍ਹਿ।” ___-- ਸਲੋ ਫਰ, ੮੯ : ੧ (1382) 


ਪਕੀਸਾਰੀ -- ਚੌਪੜ ਦੀ ਉਹ ਨਰਦ ਜੋ ਚੌਪੜ ਦੇ 


42 ਘਰ ਲੰਘਾ ਕੇ ਪੁੰਗ ਜਾਵੇ 
“ਆਪੇ ਧਰਿ ਦੇਖਹਿ ਕਚੀ ਪਕੀਸਾਰੀ। ” 

- ਮਾਝ ੩, ਅਸ ੭, ੭ : ੨ (113) 
ਪੰਕੁ -- ਖੰਭ, ਪਰ ਰ੍ 
“ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ 

ਮੁਰਗਾਈ ਪੰਕੁ ਨ ਭੀਜੈ।” 

-- ਕਲਿ ੪, ਅਸ ੨, ੨ : ੨ (1324) 
ਪਕੇ -- ਪੁੱਖਤਾ, ਚੂਣੇ, ਸੀਂਮਟ ਆਦਿ ਨਾਲ ਚਿਣਿਆ 
ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ।” 

-- ਸਿਰੀ ੧, ਅਸ ੧੬, ੩ : ੧ (63) 


-- ਮਾਝ ੧, ਵਾਰ ੨੦ਸ, ੧, ੧ : ੨ (147) 
ਸੋ ਮੀਠਾ।” -- ਤੁਖਾ ੧, ਬਾਰਾ ੧੧“: ੫ (1109) 
2. ਪੁਗੇ 
“ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ।” 
-- ਅਸਾ ੧, ੩੬, ੩ : ੨ (359) 
ਪਖ - ਪਾਸੇ, ਪਹਿਲੂ 
“ਦੁਖੀ ਦੁਹਾਗਨਿ ਦੁਇ ਪਖ ਹੀਨੀ।” 
- ਸੂਹੀ ਰਵਿ, ੧, ੨ : ੧ (793) 
ਪੰਖ -- 1. ਖੰਭ, ਪਰ 
ਉਡਰਿਆ।” (ਪਰ ਲਾਕੇ) 


ਪਖਈਆਂ 


1432 


ਪਖਾਲਾ 





` ''=ਾ ਮਾਝ ੧, ਵਾਰ ੧੬ਸ, ੧, ੧ : ੧ (145) 
2. ਥਾਵ ਮਲੀ _., 
“ਕੇਤੇ ਨਾਗ ਕੁਲੀ ਮਹਿ ਆਏ ਕੇਤੇ ਖੰਖ ਉਡਾਏ।”” 


(ਭਾਵ ਪੰਛੀ ਬਣੇ) 
- ਗਉ ੧, ੧੭, ੨ : ੨ (156) 
“ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ।” 
(ਭਾਵ ਜੀਵ ਰੂਪ ਪੰਛੀ) 
- ਸਲੋ ਫਰ, ੭੯ : ੧ (1382) 
ਪਖਈਆਂ -- ਧੋਂਦਾ ਹਾਂ 
_ਸਾਧੂ ਚਰਣ ਪਖਈਆਂ। ” 


_ > " = ਬਿੱਲੋ ੪, ਅਸ ੪, ੧੯ : 
ਪੰਖਣੂ -- ਖੰਭਾ ਵਾਲਾ ਜੀਵ, ਪੰਛੀ 
“ਖੇਲਿ ਗਏ ਸੇ ਪੰਖਣੂ ਜੋ ਚੁਗ ਦੇ ਸਰ ਤਲਿ।” 

” --- ਸਿਰੀ ੧; ਅਸ ੧੧, ੮ : ੧ (60) 
“ਨਾਰਿ ਨ ਪੁਰਖੁ ਨ ਪੰਖਣੂੰ ਸਾਚਉ ਚਤੁਰੁ ਸਰੂਪੁ। ” 
- ਮਾਰੂ ੧, ਅਸ.੩, ੭ : ੨ (1010) 
ਪਖਲਾਵਉ -- ਧੋਵਾਂ 
“ਜਲ ਢੋਵਉ ਇਹ ਸੀਸ ਕਰਿ ਕਰ ਪਗ 
ਪਖਲਾਵਉ । ” -- ਬ਼ਿਲਾ ੫, ੫੧, ੧ : ੧ (813) 
ਪਖਾ =- 1. ਹਵਾ ਝੁਲਾਉਣ ਦਾ ਯੰਤਰ 
ਪਾਇ ਜੀਉ।”? 
- ਸਿਰੀ ੫, ਅਸ ੨੯, ੧੦ : ੩ (73) 
2. ਪਖਾ ਝਲਣ ਦੀ ਸੇਵਾ 

"ਪਾਨੀ ਪਖਾ ਕਰਉ ਤਜਿ ਅਭਿਮਾਨ।” 

ਰ - ਆਂਸਾ ੫, ੮੪, ੧ : ੩. (391) 

_ "ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ।” 

- ਗੂਜ ੫, ਵਾਰ ੩ : ੬ (518) 

ਪਖਾਣੀ -- ਪਥਰਾਂ ਦੇ __ . 
“ਅਰ ਦਾਨ ਦਿ ਖਤਰਾ ਵਜ ਹਸ 

ਕੀਟ ਪਖਾਣੀ ਹੇ।” 

- ਮਾਰੂ ੪, ਸੋਲਾ ੨, ੬ : ੩ (1070) 

ਪਖਾਨ -- ਪਥਰ 
“ਜਹਾ ਜਾਈਐ ਤਹ ਜਲ ਪਖਾਨ। ” 
ਦੁਆਰੇ) 
ਪਖਾਰਉ -- ਧੋਵਾਂ 


ਦ (੧35) 


(ਭਾਵ ਠਾਕਰ 





- ਬਸੰ ਰਾਮਾ, ੧, ੨ : ੧ (1195) 


“ਚਰਨ ਪਖਾਰਊ ਕਰਿ ਸੇਵਾ ਜੇ ਠਾਕੁਰ ਭਾਵੈ ।”” 
- ਬਿਲਾ ੫, ੩੫, ੪ : ੧ (809) 
ਪਖਾਰਿ -- ਧੋ ਕੇ 
"ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ 
ਲਖ ਬਰੀਆ।” 
- ਗਉਂ ੫, ੧੨੮", ੪ : ੧ (207) 
ਹੋਰ ਰੂਪ -- ਪਖਾਰੀਐ -- 
''ਬਾਹਰੁ ਉਦਕਿ ਪਖਾਰੀਐ ਘਟ ਭੀਤਰਿ 
ਬਿਬਿਧਿ ਬਿਕਾਰ।” (ਧੋਈਏ) 
- ਗਉ ਰਵਿ, ਅਸ ੧, ੪ : ੧ (346) 
ਪਖਾਰੇ -- 
ਸਾਧੂ ਚਰਨ ਪਖਾਰੇ।”” (ਧੋਵਾਂ) 
- ਨਟ ੪, ਅਸ ੧, ੨ : ੨ (980) 
ਪਖਾਂਰੈ -- 
"ਕਰ ਸੰਗਿ ਸਾਧੂ ਚਰਨ ਪਖਾਚੈ ਸੰਤ ਧੂਰਿ 
ਤਨਿ ਲਾਵੈ।” (ਧੋਵੇ) 
- ਆਸਾ ੫, ੪੩, ੩ : ੧ (381) 
“ਜਨ ਨਾਨਕੁ ਤਿਨ ਕੇ ਚਰਨ ਖਖਾਂਰੈ ਜੋ ਹਰਿ 
ਚਰਨੀ ਜਨੁ ਲਾਗਾ।” (ਧੋਂਦਾ ਹੈ) 
- ਮਾਲੀ ੪, ੪, ੪ : ੨ (985) 


ਪਖਾਲਦੇ =- ਧੋਂਦੇ ਹਾਂ 
“ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ 
ਪੀਜੈ।” -- ` ਤਿਲੰ ੪, ਅਸ ੨, ੧੨ : ੨ (726) 


(00 
_ -- ਗਉ ੫, ਵਾਰ ੧ਸ, ੫, ੨ : ੨ (318) 


ਹੋਰ ਰੂਪ -- ਪਖਾਲਿ -- 
“ਵਸਤਰ ਖਖਾਲਿ ਜੋ ਤੇਰੈ ਮਾਰਗਿ ਚਾਲੈ।” (ਧੋ 
ਕੇ) 


-- ਮਾਝ ੧, ਵਾਰ ੪ਸ, ੧, ੨ : ੧ (139) 
ਪਖਾਲੀ -- 
“ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ।” 


(ਥੋਵਾਂ) _-- ਮਾਝ ੫, ੨੭, ੨ : ੧ (102) 
ਪਖਾਲੀਅਹਿ = 
“ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ` 
ਬਲਿਹਾਰੈ ਜਾਉ।” (ਧੋਈਐ) 


143 


3 ੍ ਪਗਹ 





-- ਬਿਹਾ ੪, ਵਾਰ ੬ਸ, ੧, ੧ : ੪ (550) 
ਪਖਾਲੀਐ -- 
“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ 
ਬੁਡਹਿ ਤੇਹਿ।”” 
- ਸੋਰ ੧, ਅਸ ੪, ੬ : ੨ (637) 
ਪਖਾਲੇ -- 
“ਸੋ ਪਾਖੰਡੀ ਜਿ ਕਾਇਆ ਪਖਾਲੇ।” (ਧੋਵੈ 
ਭਾਵ ਪਾਪ ਦੂਰ ਕਰੇ) 
- ਰਾਮ ੩, ਵਾਰ ੧੨ਸ, ੧, ੫ : ੧ (952) 
ਪਖਾਲੈ -- 
“ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ 
ਜਨੁ ਨੀਚੁ ਜਾਤਿ ਸੇਵਕਾਣੁ।” (ਧੋਂਦਾ ਹੈ) 
- ਗੋਂਡ ੪, ੪, ੪ : ੨ (861) 
ਪਖਾਲੀਅਹਿ =- ਧੋਂਦਾ ਹੈ 
“ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ।” 


` ” ਗੂਜ ੧, ੧, ੨ : ੧ (489) 
ਪਖਾਵਜ -- ਤਬਲਾ, ਸੰਗੀਤ ਦਾ ਇਕ ਸਾਜ, ਜੋੜੀ 


"'ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ 


ਵਜਾਵੈ।” 
-- ਆਸਾਂ ੫, ੪੩, ੧" 
ਹੋਰ ਰੂਪ -- ਪਖਾਵਜੁ -- 
“ਵਾਜਾ ਮਤਿ ਪਖਾਵਜੁ ਭਾਉ। ” 
- ਆਸਾ ੧, ੬, ੧ : ੧ (350) 


: 2 (381) 


ਪੰਖਿ - ਪੰਛੀ ___ ਰ 
“ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ। ” 
-- ਗਉ ਕਬ, ੬੪, ੧ : ੨ (337) 
ਪਖਿਆਰੀ -- ਪਟੀਆਂ ਸਵਾਰਨ ਵਾਲੀ, ਵੇਸਵਾ 
ਰ੍ ਭਾਵ ਮਾਇਆ 
“ਕਰਿ ਸੀਗਾਰੁ ਬਹੈ ਖਖਿਆਰੀ। ” 
. = ਗੋਡ ਕਬ, ੭, ੨ : ੩ (87।) 
ਪੰਖੀ =- ਪੰਛੀ 
“ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ।” 


-- ਸਿਰੀ ੧. 2, ੩ : ੧(14). 


ਪੰਖੀਅਲੋ -- ਪੰਛੀ 


“ਜਿਉ ਆਕਾਸੈ ਪੰਖੀਅਲੋ ਖੋਜ ਨਿਰਖਿਓ ਨ 


ਜਾਈ।” __-- ਗੂਜ ਨਾਮ, ੨, ੨ : ੧ (525) 


(ੰਖੀਆਂ -- ਪੰਛੀਆਂ 





ਜਿੰਨ੍ਹਾ ਵਾਸੁ। '-- ਸਲੋ ਫਫ. ੧੦੧ : ੧ (1383) 
ਹੋਰ ਰੂਪ -- ਪੰਖੀਆਂ -- 
ਤਲ।” (ਪੰਛੀ) __ 


-- ਸਲੋ ਫਰ, ੬੬ : ੧ (1381) 
ਪਖੀਜੈ -- ਧੋਵਾਂ 
“ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ 
`_ਪਖੀਜੈ। - ਕਲਿ ੪, ਅਸ ੪, ੮ : ੨ (1325) 
ਪਖੁ -- ।. ਸਾਥੀ, ਸਹਾਇਕ 
“ਮੈ ਹਰਿ ਬਿਨੁ ਪਖੁਂ ਧੜਾ ਅਵਰੁ ਨ ਕੋਈ ਹਉ 

ਹਰਿ ਗੁਣ ਗਾਵਾ ਅਸਖੰ ਅਨੌਕ। ” 
-- ਆਸਾ ੪, ੫੪, ੧" : ੨ (366) 
2. ਚੰਦਰਮਾ ਦੇ ਹਿਸਾਂਬ ਨਾਲ 14 ਦਿਨਾਂ ਦਾ ਸਮਾਂ 
ਤੀਜੀ 1 
-- ਰਾਮ ੩, ਵਾਰ ੧੯ਸ, ੧, ੧ : ੬ (955) 
3. ਤਰਫਦਾਰੀ, ਸਹਾਇਤਾ ਰ 
“ਜਿਨ ਕਾ ਪਖੂ ਕਰਹਿ ਤੂ ਸੁਆਮੀ ਤਿਨ ਕੀ 
ਉਪਰਿ ਗਲ ਤੂਧੁ ਆਣੀ ਹੈ।” 

- ਮਾਰੂ ੪, ਸੋਲਾ ੨, ੧੪ : ੩ (1071) 
ਪਖਥੋ -- ਪਖਾਲੇ, ਧੋਤੇ 
“ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ 
`ਸਤਿਗੁਰ ਚਰਨ ਪਖੇ ।” 

-- ਨਟ ੪, ੩, ੧" 





: ੨ (976) 
ਪੰਖੇਰੂ -- ` ਪੰਛੀ 
“ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ 
ਨੀਚ।” 
-- ਮਾਝ ੧, ਵਾਰ ੨੧ਸ, ੧, ੨ : ੧ (147) 
ਪਗ -- 1. ਪੈਰ, ਚਰਨ 
“ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ।” 
-- ਗਉ ੪, ੪੩, ੩ : ੧ (165) 
ਸਿ 
ਫਰੀਦਾ ਮੈ ਭੋਲਾਵਾ ਪੰਗ ਦਾ ਮਤੁ ਮੈਲੀ ਹੋਇ 
ਜਾਇ।” _-- ਸਲੋ ਫਰ, ੨੬ : ੧ (1379) 
ਪਗਹ =- ਪੇਰਾਂ 
“ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ। ” 


ਪਗਰਉਂ 





- ਮਾਰੂ ੫, ੧੪, ੧ : ੨ (1002) 


ਹੋਰ ਰੂਪ -- ਪਗਹੁ -- ਹ 
| 


“ਦਾਰਾ ਸੁਖ ਭਇਓ ਦੀਨੁ ਪਗਹੂ ਪਰੀ ਬੇਰੀ।” ! 
(ਪੈਰਾਂ ਵਿਚ) [ 


-- ਜੈਜਾ ੯, ੩, ੧: ੨ (1352) 
ਪਗਰਉ -- ਪਕੜਾ, ਧਾਰਨ ਕਰਾਂ, ਗ੍ਰਹਿਣ ਕਰਾਂ 
__ "ਪੰਚਾ ਤੇ ਏਕੁ ਛੂਟਾ ਜਉ ਸਾਧ ਸੰਗਿ ਪਗਰਉ।” 
-- ਸਾਰ ੫, ੧੩੫, ੧" : ੨ (1230) 
ਪਗਰਾਲ -- ਚਰਨ ਧੂੜ 
“ਮੇ ਕੋ ਦੀਂਜੈ ਦਾਨੁ ਪ੍ਰਭ ਸੰਤਨ ਪਗਰਾਲ। ” 
- ਬਿਲਾ ੫, ੪੧, ੨ : ੨ (811) 
ਪਗਰੀ -- ।. ਪਗੜੀ, ਪਗ, ਦਸਤਾਰ 
“ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ।” 
- ਤਿਲਾ ਨਾਮ, ੩, ੧ : ੧ (727) 
2, ਪਗ (ਚਰਨਾਂ) ਦੀ 
_ ਪਰੇ ਤੁਮਰੀ ਪਗਰੀ।” 
-- ਬਿਲਾ ਕਬ, ੬, ੨ : ੧ (856) 
3. ਪਗੜੀ, ਧਾਰਨ ਕੀਤੀ 
“ਸੀਲ ਧਰਮੁ ਜਪੁ ਭਗਤਿ ਨ ਕੀਨੀ ਹਮ 
ਅਭਿਮਾਨ ਟੇਢ ਪਗਰੀ। ” 


-- ਬਿਲਾ ਕਬ, ੬, ੧" : ੨ (856) 


-- ਗਉ ੪. ੪੦, ੩ : ੩ (164) 
ਪਗਾ =- ਪੈਰਾਂ ਦੇ 
“ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ 
__ਵਰਸਤ ਫਿਰਾਹੀ।” 
__ -- ਹਉ ੩, ੩੫, ੧: ੨ (162) 
ਪਗਿ -- ਪੈਰ ਦੇ 
“ਪਗਿ ਖਿਸਿਐ ਰਹਣਾ ਨਹੀ ਆਗੈ ਨਉਰੁ ਨ 
ਪਾਇ।” -- ਸਿਰੀ ੩, ੩੭, ੪ : ੨ (28) 
“ਜਨੁ ਨਾਨਕੁ ਤਿਸੁ ਪਗਿ ਲਾਵਨੋ।” (ਪੈਰੀਂ) 
-- ਬਿਲਾ ੪, 2, ੨ : ੬ (801) 
“ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ। ” 
(ਚਰਨੀ) - ਭੈਰ ੪, ੧, ੧" : ੧ (1134) 
ਹੋਰ ਰੂਪ -- ਪਗੀ -- 


1434 


੪੧ 


ਪਚ 


“ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ 
ਮੋਹ ਅੰਧੇਰੁ ਚੁਕਾਇਆ। ” (ਪੈਰੀਂ, ਚਰਨੀ) 
-- ਵਡ ੪, ਵਾਰ ੩ : ੪ (586) 
ਪਗੀਂ -- 
"ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ 
ਪਗੀ ਲਗ ਧਿਆਵੈਗੋ।” (ਚਰਨੀ) 
-- ਕਾਨ ੪, ਅਸ ੨, ੭ : ੧ (1309) 
ਆ 
“ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ 
ਡੂਬੀਅਲੇ। ” (ਪੈਰ) 


-- ਆਸਾ ੧, ਸੋਪੁ ੩, ੧: ੨ (12) 


ਪੰਗੁ -- ਪਿੰਗਲਾ 
“ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੂ । 

- ਬਸੰ ਰਾਮਾ, ੧, ੧" : ੨ (1195) 
ਪਗੇ =- ਪੈਰਾਂ ਦੀ 
ਜਨ ਪਗੇਂ।” _-- ਨਟ ੪, ੪, ੩ : ੨ (976) 
ਪੰਬੂ -- ਚਿਕਤ 


“ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ 
ਕਿਲਵਿਖ ਪੰਛੂ। ” 
-- ਸੂਹੀ ੪, ੩, ੩ : ੨ (732) 
ਪੰਚ -- ।. ਗੁਰਮੁਖ, ਸੰਤ, ਪਹੁੰਚੇ ਹੋਏ 
“ਪੰਚ ਪਰਵਾਣ ਪੰਚ ਪਰਧਾਨ।” 
`_` = ਜਪੁ ੧, ੧੬ : ੧(3) 
ਪਾਇਆ। ”.(ਸੰਤ ਜਨ) 
- ਸੂਹੀ ੧, ਛੰਤ ੨, ੧ : ੩ (764) 
2. ਗਿਣਤੀ ਦੀ ਇਕ ਇਕਾਈ, ਇਕ ਜਮਾ ਚਾਰ 
“ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ 
ਮਾਹਿ।” _-- ਸਿਰੀ ੧, ੧੫, ੪: ੨ (19) 
3. ਪੰਜ ਗੁਣਾਂ ਵਾਲੇ ਪਦਾਰਥ __ 
"ਰਸੁ ਮਿਸੁ ਮੋਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ 
ਪ੍ਰਗਟ ਸੰਤਾਪੈ।” (ਪੰਜ ਕਾਮਾ ਦਿਕ) 
<< 'ਸਿਚੀ ਬੈਂਛੀ, ੧, ੨ : ੨ (93) 
“ਪੰਚ ਦੂਤ ਮੁਹਹਿ ਸੰਸਾਰਾ।” (ਪੰਜ ਕਾਮਾਦਿਕ) 
- ਮਾਂਝ ੩, ਅਸ ੭, ੨ : ੧ (113) 


“ਪੰਚ ਵਸਹਿ ਮਿਲਿ ਜੋਤਿ ਅਪਾਰ।” (ਪੰਜ 


ਪਹਮੀ 1435 _ ਪਚੰਨਿ 





ਤਤ, ਪਉਣ, ਪਾਣੀ, ਅਗਨੀ ਆਦਿ) __ ਛਲੀ ਰੇ।” 
-- ਗਉਂ ੧, ੫, ੪: ੨ (152) -- ਆਸਾ ੫, ੧੩੨, ੧ : ੨ (404) 
“ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ | ਪੰਚਜਨਾ -- ।. ਪੰਜਾਂ ਤੋਂ ਭਾਵ ਕਾਮਾਦਿਕਾਂ 


ਅਗੋਚਰ ਠਾਈ। ” (ਪੰਜ ਗਿਆਨ ਇੰਦਰੇ) | “ਪੰਜ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ 
- ਗਉ ੫, ੧੨੨, ੨ : ੨ (205) ਅਹੰਬੂਧਿ ਬਾਧੇ। ” 
“ਕਬ ਕੋਉ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ -- ਸੋਰ ੫, ਅਸ ੩, ੧ : ੨ (641) 








ਧੁਨਿ ਉਠਾਵੈ।”” (ਪੰਜ ਤਾਰਾਂ) “ਪੰਜ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ 
-- ਆਸਾ ੪, ੬੨, ੨ : ੧ (368) ਨਾਮਿ ਲਗਾਨੀ।” 
“ਪੰਚ ਮਨਾਏ ਪੰਚ `ਰੁਸਾਏ।” (ਪਹਿਲੇ ਪੰਜ -- ਸਾਰ ੪, ੫, ੪ : ੧ (1200) 
ਗੁਣ, ਦੂਜੇ ਪੰਜ ਔਗੁਣ ਵਿਕਾਰ) 2. ਦੋਸਤ, ਮਿੱਤਰ, ਸਾਥੀ 

-- ਆਸਾ ੫, ਅਸ ੧, ੧ : ੧ (430) “ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ 

“ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁਮਾਰੇ। ” ਰਾਖੀਅਲੇ।” 
(ਭਾਵ ਪੰਜ ਸੰਬੰਧੀ--ਮਾਂ, ਪਿਉ, ਇਸਤ੍ਰੀ, |” - ਰਾਮ ਨਾਮ, ੧, ੧ : ੨ (972) 
ਪੁੱਤਰ, ਭਰਾ) ਪੰਚ ਤਤ -- ਪੌਣੀ, ਪਾਣੀ, ਧਰਤੀ, ਅਗਨੀ ਤੇ 
. < = ਵੱਡ ੧, ਅਲਾ ੩, ੬ : ੨ (580). ਆਕਾਸ਼ ਸ੍ਰਿਸ਼ਟੀ/ਸਰੀਰ ਇੰਨਾਂ ਪੰਜਾਂ 

4. ਚੌਧਰੀ, ਮੁਖੀ ਰ੍ ਤੰਤਾਂ ਦੇ ਮੰਨੇ ਜਾਂਦੇ ਹਨ। 
“ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ! “ਐਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ 
ਹੈ ਗਾਲਿਆ।” ਕਵਨ ਦੁਰਾਤੇ । -- ਮਾਰੂ ੫, ੪, ੨ : ੨ (999) 


-- ਗਉਂ ੪, ਵਾਰ ੩੦ਸ, ੪, ੧ : ੩ (315) | ਹੋਰ ਰੁਪ -- ਪੰਚ ਤੜੁ -- 
ਪਚਸੀ -- ਤਬਾਹ, ਹੋਵੇਗਾ, ਮਿਟੇਗਾ, ਨਾਸ ਹੋਏਗਾ “ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ 


- ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਚਾਲੈ।” - ਆਸਾ ਕਬ, ੭, ੨ : ੨ (477) 
ਭਗਤਿ ਸਮਾਹਾ। ”-- ਸੋਰ ੪, ੬, ੪ : ੩ (607) “ਹਰਿ ਆਪੇ ਪੰਚ ਤਤੁ ਬਿਸਥਾਰਾ।” (ਪੰਚ 

ਪਚਹਿ -- ਗਲਦੇ ਸੜਦੇ, ਮਿਟ ਜਾਂਦੇ, ਸਮਾ ਜਾਂਦੇ, ਤੱਤਾਂ ਦੇ ਸਰੀਰ) 
ਨਾਸ ਹੁੰਦੇ, ਗਰਕ ਹੁੰਦੇ ਹਨ -- ਬੈਰਾ ੪, ੩, ੨ : ੧ (720) 


“ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ।” । ਪੰਚ ਦੂਤ -- ਪੰਜ ਕਾਮਾਦਿਕ 
- ਸਿਰੀ ੩, ੫੬, ੪ : ੨ (36) | “ਪੰਚ ਦੁਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ 
“ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਮਾਇਓ।” _-- ਟੋਡੀ ੫, ੩, ੪ : ੨ (712) 
ਅਚੇਤਿਆ।” (ਭਾਵ ਭਟਕਦੇ- ਫਿਰਦੇ ਹਨ) _। ਪਢੰਢੇ -- ਸੜਦੇ, ਦੁਖ ਭੋਗਦੇ, ਤਬਾਹ ਹੁੰਦੇ 
- ਆਸਾਂ ੧, ਛੰਤ ੫, 8 : ੪ (439) | “ਫੈਰੂ ਕਰਹਿ ਨਿਰਵੈਰ ਨਾਲਿ ਧਰਮ ਨਿਆਇ 
“ਨਾਮੁ ਬਿਸਾਰਿ ਪਚਹਿ ਅਭਿਮਾਨੁ।” (ਸੜਦੇ ਹਨ) | _ਪਚੰਦੇ।” _-- ਗਉ ੪, ਵਾਰ ੧੨ : ੮ (306) 





-- ਰਾਮ ੧, ਅਸ ੬, ੩ : ੨ (905) | ਮੰਚ ਧਾਤ -- ਪੰਚ ਤੱਤ 
ਪੰਚਹੁ -- 1. ਹੇ ਪੰਚੋ/ਮੁੱਖੀਓ _ _ | “ਪੰਚ ਧਾੜੁ ਕਰਿ ਪੁਤਲਾ ਕੀਆ।” 
“ਜੋ ਗੁਰ ਗੋਪੇ ਆਪਣਾ ਸੁ ਭਲਾ ਨਾਂਹੀ ਪੰਚਹੁ -- ਮਾਰੂ ੫, ੩੧, ੧ : ੨ (1007) 
ਓਨਿ ਲਾਹਾ_ਮੂਲੂ ਸਭੁ ਗਵਾਇਆ। ਪੰਚਨ - ਪੰਜਾਂ ਨੇ ਭਾਵ ਕਾਮਾਦਿਕਾਂ ਨੇ 
- ਹਉ ੪, ਵਾਰ ਦਸ, ੪, ੨ : ੬ (304) | “ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ।” 
2, ਪੰਜਾਂ (ਕਾਮਾਦਿਕਾਂ) ਨੇ ਹੀ । _ -- ਜੈਤ ਰਵਿ, ੧, ੨ : ੧ (710) 
“ਸੁੰਦਰ ਸੁਘਰ ਸਰੂਪ ਸਿਆਨੇ ਪੰਚਰੁ ਹੀ ਮੋਹਿ | ਪਚੰਨਿ -- ਖੁਆਰ ਹੁੰਦੇ, ਭਟਕਦੇ ਫਿਰਦੇ 





7੧ 


14 


੧ 


ਮੇ 


ਪਚਭੂ 
“ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ | 
ਪਚੰਨਿ।” -- ਗਉ ੩, ਅਸ ੯. ੫ : ੨ (233) 


0. 


ਪੰਚਭੂ -- ਭੂਤਾਂ ਦੇ ਸੂਖਮ ਤਤ ਤੋਂ ਬਣਿਆ 
ਅੰਤਹਕਰਣ, ਮਨ 


- ਰਾਮ ੧, ਸਿਗੋ ੧੧ : ੧ (939) . 


"ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ 
ਨਿਵਾਸੁ।”__ - ਗੂਜ ੩, ੮, ੨ : ੨ (491) 
ਪੰਚਮ -- ਪੰਜਵੀ 


“ਪੰਚਮ ਹਰਖ ਦਿਸਾਖ ਸੁਨਾਵਹਿ।” 
-- ਰਾਮ ੧ : ੯ (1429) 
ਪੰਚਮਿ -- ਪੰਜਵੀਂ, ਥਿਤ ਦੁਆਰਾ 
“ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ । 
__-- ਗਉ ੫, ਥਿਤੀ ੫ : ੧ (297) 
ਹੋਰ ਰੂਪ -- ਪੰਚਮੀ -- 
“ਪੰਚਮੀ ਪੰਚ ਦੂਤ ਬੇਤਾਲਾ।” (ਪੰਜਵੀਂ ਬਿਤ 
ਦੁਆਰਾ) -- ਬਿਲਾ ੧, ਥਿਤੀ ੬ : ੧ (839) 
'ਪਚਾ -- ਸੜਿਆ, ਖਪ ਗਿਆ 
“ਜਮ ਦੂਤੀ ਹੈ ਹੇਰਿਆ ਦੂਖ ਹੀ ਮਹਿ ਪਚਾ।” 


- ਮਾਰੂ-੫, ਵਾਰ ੧੫ : ੭ (1099) 


ਪੰਚਾ -- 1. ਗੁਰਮੁਖ 
“ਪੰਚਾ ਕਾ ਗੁਰੁ ਏਕੁ ਧਿਆਨੁ।” 
-- ਜਪੁ ੧, ੧੬ : ੪ (3) 
- ਗਉਂ ੫, ੧੧੫, ੩ : ੧ (189) 
3. ਮੁਖੀ, ਚੌਧਰੀ, ਪੰਚਾਇਤ ਦੇ ਮੈਂਬਰਾਂ ਭਾਵ 
ਪੰਚਾਇਤ 
“ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ।” 
-- ਗਉ ੪, ਵਾਰ ੩੦, ੪, ੧ : ੮ (315) 
ਪਚਾਇ -- ਖੁਆਰ ਹੋਣਾ, ਖਪਣਾ, ਨਾਸ ਹੋਣਾ 


“ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ 


ਪਚਾਇ। ” _-- ਸਿਰੀ ੧, ੨੨, ੩ : ੨ (22) 


“ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ।” 


-- ਆਸਾ ੩. ੪੪, ਦ : ੪ (362) 


_ਹੋਰ ਰੂਪ - ਪਚਾਇਆ -- 





ਪਚਾਸੀ 
“ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ 
ਕਰਤੈ ਆਪਿ ਪਚਾਇਆ।” (ਸਾੜਿਆ, 
ਗਾਲਿਆ) 
-- ਗਉ ੪, ਵਾਰ ੧੦ਸ, ੪. ੨ : ੭ (305) 
“ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ_ਸਾਚੈ 
ਮਾਰਿ ਪਚਾਇਆ। ” (ਸਾੜਿਆ, ਤਬਾਹ 
ਕੀਤਾ) 

- ਗਉਂ ੫. ਵਾਰ ੧੨ਸ, ੪, ੧ : ੮ (306) 
ਪੰਚਾਇਣ -- ।. ਪੰਜ ਗੁਣ (ਸਤ, ਸੰਤੋਖ, ਦਇਆ, 
ਧਰਮ ਤੇ ਧੀਰਜ) 

“ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ ।” 

- ਮਾਰੂ ੧, ੧੦, ੧ : ੪ (994) 
ਪੰਚਾਇਣਿ -- ਪੈਂਚਣ, ਪ੍ਰਧਾਨ, ਮੁਖ ਪੰਚ 
"ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ 
ਵੀਚਾਰੇ । ” -- ਸੂਹੀ ੧, ਛੰਤ ੩, ੨ : ੫ (765) 
ਪੰਚਾਇਣੁ -- ਪੰਜਵਾਂ 
“ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ।” 
- ਰਾਮ ਬਸ, ਵਾਰ ੮ : ੧ (968) 
ਪਚਾਈ -- ਨਾਸ਼ ਕੀਤਾ 
“ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ।” 
- ਗੂਜ ੩, ਵਾਰ ੨੧ : ੪ (517) 
ਹੋਰ ਰੂਪ -- ਪਚਾਏ -- 
"ਦੁਸਟ ਅਹੰਕਾਰੀ ਮਾਰਿ ਪਚਾਏ।” (ਸਾੜੇ, 
_ ਨਾਸ਼ ਕੀਤਾ) 
`= ਗੋਂਡ ੫, ਅਸ ੧, ੨ : ੨ (869) 
ਪਚਾਸ -- ਪੰਜਾਹ, ਗਿਣਤੀ ਦੀ ਇਕ ਇਕਾਈ 
"ਅੰਧਾ ਚਾਨਣਿ ਰਖੀਐ ਦੀਵੇ ਬਲਹਿ ਖਚਾਸ।” 
-- ਮਾਝ ੧, ਵਾਰ ੧੨ਸ, ੧, ੧ : ੫ (143) 
ਹੋਰ ਰੂਪ - ਪਚਾਸਾ -- 
“ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ 
ਕਰੈ ਪਚਾਸਾ।” (ਪੰਜਾਹ) 
- ਸਾਰ ੫, ੩੮, ੧: ੧ (1212) 


6 


7੪ 


ਪੰਚਾਸਾ -- 
“ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ 
ਪੰਚਾਸਾ।” (ਪੰਜਾਹ) 
- ਪ੍ਰਭਾ ੧, ੩, ੨ : ੨ (1328) 


ਪਚਾਸੀ -- ਅਸੀ “ 5, ਗਿਣਤੀ ਦੀ ਇਕ ਇਕਾਈ 


ਪਚਾਹਰੁ 


1437 


ਪਚਿਹਾਰੀ 





“ਚਹਗੇਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠਾ ਕਾ 
ਬੋਢੇਪਾ ਆਵੈ। ” 

-- ਮਾਂਝ ੧, ਵਾਰ ੧ਸ, ੧, ੩ : ੨ (।38) 
ਪੰਚਾਹਰੁ - ਪੰਜਾਂ (ਇੰਦੀਆਂ) ਨੂੰ ਹਰਨ ਵਾਲੇ 

(ਵਿਸ਼ੇ) 

ਸਹਾਰ੍ਉ।” -- ਸਵ ੫. ਕਲ ੯ : ੨ (1406) 
ਪਚਾਹਾ -- ਪਚਾਇਆ, ਨਾਸ ਕੀਤਾ 
“ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ 
ਬਾਲਕ ਰੂਪਿ ਪਚਾਹਾ। ” 

- ਸੋਰ ੪, ੬, ੨ : ੩ (606) 
ਪਚਾਹਿ -- ਖੁਆਰ ਹੁੰਦੇ ਹਨ 
“ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ 
ਪਚਾਹਿ। ” 

-- ਸੋਰ ੪, ਵਾਰ ੧੫ਸ, ੩, ੧ : ੨ (646) 
ਪਚਾਹੀ -- ਸੜੇ, ਨਾਸ ਹੋਏ ਰ 
“ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ 
ਪਚਾਹੀ। ” _-- ਰਾਮ ਕਬ, ੩, ੪ : ੨ (969) 
ਪੰਚਾਕਾਰੀ =- ਪੰਜਾਂ ਦੀ ਕੌਂਸਲ ਬਣਾਨ ਵਾਲਾ 
“ਆਪੇ ਰਾਜਨੁ ਪੰਚਾਕਾਰੀ। ” 

- ਮਾਰੂ ੧, ਸੋਲਾ ੨, ੧੦ : ੨ (1022) 
ਪਚਾਨੁ -- ਖੁਰਾਕ, ਪਚਨਸ਼ੀਲ 
“ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੂ।” 
- ਸਿਰੀ ੧, ੧੯, ੩ : ੧ (21) 
ਪਚਾਨੇ -- ਸੜ ਗਏ 


ਰਿ 


ਮੋਹਿ ਪਚਾਨੇ। `-- ਗਉ ੪, ੫੬, ੩ : ੨ (170) 
ਪਚਾਰਾ -- ਪਤਿਆਉਣ ਦਾ ਕੰਮ, ਪਰਚਾਉਣਾ 
“ਲੋਕ ਪਚਾਰਾ ਕਰੈ ਦਿਨੁ ਰਾਂਤਿ।” 

_- ਗਉਂ ੫. ਸੁਖ ੪, ੫ : ੨ (267) 
ਪਚਾਰੀਐ -- ਪ੍ਰਸਿਧ ਹੁੰਦਾ, ਵਜਦਾ ਹੈ 
“ਜੇਹਾ ਘਾਲੇ ਘਾਲਣਾ ਤੇਵੇਂ ਹੋ ਨਾਉ ਪਚਾਰੀਐ।” 
ਰ -- ਆਸਾ ੧: ਵਾਰ ੧੨ : ੨ (469) 
ਪਚਾਰੈ -- ਪਰਚਾਉਣ ਨਾਲ, ਤਸੱਲੀ ਕੀਤਿਆ 
“ਨਕ ਪਚਾਹੈ ਗਤਿ ਨਹੀਂ ਹੋਇ।” _“ 

- ਰਾਮ ੫, ੨੪, ੨ : ੩ (890) 


ਪੰਚਾਲੀ -- ਪੰਚਾਲ ਦੇਸ ਦੀ (ਸ਼ਹਿਜ਼ਾਦੀ, ਦਰੋਪਦੀ) 


ਪਚਿਹਾਰੀ -- 





“ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ 
ਸੁਧਿਆਈ। ” --.ਮਾਰੂ ੯, ੧, ੧ : ੧ (1008) 


ਪਚਾਵਣਿਆ -- ਸੜਦਾ/ਖਪਦਾ ਹੈ 


“ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ 
ਪਚਾਵਣਿਆ। ” 
- ਮਾਝ ੩, ਅਸ ੪, ੪ : ੩ (111) 
“ਗੁਰਮੁਖਿ ਹੋਵੈ ਸੂ ਅਪਣਾ ਘਰੁ ਰਾਖੈ ਪੰਚ ਦੂਤ 
ਸਬਦਿ ਪਚਾਵਣਿਆ।” (ਨਾਸ ਕਰੇ) 


-- ਮਾਂਝ ੩, ਅਸ ੭, ੨ : ੩ (113) 


ਪਚਾਵੈ -- ਸੜਦਾ/ਖੁਆਰ ਹੁੰਦਾ ਹੈ 


“ਈਹਾ ਸੁਖੁ ਨਹੀ ਦਰਗਹ ਢੋਈ ਜਮਪੁਰਿ ਜਾਇ 


ਪਚਾਂਵੈ।”` _-- ਆਸਾ ੫, ੪੧, ੧ : ੨ (380) 
ਪਚਿ -- 1: ਖਪ ਕੇ, ਸੜ ਕੇ, ਖੁਆਰ ਹੋ ਕੇ 
“ਦੁਬਿਧਾ ਲਾਗੇ ਪਚਿ ਮਏ ਅੰਤਰਿ ਤ੍ਰਿਸਨਾ ਅਗਿ।” 


-- ਸਿਰੀ ੧, ੧੪, ੨ : ੨ (19) 
“ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ।” (ਸੜ 
ਮੋਏ) -- ਆਸਾ ੪, ੫੮. ੩ : ੨ (367) 
“ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ 
ਮਾਹਿ।” (ਖੁਆਰ ਹੋ ਕੇ) 

-- ਸਲੋ ਕਬ, ੨੩੭ : ੨ (1377) 


ਹੋਰ ਰੁਪ -- ਪਚਿਆ -- 


ਰਚਿਆ ਤਿਨਿ ਦੀਨਾ ਧਾਕੁ।” (ਸੜਿਆ) 
-- ਬਿਲਾ ੫, ੧੦੪, ੧ : ੨ (825) 

“ਮਲੇਛੁ ਪਾਪੀ ਪਚਿਆ ਭਇਆ ਨਿਰਾਸੁ। ” 

(ਗਰਕ ਹੋਇਆ) 

-- ਭੈਰ ੫, ੯, ੪ : ੨ (1138) 
2. ਪੱਚ ਕੇ ਭਾਵ ਸਵਾਰ ਬਣਾ ਕੇ ਰ੍ 

“ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀਂ 

ਦਿਨ ਚਾਰਿ।” 

-- ਸੋਰ ੯, ੮, ੧ : ੧ (633) 
ਖਪ ਖਪ ਕੇ ਹਾਰ ਗਏ 
“ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ 

ਪਚਿਹਾਰੀ। ”- ਆਸਾ ਕਬ, ੮, ੪ : ੨ (477) 


ਹੋਰ ਰੁਪ -- ਪਚਿਹਾਰੇ -- 


“ਜੋਗੀ ਜਤੀ ਤਪੀ ਪਚਿਹਾਰੇ ਅਰੁ ਬਹੁ ਲੋਗੁ 
ਸਿਆਨੇ।” (ਖਪ ਕੇ ਹਾਰ ਗਏ) 





-- ਮਾਝ ੧, ਵਾਰ ੯ : ੪ (142) 
“ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ 
_ ਪਚੀਐ।” (ਸੜੀਦਾ ਹੈ) 
- ਪ੍ਰਭਾ ੧, ਅਸ ੪8, 2 : ੨ (1344) 
ਪਚੀਸ -- ਪੰਝੀ (ਗੁਣ, ਪ੍ਰਕ੍ਰਿਤੀਆਂ), ਪੰਜ ਤੱਤਾਂ 
ਦੇ ਗੁਣ 
“ਪਾਂਚ ਪਚੀਸ ਮੋਹਾ ਮਦ ਮਤਸਰ ਆਡੀ ਪਰਬਲ 
ਮਾਇਆ। ” -- ਭੈਰ ਕਬ, ੧੭, ੧ : ੧ (1161) 
ਪਚੀਸਕ -- ਪੰਝੀਆਂ ਦਾ ਭਾਵ ਸਾਰਿਆਂ ਤੱਤਾਂ, 
ਗੁਣਾਂ ਢਾ ਰ੍ 
“ਬਰਧ ਪਚੀਸਕ ਸੰਗੁ ਕਾਚ।” 
- ਬਸੰ ਕਬ, ੬, ੧ : ੨ (1194) 
ਪਚੀਜੈ -- ਸੜ ਜਾਂਦੇ, ਖਪ ਜਾਂਦੇ ਹਨ 


“ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ 


ਮਾਇਆ ਪਚੈ ਖਚੀਜੈ। ” 
-> ਕਲਿ ੪, ਅਸ ੬, 2 : ੧ (1326) 
ਪਚੇ`-- 1. ਸੜੇ, ਗਰਕ ਹੋਏ 


“ਮੋਹਿ ਪਚੇ ਪਚਿ ਅੰਧਾ ਮੂਆ।” 
-- ਆਸਾ ੫, ੮੬, ੩ : ੪ (392) 
“ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ।” 
-- ਬਿਲਾ ੫, ੫੬, ੧" : ੨ (815) 
2, ਖਪ ਗਏ ੍ 
“ਡਰਿ ਡਰਿ ਪਚੇ ਮਨਮੁਖ ਵੇਚਾਰੇ।”” 
-- ਧਨਾ ੫, ੨੪, ੧" : ੨ (677) 
ਪੰਚੇ -- 1. ਗੁਰਮੁਖ 
“ਪੰਚੇ ਪਾਵਹਿ ਦਰਗਹਿ ਮਾਨੁ ।” 
- ਜਪੁ ੧, ੧੬ : ੨ (3) 
2. ਪੰਜੇ (ਗਿਆਨ ਇੰਦਰੇ) ਹੀ 
“ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ।” 
- ਸਿਰੀ ੧, ੧੪, ੧: ੩ (19) 
“ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੜੀਏ ਤਿਨਾ 
ਪੰਚੇ ਵਸਗਤਿ ਆਏ ਰਾਮ।” (ਪੰਜਾਂ 
ਕਾਮਾਦਿਕ) 
- ਬਿਹਾਂ ੪, ਛੰਤ ੩, ੨ : ੧ (539) 


1438 





ਵਾਸੁ।” (ਸਤ, ਸੰਤੋਖ, ਦਇਆ, ਧਰਮ 
ਧੀਰਜ ਦੇ ਸਤੋ ਗੁਣ) 
- ਮੱਲਾਂ ੧, ਵਾਰ ੨੭ਸ, ੧, ੧ : ੯ (1291) 
ਅਨਹਦ ਵਜਿਆ। ” (ਪੰਜ ਤਰ੍ਹਾਂ ਦੇ ਵਾਜੇ 
ਤਾਰ, ਚੰਮ, ਧਾਤ, ਘੜੇ ਤੇ ਫੂਕ ਵਾਲੇ ਜੰਤਰ) 
- ਕਾਨ ੪, ਵਾਰ ੭ : ੧ (1315) 
ਪਚੈ -- ।. ਪਚਦੀ/ਹਜ਼ਮ ਹੁੰਦੀ ਹੈ 
“ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ।” 
- ਸਿਰੀ ੧, ੧੯, ੩ : ੧ (21) 
2. ਖੁਆਰ ਹੁੰਦੇ ਹਨ 
“ਜਿਸ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ 
ਪਚੈ ਪਚਾਇ।” 
- ਸਿਰੀ ੧, ੨੨, ੩ : ੨ (22) 
3. ਖਪੇ, ਮਿਟੇ, ਨਾਸ ਹੋਏ 
“ਉਪਜੈ ਪਚੈ ਹਰਿ ਬੂਝੇ ਨਾਹੀ।” 
-- ਮਾਝ ੩, ਅਸ ੩੦, ੬ : ੧ (127) 
“ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ।” (ਸੜਦਾ, 
ਗਲਦਾ ਹੈ) 
- ਭੈਰ ੫, ੫੩, ੧ : ੪ (1151) 
ਪੰਚੈ -- ਪੰਜੇ (ਕਾਮਾਦਿਕ) ਹੀ 
“ਭਾਪਿ ਨੇ ਪੰਚੈ ਹੋਇ ਸਬੂਰੀ।” 
- ਭੈਰ ਕਬ, ੪, ੨ : ੨ (1158) 
ਪਛਮ -- ਇਕ ਦਿਸ਼ਾ, ਪੂਰਬ ਦੇ ਉਲਟ ਦੀ ਦਿਸ਼ਾ 
ਜਿਧਰ ਸੂਰਜ ਅਸਤ ਹੁੰਦਾ ਹੈ, ਲਹਿੰਦੀ 
ਦਿਸ਼ਾ 
“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ।” 
ਰ੍ ` ਗੂਜ ੫, ੫, ੧ : ੧ (496) 
ਹੋਰ ਰੂਪ -- ਪਛਮਿ -- 


“ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਗੁ 


- ਆਸਾ ੪, ਛੰਤ ੮, ੨ : ੪ (442) 

ਪਛਾ -- ਪਿਛਲਾ/ਪਿਛਲੀ 
“ਪਹਿਲੈ ਪਹਰੈ ਫੁਲੜਾ ਫੁਲ ਭੀ ਪਛਾ ਰਾਤਿ।”” 
- ਸਲੋ ਫਰ, ੧੧੨ : ੧ (1384) 


ਪਛਾਣਈ -- ਪਛਾਣਦਾ, ਸਿਆਣਦਾ 


ਪਛਾਣਏ 1439 


ਪਛਾਣਿ 





“ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ 
ਵਿਹਾਇ।” _ -- ਸਿਰੀ ੩, ੬੧, ੨ : ੧ (38) 
“ਸੋ ਕਹੀਐ ਦੇਵਾਨਾ ਆਪੁ ਨ ਪਛਾਣਈ। ” 
(ਪਛਾਣਦਾ ਭਾਵ ਸਮਝਦਾ) 
-- ਮਾਝ ੧, ਵਾਰ ੯ : ੨ (142) 
ਪਛਾਣਏ -- ਪਛਾਣਦਾ ਭਾਵ ਜਾਣਦਾ ਹੈ, ਦਾ 
ਗਿਆਤਾ ਹੈ __ 


“ਮਨੁ ਮਾਰਿ ਰੀਝੈ ਸਬਦਿ ਸੀਝੈ ਤੈ ਲੋਕ ਨਾਥੁ | ਰੋ 


ਪਛਾਣਏ । ” 


-- ਸਿਲਾ ੧, ਛੰਤ ੨, ੪ : ੩ (844) 


ਪਛਾਣਸਿ -- ਪਛਾਣਦਾ ਹੈ, ਭਾਵ ਸਮਝਦਾ ਹੈ 
“ਅਵਰੁ ਨ ਜਾਣਸਿ ਸਬਦ ਪਛਾਣਸਿ ਅੰਤਰਿ 
ਜਾਣਿ ਪਛਾਤਾ। ”-- 
ਪਛਾਣਸੀ -- ਪਛਾਣ ਲਏਗਾ 
ਪਾਸਿ।” 
ਪਛਾਣਹਿ -- ਪਛਾਣੇ, ਸਿੰਵਾਣੇ, ਭਾਵ ਸਮਝੇ 
“ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੇ ਦੇਇ। ” 
-- ਸਿਰੀ ੩, ੬੧, ੪ : ੨ (38) 
ਹੋਰ ਰੂਪ -- ਪਛਾਣਹੀ -- __ 
“ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ 
ਦੇਸਹਿ ਜਾਇ।” (ਜਾਣਨਾ) 


-- ਸਿਰੀ ੩, ੬੧, ੧: ੨ (37). 


ਪਛਾਣਹੂੰ - 
“ਗੁਰ ਸਬਦੀ ਹਰਿ ਅੰਤਰਿ ਪਛਾਣਹੁ। ” (ਜਾਣੇ, 
ਪਛਾਣੋ, ਸਮਝੋ) 
-- ਮਾਝ ੩, ਅਸ ੧੨, ੮ : ੨ (116) 
ਪਛਾਣਹੁ -- 
“ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ । ” 
(ਸਮਝੋ, ਜਾਣੋ ਭਾਵ ਮੰਨੋ) 
ਰ੍ _-- ਆਸਾ ੧, ਅਸ ੧੬, ੩ : ੨ (419) 
ਪਛਾਣਹੇ - ___ 
“ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ 
ਭਾਉ ਪਛਾਣਹੇ।`` (ਸਮਝੇ, ਜਾਣੇ 
- ਤੁਖਾ ੧, ਛੰਤ ੬, ੪ : ੩ (113) 
ਪਛਾਣਦਾ -- ਜਾਣਦਾ 
ਰਿ 


-" ਸਿੱਚੀ ੧, ੧੧, 8 : 2 (18) | 





-- ਸਿਰੀ ੫, ਅਸ ੨੯, ੩ : ੧ (73) 
ਪਛਾਣੰਦੋ -- ਸਮਝਦਾ, ਜਾਣਦਾ 
“ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ। ” 
-- ਮਾਰੂ ੫, ਵਾਰ ੧ਪਸ, ੫, ੧ : ੧ (1099) 
ਪਛਾਣਨਿ -- ਜਾਣਨ, ਸਮਝਣ 
“ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ 
_ਹੀ ਸੁਖੁ ਹੋਈ। ”- ਪ੍ਰਭਾ ੩, ੫, ੨ : ੧ (1334) 
ਹੋਰ ਰੂਪ -- ਪਛਾਣਨੀ -- 
“ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ।” 
(ਜਾਣਦੇ, ਸਮਝਦੇ) 
- ਮਾਰੂ ੩, ਵਾਰ ੯ : ੨ (1089) 


| ਪਛਾਣਾ - ਜਾਣਿਆ, ਲਖਿਆ 
ਭੈਰ ੧, ੬, ੧: ੨ (1126) 


“ਗੁਰੂ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ । " 
-- ਸਿਰੀ ੫, ੯੭, ੪ : ੨ (52) 
“ਸਾਧ ਕੈ ਸੰਗਿ ਪਾਰਬ੍ਰਹਮ ਪਛਾਣਾ। ” (ਪਛਾਣੀਦਾ 
ਹੈ) -- ਗਉ ੫, ੯੩, ੨ : ੪ (183) 
ਪਛਾਣਿ -- ਜਾਣ ਕੇ, ਲਖ ਕੇ, ਸਮਝਕੇ 
“ਹੁਕਮੁ ਪਛਾਣਿ ਤਾ ਖਸਮੈ ਮਿਲਣਾ।” 
-- ਸਿਰੀ ਕਬ, ੧, ੩" : ੨ (92) 
“ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ 
ਪਛਾਣਿ।” (ਪਛਾਣ ਕੇ ਭਾਵ ਵਰਤ ਕੇ) 
-- ਸੋਰ ੫, ੪੪, ੧ : ੧ (619) 
“ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ 
ਪਛਾਣਿ।” (ਸਿਵਾਣ, ਜਾਣ) 
-- ਰਾਮ ੩, ਵਾਰ ੧੬ਸ, ੨, ੨ : ੪ (954) 
ਹੋਰ ਰੁਪ -- ਪਛਾਣਿਓ - 
“ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ 
ਵਿਹਾਇ।” (ਪਛਾਣਿਅ', ਜਾਣਿਆ) 
-- ਸਿਰੀ ੩, ੫੪, ੩ : ੨ (34) 
ਪਛਾਣਿਆ -- 
“ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ 
ਹਦੂਰਿ।” (ਜਾਣਿਆ, ਸਮਝਿਆ) 
-- ਸਿਰੀ ੩, ੩੭, ੨ : ੨ (27) 
ਪਛਾਣੀ -- 
“ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ 
ਰਾਮੁ ਪਛਾਣੀ।” (ਜਾਣਿਆ, ਲਖਿਆ) 
-- ਸਿਰੀ ੩, ਅਸ ੨੪, ੬ : ੧ (69) 


ਪਛਾਣੁ 


1440 


ਪਛਾਨਈ 





“ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ 
ਏਕੁ ਪਛਾਣੀ।” (ਪਛਾਣਦੇ, ਭਾਵ ਮੰਨਦੇ) 
-ਵੇਡ ੧, ਛੰਤ ੨, ੩ : ੬ (566) 
ਹਉ ਮਾਰਾ।” (ਪਛਾਣੀਦੀ ਹੈ) 
--ਭੈਰ ੧, ਅਸ ੧, ੧ : ੨ (1153) 
ਪਛਾਣੀਐ -- 
ਮਲੁ ਧੋਇ।” (ਜਾਣੀਐ, ਲਖੀਐ) 
- ਸਿਰੀ ੧, ੧੨, ੩ : ੩ (1੧) 
ਪਛਾਣੂ -- ਜਾਣ, ਲਖ, ਸਮਝ ਰ੍ 
“ਸਾਕਤ ਨਿਰਗੁਣਿਆਰਿਆ ਆਪਣਾ ਮੂਲੁ 
ਪਛਾਣੁ । ` -- ਸਿਰੀ ੧, ਅਸ ੧੫, ੫ : ੧ (63) 





“ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ . 


ਪਛਾਣੂ। ` (ਸਮਝ) 
_ ਸਿਰੀ ੪, ਪਹ ੨, ੪ : ੬ (76) 
“ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ।” 
(ਪਛਾਣੋ, ਬਲਖੋ)--ਆਸਾ ੩, ੫੧, ੨ : ੪ (364) 
"ਆਵਣ ਜਾਣਾ ਸਬਦੁ ਪਛਾਣੁ। ` (ਸਮਝ) 
- ਮਾਰੂ ੩, ਸੋਲਾ ੧੫, ੧੩ : ੨ (1059) 
ਪਛਾਣੂ -- ।. ਜਾਣਨ ਵਾਲਾ, ਪਛਾਣਨ ਵਾਲਾ, 
ਗਿਆਤਾ ਵਾਕਫ 
“ਇਕ ਪਛਾਣੂ ਜੀਅ ਕਾ ਇਕੋ ਰਖਣਹਾਰੁ।” 
- ਸਿਰੀ ੫, ੭੯, ੧ : ੧ (45) 
“ਜਾਣੁ ਵਸੰਦੋ ਮੰਝਿ ਪਛਾਣੂ _ਕੋ ਹੇਕੜੋ ।” 
(ਬੁਝਣਹਾਰ, ਜਾਣਨਹਾਰ) 
- ਮਾਂਰੂ ੫, ਵਾਰ ੧ਪਸ, ੫, ੨ : ੧ (1099) 
2. ਮਿਤਰ, ਦੋਸਤ 
“ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ।” 
``- ਮਾਰੂ ੫, ਵਾਰ ੧੯ਸ, ੫, ੩ : ੧ (1101) 
ਪਛਾਣੇ -- ।. ਵਿਚਾਰੇ, ਦ੍ਰਿਸ਼ਟੀ ਗੋਚਰ ਕੀਤੇ 
“ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਗਵਣ 
ਨ ਪਛਾਣੇ।” ` 
-- ਜੈਤ ੫, ਛੰਤ ੧, ੩ : ੪ (704) 
2. ਜਾਣੇ, ਲਖੇ, ਪਛਾਣ ਕੀਤੀ 
ਜਿਨ ਗੁਣ ਅਵਗਣ ਪਛਾਣੇ ਰਾਮ।” 


- ਸੂਹੀ ੩, ਛੰਤ ੨, ੨ : ੨ (768) 
ਹੋਰ ਰੂਪ -- ਪਛਾਣੈ -- 

“ਆਪੁ ਪਛਾਣੈ ਬੂਝੈ ਸੋਇ। (ਲਖੇ, ਜਾਣੇ) 

-- ਸਿਰੀ ੧, ੩੦, ੪ : ੨ (25) 

“ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ 
ਕਰਾਰਾ।”” (ਸਮਝੇ) 

- ਸਿਰੀ ੫, ਪਹ ੪, ੨ : ੩ (77) 

"ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ।” 
(ਸ਼ਿਨਾਖਤ ਕਰਦਾ ਹੈ) 

___= ਤਿਲੰ ੧, ਅਸ ੧, ੯ : ੨ (725) 
“ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ 
ਪਾਏ।”” (ਭਾਵ ਲਭ ਲੈਣਾ) 
੍ - ਸੂਹੀ ੩, ਛੰਤ ੪, ੩ : ੬ (770) 

ਪਛਾਣੋਵਾ -- ਪਛਾਣੋ, ਜਾਣੋ, ਸਮਝੋ 
“ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ 
ਪਛਾਣੋਵਾ। ” 
-- ਵਡ ੧, ਅਲਾ ੪, ੧ : ੨ (581) 
ਪਛਾਤਾ -- ਪਛਾਣਿਆ, ਜਾਣਿਆ, ਸਮਝਿਆ 
“ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ 
ਪਛਾਤਾ। ” 
- ਸਿਰੀ ੨, ਅਸ ੨੨, ੮ : ੩ (68) 
ਪਛਾਤੀ -- ਪਹਿਚਾਣੀ, ਜਾਣੀ, ਲਖੀ ਰ 
“ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ 
ਲਾਏ।” _-- ਭੈਰ ੩, ਅਸ ੨, ੭ : ੨ (1155) 
ਪਛਾਨ -- ਪਹਿਚਾਣ, ਜਾਣ, ਲਖ ਰ 
_ "ਨਾਨਕ ਗੁਰਮੁਖਿ ਬ੍ਰਹਮੁ ਪਛਾਨ। 
- ਗਉ ੫, ਥਿਤੀ ੧੪ : ੮ (299) 
ਪਛਾਨਉ -- ਵੇਖਦੇ ਹੋ, ਦ੍ਰਿਸ਼ਟਮਾਨ ਕਰਦੇ ਹੋ 
“ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ 
ਮਾਹਿ ਪਛਾਨਉ। ” 
-- ਧਨਾ ੯, ੩, ੧” : ੨ (685) 
ਪਛਾਨਈ -- ਪਛਾਣਦਾ ਹੈ, ਸਮੰਝਦਾ ਹੈ ਰ 
ਪਛਾਨਈ। ” 
-- ਰਾਮ ੫, ਛੰਤ ੨, ੩ : ੬ (925) 
ਹੋਰ ਰੂਪ -- ਪਛਾਨਹਿ -- 
`_ “ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ 


ਮਹਿ ਹੋਤਾ।” (ਪਹਿਚਾਣਦਾ/ਜਾਣਦਾ ਹੈ) 
-- ਬਿਲਾ ੫. ੯੪, ੧ : ੧ (823) 


- ਸੋਰ ੯, ੧੦, ੩ : ੨ (633) 
“ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ 
ਜੋ ਪ੍ਰਾਨੀ।” (ਜਾਣੇ, ਸਮਝੋ) 
- ਬਿਲਾ ੯, ੩, ੨ : ੨ (831) 
ਪਛਾਨਣਿਆ -- ਪਹਿਚਾਣ ਕਰ ਲਿਆ 
“ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ 
ਚਾਨਣੁ ਆਪੁ ਪਛਾਨਣਿਆ।” 
- ਮਾਝ ੩, ਅਸ ੩੨, ੭ : ੩ (129) 
ਪਛਾਨਾ -- ਪਹਿਚਾਣਿਆ, ਜਾਣਿਆ, ਲਖਿਆ 
ਰਿ 
-- ਗਉਂ ੧, ੧੧, ੧" : ੨ (154) 
“ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ 
ਪਛਾਨਾ। ' (ਪਹਿਚਾਣਿਆ ਭਾਵ ਦੇਖਿਆ ਹੈ) 
- ਆਸਾ ਕਬ, ੧੭, ੫ : ੧ (480) 
“ਬੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ। ” 
(ਪਹਿਚਾਨਿਆ ਭਾਵ ਯਾਦ ਰੱਖਿਆ) 
- ਤਿਲੰ ੯, ੧, ੧ : ੨ (726) 
ਹੋਰ ਰੂਪ -- ਪਛਾਨਾਂ -- 
“ਜੋਲਾ ਹੇ' ਘਰੁ ਅਪਨਾ ਚੀਨ੍ਹਾਂ ਘਟ ਹੀ ਰਾਮ 
ਪਛਾਨਾਂ। (ਜਾਣ ਲਿਆ) 
- ਆਸਾ ਕਬ, ੩੬, ੩ : ੨ (484) 
ਪਛਾਨਿ -- 
“ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ 
ਮਣੀ ਕਰਿ ਫੀਕੀ।”! (ਪਹਿਚਾਣ/ਜਾਣ ਕੇ) 
-- ਆਸਾ ਕਬ, ੧੭. ੪ : ੧ (480) 
ਪਛਾਨਿਓ -- 
“ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ 
ਪਛਾਨਿਓ। ” (ਸਮਝਿਆ, ਜਾਣਿਆ) 
-- ਸਾਚ ੫, ੬੨, ੨ : ੧ (1216) 
ਪਛਾਨਿਆ -- 
_“ਉਨਮਤ ਕਾਮਿ ਮਰਾ ਬਿਖੁ ਭੂਲੈ ਪਾਪੁ ਪੁੰਨੁ ਨ 
ਪਛਾਨਿਆ। ” (ਜਾਣਿਆ, ਸਿਨਾਖਤ ਕੀਤੀ) 
- ਸਿਰੀਂ ਬੇਣੀ, ੧, ੩ : ੨ (93) 


1441 




















“ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ।” 
(ਸਮਝਿਆ) 
-- ਗਉ ਕਬ, ੧੮, ੧ : ੩ (327) 
ਪਛਾਨੀ -- 1. ਤਕੀ, ਪਕੜੀ 
“ਹੰਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ 
ਪਛਾਨੀ। ” -- ਆਸਾ ੫, ੧੩੫, ੩ : ੧ (404) 
2. ਸ਼ਨਾਖਤ ਕਰ ਲਏ 
“ਹੰਸੁ ਹੁਇ ਹੀਰਾ ਲੇਇ ਪਛਾਨੀ। ” 


- ਆਸਾ ਕਬ, ੩੧, ੧" : ੨ (483) 
ਹੋਰ ਰੂਪ -- ਪਛਾਨੀਐ -- 
“ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ। ” 
(ਪਛਾਣੇ, ਸ਼ਨਾਖਤ ਕਰੇ) 
-- ਫੁਨ ੫, ੧੨ : ੨ (1362) 
3. ਜਾਣੀ, ਸਮਝੀ 
“ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ 
ਜੁਗਤਿ ਪਛਾਨੀ। ? 


- ਸੋਰ ੯, ੧੧, ੩ : ੧ (634) 
ਪਛਾਨੁ -- ਜਾਣ, ਸਮਝ, ਸ਼ਨਾਖਤ ਕਰ 
“ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੂ। ” 

-- ਸਿਰੀ ੫, ੮੧, ੨ : ੨ (46) 

“ਕਲਿ ਕੀਰਤਿ ਸਬਦੁ ਪਛਾਨੁ।` (ਸ਼ਬਦ ਨੂੰ 
ਸਮਝੋ/ਵਿਚਾਰੋ) 

- ਆਸਾ ੩, ਅਸ ੨੫, ੨ : ੧ (424) 
“ਗੁਰ ਪ੍ਰਸਾਦਿ ਘਟਿ ਘਟਿ ਪਛਾਨੁ। (ਭਾਵ ਵੇਖ) 

- ਬਸੰ ੫, ੧੧, ੨ : ੪ (1183) 
“ਸੁਪਨੇ ਜਿਉ ਧਨੁ ਪਛਾਨੁ। ” (ਸਮਝ, ਜਾਣ) 

- ਜੈਜਾ ੯, ੧, ੧ : ੧ (1352) ` 
ਪਛਾਨੂ -- ਪਛਾਨਣ ਵਾਲਾ, ਵਾਕਫ, ਸੰਗੀ 
“ਹਰਿ ਕਾ ਨਾਮੁ ਤਹ ਨਾਲਿ ਪਛਾਨੂ।” 

- ਗਉ ੫, ਸੁਖ ੨, ੪ : ੬ (264) 

ਪਛਾਨੇ -- ਪਛਾਨੀਦਾ/ਜਾਣੀਦਾ ਹੈ 
“ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ।” 
- ਬਿਲਾ ੧, ੪, ੧ : ੪ (796) 


ਹੋਰ ਰੂਪ -- ਪਛਾਨੈ -- 
“ਸਬਦਿ ਪਛਾਨੈ ਤੀਨੇ ਭਉਨ।” (ਪਛਾਨਦਾ 
ਹੈ) __-- ਗਉ ੧, ਅਸ ੨, ੫: ੩ (221) 


“ਪ੍ਰਭ ਅਪਨੇ ਕਾ ਹੁਕਮੁ ਪਛਾਨੈ। ” (ਸਮਝਦਾ 


ਪਛਾਨੋ 1442 ਪਛੁਤਾਈ 





ਹੈ) _-- ਗਉ ੫, ਸੂਖ ੧੭, 2 : ੬ (286) “ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ 
“ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਪਛਾੜਿਉ।” 
ਨ ਪਛਾਨੈ।” (ਸਮਝੇ) -- ਸਵ ੪, ਸਲ ੧ : ੧ (1406) 
- ਆਸਾਂ ੫, ੩੮, ੩ : ੨ (380) । ਪਛਿਮ - ਸੁਰਜ ਅਸਤ ਹੋਣ ਦੀ ਦਿਸ਼ਾ, ਲਹਿੰਦਾ 
“ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ | _“ਪਛਿਮ ਫੇਰਿ ਚੜਾਵੈ ਸੁਰੁ।” 
ਇਕ ਨਿਮਖ ਪਛਾਨੈ।” (ਪਛਾਨ, ਸ਼ਨਾਖਤ -- ਰਾਮ ਬੇਣੀ, ੧, ੭ : ੪ (974) 
ਕਰ ਲੈਂਦਾ ਹੈ) ਹੋਰ ਰੁਪ - ਪਛਿਮਿ -- 
-- ਕਲਿ ੪, ੫, ੩ : ੧ (1320) “ਦਖਨ ਦੇਸਿ ਹਰੀ ਕਾ ਬਾਸਾ ਖਛਿਮਿ ਅਲਹ 


ਪਛਾਨੋ -- ।. ਸਮਝੋ 
“ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ 
ਨਿਆਰਾਂ।” _-- ਜੈਤ ੯, ੩, ੧: ੨ (703) 
2. ਸ਼ਨਾਖਤ ਕਰੋਂ 
“ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ 
ਪਛਾਨੋ। ? -- ਬਸੰ ੯, ੧, ੧" : ੨ (1156) 
ਪਛਾਵਿਆ -- ਪਰਛਾਵੇ' ਹਨ 
“ਜੇਤੇ ਮਾਇਆ ਰੰਗ ਤੇਤ ਪਛਾਵਿਆ। ” 
-- ਆਸਾ ੫, ੧੧੧, ੩ : ੧ (398) 
ਪਛਾੜਸੀ -- ਪਛਾੜੇਗਾ ਭਾਵ ਦੂਰ ਕਰੇਗਾ 
“ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ।” 


- ਮਾਰੂ ੩, ਵਾਰ ੧੨ : ੨ (1090) 


ਮੁਕਾਮਾ।” (ਪਛਮ ਵਿਚ) 
`__ - ਪ੍ਰਭਾ ਕਬ, ੨, ੨ : ੧ (1349) 
ਪਛੁਤਈਹੈ -- ਪਛਤਾਂਦਾ ਹੈ 
“ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ 
ਪਛੁਤਈਹੈ। ” -- ਗੂਜ ਕਬ, ੧, ੪ : ੨ (524) 
ਪਛੁਤਹਿ -- ਪਿਛੋਂ 
ਪਛੂਤਾਇਆ। ” 


- ਸਾਰ ੪, ਵਾਂਰ ੨੧ : ੪ (1245) 


ਪਛਾੜਹਿ -- ਪਟਾਕ ਕੇ ਸੁਟਣਾ ਹੋਰ ਰੂਪ -- ਪਛੁਤਾਇਓ -- 
“ਆਪੁ ਪਛਾੜਹਿ ਧਰਤੀ ਨਾਲਿ।” “ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ 
ਰ੍ -- ਆਸਾ ੧, ਵਾਰ ਪਸ, ੧, ੨ : ੬ (465) ਭੋਰਾ।” (ਪਛਤਾਉਂਦਾ ਹੈ) 


ਪਛਾੜਿ -- ਪਟਕਾ ਕੇ ਸੁਟ ਭਾਵ ਡੇਗ, ਢਾਹ ਲੈ -- ਆਸਾਂ ੫, ੧੫੨, ੨ : ੨ (408) 


“ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍੍‌ ਕੈ।” | __ਪਛੁਤਾਇਆ -- 
-- ਗੂਜ ੫, ਵਾਰ ੧੩ਸ, ੫, ੨ : ੧ (521) “ਉਠਿ ਚਲਿਆ ਪਛੁਤਾਇਆ ਪਰਿਆ ਵਸਿ 


“ਸੇ 


ਜੱੰਢਾਰ। -- ਸਿਰੀ ੫, ੭੪, ੧ : ੩ (43) 
ਪਛੁਤਾਇਦਾ -- ਪਛਤਾਉਂਦਾ ਹੈ 
“ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ 
ਪਛੁਤਾਇਦਾ। ” 
- ਮਾਰੂ ੧, ਸੋਲਾ ੧੬, ੧੫ : ੩ (1037) 
ਪਛੁਤਾਈ -- ਪਛਤਾਉਂਦਾ ਹੈ 


“ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ 


ਪਛਾੜਿਅਨੁ -- ਪਟਕਾ ਮਾਰੇ 
"ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ। ” 
`_-- ਗਉ ੫. ਵਾਰ ੨੦ਸ, ੫, ੨ : ੩ (323) 
ਹੋਰ ਰੂਪ - ਪਛਾੜੀਐ -- 
“ਲਹਰੀ ਨਾਲਿ ਪਛਾੜੀਐ ਭੀ ਵਿਗਸੈ 
ਅਸਨੇਹਿ।” (ਧਕਿਆ ਜਾਂਣਾ) 
-- ਸਿਰੀ ੧, ਅਸ ੧੧, ੧ : ੨ (59) 


ਪਛਾੜੇ -- ਗਇਆ ਪਛੁਤਾਈ। ” 
“ਉਚਾ ਕੂਕੇ ਤਨਹਿ ਪਛਾੜੇ । ” (ਪਟਕਦੇ ਹਨ) `__= ਸਿਰੀ ੩, ਅਸ ੧੮, ੪ : ੩ (65) 
- ਮਾਝ ੩, ਅਸ ੨੧, ੪ : ੧ (121) | ਹੋਰ ਰੂਪ -- ਪਛੁਤਾਏ -- 


ਪਛਾੜਿਉ -- “ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ 







ਦੁਖੋ ਦੁਖੁ ਕਮਾਏ।” (ਪਛਤਾਉਂਦੇ ਹਨ) 


-- ਵਡ ੩, ਅਲਾ ੪, ੨ : ੩ (1259) 


-- ਗਉ ੧, ਅਸ ੧੮, ੧" : ੨ (156) 
ਕਤ 
ਪਿ (ਪਛਤਾਉਂਦਾ ਹੈ) 
- ਰਾਮ ੧, ਓਅੰ ੩੭ : ੨ (935) 
ਹੋਰ ਰੂਪ -- ਪਛੁਤਾਹਿਗਾ -- 
__ “ਰਾਮੁ ਸਿਮਰੁ ਪਛੁਤਾਹਿਗਾ ਮਨ। ” 
- ਮਾਰੂ ਕਬ, ੧, ੧" : ੧ (1106) 
ਪਛੁਤਾਹੀ -- ਪਛਤਾਉਂਦਾ ਹੈ 
ਪਛੁਤਾਹੀ ਜੀਉ। ” 
-- ਸੋਰ ੧, ੯, ੨ : ੧ (598) 
ਪਛੁਤਾਹੁ -- ਪਛਤਾਉਣ ਨਾਲ 
“ਫਿਰਿ ਪਛੁਤਾਹੁ ਨ ਪਾਵਹੁ ਪਾਰੁ। ” 
-- ਭੈਰ ਕਬ, ੯, ੩ : ੪ (1159) 
ਪਛੂਤਾਹੁਗੇ -- ਪਛਤਾਵਾ ਕਰੋਗੇ 
“ਫਿਰਿ ਪਾਫੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ।” 
-- ਸਲੋ ਕਬ, ੪੧ : ੨ (1366) 
ਪਛੂਤਾਣਾ -- ਪਛਤਾਉਣ ਲਗਾ ਰ੍ 
“ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ 
ਸਿਰੀ ਬੇਣੀ, ੧, ੪ : ੪ (93) 


- ਮਾਝ ੫, ਬਾਹਾ ੫ : ੫ (134) 
“ਅੰਧੁ ਨ ਜਾਣੈ ਫਿਰਿ ਪਛੁਤਾਣੀ।” 
(ਪਛਤਾਉਂਦਾ ਹੈ) 
-- ਆਸਾ ੧, ਵਾਰ ੯ਸ, ੧, ੨ : ੧੪ (467) 
ਪਛੂਤਾਣੀਆ -- 


1443 





ਪਛੁਤਾਣੀਆ। ” (ਪਛਤਾਉਂਦੇ ਹਨ) 
-- ਗਉ ੧, ਛੰਤ ੧, ੩ : ੩ (242) 
ਪਛੁਤਾਣੀਤਾ -- ਪਛਤਾਉਂਦਾ ਹੈ 
“ਪ੍ਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ 
ਪਛੁਤਾਣੀਤਾ। -- ਗਉ ੧, ੧੫, ੪ : ੨ (156) 
ਪਛੁਤਾਣੇ -- ਪਛਤਾਉਂਦਾ ਹੈ 
“ਸਤਿਗੁਰ ਸੇਵਾ ਨ ਕਰਹਿ ਫਿਰਿ ਫਿਰਿ ਪਛੁਤਾਣੇ।” 
-- ਗਉ ੩, ੩੭, ੩ : ੨ (163) 
(ਪਛਤਾਉਂਦੇ ਹਨ) 
-- ਬਿਹਾ ੪, ਛੰਤ ੯, ੩ : ੨ (548) 
ਪਛੁਤਾਤਾ -- ਪਛਤਾਉਂਦਾ ਹੈ 
“ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ 
ਪਛੁਤਾਤਾ ਹੇ। ” 
- ਮਾਰੂ ੩, ਸੋਲਾ ੯, ੮ : ੩ (1052) 


| ਪਛੁਤਾਨਾ -- ਪਛਤਾਉਂਦਾ ਹੈ 


“ਜਮਿ ਪਕੜਿਆ ਤਬ ਹੀ ਪਛੁਤਾਨਾ। ` 
-- ਗਉ ੩, ਅਸ ੨, ੬ : ੩ (230) 


-- ਆਸਾ ੧, ੨੬, ੩ ? > (357) 
“ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ 
(ਪਛਤਾਉਂਦੇ ਹਨ) 
-- ਆਸਾ ੫, ੧੨੮, ੧ : ੨ (403) 
ਪਛੁਤਾਨੇ - ਪਛਤਾਏ 
“ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ 
--ਬਿਹਾ ੫, ੯, ੩ : ੬ (548) 


ਕਵ੪ ॥ ਹੈਤਾਂ 


ਪਛੁਤਾਨ । 


“ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ 
ਸੁਧ ਮਿਲੇ ਖੋਟੇ ਪਛੁਤਾਨੈ।” (ਪਛੁਤਾਏ) 
-- ਕਲਿ ੪, ੫. ੩ : ੨ (1321) 
ਪਛੁਤਾਪ -- ਪਛਤਾਵਾ 
“ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ 
ਪਛੁਤਾਪ। ` 





₹= ਨੀ ਉ,.. 2. ੧੮੨ (12607 


ਪਛੁਤਾਪਿਆ -- ਪਛਤਾਇਆ 


“ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ | 


ਪਛੂਤਾਪਿਆ। ” 


- ਬਿਹਾ ੫, ਛੰਤ ੭, ੩ : ੫ (546) 


-ਗਉ ੫, ਬਾਅ ੧੭ : ੬ (253) 
ਪਛੁਤਾਯਉ -- ਪਛਤਾਵਾ 
“ਕਲਿ ਘੋਰ ਸਮੁਦੁ ਮੈ ਬੂਡਤ ਥੇ ਕਬਹੂ ਮਿਟਿ ਹੈ 
ਨਹੀ ਰੇ ਪਛੁਤਾਯਉ। ” 
- ਸਵ ੫. ਮਥੁ ੬ : ੨ (1409) 
ਪਛੁਤਾਵਏ -- ਪਛਤਾਉਂਦਾ ਹੈ 
“ਜੋ ਪ੍ਰਭੂ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ 
ਪਛੁਤਾਵਏ।” ___ 
- ਧਨਾ ੪, ਛੰਤ ੧, ੪ : ੪ (690) 
ਪਛੁਤਾਵਹਿ -- ਪਛਤਾਉਂਦਾ ਹੈ 
'ਘਾਲਿ ਘਾਲਿ ਅਨਿਕ ਪਛੁਤਾਵਹਿ।” 
- ਗਉਂ ੫, ਬਾਅ ੨੦ : ੫ (254) 
ਹੋਰ ਰੂਪ -- ਪਛੁਤਾਵਹਿਗਾ -- 
“ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ 
ਕੁਮਤਿ ਭ੍ਰਮਿ ਲਾਗਾ।” 

____ - ਸਿਰੀ ਬੇਣੀ, ੧, ੧" 
ਪਛੁਤਾਵਹੇ -- ਪਛੁਤਾਉਂਦਾ ਹੈ 
ਪਛੁਤਾਵਹੇ। ” 

- ਆਸਾ ੩. ਛੰਤ ੭, ੬ : ੩ (441) 
ਪਛੁਤਾਵਣਾ -- ਪਛਤਾਵਾ ਹੋਣਾ 
ਆਇ ਗਇਆ ਪਛੁਤਾਵਣਾ ਜਿਉ ਸੁੰਏ ਘਰਿ 
ਕਾਉ।”” _-- ਸਿਰੀ ੧, ਅਸ ੮, ੩ : ੩ (58) 
ਹੋਰ ਰੂਪ -- ਪਛੁਤਾਵਣਿਆ -- 

"ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ 
ਗਣਿਆ ਪਛੁਤਾਵਣਿਆ। (ਪਛਤਾਉਂਦਾ 

ਹੈ) _.-- ਮਾਝ ੩, ਅਸ ੩੦, ੬ : ੩ (127) 
ਪਛੁਤਾਵਾ -- ਪਸਚਾਤਾਪ, ਅਫਸੋਸ 
"ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ।” 


- ਸੂਹੀ ੩, ਵਾਰ ੭ਸ, ੩, ੨ : ੨ (787) 


 %। (6210 


1444 











ਪਛੁਤਾਵੈ -- ਪਛਤਾਉਂਦਾ ਹੈ 
“ਓਹ ਬਿਨਸੈ ਉਹੁ ਮਨਿ ਪਛੁਤਾਵੈ। ” 


- ਗਉ ੫. ਸੁਖ ੫, ੩ : ੪ (268) 


ਹੋਰ ਰੂਪ -- ਪਛਤਾਵੈ -- 
“ਦਾਤਿ ਕਰੈ ਨਹੀ ਪਛੁੋਤਾਵੈ।” (ਪਛਤਾਉਂਦਾ) 
- ਪ੍ਰਭਾ ੫, ੧, ੩ : ੩ (1337) 
| ਪਛੁਤੋਹੀ -- ਪਛਤਾਏਗਾ 
“ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ।” 
- ਸੋਰ ੫, ੪, ੩ : ੨ (609) 
ਪਛੋਤਾਉ -- ਪਛਤਾਵਾ 


“ਨ ਹੋਵੀ ਪਛੋਤਾਉ ਤੁਧਨੋ ਜਪਤਿਆ।” 
- ਗੁਜ ੫, ਵਾਰ ੭ : ੨ (519) 
ਪਛੋਤਾਇ -- ਪਫ਼ਤਾਵਾ 
“ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ 
ਪਛੋਤਾਇ।” 
-- ਸੋਰ ੪, ਵਾਰ ੨੯ਸ, ੩, ੧ : ੨ (653) 
ਹੋਰ ਰੂਪ -- ਪਛੋਤਾਇਆ -- 
“ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ 
ਪਛੋਤਾਇਆ।” (ਪਛਤਾਇਆ) 


- ਪ੍ਰਭਾ ੧, ਅਸ ੪, ੧ : ੨ (1344) 


ਪਛੋਤਾਇਦਾ -- ਪਛਤਾਉਂਦਾ 


“ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ 
ਪਛੋਤਾਇਦਾ। ” 

- ਮਾਰੂ ੧, ਸੋਲਾ ੧੪, ੧੩ : ੩ (1035) 
ਪਛੋਤਾਈਐ -- ਪਛਤਾਈਏ 
'ਜੀਵਦਿਆ ਮਰੁ ਮਾਰਿ ਨ ਪਛੋਤਾਈਐ। ” 

- ਮਾਝ ੧, ਵਾਰ ੨੦ : ੧ (147) 
ਪਛੋਤਾਹਿ -- ਪਛਤਾਉਂਦਾ ਹੈ 
“ਬੁਠੁ ਧੜੇ ਕਰਿ ਪਛੋਤਾਹਿ।” 
-- ਆਸਾ 8, ੫੪, 2 : ੨ (366) 
ਪਛੋਤਾਣੀ -- ਪਛਤਾਈ, ਪਛਤਾਵਾ ਕਰਨਾ ਪਿਆ 
“ਦੂਜੈ ਲਾਗੀ ਫਿਰਿ ਪਛੋਤਾਈ। ” 

੮ ਮਾਝ ੩, ਅਸ ਤਤ, ੪ : < (129) 
ਹੋਰ ਰੂਪ - ਪਛੋਤਾਣੇ -- 

“ਪਾਪ ਕਰੈ ਤਾ ਪਛੋਤਾਣੇ ।” (ਪਛਤਾਏ) 
- ਧਨਾ ੫, ੨੨, ੩.: ੪ (676) 


ਪਛੋਤਾਵਏ -- ਪਫਤਾਏ 


੪੪ 


ਪਛੋਤਾਵਹੀ 1445 ਪੰਵੂ 





ਪਛੋਤਾਵਏ । ” ਪੰਜਵਾ ਪਾਇਆ ਘਿਰਤੁ।” 

>- ਬੂਥਾਂ ੧. ਛੱਡ ਏ, ਏ ; ਜੋ (੧113) - ਆਸਾ ੧, ਵਾਰ ੧੯ਸ, ੧, ੧ : ੫ (473) 
ਪਛੋਤਾਵਹੀ -- ਪਛਤਾਉਂਦਾ ਹੋਰ ਰੂਪ -- ਪੰਜਵੀਂ - 

“ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ।” “ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ 

- ਆਸਾ ੧, ਅਸ ੧੬, ੮ : ੧ (420) ਸਨਾਇ।” 
ਪਛੋਤਾਵਹੁ -- ਪਛਤਾਵਾ ਕਰੋ, ਪਛਤਾਵੇ - ਮਾਝ ੧, ਵਾਰ ੭ਸ, ੧, ੩ : ੩ (141) 
“ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ । ” ਪੰਜਵੈ -- 

- ਆਸਾ ੧, ਅਸ ੧੩, ੭ : ੧ (418) “ਪੰਜਵੈ ਖਾਣ ਪੀਅਣ ਕੀ ਧਾਤੁ ।” 
ਪਛੋਤਾਵਣਾ -- ਪਛਤਾਉਣਾ -- ਮਾਂਝ ੧, ਵਾਰ ੧ਸ, ੧, ੨ : ੫ (137) 
“ਕਰਿ ਅਉਗਣ ਪਛੋਤਾਵਣਾ। ” ਪੰਜਾ -- ਪੰਜਾਂ ਦੇ ਹੀ 

- ਆਸਾ ੧, ਵਾਰ ੧੪ : ੫(471) | 'ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ।” 
ਹੋਰ ਰੂਪ - ਪਛੋਤਾਵਣਿਆ -- = ਮਾਝ ੧, ਵਾਰ ੭ਸ, ੧, ਤੇ : ੧ (141) 
“ਉਨੀ ਕਿ ਕਰਿ ਜੱਟ 'ਅੰਕੈਰੀ ਰਿ ਪੰਜਿ - ਪੰਜ, ਗਿਣਤੀ ਦੀ ਇਕ ਇਕਾਈ, ਚਾਰ 
ਅਵਗਣ ਪਛੋਤਾਵਣਿਆ। ”? ਜਮਾ ਇਕ 
- ਮਾਝ ੧, ਅਸ ੧, ੨ : ੩ (109) | “ਹਉਂ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ 
ਪਛੋਤਾਵਾ -- ਪਛਤਾਵਾ ਸਰੀਕ ਜੀਉ।” 
“ਪਛੋਤਾਵਾ ਨਾ ਮਿਲੈ ਜਬ ਚੁਕੈਗੀ ਸਾਰੀ।” _ -- ਸਿਰੀ ੫, ੨੯, ੪ : ੩ (73) 

- ਤਿਲੰ ੧, ਅਸ ੧, ੩ : ੧ (725) [ ਤੀਸਿ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ।” 
ਪਛੋਤਾਵੈ -- ਪਫਤਾਉਂਦਾ ਰ (ਸੰਗੀਤ ਦੇ ਪੰਜ ਅੰਗ (ਗਾਇਣ, ਵਾਦਣ, ਲੈ, 
“ਆਪੇ ਦੇਇ ਨ ਪਛੋਤਾਵੇ। ” ਤਾਲ, ਨ੍ਰਿਤ) __-- ਸਵ ੩, ੧੨ : ੪ (1394) 

-- ਮਾਝ ੩, ਅਸ ੬, ੫ : ੨ (112) | ਪੰਜੀਰੁ -- ਘੀ ਵਿਚ ਆਟਾ ਭੁੰਨ ਕੇ ਜੀਰਾ ਮਿਲਾ 
ਪਛੋਰਹਿ -- ਪਟਕਾਏ, ਮਾਰੇ, ਪਛਾੜੇ ਕੇ ਬਣਾਇਆ ਇਕ ਖਾਦ ਪਦਾਰਥ 
“ਹਾਬ ਪਛੋਰਹਿ ਸਿਰੁ ਧਰਨਿ ਲਗਾਹਿ।” “ਕਰਿ ਪੰਜੀਫੁ ਖਵਾਇਓ ਚੋਰ।” 

-- ਭੈਰ ੫, ੫੪, ੨ : ੩ (1152) -- ਭੈਰ ੫, ੧, ੨ : ੧ (1136) 
ਪਛੋੜੀ -- ਪਟਕਾਏ, ਮਾਰੇ ਪਜੂਤਾ -- ।. ਪਕੜਿਆ ਹੋਇਆ ਭਾਵ ਸਹਾਰਾ 


"ਭੂਮਿ ਭੁਮਿ ਰੋਵੈ ਹਾਥ ਪਛੋੜੀ।” ਪ੍ਰਾਪਤ ੍‌ ੍‌ 

%< ਸਾ ੫, €, ੩ : ੨ (575) 'ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ। ” 

ਹੋਂਰ ਰੁਪ -- ਪਛੋੜੀਐ -- - ਆਸਾ ੧, ੧੯, ੨ : ੨ (354) 
“ਕਾਪੜ ਜਿਵੈ ਪਛੋੜੀਐ ਘੜੀ ਮੁਹਤ | 2- ਫੜਿਆ ਹੋਇਆ _._ 

ਘੜੀਆਲੂ।” (ਪਟਕਾਈਏ ਭਾਵ ਕੁਟੀਏ) ਸਾਹੁ ਪਜੂਤਾ ਪ੍ਰਵਣਤਿ ਨਾਨਕ ਲੇਖਾ ਦੇਹਾ।” 


- ਮਾਰੂ ੩, ਵਾਰ ੪ਸ, ੩, ੧ : ੩ (1086) ` ਆਸਾ ੧, ੩8, ੪ : ੨ (359) 





ਪਛੋੜੈ -- ਰ੍ ਪੰਜੇ -- ਪੰਜ ਹੀ 
“ਸਿਰੁ ਹਾਥ ਪਛੋੜੈ ਅੰਧਾ ਮੂੜ।” (ਪਟਕਾ/ ! _`ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ।” 
ਪਟਕਾ ਕੇ ਮਾਰਨਾ) -” ਮਾਂਝ ੧, ਵਾਰ ੭ਸ, ੧, ੩ : ੧(141) 


- ਗਉ ੫, ੧੬੮, ੨ : ੨ (199) | ਪੰਵੂ -- ਪਏ ਹਾਂ 
ਪੰਜਵਾਂ -- ਚੌਥੇ ਤੋਂ ਅਗਲਾ, ਪੰਜਵੀਂ ਥਾਂ ਤੇ, ਪੰਚਮ [ _ਸਤਸੰਗਤਿ ਸਾਧ ਦਇਆ ਕਰਿ ਮੇਲਹੁ ਸਰਣਾਗਤਿ 


ਪਟ 


1446 


ਪਟੀਆ 





ਸਾਧੂ ਪੰਵੂ।” 
ਜਾ - ਬਸੰ ੪, ੭, ੨:੧(1179) 

ਪਟ -- 1. ਰੇਸ਼ਮ 

'ਘਿਅ ਪਣ ਭਾਂਡਾ ਕਹੈ ਨ ਕੋਇ।” 

-- ਤਿਲੰ ੧, ੨, ੩ : ੧ (72।) 
2. ਤਖਤੇ 

ਦੁਇ ਪਟ ਜੜੇ।” 

- ਰਾਮ ੧, ੩, ੨ : ੧ (877) 
ਪਟਕੈ -- ਪਟਕਾ ਕੇ ਮਾਰੇ, ਪਟਕਾਏ __ 
“ਜਉ ਜਮੁ ਘਾਟਿ ਕੇਸ ਗਹਿ ਪਟਕੈ ਤਾ ਦਿਨ 

ਕਿਛੁ ਨ ਬਸਾਹਿਗਾ।” 

. - ਮਾਰੂ ਕਬ, ੧, ੨ : ੧ (1106) 
ਪਟਣ -- ।. ਨਗਰ, ਸ਼ਹਿਰ 
“ਹਾਟ ਖਣਣ ਗੜ ਕੋਠੜੀ ਸਚੁ ਸਉਦਾ ਵਾਪਾਰ। ” 


- ਸਿਰੀ ੧, ਅਸ ੭, ੨ : ੩ (57). 


ਹੋਰ ਰੂਪ -- ਪਟਣੁ -- 
“ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ 
ਸਚੁ ਵਾਪਾਰੋ।” 
- ਰਾਮ ੧, ਸਿਗੋ ੮ : ੩ (939) 
ਪਟੰਤਰਾ -- (ਪਟ-ਅੰਤਰਾ) ਪਟੇ ਦਾ ਭੇਦ ਭਾਵ 
ਗੂੜ੍ਹ ਭੇਦ (ਸ਼ਬਦਾਰਥ, ਨਿਰਣੈ) 
ਸਮਾਨਤਾ, ਮੁਕਾਬਲਾ (ਮਹਾਨਕੋਸ਼); 
ਨਿਰਣਾ, ਫੈਸਲਾ (ਕੋਸ਼, ਨਿਬੇੜਾ, 
: ਸੰਥਿਆ) ਰ੍ 
“ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ। ” 
- ਸੂਹੀ ੩, ਵਾਰ ਦਸ, ੨, ੧ : ੨ (766) 
ਪਟੰਤਰਿ -- ਬਰਾਬਰ, ਤੁਲ, ਸਮਾਨ _ 
“ਤਾਸੁ ਪਟੰਤਰਿ ਨ ਪੂਜੈ ਹਰਿ ਜਨ ਕੀ ਪਨਿਹਾਰਿ।” 
- ਸਲੋ ਕਬ, ੧੫੯ : ੨ (1373) 
ਪਟੰਬਰ -- ਪਟ“ਅੰਬਰ, ਰੇਸ਼ਮੀ ਵਸਤਰ _ 
"ਪਾਟ ਪਟੰਬਰ ਪਹਿਰਿ ਹਢਾਵਉ।” 
-- ਗਉ ੧. ਅਸ ੧੦, ੧ : ੨ (225) 
ਪਟੰਬੁ -- ਪਾਖੰਡ 
“ਕਰਿ ਪਣੰਬੁ`ਗਲੀ' ਮਨੁ ਲਾਵਸਿ ਸੰਸਾ ਮੂਲਿ ਨ 
ਜਾਵਸਿਤਾ।” -- ਗਉ ੧, ੧੫, ੩ : ੧ (155) 
ਪਟਮੰਜਰੀ - ਇਕ ਰਾਗਨੀ, ਦੀਪਕ ਰਾਗ ਦੀਆਂ 


ਪੰਜ ਰਾਗਨੀਆਂ ਵਿਚੋਂ ਇਕ 
“ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ। ” 
-- ਰਾਂਗ ੧ : ੩੫ (1430) 
ਪਟਰਾਨੀ -- ਵਡੀ ਰਾਣੀ 
“ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ 
ਪਟਰਾਨੀ।” (ਭਾਵ ਪ੍ਰਹਿਲਾਦ ਦੀ ਮਾਂ) 
ਰ - ਭੈਰ ਨਾਮ, ੯, ੨ : ੧ (1165) 
ਪਟਲ -- ਪੜਦੇ, ਧੋਖੇ 
“ਸੰਪਤਿ ਬਿਪਤਿ ਪਟਲ ਮਾਇਆ ਧਨੁ। ” 
-- ਆਸਾ ਰਵਿ, ੪, ੨ : ੧ (487) 
ਹੋਰ ਰੂਪ -- ਪਟਲਿ -- 
“ਪਾਰਬ੍ਰਹਮੁ ਮਾਇਆ ਪਟਲਿ ਸਿ ਸਰਿਆ।” 
(ਪਰਦੇ ਨਾਲ, ਪਰਦੇ ਸਦਕਾ) 
ਰ - ਬਿਲਾਂ ੫, ੧੬, ੩ : ੨ (805) 
ਪਟਲੂੰ -- 
“ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ 
ਪਟਲੁ ਕ੍ਰਿਪਾ ਕਰਿ ਜਾਰਹੁ।” 
-- ਬਿਲਾ ੫, ੧੨੩, ੧ : ੨ (829) 
ਪਟਲੁ -- ।. ਪਰਦਾ, ਵੇਖੋ “ਪਟਲ” 
2. ਓਟ, ਆਸਰਾ, ਭਾਵ ਆਸ ਕਰਨੀ 
“ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ 
ਅਵਰ ਆਸ ਕਛੂ ਪਟਲੂ ਨ ਕੀਜੈ। ” 

- ਧਨਾ ੫, ੨੯, ੩ : ੧(678) 
ਪਟਵਾਰੀ -- ਪਿੰਡ ਦਾ ਪਤੀਵਾਰ ਹਿਸਾਬ ਰਖਨ 
ਵਾਲਾ ਕਰਮਚਾਰੀ 
“ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ।” 

- ਸੂਹੀ ਕਬ, ੫, ੧“ : ੧ (793) 
` ਪਟਿ -- ਪਟ (ਰੇਸ਼ਮ) ਦੇ 
“ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ 
ਅੰਬਾਰੇ।”” -- ਵਡ ੧, ਅਲਾ ੩, ੬ : ੧ (580) 
ਪਟੀ -- ਅਖਰ ਲਿਖਣ ਦੀ ਤਖਤੀ 
“ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ।” 
-- ਰਾਮ ੧, ਓਅੰ ੫੪ : ੩ (938) 
ਪਟੀਆ -- 1. ਇਸਤ੍ਰੀ ਦੇ ਸ਼ਿੰਗਾਰ ਵਜੋਂ ਮਥੇ ਤੇ 
“ਜਿਨ ਸਿਰਿ ਸੋਹਨਿ ਪਟਣੀਆ ਮਾਂਗੀ ਪਾਇ 
ਸੰਧੂਰੁ। - ਆਸਾ ੧, ਅਸ ੧੧, ੧ : ੧ (417) 


ਪਟ 1447 












ਟ ਪੰਡਿਤ 
2. ਤਖਤੀ ਰ ਪਠਾਣੀ -- ਪਠਾਣਾ ਵਾਲਾ 
“ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ।” । “ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ 
-- ਭੈਰ ੩, ੨੦, ੧ : ੧ (1133) ਅਮਲੁ ਕੀਆ।” 


-- ਆਸਾ ੧, ਵਾਰ ੧੩ਸ, ੧, ੨ : ੧੦ (470) 
ਪਠਾਵਹੁ -- ਭੇਜੋ, ਘਲੋ 
“ਪਾਛੈ ਤੇ ਜਮੁ ਕਿਉ ਨ ਪਠਾਵਹੁੂ । ” 
ਰ੍ -- ਗਉ ਕਬ, ੩੨, ੩ : ੨ (329) 


ਪਣੁ - ਰੇਸ਼ਮੀ ਵਸਤਰ 
ਲੇਈ।” ___-- ਆਸਾਂ ੧, ੩੫, ੩ : ੧ (359) 
ਪੰਟੈ -- ਸਨਦ, ਅਧਿਕਾਰ ਪੱਤਰ 


“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ | ਪੰਡ -- ਗਠੜੀ ਰ 
ਲਿਖਾਇਆ।” ਹੂ “ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ।” 
- ਸੇਰ ਕਬ, ੩, ੨ : ੨ (654) (ਪਰਾਲੀ ਦੀ ਗਠੜੀ ਬੰਨਣੀ ਭਾਵ ਬੇਅਰਥ ਕਾਵਾਂ 
ਪਟੋਲਾ -- ਰੇਸ਼ਮੀ ਵਸਤਰ ਰੌਲੀ ਪਾਣੀ) _ -- ਸਿਰੀ ੧, ੩, ੨ : ੩ (15) 


“ਪਰਮ ਪਟੋਲਾ ਤੈ 77ਹਿ ਦਿਤਾ ਢਕਣ ਕੂਪਤਿ ਮੇਰੀ।” 
-- ਗੂਜ ੫, ਵਾਰ ਦਸ, ੫, ੧ : ੧ (520) 

ਪਠਾਇ - - ਭੇਜ ਕੇ, 
“ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ। ” 
-- ਸਲੋ ੩, ੫੧ : ੨ (1420) 


ਪੰਡਤ -- ਵਿਦਿਆ ਵਿਚ ਨਿਪੁੰਨ ਮਨੁੱਖ 
“ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾ ਮਨ ਕਾ 
ਮਾਠਾ। - ਮਾਰੂ ੫, ੧੫, ੧ : ੧ (1003) 
ਪੰਡਤੀ =- ਪੰਡਤਾਂ (ਵਿਦਿਵਾਨਾਂ) ਨੇ ਰ 
“ਵੇਲ ਨ ਪਾਈਆ ਖੰਡਤੀ ਜਿ ਹੋਵੈ ਲੇਖੁ ਪੁਰਾਣੁ।” 


ਹੋਰ ਰੂਪ -- ਪਠਾਇਓ -- -- ਜਪ ੧, ੨੧ : ੧੧ (4) 
“ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ । ਪੰਡਾ -- ਗਠੜੀਆਂ 
ਸਖਾ ਗਲਿ ਲਾਗੈ। (ਭੇਜਿਆ) “ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ 
- ਸਾਰ ੫, ੨੮, ੨ : ੨ (1210) ਕੋਇ।” 


ਪਠਾਇਆ - __ 
“ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ।” 


.-- ਸਾਰ ੪. ਵਾਰ ੮ਸ, ੧, ੧ : ੩ (1240) 


ਪੰਡਿਤ -- ਵਿਦਿਆ ਵਿਚ ਨਿਪੁੰਨ, ਵਿਦਵਾਨ, 


-- ਮਲਾ ੧, ਅਸ ੧, ੫ : ੧ (1273) 

ਪਠਾਏ -- . 'ਤ 

“ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ 
ਬੁਲਾਇ ਲਇਆ। ” (ਭੇਜੇ) 

-- ਰਾਮ ੧. ਅਸ ੭, ੧੦ : ੧ (907) 

“ਏ ਸੁਵਣਹੁ ਮੇਰਿਹੋ ਸਾਚੈ ਸੁਨਣੈ ਨੇ ਪਠਾਏ। ” 
(ਭੇਜੇ, ਨੀਅਤ ਕੀਤੇ ਗਏ) 

- ਰਾਮ ੩, ਅਨੰ ੩੭ : ੧ (922) 

ਪਠਾਣਾਂ -- ਅਫਗਾਨ 


“ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ 


ਵਗਾਈ। ”-- ਆਸਾ ੧, ਅਸ ੧੨, ੫ : ੧(418) 


ਗਿਆਨਵਾਨ 
ਨਾਲੇ। ” -- ਜਪੁ ੧, ੨੭ : ੧੦ (6). 
ਸਥਾਨਿ। ”-- ਸਿਰੀ ੧, ਅਸ ੧੭, ੨ : ੨ (64) 
“ਪੰਡਿਤ ਹਰਿ ਪੜ੍ਹ ਤਜਹੁ ਵਿਕਾਰਾ।” 
-- ਗਉ ੩, ਅਸ ੨, ੧" : ੧ (229) 
ਹੋਰ ਰੂਪ -- ਪੰਡਿਤਹ -- 
“ਭਾਗ ਉਦਿਮ ਲਬਧ੍ਰੰ ਮਾਇਆ ਨਾਨਕ 
ਸਾਧਸੰਗਿ ਖਲ ਪੰਡਿਤਹ।” (ਪੰਡਿਤ ਨੂੰ) 
ਰ੍ -- ਸਸ ੫, ੩੧ : ੩ (1356) 
ਪੰਡਿਤਾ -- 
“ਸੁਆਮੀ ਪੰਡਿਤਾ ਤੁਮ੍‌ ਦੇਹੁ ਮਤੀ।” (ਹੇ 
- ਬਸੰ ੧, ੧੧, ੧": ੧(1171) 


ਪੰਡੀਅਨ 
“ਪਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ।” 
(ਪੰਡਿਤਾਂ ਨੂੰ) 

=ਦਾ ਸਾਰ'9, ਵਾਰ ੧੧. 3. 2 “ 2 (12411 
ਪੰਡਿਤੁ -- 

“ਪੰਡਿਤੁ ਪੜੈ ਬੰਧ ਨ ਮੋਹ ਬਾਧਾ ਨਹ ਬੁਝੇ 

ਬਿਖਿਆ ਪਿਆਰਿ।” ( ਗਿਆਨਵਾਨ) 

(ਵਿਦਿਆਵਾਨ) 

- ਸਿਰੀ ੩, ੫੧, ੨ :.੨ (33) 

“ਤਤੁ ਪਛਾਣੈ ਸੋ ਪੰਡਿਤੁ ਹੋਈ।” 





`” ਮਾਝ ੩, ਅਸ ੩2, ੧ : ੨ (128) 


0] ] ਦਾ 2 ਛ 


ਪਿਛਵਾਰਲਾ। ” 
- ਮਲਾ ਨਾਮ, ੨, ੩ : ੨ (1293) 
ਪਡੀਆ -- ਪੰਡਤ 
'ਪਡੀਆ ਕਵਨ ਕੁਮਤਿ ਤੁਮ ਲਾਗੇ। 
- ਮਾਰੂ ਕਬ, ੧, ੧" : ੧ (1102) 
ਪੰਡੀਆ -- ਪੰਡਤ, ਪਾਂਡੇ 
“ਅਚਰਜ ਏਕੁ ਸਨਹੁ ਕੇ ਪੰਡੀਆ ਅਬ ਕਿਛੁ 
ਕਹਨ ਨ ਜਾਈ।” 
--ਸਿਰੀ ਕਬ, ੩, ੧ : ੧ (92) 
ਪੰਡੈ -- ਪੰਡ ਵਿਚ ਭਾਵ ਹਦ ਵਿਚ ਬੱਝਾ 


ਪਾਇਆ।”” -- ਬਸੰ ੧, ੧੧, ੨ : ੧ (1171) 
ਪਢਿਅਉ -- ਪੜਿਆ 
“ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ 
ਇਕੁ ਪਛਾਣਿਓ। ”-- ਸਵ ੩, ੧੨ : ੧ (394). 
ਪਢੇ -- ਪੜੇ 
"ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲਮਹਿ 
ਖਬਰਿ ਨ ਹੋਈ।” 


-- ਆਸਾ ਕਬ, ੨੯, ੨ : ੨ (483) 
ਪਣੀਆ -- ਜੋਤੀ, ਜੋੜੇ 
"ਨਾਨਕ ਪੀਆ ਪਹਿਰੈ ਸੋਇ। ” 
-- ਮਲਾ ੧, ੬, ੪ : ੪ (1256) 
ਪਤ -- ।. ਪਤੇ 
“ਪਬਣਿ ਕੇਰੇ ਪੜ ਜਿਉ ਢਲਿ ਢੁਲਿ ਜੁੰਮਣਹਾਰਿ।” 
- ਸਿਰੀ ੧, ੨੪, ੧ : ੨ (23) 


1448 

















"ਪਤ ਪਰਾਪਤਿ ਛਾਵ ਘਣੀ ਚੂਕਾ ਮਨ 
ਅਭਿਮਾਨੁ । ” - ਬਸੰ ੧, ੧, ੨ : ੨ (1168) 
2. ਤੁੰਬੇ 
“ਭਉ ਭਾਉ ਦੁਇ ਪੜ ਲਾਇ ਜੋਗੀ ਇਹੁ ਸਰੀਰੁ 
ਕਰਿ ਡੰਡੀ।” 
-- ਰਾਮ ੩, ਅਸ੧,੫: ੧ (908) 
। ਪਤੰਗ -- ਪਤੰਗਾ, ਭੰਬਟ, ਪਰਵਾਨਾ, ਭੌਰਾ 
“ਕਬਹੂ ਕੀਟ ਹਸਤਿ ਪਤੰਗ ਹੋਇ ਜੀਆ।” 
- ਗਉ ੫, ਸੂਖ ੧੧, ੭ : ੫ (277) 
'ਲਪਟਿ ਰਹਿਓ ਰਸਿ ਲੋਭੀ ਪਤੰਗ।”! (ਭੌਰਾ) 
- ਗਉ ੫, ਸੁਖ ੧੫, ੪ : ੮ (283) 
ਪਤੰਗਮ -- ਪਤੰਗੇ 
ਰਾਮੁ ਸਮਾਨਾ ਰੇ।” 
- ਮਾਲੀ ਨਾਮ, ੩, ੧ : ੨ (988) 
ਪਤੰਗਾ -- ਭੰਬਟ, ਪਰਵਾਨ, ਭੌਰਾ 
"ਕਈ ਜਨਮ ਭਏ ਕੀਟ ਪਤੰਗਾ। ” 
- ਗਉਂ ੫, ੧੨, ੧ : ੧ (176) 
ਪਤੰਗੂ -- ।. ਕੀੜਾ, ਲੇਹਾ (ਸ਼ਬਦਾਰਥ, ਕੋਸ਼) 
ਮਿ 
ਪਤੰਗੁ । ” ` ਸਿਰੀ ੫, ਅਸ ੨੫, ੧" : ੨ (69) 
(ਮਹਾਨਕੋਸ਼ ਤੇ ਨਿਰਲੈ ਇਸ ਦੇ ਅਰਥ “ਕਿਸੇ 
ਅੰਗ ਨੂੰ ਅਤੇ ਦਰਪਣ” ਰਤਾ ਵੀ ਕਰਦੇ ਹਨ) 
2. ਪਤੰਗਾ, ਕੀੜਾ 
-- ਗਉਂ ੧, ਅਸ ੧੧, ੩ : ੧ (225) 
3. ਰਤਾ ਵੀ, ਥੋੜੀ ਜਿਹੀ ਵੀ 
"ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ 
ਹਰਿ ਨਾਮਿ ਭੀਜੈ ਹੇ।” 
- ਮਾਰੂ ੩, ਸੋਲਾ ੬, ੭ : ੩ (1049) 
“ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ 
ਭਾਇ।” _-- ਸਲੋ ੩, ੪੫ : ੪ (1418) 
ਪਤਣਿ -- ਨਦੀ ਕਨਾਰੇ ਦਾ ਉਹ ਸਥਾਨ ਜਿਥੇ 
ਬੇੜੀ ਆ ਕੇ ਖਲੋਦੀ ਹੈ, ਦਰਿਆ ਤੋਂ 
ਪਾਰ ਹੋਣ ਦਾ ਸਥਾਨ 
““ਪਤਣਿ ਕੂਕੇ ਪਾਤਣੀ ਵੰਵਹੁ ਧ੍ਰਕਿ ਵਿਲਾੜਿ।” 


- ਮਾਰੂ ੧, ਅਸ ੧੦, ੬ : ੧ (1015) 


ਪਤੰਤਿ 


1449 


ਪਤਿ 





ਹੋਰ ਰੂਪ -- ਖਤਣੂੰ -- 


“ਆਧੇ-ਖੜਣੂ ਪਾਤਣੀ ਪਿਆਰਾ ਆਪੇ ਪਾਰਿ 


ਲੰਘਾਹੂ । ”” 


ਪਤੰਤਿ -- ਡਿਗਦਾ ਹੈ 


- ਸੋਰ ੪, ੧, ੩ : ੩ (604) 


ਨਾਨਕ। `` 
ਪਤਨ -- ਡਿਗਦਾ ਹੈ 
“ਜਿਉ ਦੀਪ ਪਤਨ ਪਤੰਗ। ” 
- ਬਿਲਾ ੫, ਅਸ ੨, ੮ : ੧ (838 
ਹੋਰ ਰੂਪ -- ਪਤਨੁ -- 


“ਜੋ ਨਿੰਦੇ ਤਿਸ ਕਾ ਪਤਨੁ ਹੋਇ।” (ਅਧੋਗਤ, 


ਜੁਵਾਲ) _-- ਗੋਂਡ ੫, ੧੮, ੩ : ੨ (867 


ਪਤਰਿ -- ਪਤਰ (ਭਾਂਡੇ) ਵਿਚ 


ਪਤਰਿ ਭਰਿ ਪਾਨੀ।” 


-ਸਸ੫,੩:੫(1354) 


1 


1 








- ਆਸਾ ਕਬ, ੪, ੧ : ੧ (476) 


ਪਤਰਿਆ -- ਪਤਿ ਰਹਿਤ ਹੋਇਆ, ਡਿਗਿਆ 


“ਕਵਨੁ ਕਵਨੁ ਨਹੀਂ ਪਤਰਿਆ ਤੁਮਰੀ ਪਰਤੀਤਿ।” 


- ਬਿਲਾਂ ੫, ੫੮, ੧: ੧ (615 
ਪਤਰੀਐ -- ਪਤਰਾਂ (ਪਤਿਆਂ) ਵਾਲੇ 


1 


“ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ।” 


-- ਮਾਝ ੧, ਵਾਰ ੧੧ਸ, ੧, ੨ : ੫ (143 
ਪਤਲਿ -- ।. ਪਤਿਆਂ ਦੀ ਥਾਲੀ 
"ਪਿਛੇ ਪਤਲਿ ਸਦਿਹੁ ਕਾਵ।” 

-- ਮਾਝ ੧, ਵਾਰ ੧ੋਸ, ੧, ੨ : ੧੪ (138 

2. ਮਰੇ ਦੇ ਕਲਿਆਣ ਲਈ ਪੱਤਿਆਂ ਦੀ ਥਾਲੀਪਡੂੰਨੇ 


1 


ਵਿਚ ਬ੍ਰਾਹਮਣਾਂ ਆਦਿ ਨੂੰ ਭੋਜਨ ਕਰਵਾਉਣਾ 
“ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ 


'ਕਿਥਾਊ ਪਾਹੀ।” 


ਦੇ ਮਾਲ 3 ਵਾਰ ੨੬ਸ, ੧, ੧ : ੫ (149) 


ਪਤਲੀ -- 
“ਇਸ ਐਮਨੈ ਪਤਕੀ ਸਹ ਜੋਰ ਬੋਲ” 
-- ਸੂਹੀ ਫਰ, ੨, ੨ : ੧ (794 
ਪਤਾਲ -- ਪ੍ਰਿਥਵੀ ਦੇ ਹੇਠਲਾ ਲੋਕ 
“ਪੰਡ ਪਤਾਲ ਦੀਪ ਸਭਿ ਲੋਆ।” 
-- ਮਾਰੂ ੫, ਸੋਲਾ ੫, ੭ : ੧ (1076 
ਹੋਰ ਰੂਪ -- ਪਤਾਲੰ -- 


) 


) 


"ਦਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ 
ਦਿਸਿ ਨਾਮ ਪਤਾਲੰ। ” (ਪਤਾਲਾਂ ਵਿਚ ਵੀ) 
- ਮਲਾ ੧, ਅਸ ੪, ੮ : ੧ (1275) 
ਪਤਾਲਾ -- 
“ਡੋਲ ਬਧਾ ਕਸਿ ਜੇਵਰੀ ਆਕਾਸਿ ਪਤਾਲਾ। ” 
(ਪਤਾਲ ਵਿਚ ਭਾਵ ਹੇਠਾਂ) 
- ਗਉਂ ੧, ਅਸ ੧੭, ੬ : ੨ (228) 
“ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ। ” 
(ਪਾਤਾਲ) -- ਸੂਹੀ ੩, ਵਾਰ ੧ : ੧ (785) 
ਪਤਾਲੀ -- 
ਤੁਮਾਰੀ।” (ਪਾਤਾਲਾਂ ਵਿਚ) 
੨੮ ਰੂ ਅਸਿ 2, ਦ 3 ਦੇ (1013) 


ਪਤਿ -- ।. ਮਾਨ, ਪ੍ਰਤਿਸ਼ਟਾ, ਇਜ਼ਤ, ਸ਼ੋਭਾ, ਸ਼ਾਨ 


“ਮੰਨੈ ਪਤਿ ਸਿਉ ਪਰਗਟੁ ਜਾਇ।” 
₹੨' ਜਪ ੧ ੧੪ 7 % 030 
ਵਿ 
-- ਰਾਮ ੧, ੧੧, ੨ : ੨ (879) 
“ਪਭਿ ਨੁ ਪਾਵਹਿ ਅਰਿ ਸਿਹਵੰਹ ਝੌਲਿ ਪਿਤ 
ਪੀ ਰਸੋ।” (ਸ਼ੋਭਾ) 
- ਤੁਖਾਂ ੧, ਛੰਤ ੬, ੪ : ੫ (1113) 
2. ਪਤੀ ਦੀਆਂ, ਪਤੀ ਨੂੰ ਮਿਲਣ ਲਈ ਭਾਵ ਪ੍ਰਭੂ 
ਨੂੰ ਮਿਲਣ ਲਈ 
“ਏਹੁ ਰਾਹਿ ਪੜਿ ਪਵੜੀਆ ਚੜੀਐ ਹੋਇ 
ਇਕੀਸ।” - ਜਪੁ ੧, ੩੨ : ੩ (7) 
(“ਨਿਰਣੈ' ਇਕੇ “ਪਤਿ” ਦੇ ਅਰਥ “ਇਜ਼ਤ? 
ਕਰਦਾ ਹੈ) 
“ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ 
ਪਰਧਾਨ। (ਪਤੀ) 
- ਕਲਿ ੫, ੪, ੨ : ੧ (1322) 
3. ਖਾਨਦਾਨ, ਕੁਲ (ਕੇਵਲ ਮਹਾਨਕੋਸ਼) 
“ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ।” 
- ਸਿਰੀ ੧, ੨੩, ੩ : ੨ (23) 
(“ਨਿਰਣੇਂ” ਤੇ ਹੋਰ ਟੀਕਾਕਾਰ ਇਥੇ ਵੀ ਅਰਥ 
ਇਜ਼ਤ ਹੀ ਕਰਦਾ ਹੈ) 
“ਹਮਰੀ ਜਾਤਿ ਪੜਿ ਸਚੁ ਨਾਉ।” (ਕੁਲ) 
- ਆਸਾ ੧, ੧੪, ੪ : ੧ (353) 


4. ਮਾਲਕ, ਸਵਾਮੀ 


1450 





“ਬਿਨਉ ਸੁਨਹੁ ਤੁਮ ਪ੍ਰਾਲਪਤਿ ਪਿਆਰੇ ਕਿਰਪਾ 
ਨਿਧਿ ਦਇਆਲਾ। ” ਰ੍ 

-- ਗਉ ੫, ੧੩੦, ੩ : ੧ (207) 

“ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ।”” 

(ਪੁਰਖਾਂ ਦਾ ਪਤੀ, ਸ਼੍ਰੋਮਣੀ ਪੁਰਖ ਭਾਵ ਪ੍ਰਭੂ) 

- ਗਉ ੫. ਸੁਖ ੨੧, ੪ : ੧ (29।) 

5. ਰਸੂਖ ਪਾ ਕੇ (ਕੇਵਲ ਸ਼ਬਦਾਰਥ) ਬਾਕੀ ਸਾਰੇ 
ਟੀਕਾਕਾਰ ਅਰਥ ਇਜਤ ਹੀ ਕਰਦੇ ਹਨ 


ਪਤਿ ਪਾਇ।”' 
- ਗਉ ੪, ਕਰ ੧. ੯ : ੧ (234) 
(ਗੁਰੂ ਨਾਲ ਰਸੂਖ ਪਾਕੇ ਹਰਿ ਨਾਮ ਦਾ ਖਰਚਾ 
ਲਿਆ) 
6. ਸਾਖ, ਇਤਬਾਰ 
“ਨਾਇ ਮੰਨਿਐ ਪਤਿ ਉਪਜੈ ਸਾਲਾਹੀ ਸਚੁ ਸੂਤੁ। ” 
-- ਆਸਾ ੧, ਵਾਰ ੧੫ਸ, ੧, ੩ : ੧ (471) 
ਕੇ ਸਾਦ ਆਪੋ ਖਾਇ।” (ਇਤਬਾਰ) 
-- ਸਲੋ ੩, ੫੧ : ੬ (1419) 
7. ਪ੍ਰਤੀਤੀ, ਨਿਸਚੇ 
“ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ 
ਕਾਹੇ ਜਨੇਊ। ” 
__`=- ਰਾਮ ੧, ਅਸ ੧, ੬ : ੧ (903) 


(“ਦਰਪਣ” ਇਥੇ 'ਪਤਿ” ਦੇ ਅਰਥ 'ਪ੍ਰਭੂਗਤੀ” - 


ਕਰਦਾ ਹੈ) 


ਰ - ਸੋਰ ੫. ਅਸ ੨, ੩ : ੨ (641) 

ਪਤਿਸਾਹੀ -- ਪਾਤਸਾਹਿਤ, ਹਕੂਮਤ 
“ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ 

ਕਾਰ ਬਣਾਈ ਹੇ।” 
- ਮਾਰੂ ੩, ਸੋਲਾ ੩, ੧ : ੩ (1046) 
ਹੋਰ ਰੂਪ -- ਪਤਿਸਾਹੀਆ -- 
“ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ 
ਰਤੇ ਪਾਤਿਸਾਹ। ” 

- ਸਲੋ ੩, ੧੧ : ੪ (1413) 


ਪਤਿਤ -- ਡਿਗਿਆ ਹੋਇਆ (ਧਰਮ ਕਰਮ ਤੋਂ) 
ਪਾਪੀ 
“ਪਤਿਤ ਪਾਵਨ ਨਾਮੁ ਕੈਸੇ ਹੁੰਤਾ।” 
-- ਸਿਰੀ ਰਵਿ, ੧, ੧“ : ੨ (93) 
“ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ 
ਲਾਗੈ ਰੇ।” -- ਗਉ ੫, ੧੩੭", ੨ : ੧ (209) 
“ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ।” 
(ਡਿੱਗੇ ਹੋਏ, ਭਾਵ ਨੀਚ) 
- ਧਨਾ ਕਬ, ੫, ੨ : ੧ (692) 
“ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ 
ਪਗਿਆਇ।” (ਭਾਵ ਨੀਵੀਂ ਜਾਤ) 
- ਸੂਹੀ ੪, ੯, ੨ : ੨ (733) 
ਹੋਰ ਰੂਪ -- ਪਤਿਤਾ -- __ 
ਬਿਧਾਤਾ ਪਾਇਆ।” (ਡਿਗਿਆ ਹੋਇਆ) 
-- ਬਿਹਾ ੫, ਛੰਤ ੩, ੨ : ੩ (543) 


- ਸੈਰ ੧, ੫, ੧ : ੧ (596) 
ਪਤਿਵੰਤ -- ਇਜ਼ਤ ਵਾਲੇ, ਇਜਤਦਾਰ 
“ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ 
ਪਤਿਵੰਤ। ” - ਗਉ ੫, ਬਾਅ ੫੩ : ੫ (261) 
ਹੋਰ ਰੂਪ -- ਪਤਿਵੰਤਾ -- 
"ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੇ 
ਜਿਸੁ ਮੀਠਾ ਜੀਉ।” (ਇਜਤ ਵਾਲਾ) 


-- ਮਾਝ ੫, ੪੯, ੧ : ੩ (108) 


ਵਾਲਾ)-- ਗਉ ੫. ਸੁਖ ੨੩, ੮ : ੩ (294) 
ਪਤਿਵੰਤੇ -- 

“ਪ੍ਰਭ ਕਉ ਸਿਮਰਹਿ ਸੇ ਖਤਿਵੰਤੇ। ” (ਇਜ਼ਤ 
ਲੇ) _-- ਗਉ ੫. ਸੁਖ ੧, ੫ : ੨ (263) 
ਪਤੀ -- ।. ਪਤ੍ਰੀ, ਜਨਮ ਕੁੰਡਲੀ 

“ਪੰਡਿਤ ਪਾਧੇ ਆਣਿ ਪਝੀ ਬਹਿ ਵਾਚਾਈਆ 

ਬਲਿਰਾਮ ਜੀਉ।” 


-.ਸੂਹੀ ੪ ਛੰਤ ੧, ੪ : ੨ (773) 





2. ਸੁਆਮੀ, ਮਾਲਕ ___ 
“ਸੋ ਐਸਾ ਰਾਜਾ ਤ੍ਰਿਭਫਣ ਪਤੀ।” 
-- ਮਲਾ ਨਾਮ, ੧, ੩ : ੬ (1292) 
ਪਤੀਅਈੈ -- ਤਸੱਲੀ ਹੁੰਦੀ 
“ਕਹਨ ਕਹਾਵਨ ਨਹ ਪਤੀਅਈਹੈ।” 
`..-- ਗਉ ਕਬ, ੪, ੪ : ੧ (322) 
ਪਤੀਆ -- ।. ਅਜ਼ਮਾਇਸ਼, ਪਰਤਾਵਾ 
“ਤੀਨਿ ਬਾਰ ਪਤੀਆ ਭਰਿ ਲੀਨਾ। ” 


-- ਗੋਂਡ ਕਬ, ੪, ੪ : ੧ (੧71) 


`-- ਭੈਰ ਨਾਮ, ੧੦, ੨੬ : ੨ (1166) 
3. ਤਸੱਲੀ, ਵਿਸ਼ਵਾਸ਼ 
“ਇਹੁ ਕਿਛੁ ਪਤੀਆ ਮੁਝੈ ਦਿਖਾਇ। ” 
`-- ਭੈਰ ਨਾਮ, ੧੦, ੨੩ : ੨ (1166) 
` ਪਤੀਆਇ-- ।. ਤਸਲੀ ਕਰਕੇ, ਖੁਸ਼ ਹੋ ਕੇ ਰੀਝ 
ਇੰ 
“ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੇ ਪਤੀਆਇ। " 
-- ਸਿਰੀ ੧, ੨੩, ੧" : ੨ (22) 
2. ਪਤੀਜਦਾ, ਨਿਸ਼ਾ ਹੁੰਦੀ, ਤਸਲੀ ਹੁੰਦੀ 


“ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ | 


ਪਤੀਆਇ। ” 
ਰ ` -- ਸਿਰੀ ੧, ਅਸ ੧੧, ੯੨ (60) 
“ਸਚੇ ਹੀ ਪਤੀਆਇ ਸਚਿ ਵਿਗਸਿਆ।” 
(ਸਰਚਿਆ, ਪਤੀਜਿਆ) _ 
ਰ `__ = ਮਾਝ ੧, ਵਾਰ ੧੮ : ੨ (146) 
“ਕਬੀਰ ਦੇਖਿ ਕੈ ਕਿਹ ਕਹ ਕਹਉ ਕਹੇ ਨ ਕੋ 
` ਪਤੀਆਇ।” (ਤਸੱਲੀ ਹੁੰਦੀ) 
-- ਸਲੋ ਕਬ, ੧੨੨ : ੧ (1371) 
ਹੋਰ ਰੂਪ -- `_ ਪਤੀਆਇਆਂ-- 
“ਸਿਕਦਾਰਹੁ ਨਹ ਪਤੀਆਇਆ। ” (ਤਸੱਲੀ 
ਹੋਈ) -- ਸੋਰ ੫, ੫੧, ੧ : ੨ (621) 
3. ਰਾਜੀ/ ਖੁਸ਼ ਹੋ ਜਾਵੇ 
“ਦੂਧੁ ਪੀਉ ਮੇਰੋ ਮਨੁ ਪਤੀਆਇ।” 
ਰ੍‌  - ਭੈਰ ਨਾਮ, ਤੇ, ੧“ : 
ਹੋਰ ਰੁਪ - ਪਤੀਆਇਆ- 
ਪਰਮ ਭਗਤਿ ਪ੍ਰਭਿ ਮਨੋ ਪੜੀਆਇਆ। 


1451 











੨ (1163) 


(ਪ੍ਰਸੰਨ/ਖੁਸ਼ ਹੁੰਦਾ ਹੈ) 
-- ਧਨਾ ੧, ਅਸ ੨, ੪ : ੪ (666) 
4. ਪਰਤਾਵਾ ਕਰਕੇ, ਪਰਖ ਕੇ, ਨਿਰਨਾ ਕਰਕੇ 
“ਸਭੂ ਕੋਈ ਦੇਖੈ ਪਤੀਆਇ। ” 
`- ` = ਭੈਰ ਨਾਮ, ੧0, ੧੮ : ੨ (1166) 
ਪਤੀਆਇਦਾ-- ਖੁਸ਼ ਕਰਦਾ, ਰੀਝਾਂਦਾ 
“ਜਿਸ ਨੇ ਤੂੰ ਪਤੀਆਇਦਾ ਸੇ ਸਣੁ ਤੁਝੈ ਅਨਿਤ। ” 
-- ਸਿਰੀ ੫, ੭੧, ੩ : ੨ (42) 
ਪਤੀਆਈਅਨੁ- ਤਸੱਲੀ ਕਰਵਾਉਣੀ ___ 
“ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ । ” 
-- ਰਾਮ ੩, ਵਾਰ ੨੧ : ੨ (956) 
ਪਤੀਆਏ -- !. ਪਰਚ ਜਾਏ ਰ 
“ਦਉਥੇ ਪਦ ਕਉ ਜੇ ਮਨੁ ਪਤੀਆਏ। ” 
-- ਧਨਾ ੧, ਅਸ ੧, 2 : ੪ (686) 
ਹੱ _ਤਸਲੀ ਕਰਦਾ ਹੈ ਰ 
“ਪਾਤਿਸਾਹ ਸਾਹ ਉਮਰਾਉ ਪਤੀਆਏ। ” 
- ਗੋਂਡ ੫, ਅਸ ੧, ੨ : ੧ (869) 
ਪਤੀਆਹੀ -- ਪਤੀਜਦਾ ਹੈ। ਸੰਤੁਸ਼ਟ ਹੋ ਜਾਂਦਾ. 
ਹੈ, ਤਸੱਲੀ ਹੋ ਜਾਂਦੀ ਹੈ 
“ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ 
ਪਤੀਆਹੀ।” 
_-- ਗਉ ਕਬ, ੭੨, ੧: ੨ (339) 
ਬਨ ਕਿ ਤਸੱਲੀ ਹੋ ਗਈ 
“ਗੁਰ ਪੂਛੇ ਮਨੁ ਪਤੀਆਗਾ। '' 
-- ਸੇਰ ਨਾਮ, ੩, ੨: ੪ (657) 
ਪਤੀਆਨਾ -- 1. ਪਤੀਜਦਾ, ਰਝਦਾ, ਨਿਸ਼ਾ, ` 
` ਤਸੱਲੀ ਰੋ ਜਾਣੀ 
“ਅਨਿਕ ਰੂਪ ਦੇਖਿਨਹ ਪਤੀਆਨਾ। ” 
-- ਗਉ ੫, ੮੦,੧: : ੨ (179) 
ਹੋਰ ਰੂਪ -- ਪਤੀਆਨੇ -- __ ਰਹ 
“ਮਨਿ ਸੰਤੋਖੁ ਆਤਮ ਪਤੀਆਨੇ । ” 
(ਪਤੀਜਦਾ/ਨਿਸ਼ਾ ਹੋ ਜਾਂਦੀ ਹੈ) 
- ਗਉ ੫. ਸੁਖ ੧੮, ੪ : ੬ (267) 
2. ਖੁਸ਼/ਪ੍ਰਸਨ ਹੋਣਾ 
“ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ।” _ 
-- ਗਉਂ ੫, ਬਾਅ ੫੦ : ੨ (260) 


_ਹੋਰ ਰੂਪ - ਪਤੀਆਨੋ -- 


ਪਤੀਆਰ੍‌ 


1452 


ਪਤੀਣੇ 





“ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ 
ਜੁਗਤਿ ਕਰਿ ਜੈਨ।” 
- ਧਨਾ ੫, ੧੩, ੨ : ੨ (674) 
3. ਪਰਚਨਾ ੍ 
ਪਤੀਆਨਾ ਰੇ।” 
- ਆਸਾ ੫, ੧੩੦, ੩ : ੨ (404) 
ਪਤੀਆਰ -- ਪਤਿਆਉਣ (ਲਈ), ਤਸੱਲੀ 
ਕਰਵਾਉਣ ਲਈ 
“ਅਵਰਿ ਕਰਮ ਲੋਕਹ ਪਤੀਆਰ। ” 
- ਭੈਰ ੫, ੨੫, ੪ : ੪ (1142) 
ਪਤੀਆਰਾ-- 1. ਪਤੀਜਨ ਵਾਲਾ 
"ਜਹ ਆਪਨ ਆਪੁ ਆਪਿ ਪਤੀਆਰਾ। ” 

- ਗਉ ੫, ਸੁਖ ੨੧, ੬ : 7 (291) 
_(ਮਹਾਨਕੋਸ਼ ਅਰਥ ਪੜੀਵਾਲਾ ਕਰਦਾ ਹੈ) 
2. ਇਤਬਾਰ, ਵਿਸ਼ਵਾਸ਼, ਭਰੋਸਾ 

"ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ 
ਪਤੀਆਰਾ। ? 


` ਗਉ ਕਬ, ੭੩, ੨ : ੧ (339) 


- ਧਨਾ ਰਵਿ, ੧, ੧ : ੧ (694) 
ਪਤੀਆਰੈ-- ਖੁਸ਼ ਹੋਣ ਨਾਲ ਪਤੀਜਨ ਨਾਲ 
"ਲੋਕ ਪਤੀਆਰੈ ਕਛੂ ਨ ਪਾਈਐ।” 

__'ਨ=ੇਸੂਰੀ ੫, 2, ੨ ; ੩ (736) 
ਪਤੀਆਵਣਿਆ-- ਪਤੀਜਦਾ ਹੈ, ਤਸੱਲੀ ਹੁੰਦੀ ਹੈ 
“ਦੀਨ ਦਇਆਲ ਮੇਰੇ ਸਾਹਿਬਾ, ਸਚੇ ਮਨੁ 

ਪਤੀਆਵਣਿਆ। ” 

- ਮਾਝ ੧, ਅਸ ੧, ੧ : ੩ (109) 
ਪਤੀਆਵੈ-- ਖੁਸ਼ ਕਰੇ, ਰੀਝਾਵੈ, ਤਸੱਲੀ ਕਰਵਾਏ 
'“ਉਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ 

ਪਤੀਆਵੈ । `-- ਗਉ ੫, ੧੬੪, ੨ : ੨ (216) 
ਪਤੀਐ-- ਪਤੀ ਜੇ, ਪਰਚੇ 








“ਝੁਠਿ ਨ ਪਤੀਐ ਪਰਚੈ ਸਾਚੈ।” 
- ਗੋਂਡ ਕਬ, ੧੦, ੨ : ੨ (872) 
ਪਤੀਜਈ-- ਰਾਜ਼ੀ ਹੋਣਾ 
“ਸਚਾ ਅਲਖ ਅਭੇਉ ਹਠਿ ਨ ਪਤੀਜਈ।” 
- ਮਨਾਂ ੧, ਵਾਰ ੧੭ : ੧ (1285) 
ਪਤੀਜਾ-- ਪੁਸੰਨ ਹੋਇਆ 
ਪਤੀਜਾ ਹੈ। ” 
- ਮਾਰੂ ੫, ਸੋਲਾ ੩, ੬ : ੩ (1074) 
ਪਤੀਜਿਆ-- ਪਤਿਆਇਆ, ਨਿਸਚੇਵਾਨ ਹੋਇਆ 
“ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ 
ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ।” 
- ਬਿਹਾ ੪, ਛੰਤ ੫, ੩ : ੩ (541) 


ਪਤੀਜੈ-- ।. ਪ੍ਰਸੰਨ ਹੁੰਦਾ ਹੈ 


“ਸਚਾ ਸਚੇਂ ਸਚਿ ਪਤੀਜੈ। ” 
੮ ਮਦ ੨. ਅਸ ੯, 22੧ (1181 
2. ਰੀਝਦਾ, ਰਝਦਾ 
"ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ 
ਅੰਤਰੇ ।” 


- ਸ਼ੂਹੀ ੧, ਛੰਤ ੫, ੮ : ੩ (767) 
“ਹਨਿ ਨ ਪਝੀਜੈ ਨਾ ਬਹੁ ਭੇਥੈ।” 

- ਧਨਾ ੧, ਅਸ ੨, ੪ : ੨ (686) 
ਪਤੀਣਾ-- ਪਤੀਜਿਆ, ਪ੍ਰਤੀਤ ਹੋ ਜਾਵੇ, ਤਸੱਲੀ ਹੋ 
“ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਛਾ।”” 

_- ਸ਼ੂਹੀ ੧, ਛੰਤ ੫, ੮ : ੨ (767) 
_ਹੋਰ ਰੂਪ - ਪਤੀਣੀ -- 

“ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ 
ਪਿਰ ਭਾਣੀ।” (ਪਤੀਜੀ) 
___- ਝੁਖਾ ੧, ਛੱਤ ੩, ੪ : ੫ (1111) 
ਪਤੀਣੀਆਂ-- ਕੰਮਜ਼ੋਰ ਹੋ ਗਈਆਂ ਰ 
ਰੀਣੇ ਕੰਨ।” -- ਸਲੋ ਫਰ, ੧੧੧ : ੧ (1378) 
ਪਤੀਣੇ-- ਪ੍ਰਤੀਜ ਗਏ, ਭਰੋਸਾ ਬੱਝਾ 
"ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ 
ਉਦਾਸਾ। ” -- ਆਸਾ ੧, ਛੰਤ ੩, ੪ : ੬ (437) 








ਪਤੀਣੋਹਿ 1453 ਪਤ੍ਾਇ 
"ਲੋਕ ਪੜੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ।” “ਤਿਤੁ ਸਾਖਾ ਮੂਲੁ ਪੜੁ ਨਹੀ ਡਾਲੀ ਸਿਰਿ ਸਭਨਾ 
(ਤਸੱਲੀ ਹੋਣ ਨਾਲ) ਪਰਧਾਨਾ।” 
- ਆਸਾ ਕਬ, ੩੭, ੧ : ੨ (484) - ਆਸਾਂ ੧, ਛੰਤ ੨, ੨ : ੪ (436) 
ਹੋਰ ਰੂਪ -- ਪਤੀਣੈ -- ਪਤੇ-- 1. ਪਤੀ, ਸੁਆਮੀ, ਮਾਲਕ 
“ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀੜੈ “ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ 
ਨਾ ਪਤਿ ਹੋਇ।” ਕਰੁਣਾ ਪਤੇ ।” 
- ਆਸਾ ੪, ੬੨, ੪ : ੧ (368) -ਆਸਾ ੫, ਛੰਤ ੧੪, ੧ : ੩ (462) 
ਪਤੀਣੋਹਿ- ਪਤੀਜਿਆ, ਭਰੋਸਾ ਹੋਇਆ “ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ` 
“ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ।” ਪਤੇ। ” (ਪਤੀ ਨੂੰ) 


- ਸਲੋ ਫਰ, ੭੩ : ੨ (1381) 
ਪਤੀਨ-- ਪਤੀਜ ਗਏ, ਨਿਸ਼ਾ ਹੋ ਗਈ 
“ਪੇਖਿਓ ਲਾਲਫੂ ਪਾਟ ਬੀਚ ਖੋਏ ਅਨਦ ਚਿਤਾ 


ਹਰਖੇ ਪਤੀਨ। ” 
- ਟੋਡੀ ੫, ੨੦,੨ : ੧ (716) 
ਹੋਰ ਰੂਪ -- ਪਤੀਨਾ-- 
“ਮਨ ਕਠੋਰ ਅਜਹੂ ਨ ਪਤੀਨਾ।” (ਤਸਲੀ 
ਹੋਈ, ਪਤੀਜਿਆ) 


- ਗੋਂਡ ਕਬ, ੪, ੪ : ੨ (871) 
ਪਤੀਨਾ-- 1. ਨਿਸ਼ਾ ਹੋਈ, ਵੇਖੋ 'ਪਤੀਨ” 
2. ਖੁਸ਼ ਹੋਇਆ 
"ਆਪੇ ਆਪੁ ਉਪਾਇ ਪਤੀਨਾ।” 
- ਮਾਰੂ ੧, ਸੋਲਾ ੧, ੩ : ੨ (1020) 
ਪਤੀਨੀ-- ਪਤੀਜੇ, ਨਿਸ਼ਾ ਹੋਈ 
“ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ।” 
- ਰਾਮ ੩, ਵਾਰ ੭ : ੪ (949) 
ਪਤੀਨੇ-- ।. ਤਸੱਲੀ ਹੋ ਜਾਣਾ 
“ਸਹਜ ਸੁਭਾਇ ਮਿਲੈ ਗੋਪਾਲਾ ਨਾਨਕ ਸਚਿ 
ਪਤੀਨੇ। ” __-- ਸੋਰ ੫, ੬੭, ੨ : ੨ (626) 
2. ਪ੍ਰਸੰਨ ਹੋਣਾ, ਰੀਝਣਾ 
“ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ 
ਹਰਿ ਪ੍ਰਚੂ ਇਵ ਨ ਪਤੀਨੇ।” _ 
- ਧਨਾ ੪, ੭, ੨ : ੧ (668) 
ਪਤੁ-- ।. ਪਾੜ 
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ 
ਬਿਭੂਤਿ।” (ਖਪਰ, ਚਿਪੀ) 
--ਜੰਪੁ ੧, ੨੮ : ੧ (6) 
2. ਪਤੇ 








- ਥਿਲਾ ੫, ਛੰਤ ੧, ੧ : ੩ (845) 
2. ਹੇ ਪਤੀ, ਹੇ ਮਾਲਕ ਪ੍ਰਭੂ 
ਕਿਰਪਾ ਰਾਖਹੁ ਮੇਰੀ ਲਾਜ ਖਤੇ।” 
੮ "ਓ %,. % ੧% : ੨ (6780 
ਪਤ੍ਹ-- ।. ਪਤੇ ਰ 
ਡਾਲਾ। `__-- ਗੂਜ ੧, ਅਸ ੧, ੩ : ੧ (503) 
2. ਖਪਰ 
“ਮੁੰਦਾ ਮਨਿ ਦਇਆ ਕਰਿ ਝੋਲੀ ਪੜ੍ਹ ਕਾ ਕਰਹੁ 
ਬੀਚਾਰੁ ਰੇ।” 

- ਰਾਮ ਕਬ, ੭, ੧ : ੧ (970) 

3. ਚਿਠੀ, ਲਿਖਤ, ਫੁਰਮਾਣ 
"ਛਤਰ ਨ ਪਝ੍ਹ ਨ ਚਉਰ ਨ ਚਾਵਰ ਬਹਤੀ 
ਰਿਦੈ ਨ ਬਿਚਾਰਹੁ।” 
--ਸੈਸੁੰ ੫, ੫ : 2 (1388) 
ਪਤ੍ਰਾਲੀ-- ਸੰਘਣੇ ਪਤਿਆਂ ਵਾਲੀ 
ਪਤ੍ਰਾਲੀ। ” -- ਰਾਮ ਬਸ, ਵਾਰ ੩ : ੮ (967) 
ਪਤ੍ਹੀ -- ।. ਚਿੱਠੀ ਸਿ 
“ਪ੍ਰਥਮੇ ਮਤਾ ਜਿ ਪ੍ਹੀ ਚਲਾਵਉ।” 

- ਆਸਾ ੫, ੫, ੧ : ੧ (371) 
(ਮਹਾਨਕੋਸ਼ ਇਸ ਦੇ ਅਰਥ “ਕਾਸਦ” ਚਿੱਠੀ ਲੈ 
ਜਾਣ ਵਾਲਾ ਕਰਦਾ ਹੈ) 

2. ਤਿਥਪਤ੍ਰ, ਜੰਤਰੀ 
"ਮਨ ਕੀ ਪਤ੍ਹੀ ਵਾਚਣੀ ਸੁਖੀ ਹੂ ਸੁਖੁ ਸਾਰੁ।” 
-ਮਾਰੂ ੩, ਵਾਰ ੨੨ਸ, ੩, ੨ : ੧ (1093) 


ਪਤ੍ਾਇ-- ਪਤੀਜਦਾ, ਵਿਸ਼ਵਾਸ਼ ਲਿਆਉਂਦਾ, 





ਨਿਸਚਾ ਕਰਦਾ 
“ਅਜੌਂ' ਨ ਪੜਾਇ ਨਿਗਮ ਭਏ ਸਾਖੀ। ” 
-- ਜੈਤ ਰਵਿ, ੧, ੩ : ੨ (710) 
ਪੰਥ-- ਰਸਤਾ, ਰਾਹ 
ਤੁਮ ਪਾਵਉ।”” -- ਗਉ ੯, ੫, ੨ :੨ (219) 
ਪਥਰ-- ਪਾਹਨ, ਪਾਖਾਣ, ਧਰਤੀ ਦਾ ਉਹ ਕਰੜਾ 


ਪਦਾਰਥ ਜਿਸ ਦੇ ਸਿਲ, ਵੱਟੇ, ਚਟਾਣ 


___ ਰੁਪ ਸਾਨੂੰ ਦਿਸਦੇ ਹਨ। 
“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ 
ਮਿ 


- ਗੂਜ ੫, ਸੋਦ ੫, ੧ : ੨ (10) 


ਪਥਰ ਤਾਰੇ।” (ਭਾਰਾ ਪਦਾਰਥ) 
- ਗਉ ੧, ਅਸ ੧੭, ੫ : ੨ (156) 
“ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ।”” 
(ਕਰੜਾ, ਬਜਰ ਪਾਪ) 
- ਗੂਜ ੩, ਵਾਰ ੩ : ੨ (509) 
ਹੋਰ ਰੂਪ -- ਪਥਰੁ -- 
“ਕਰਿ ਕਿਰਪਾ ਡੁਬਦਾ ਪਥਰੁ ਲੀਜੈ।” 
-- ਮਾਝ ੫, ੨੯, ੪ : ੨ (103) 
ਪੰਥਾ-- ਮਾਰਗ, ਰਸਤਾ 
ਚਾਲਹ ਮਾਰਗਿ ਪੰਥਾ।” 

-- ਜੈਤ ੪, ੧, ੪ : ੧ (696) 
ਤਤ ਇਮ 
(ਰਸਤਾ ਪ੍ਰੇਮ ਦਾ) 

-- ਸਲੋ ੫, ੧੮ : ੧ (1425) 
(ਮਹਾਨਕੋਸ਼ ਅਰਥ 'ਸਤੀ” ਕਰਦਾ ਹੈ) 

ਪੰਥਿ -- ਰਸਤੇ ਉਪਰ 

“ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ 
ਨੰ ਪ੍ਰਵੇਸੰ।” -- ਸਿਰੀ ਭ੍ਰਿਲੋ, ੨, ੩ : ੧ (92) 

ਪਥਿਕ -- ਰਾਹੀ-ਮੁਸਾਫਰ 

“ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ 
ਲੈਨ।” - ਮਲਾ ੫, ੨੯, ੨ : ੧ (1273) 

ਪੰਥੀ -- 1. ਰਾਹੀ ਮੁਸਾਫਰ 


ਪੰਥ 1454 





- ਮਲਾ ੧, ਵਾਰ ੨ਸ, ੧, ੨ : ੨ (1279) 
“ਕਬੀਰ ਰੋੜਾ ਹੁਆ ਤ ਕਿਆ ਭਇਆ ਪੰਥੀ 
ਕਉ ਦੁਖੁ ਦੇਇ।” 

-- ਸਲੋ ਕਬ, ੧੪੭ : ੧ (1372) 
2. ਪੰਥ/ਸੰਗਨਨ ਨਾਲ ਸਬੰਧ ਰਖਣ ਵਾਲਾ 
_ਜੀਤੁ।” << ਜਪੁ 2. 3੩ ੧ ੩ (61 
ਪਥੁ -- ਪ੍ਰਹੇਜ਼, ਸੰਜਮ 
ਕਾ ਪਯੂ।'” -- ਸਿਰੀ ੫, ੯੦, ੩ : ੩ (49) 
(ਮਹਾਨਕੋਸ਼ ਇਸ ਦੇ ਅਰਥ ਰੋਗੀ ਲਈ ਗੁਣਕਾਰੀ 
ਪਦਾਰਥ ਕਰਦੇ ਹਨ) 

ਪੰਥੁ -- ਰਸਤਾ, ਮਾਰਗ, ਰਾਹ 

“ਮੰਨੇ ਮਗੁ ਨ ਚਲੇ ਪੰਥੂ। ” 
-- ਜਪੁ ੧, ੧੪: ੩ (3) 
ਪੇਖਿਆ।” (ਭਾਵ ਜੋਗ ਪੰਥ) ਰ 
-- ਗਉ ੫, ੧੩੨”, ੩ : ੧ (208) 
ਪਦ-- ।. ਪੈਰ, ਚਰਨ 
ਤਵ ਗੰਧ ਇਵ ਚਲਤ ਮੋਹੀ।” 
- ਧਨਾ ੧, ਸੋਲਾ ੩, ੨ : ੨ (113) 
2. ਦਰਜਾ, ਸਥਾਨ, ਅਵਸਥਾ _ 
“ਚਉਥੇ ਪਢ ਮਹਿ ਸਹਜੁ ਹੈ ਗੁਰਮੁਖਿ ਪਲੈ 
ਪਾਇ।” 
-- ਸਿਰੀ ਡ, ਅਸ ੨੩, ੬ : ੩ (68) 
“ਲਾਲਚੁ ਕਰੈ ਜੀਵਨ ਪਢ ਕਾਰਨ ਲੋਚਨ ਕਛੂ ਨ 
ਸੂਝੈ” _-- ਸਿਰੀ ਬੇਣੀ, ੧, ੫ : ੨ (93) 
3. ਰੁਤਬਾ, ਪਚਵੀ, ਦਰਜਾ ਹੂ ਰ 
“ਮਿਰਤਕ ਪਿੰਡਿ ਪਦ ਮਦ ਨ ਆਹਿਨਿਸਿ ਏਕੁ 
ਅਗਿਆਨੁ ਸੁ ਨਾਗਾ। ” ਰ੍ 
-- ਸਿਰੀ ਬੇਣੀ, ੧, ੧ : ੨ (93) 
ਪਦੰ -- ਸਥਾਨ, ਟਿਕਾਣਾ ਰ੍ 
“ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ।” 
- ਗੂਜ ਜੈਢੇ, ੧, ੫ : ੧ (526) 
(ਮਹਾਨਕੋਸ਼ ਇਸ ਦੇ ਅਰਥ ਦੇਣ ਵਾਲਾ ਕਰਦਾ 
ਹੈ) 





(ਸੰਥਿਆ ਅਰਥ ਪਦਵੀਆਂ ਕਰਦਾ ਹੈ) 


ਪਦਹਿ-- ਪਦਵੀ, ਰੁਤਬਾ 
“ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ 
ਭਗਤਿ ਬਿਸੇਖ। ” 
- ਕੇਦਾ ਰਵਿ, ੧, ੧" : ੨ (1124) 
ਪਦਮ =- ਕਮਲ 


“ਹਰਿ ਜਪਤ ਤੇਉ ਜਲਾ ਪਦਮ ਕਵਲਾਸ ਪਤਿ 
ਤਾਸ ਸਮਤੁਲਿ ਨਹੀ ਆਨ ਕੋਊ।” (ਇਥੇ ਭਾਵ 
“ਚਰਨ ਕਮਲ”) 
-- ਮਲਾ ਰਵਿ, ੨, ੧" 
ਪਦਮਨਿ-- ਪਦਮ, ਕਮਲ 
“ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ 
ਜਾਵਲ ਰੇ।” 


: =< (1293) 


-- ਮਾਰੂ ੧, ੪, ੧ : ੧ (990) 
ਪਦਮੁ- ।. ਕਮਲ 
“ਮਸਤਕਿ ਖਢਮੁ ਦੁਆਲੈ ਮਣੀ।” 
ਰ -- ਰਾਮ ਬੇਣੀ, ੧, ੯ : ੧ (974) 
2. ਯੋਗ ਦਾ ਇਕ ਆਸਨ 
“ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ। ” 
ਰ੍ -- ਧਨਾ ੧, ੮, ੨ : ੨ (663) 
ਪਦਰ-- (ਫਾ. ਪਿਦਰ) ਪਿਤਾ 


“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ 


ਦਸਤੰਗੀਰ।” 
ਪਦਵੀ-- ਰੁਤਬਾ _ 
“ਜੀਵਨ ਪਦਵੀ ਹਰਿ ਕੇ ਵਾਸ।” 
-- ਗਉ ੫, ੧੭੦, ੧ : ੧ (200) 
ਚੀਜ਼ ਰੰ 
“ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ।” 
-- ਸਿਰੀ ੫, ੮੪, ੨ : ੧ (47) 
ਹੋਰ ਰੁਪ -- ਪਦਾਰਥਿ-- 
“ਘਰਿ ਹੋਦੈ ਰਤਨਿ ਪਦਾਰਥਿ ਭੁਖੇ ਭਾਗਹੀਣ 
ਹਰਿ ਦੂਰੇ।” (ਵਸਤ, ਅਮਲੋਕ ਚੀਜ਼) 


-- ਵਡ ੪. ਛੰਤ ੩, ੩ : ੪ (574) 


-- ਤਿਲੰ ੧, ੧, ੨ : ੧ (72) 


ਧੇਣੁ। 33 (ਵਸਤੂ) 


1455 








- ਸਿਰੀ ੧, ੧੨, ੧“ : ੨ (18) 
“ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ 
ਨ ਚੇਤੈ ਲਿਵ ਲਾਇ।” (ਅਮੋਲਕ ਵਸਤੂ) 
- ਸਿਰੀ ੧, ੩੭, ੪ : ੧ (28) 


ਚਲਿਆ।” (ਪਦਾਰਥ, ਵਸਤੂ) 
- -- ਆਸਾ ੪, ਛੰਤ ੧੮, ੧ : ੩ (450) 
ਪਦਿ-- ਪਦਵੀ ਤੋਂ/ ਰਾਹੀਂ 
“ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਟੈ ਚਉਥੈ ਪਦਿ 
_ ਮੁਕਤਿ ਦੁਆਰੁ। ” 
- ਸਿਰੀ ੩, ੫੧, ੨ : ੩ (33) 
ਪੰਢਿ- (ਫਾ. ਪੰਦ) ਸਿਖਿਆ, ਨਸੀਅਤ ___ 
“ਮੈ ਪਤਿ ਕੀ ਪੰਢਿ ਨ ਕਰਣੀ ਕੀ ਕਾਰ।” 
- ਸਿਰੀ ੧, ੨੯, ੧” : ੧ (24) 
“ਨਾਨਕ ਅਗੈ ਉਤਮ ਸੇਈ ਜਿ ਪਾਪਾਂ ਪੰਢਿ ਨ 
ਦੇਹੀ।” 
- ਸਿਰੀ ੪, ਵਾਰ ੨੦ਸ, ੧, ੧ : ੪ (91) 
ਪੰਦੀ-- ਸਿਖਿਆ ਵਾਲੇ 
“ਦੁਇ ਪੰਦੀ ਦੁਇ ਰਾਹ ਚਲਾਏ।” (ਦੋ ਸਿਖਿਆ 
ਵਾਲੇ ਭਾਵ ਗੁਰਮੁੱਖ ਤੇ ਮਨਮੁਖ) 
- ਮਾਰੂ ੧, ਸੋਲਾ ੧੨, ੨ : ੨ (1032) 
ਪਦੁ-- ਪਦਵੀ, ਸਥਾਨ 
“ਮਨੁ ਕਿਰਸਾਣੂ ਹਰਿ ਰਿਦੈ ਜੰਮਾਇ ਲੈ ਇਉ 
ਪਾਵਸਿ ਪਦੁ ਨਿਰਬਾਣੀ।” 
- ਸਿਰੀ ੧, ੨੬, ੧ : ੨ (23) 


ਪੰਦ੍ਰਹ-- ਪੰਦਰਾਂ 
- ਗਉ ਕਬ, ਥਿਤੀ ੧ਸ : ੧ (343) 
ਪੰਧ-- ਰਸਤਾ, ਮਾਰਗ, ਰਾਹ 
“ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ। ” 
- ਸੂਹੀ ੫, ਅਸ ੪, ੪ : ੧ (761) 
ਪਧਤਿ-- ਰਾਹ, ਨੇਮ 
“ਇਹ ਪਧਤਿ ਤੇ ਮਤ ਚੁਕਹਿ ਰੇ ਮਨ ਭੇਦੁ ਬਿਭੇਦੁ 
ਨ ਜਾਨ ਬੀਅਉ।” ਰ 
- ਸਵ ੪, ਮਬੁ ੫ . ੩ (1409) 
ਪਧਰੋ-- ਪੱਧਰ, ਹਮਵਾਰ, ਪਧਰੀ 


੫ 


ਪਧਾ 


ਵਾ 








“ਜੋੜਣਹਾਰਾ ਸੰਤੁ ਨਾਨਕ ਪਾਧਰੁ ਖਧਰੋ।” 
-- ਗਉਂ ੫, ਵਾਰ ੧੪ਸ, ੫, ੨ : ੨ (321) 
ਪੰਧਾ -- ਪੈਂਡੇ, ਸਫਰ 
“ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀ ਦੀ 
ਬਹੁਤੁ ਦਿਸਾਵਰ ਪੰਧਾ।” 
ਪਧਾਊਆ-- ਰਾਹੀਆਂ, ਮੁਸਾਫ਼ਰਾਂ 
“ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ।” 
-- ਸਿਰੀ ੧, ਅਸ ੬, ੮ : ੧(57) 
ਪੰਧਾਣੂ- ਪਾਂਧੀ, ਰਾਹੀ, ਮੁਸਾਫਰ 
“ਸੁਖ ਘਟ ਉਗ਼ਡੂਇ ਇਸੁ ਪੰਧਾਣੂ ਘਰ ਘਣੇ।” 
“- ਮਾਝ ੫. ਵਾਰ ੧੩ਸ, ੫, ੩ : ੨ (1098) 
ਪੰਧਿ- ਰਸਤੇ, ਮਾਰਗ, ਰਾਹ ਤੇ 


- ਰਾਮ ੫, ਵਾਰ ੧੭ਸ, ੫, ੧ : ੨ (964) 
ਪੰਧੀਆਂ-- ਰਸਤੇ, ਮਾਰਗ, ਰਾਹ 
"ਕਥੜੀਆ ਸੰਤਾਹ ਤੇ ਸੁਖਾਊ ਪੰਥੀਆ।” 
- ਮਾਰੂ ੫, ਵਾਰ ੨੧ਸ, ੫, ੨ : ੧(1101) 
ਪੰਧੁ- ਰਸਤਾ, ਮਾਰਗ, ਰਾਹ 
"ਹਉ ਖੜੀ ਨਿਹਾਲੀ ਪੰਥੁ ਮਤੁ ਮੂੰ ਸਜਣੂ ਆਵਏ।” 
- ਸਲੋ ੪, ੫: ੧(1421) 
ਪਨਹ--(ਫਾ. ਪਨਾਹ) ਓਟ, ਆਸਰਾ, ਟੇਕ 
"ਤੇਰੀ ਪਨਹ ਖੁਦਾਇ ਤੂ ਬਖਸੰਦਗੀ।” 
- ਆਸਾ ਫਚ, ੧, ੪ : ੧ (4688) 
ਪਨਹੀ-- ਜੁਤੀ 
ਲੋਗੁ ਗਠਾਵੈ ਪਨਹੀ। ” 
- ਸੋਰ ਰਵਿ, ੭, ੧" 
ਪਨਹੀਓ-- ਜੁਤੀ 
“ਕਬਹੂ ਪਾਇ ਪਨਹੀਓ ਨ ਪਾਵੈ।” 
- ਭੈਰ ਨਾਮ, ੫, ੨ : ੨ (1164) 
ਪਨਾਹਿ-- ਓਟ, ਟੇਕ 
'“ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ।” 
- ਮਾਰੂ ੫, ਵਾਰ ੬ਸ, ੫, ੧ : ੨ (1096) 
ਪਨਿਹਾਰਾ-- ਜਲ ਢੋਣ ਵਾਲਾ, ਸੇਵਕ ਮਹਿਰਾ 
“ਹਰਿ,ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ।” 
- ਸੂਹੀ ੫, ੪੨, ੧ : ੧ (745) 


ਪਨਿਹਾਰਿ-- ਜਲ ਢੋਣ ਵਾਲੀ ਸੇਵਕਾ, ਭਾਵ ਨਿਮਾਣੀ 


੬੬ 


: ਦੇ (629) 


| 











<< 


ਸੇਵਕਾ 
“ਦਾਸਨਿ ਦਾਸੀ ਕੀ ਪਨਿਹਾਰਿ!”? 
- ਆਸਾ ੫, ੮੪, ੨ : ੧(391) 
ਹੋਰ ਰੂਪ -- ਪਨਿਹਾਰੀ-- 
"'ਕੂਅਟਾ ਏਕੁ ਪੰਚ ਪਨਿਹਾਰੀ। ” (ਪਾਣੀ ਲਚਨ 
ਵਾਲੀਆਂ)-- ਗਉ ਕਬ. ੧੨, ੩ : ੧ (325) 
“ਅਵਰ ਜੋਨਿ ਤੇਰੀ ਪਨਿਹਾਰੀ।” (ਭਾਵ 
ਸੇਵਕ) _-- ਆਸਾ ੫, ੧੨. ੪ : ੧ (374) 
"ਕ੍੍‌ਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ 
ਹਮ ਦਾਸਨਿ ਦਾਸ ਕੀਜੈ ਪਨਿਹਾਰੀ। ” 
(ਸੇਵਕ) _-- ਭੈਰ ੪, ੬, ੧“ : ੨ (1135) 
` ਪੀਵਣਹਾਰਾ ।” (ਭਾਵ ਬੁੱਧੀ) 
- ਪ੍ਰਭਾ ੧, ੧੫, ੨ : ੧ (1331) 
ਪਨਿਹਾਰੇ-- 
“ਨਾਨਕ ਦਾਸਨਿ ਦਾਸੁ ਕਹਤੁ ਹਮ ਦਾਸਨ ਕੇ 
ਪਨਿਹਾਰੇ।” (ਭਾਵ ਸੇਵਕ) 
- ਨਟ ੪, ਅਸ ੧, ੮ : ੨ (981) 
ਪਨਿਹਾਰੋ-- 
“ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ 
ਪਨਿਹਾਰੋ।” ਰ 
- ਆਸਾ ੪, ਛੰਤ ੧੭, ੩ : ੪ (450) 
ਪੰਨੈ-- ਖਾਤੇ /ਲੇਖੇ ਵਿਚ 
“ਚਿਰੀ ਵਿਛੁੰਨੇ ਮੇਲਿਅਨੁ ਸਤ ਗੁਰ ਪੰਨੈ ਪਾਇ।” 
(ਭਾਵ ਆਪਣੇ ਲੜ ਲਾ ਕੇ) ੍ 
ਨਾਹੀ 86੯, '9%700(499 
"ਨਾਨਕ ਤਿਨ ਕਾ ਆਖਿਆ ਆਪਿ ਸੁਣੇਜਿ 
ਲਇਅਨੁ ਪੰਨੈ ਪਾਇ। (ਆਪਣੀ ਵਹੀ ਤੇ ਚੜਾ 
ਲਏ) -- ਬਿਲਾ ੪, ਵਾਰ ੯ਸ, ੩, ੧ : ੩ (8੨3) 


ਪਨੀਆ-- ਜੁਤੀ 


'ਪਨੀਆ ਛਾਦਨ ਨੀਕਾ।” 
-- ਧਨਾ ਧੰਨਾ, ੧, ੧ : ੩ (695) 
ਪਪਨਾ-- ਪਾਪਾਂ ਤੋਂ 
“ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ 
ਪਾਪੀ ਰਾਖੁ ਪਪਨਾ।” 
- ਬਿਲਾ ੪, ੧, ੪ : ੧ (799) 


ਪਪਾ-- 'ਪ” ਗੁਰਮੁਖੀ ਲਿਪੀ ਦਾ 26ਵਾਂ ਚਿੰਨ 


ਪਪੀਲਕਹ 


“ਪਪਾ ਪਰਮਿਤਿ ਪਾਰੁ ਨ ਪਾਇਆ।” 
-- ਗਉ ੫, ਬਾਅ ੩੭ : ੧ (256) 

ਪਪੀਲਕਹ-- (ਸੰ. ਧਿਧੀਜਨ) ਕੀੜੀ, ਚਿਊਂਟੀ 
-- ਸਸ ੫, ੫੫ : ੧ (1359) 





ਪਪੀਲਕਾ-- ਕੀੜੀ 


੪੪ 


1457 ਪਰ 


ਰ ਸਪਤ ਪਯਾਲਾ।” (ਪਾਤਾਲ) _ ਰ 


-- ਭੈਰ ਨਾਮ, ੧, ੧ : ੧ (1167). 

ਪਯਾਲਿ-- 
“ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਹਾ 
ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ । ” (ਪਾਤਾਲ 
ਵਿਚ) _- ਸਵ ੪, ਗਯੰ ੧੩ : ੨ (1403) 


“ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ।” | ਪਰ-- 1. ਪਰਾਈ, ਦੂਸਰੇ ਦੀ, ਹੋਰਨਾ ਦੀ 


1 
-- ਸਸ ੫, ੬੩ : ੪ 1359) | 


ਪਹੈ-- 


“ਪੱ ਅੱਖਰ ਦੁਆਰਾ 


ਕੀਆ।” -- ਆਸਾ ੧, ਪਟੀ ੨੪ : ੧ (433) 
ਪਪੋਰਹੁ-- ਪਲੋਸਦੇ ਹੈ, ਲਾਡ ਨਾਲ ਪਾਲਦੇ ਹੋ _ 
“ਰੇ ਨਰ ਕਾਹੇ ਪਧੋਰਹੁ ਦੇਹੀ।” 

- ਸੋਰ ੫, ੪, ੧" : ੧ (609) 
ਪਪੋਲਿ-- ਪਾਲਣ ਪੋਸਨ ਕਰਕੇ, ਪਲੋਸ ਕੇ 
“ਉਨ ਕੈ ਸੰਗਿ ਤੂ ਰਖੀ ਪਪੋਲਿ। ” 

-- ਆਸਾ ੫, ੮੨, ੨ : ੩390) 
ਹੋਰ ਰੁਪ -- ਪਪੋਲੀਐ-- 
“ਭਲਕੇ ਉਠਿ ਪਪੋਲੀਐ ਵਿਣਿ ਬੁਝੇ ਮੁਗਧ 
ਅਜਾਣਿ।” (ਪਾਲੀ ਪੋਸੀਦਾ ਹੈ) 

- ਸਿਰੀ ੫, ੭੩, ੧ : ੧ (43) 
ਪਬਣਿਂ-- ਪਾਣੀ ਵਿਚ ਉਗਦੀ ਚੌਪਤੀ, ਨੀਲੋਫਰ 
“ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ। ” 

-- ਸਿਰੀ ੧, ੨੪, ੧ : ੨ (23) 
ਪਬਰ-- ਹੇ ਕਮਲ (ਸ਼ਬਦਾਰਥ, ਗਿਰਾਰਥ) 
'ਪਬਰ ਤੂੰ ਰਰੀਆਵਲਾ ਕਵਲਾ ਕੰਚਨ ਵੰਨਿ ।” 

--- ਸਲੋ ੧, ੩੦ : ੧ (1412) 
_(ਨਿਰਣੈ ਕੋਸ਼ ਇਸ ਦੇ ਅਰਥ ਸਰੋਵਰ) ਛਪੜ, 

ਕਰਦਾ ਹੈ ਅਤੇ ਮਹਾਨਕੋਸ਼ ਅਤਿ ਸ੍ਰੇਸ਼ਟ, ਦਰਪਣ 
ਇਸ ਨੂੰ ਸੰਸਕ੍ਰਿਤ ਦੇ ਜਅਕਾਦਹ ਤੋਂ ਵਿਉਂਤਪਤ 
` ਸਰੋਵਰ) 


` ਪਯਾਲ-- ਪਾਤਾਲ 


ਲੋਕਹ।” -- ਸਸ ੫, ੩੬ : ੧ (1357) 
_ਰੋਰ ਰੂਪ -- ਪਯਾਲਾ -- 
“ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉ ਸੈ 








ਚੰਡਾਲੂ।” - ਸਿਰੀ ੧, ੪, ੧: ੨ (15) 
“ਆਨ ਮਨਉ ਤਉ ਪਰ ਘਰ ਜਾਉ।”” (ਦੂਸਰੇ) 
-- ਗਉ ੧, ੮,੪: ੧ (153) 
“ਸੂਦੁ ਵੈਸੁ ਪਰ ਕਿਰਤਿ ਕਮਾਵੈ।” (ਹੋਰਨਾ ਦੀ) 
- ਗਉ ੪, ੩੯, ੩ : ੨ (164) 
2. ਉਪਰ, ਉਤੇ 
“ਕਹ ਪਿੰਗੁਲ ਪਰਬਤ ਪਰ ਭਵਨ ।” 
-- ਗਉ ੫, ਸੁਖ ੪, ੬ : ੭ (267) 
ਜਨੁ ਹੋਇ ਸੋਇ ਕਤ ਡੌਲੇ ਤੀਨਿ ਭਵਨ 
ਪਰ ਛਾਜਾ।” 
- ਬਿਲਾ ਕਬ, ੫, ੧ : ੧ (656). 
3. ਪ੍ਰਕਾਰ, ਉਪਰ (ਅਧਾਰ ਤੇ) 
ਬਿਉਹਾਰ।” 
ਰ੍ -- ਗਉ ਰਵਿ, ਅਸ ੧, ੪ : ੨ (346) 
(ਨਿਰਣੇ ਇਸ ਦੇ ਅਰਥ 'ਚੰਗੀ ਤਰ੍ਹਾਂ” ਕਰਦੇ 
ਹਨ) ਰ੍ 
4. ਖੰਭ 
“ਆਵਤ ਜਾਤ ਨ ਦੀਸਹੀ ਨ ਪਫ ਪੰਖੀ ਤਾਹਿ। ” 
-- ਬਿਹਾ ੪, ਵਾਰ ੬ਸ, ੩, ੨ : ੨ (550) 
5. ਤੇ (ਜਿਵੇ ਦੂਰੀ ਤੇ) ਰ 
“ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ 
ਰਾਖੀਅਲੇ। ” ਰ੍ 
- ਰਾਮ ਨਾਂਮ, ੧, ੩ : ੨ (972) 
6. ਚੰਗੀ ਤਰ੍ਹਾਂ, ਭਲੀ ਪ੍ਰਕਾਰ . 
“ਚਰਣ ਤ ਪਰ ਸਕਯਥ ਚਰਣ ਗੁਰ ਅਮਰ 
ਪਵਲਿਰਯ।” . 
- ਸਵੇ ੩, 


“ਤੋਹੀ 





੧੦: ੧ (1394) 


ਪਰੰ-- ਪਪ੍ਹਾਂ 
“ਪਰਮਦਭੁਤੰ ਪਰਕ੍ਰਿਤਿ ਪਰ ਜਦਿ ਚਿੰਤਿ ਸਰਬ 


ਪਰਉ 


1458 


(9 


ਪਰਸਗੁ 





ਗਤੰ।” 
ਪਰਉ-- 1. ਪਵਾਂ 
“ਤਾ ਕੇ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ 
ਨਿਹਾਲਾ।” --ਗਉ ੫, ੧੩੧“, ੩ : ੧ (207) 
2. ਪਵੇ, ਪਏ 
ਰਵਾਲ। '` --ਧਨਾ ੫, ੩੮, ੧ : ੧ (660) 
“ਬਿਦਿਆ ਨ ਪਰਉ ਬਾਦੁ ਨਹੀ ਜਾਨਉ।” 
-- ਬਿਲਾ ਕਬ, ੨, ੧ : ੧ (855) 
ਪਰਉਗੀ-- ਪਵਾਂਗੀ ੍ 
“ਕਾਮ ਕਰੀ ਸਭ ਤਿਆਗਿ ਕੈ ਹਉ ਸਰਨਿ 
_ ਪਰਉਂਗੀ। ”-- ਸਾਰ ੫, ੧੩੬, ੨ : ੨ (1230) 
ਪਰਉਪਕਾਰ-- ਦੂਜੇ ਦੇ ਭਲੇ/ਉਪਕਾਰ ਦਾ ਕੰਮ/ 
“ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ” 
--ਗਉ ੫, ਸੁਖ ੮, ੪ : ੪ (273) 
ਹੋਰ ਰੁਪ - ਪਰਉਪਕਾਰਾ-- 


ਲਾ 


-ਗੂਜ ਜੈਂਢੇ, ੧, ੧ : ੨ (526) 


“ਮਿਥਿਆ ਤਨ ਨਹੀ ਪਰਉਪਕਾਰਾ।”, 


(ਪਰਾਪਇਆ ਭਲਾ) 
--ਗਉ ੫, ਸੁਖ ੫, ੫ : ੭ (269) 
ਪਰਉਪਕਾਰਿਆ-- ਰ੍ ਰ 
“ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ 
ਕਰਹਿ ਪਰਉਪਕਾਰਿਆ। ” (ਪਰਾਏ ਦੇ 
ਭਲੇ ਵਾਲਾ) 
--ਗਉ ੪, ਵਾਰ ੨੦ਸ, ੪, ੨: ੨ (311) 





_ਪਰਉਪਕਾਰੀ-- ਪਰਾਇਆ ਭਲਾ ਕਰਨ ਵਾਲਾ 


“ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ। ” 

--ਗਉ ੫., ਸੁਖ ੧, ੬ : ੧ (263) 
ਹੋਰ ਰੂਪ -- ਪਰਉਪਕਾਰੀਆ-- 

"ਉਪਦੇਸੁ ਕਹੇ ਗੁਰੂ ਸਤਿਗੁਰੁ ਪੂਰਾ ਗੁਰੂ 

ਸਤਿਗੁਰੁ ਪਰਉਪਕਾਰੀਆ ਜੀਉ। ” 
--ਮਾਝ ੪, ੭, ੪ : ੩ (96) 

ਪਰਉਪਕਾਰੁ-- ਪਰਾਇਆ/ ਦੂਜੇ ਦਾ ਭਲਾ 
“ਪਰਉਪਕਾਰੁ ਪੰਨ ਬਹੁ ਕੀਆ ਭਉ ਦੁਤਰੁ ਤਾਰਿ 
ਪਰਾਢੇ।” __-- ਗਉ ੪, ੫੯, ੨: ੨(17।) 
ਪਰਉਪਕਾਰੇ-- ਪਰਾਏ /ਦੂਜਿਆਂ ਦੇ ਭਲੇ ਲਈ 


“ਹਰਿ ਜਨ ਉਤਮ ਉਤਮ ਬਾਣੀ ਮੁਖਿ ਬੋਲਹਿ 
ਪਰਉਪਕਾਰੇ । ” -- ਗੂਜ ੪, ੩, ੧ : ੧ (493) 
ਪਰਈ-- ਪੈਦਾ __ 
“ਦੂਣਿ ਨ ਪਰਈ ਫੰਕ ਬਿਚਾਰੈ।” 
-ਗਉਂ ਕਬ, ਬਾਅ ੨੮ : ੩ (34।) 
ਪਰਈਆ-- ।. ਪਿਆ ਹੈ 
“ਬਾਰ ਬਾਰ ਖਿਨੁ ਖਿਨੁ ਪਲੂ ਕਹੀਐ ਹਰਿ ਪਾਰ 
ਨ ਪਾਵੈ ਪਰੈ ਪਰਈਆ। ”? 
-ਥਿਲਾ 8, ਅਸ ੨, ੫ : ੨ (634) 
2. ਪਰਾਏ / ਦੂਸਰੇ ਦੀ 
“ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ 
` ਜਾਣੈ ਕੋ ਪੀਰ ਪਰਈਆ।” 
--ਬਿਲਾ ੪, ਅਸ ੫, ੧ : ੨ (836) 
ਪਰਸ-- ।. ਛੂਹਨ ਨਾਲ, ਛੋਹ ਪ੍ਰਾਪਤ ਕਰਕੇ 
“ਧਨਿ ਮਸਤਕ ਚਰਨ ਕਮਲ ਹੀ ਪਰਸ । ” 
--ਗਉਂ ੫, ੧੧੦", ੨ : ੨ (201) 








ਸਿਧਾਰੇ।” (ਛੋਹ ਪ੍ਰਾਪਤ ਕਰਦੇ) 
ਰ੍ -ਨਟ ੪, ੩, ੧ : ੨ (981) 
2. (ਸੰ : ਦਧਭੰ) ਛੋਹ, ਸਪਰਸ਼ 
“ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ 
ਪਾਰਸ ਪਰਸ ਪਰਾ।”” 
--ਗਉ ੫, ਬਾਅ ੧"ਸ : ੪ (250) 


3. ਪਾਰਸ 


"ਪਰਮ ਪਰਸ ਗੁਰੂ ਭੇਟੀਐ ਪੂਰਬ ਲਿਖਤ 
ਲਿਲਾਟ। ” 
--ਗਉ ਰਵਿ, ਅਸ ੧, ੬ : ੧ (346) 
ਪਰਸਉ- ਛੋਹਾਂ, ਸਪਰਸ਼ ਪ੍ਰਾਪਤ ਕਰਾਂ 
“ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ 
ਧਰਨਾ।”” (ਭਾਵ ਦਰਸ਼ਨ ਕਰਾਂ) 
-ਦੇਵ ੫, ੧੬, ੨ : ੧ (531) 
ਨ ਅਨ ਆ 
“ਪਰਸਹਿ ਸੰਤ ਪਿਆਰੁ ਜਿਹ.ਕਰਤਾਰਹ ਸੰਜੋਗੁ। ” 
--ਸਵ ੩, ੭ : ੩ (1393) 
ਪਰਸੰਗੁ -- ਸਿਲਸਿਲਾ 
ਨ ਤੁਟੈ।” _-ਰਾਮ ਕਬ, ੮, ੨ : ੨ (971) 





ਪਰਸਣਿ 


1459 


ਪਰਸਾਦਿ 





ਪਰਸਣਿ-- ਛੁਹਣ ਲਈ, ਸਪਰਸ਼ ਪ੍ਰਾਪਤੀ ਲਈ, 


ਸਪਰਸ਼ ਕਰਨ ਲਈ 





“ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ 
ਪਰਸਣਿ ਆਵੈ। ” 
--ਆਸਾ ੫, ੧੨੯, ੨ : ੨ (403) 
ਪਰਸਤ-- 1. ਛੂੰਹਦਿਆਂ ਹੀ 


“ਪਰਸਤ ਚਰਨ ਗਤਿ ਨਿਰਮਲ ਰੀਤਿ।” 
-- ਗਉ ੫, ਸੁਖ ੧੮, ੪ : ੨ (287) 
2. ਚਰਨ ਛੂੰਹਦਿਆਂ 
“ਸਾਦੁ ਪਰਸਤ ਨੀ ਪੁਛ ਪਾਇਆ ਗੋਸ਼ਿਦ ਸਫਠਿ 
ਤੁਮਾਰੀ।” -- ਸੋਰ ੪, ੭, ੧ : ੨ (607) 
ਪਰਸਨ-- 1. ਸਪਰਸ਼, ਛੋਹ 
“ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ 
ਕਰਤਾਰੀ ਰੇ।” 
-ਆਸਾ ੫, ੧੩੪, ੧ : ੧ (404) 
“ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ 
ਵਿਹਾਣੀਆ।” (ਭਾਵ ਕਰਨ ਲਈ) 
` --ਬਿਹਾ ੫, ਛੰਤ ੨, ੧ : ੪ (542) 
“ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ। ” (ਛੋਹਨ 
ਲਈ) -=ਕਾਨ ੫, ੨੯, ੧“ ਨ 
2. ਪ੍ਰਸੰਨ ਹੋ ਕੇ, ਰੀਝ ਕੇ, ਖੁਸ਼ ਹੋ ਕੇ (ਮਹਾਨਕੋਸ਼) 
ਸਿਧਾਰੇ।” 


“ਨਟ 9, ਅਸ ੩, ੧: ੨ (981), 


ਪਰਸਨਹਾਰ-- ਸਪਰਸ਼ ਪ੍ਰਾਪਤ ਕਰਨ ਵਾਲਾ, 
ਛੂੰਹਣ ਵਾਲਾ 

“ਚਰਨ ਸਤਿ ਸਤਿ ਪਰਸਨਹਾਰ। ”? ਰ੍ 
--ਗਉ ੫. ਸੁਖ ੧੭, ੧ : ੧ (285) 

ਪਰਸਨਾ-- ਸਪਰਸ਼ ਕਰਨਾ, ਛੂਹਣਾ 

“ਐਸੀ ਕਉਨ ਬਿਧੇ ਦਰਸਨ ਪਰਸਨਾ। ? 





--ਕਾਨ ੫, ੩੫, ੧" : ੧ (1305) 
ਪਰਸਨਿ=- ਪ੍ਰਸੰਨਤਾ ਨਾਲ, ਖੁਸ਼ ਹੋ ਕੇ ਰ 
“ਪਰਸਨਿ ਪਰਸੁ ਭਏ ਸਾਧੁ ਜਨ ਜਨੁ ਹਰਿ ਭਗਵਾਨੁ 


ਦਿਖੀਜੈ।” --ਕਲਿ ੪, ਅਸ ੨, ੫ : ੨ (1324) 
ਪਰਸਨੁ-- ਛੋਹ ਪ੍ਰਾਪਤ ਕਰਦੇ ਹਨ _ 
“ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ।” 

-ਮਾਰੂ ੧, ਸੋਲਾ ੧੧, ੧੫ : ੨ (1032) 


੧ (1303) 


ਪਰਸਰਾਮੁ-- ਪਰਸ (ਕੁਹਾੜੇ) ਵਾਲਾ ਰਾਮ ਜੋ 
ਰਿਸ਼ੀ ਜਾਮਦਗਨ ਤੇ ਕਾਮਲੀ 
ਰੇਣਕਾ ਦਾ ਪੁੱਤਰ ਸੀ ਤੇ ਵਿਸ਼ਨੂੰ ਦਾ 
ਅਵਤਾਰ ਮੰਨਿਆ ਜਾਂਦਾ ਸੀ, 
ਤਪੱਸਿਆ ਕਰਨ ਗਏ ਪਿਛੋ 
ਸਹਸ੍ਰਬਾਹੂ ਨੇ ਇਸ ਦੇ ਪਿਤਾ ਨੂੰ 
` ਮਾਰ ਦਿਤਾ ਵਾਪਸ ਆਉਣ ਤੇ ਇਸ 
ਦੀ ਮਾਂ ਪਿੱਟ ਰਹੀ ਸੀ। 
“ਪਰਸਰਾਮੁ ਰੋਵੈ ਘਰਿ ਆਇਆ।” 
` ਰਾਮ ੩, ਵਾਰ ੧੪ਸ, ੧, ੧ : ੨ (953) 
ਪਰਸਰਾਮੇਸੁਰ-- ਪਰਸਰਾਮੁ 
“ਗਾਵੈ ਜਮਦਗਨਿ ਪਰਸਰਾਮੇਸੁਰ ਕਰ -ਕੁਠਾਰੁ 
ਰਘੁ ਤੇਜੁ ਹਰਿਓ।” 
-- ਸਵ ੧, ੪ : ੨ (1389) 
ਪਰਸਾਦ-- ਕਿ੍‌ਪਾ, ਬਖਸ਼ਿਸ਼, ਅਨੁਗ੍ਰਹਿ 
“ਭ੍ਰਮ ਭੈ ਛੂਟੇ ਗੁਰ ਪਰਸਾਦ।” 
```= ਰਾਮ ੫, ਅਸ ੪, ੮: ਤੇ (915) 
ਹੋਰ ਰੂਪ -- ਪਰਸਾਦੰ-- 
“ਪਰਸਾਦੰ ਗੁਰ ਦਰਸਨਹ। ” (ਕ੍ਰਿਪਾ ਦੁਆਰਾ) 
- ਗਾਥਾ ੫, ੧੭ : ੩ (1361) 
ਪਰਸਾਦਨ-- ਅੰਨ ਭੋਜਨ 
-ਗਉ ੫, ਅਸ ੪, ੪ : ੩ (237) 
“ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ 
ਪਰਸਾਦਾ। '--ਆਸਾ ਕਬ, ੨੮, ੩ : ੨ (483) 
ਪਰਸਾਦਿ-- ਕ੍ਪਾ/ ਅਨੁਗ੍ਰਹਿ /ਬਖਸ਼ਿਸ਼ ਸਦਕਾ _ _ 
ਹਰਿਆ।” --ਗੂਜ ਪ, ਸੋ ੫, ੧" : ੨ (10), 
ਹੋਰ ਰੂਪ -- ਪਰਸਾਦੀ-- 
“ਗੁਰ ਪਰਸਾਦੀ ਛੁਟੀਐ ਸਿਖੁ ਭਵਜਲੂ ਸਬਦਿ : 
ਗੁਰ ਤਰਣਾ।” (ਕ੍ਰਿਪਾ ਦੁਆਰਾ) 
-ਸਿਰੀ ੩, ੫੧, ੧" : ੨ (33) 
ਪਰਸਾਦੁ-- ਰ 
ਸਮਾਵਣਿਆ। ” (ਕ੍ਰਿਪਾ, ਬਖਸ਼ਿਸ਼) 


- ਮਾਝ ੪, ਅਸ ੩੪, ੨ : ੧ (130) 





“ਹਮ ਆਈ ਵਸਗਤਿ ਗੁਰ ਪਰਸਾਦੇ । ” 
(ਕ੍ਰਿਪਾ ਨਾਲ) ਰ 
ਜੀ ੧. 1” ੧੪ (੧701 
ਪਰਸਿ-- ਛੋਹ ਕੇ, ਸਪਰਸ਼ ਪ੍ਰਾਪਤ ਕਰਕੇ 
“ਤਿਨ ਕਾ ਦਰਸੁ ਪਰਸਿ ਸੁਖੁ ਹੋਈ।” (ਭਾਵ 
ਦਰਸ਼ਨ ਕਰ) 
--ਗਉ ੧, ਅਸ ੧੬, ੪ : ੨ (228) 
_ਹਰਿ ਨਾਮਿ ਸਮਈਆ।” 
`-ਬਿਲਾ ੪, ਅਸ ੩, ੧ : ੨ (੧34) 
“ਪਾਰਸੁ ਜਬ ਭੇਟੈ ਗੁਰੂ ਪੂਰਾ ਤਾ ਪਾਰਸੁ ਪਰਸਿ 
ਦਿਖਾਇਣਾ। ” 
--ਮਾਰੁ ੫, ਸੋਲਾ ੭, ੭ : ੩ (1076) 


“ਵਡੈ' ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ | 


ਪਰਸਿ ਭਗਵਾਨ। ” (ਭੇਟ ਕੇ, ਮਿਲ ਕੇ) 
-ਪ੍ਭਾ ੪, ੧, ੩ : ੨ (1335) 
ਹੋਰ ਰੂਪ -- ਪਰਸਿਓ-- 
“ਹਰਿ ਗੁਰੁ ਨਾਨਕੁ ਜਿਨ੍ਹ ਪਰਸਿਓ ਤਿਨ ਸਭ 
ਕੁਲ ਕੀਓ ਉਧਾਰੁ।” (ਭੇਟੇ, ਮਿਲੇ) 
-ਸਮੁ ੫, ੫ : ੬ (1386) 
ਪਰਸਿਆ-- ਰ ਰ 
“ਜਿਨ ਪਰਸਿਆ ਗੁਰੂ ਸਤਿਗੁਰੂ ਪੂਰਾ ਤਿਨ 
ਕੇ ਕਿਲਵਿਖ ਨਾਸ ਗਵਾਇਆ। ” (ਛੋਹਿਆ 
ਭਾਵ ਦਰਸ੍ਨ ਕੀਤੇ) 
`_`-ਤੁਖਾ ੪, ਛੰਤ ੪, ੩ : ੪ (1116) 
ਪਰਸਿਐ-- 
“ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ 
ਸਮਾਇ। ” (ਛੂਹੀਏ) 
--ਸਿਰੀ ੩, ੩੬, ੪ : ੩ (27) 
ਪਰਸਿਧ-- ਮਸ਼ਹੁਰ, ਜਾਣਿਆ ਪਹਿਚਾਣਿਆ 


“ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ 


ਲੋਕ ਖਰਸਿਧ ਕਬੀਰਾ।” 
--ਮਲਾ ਰਵਿ, ੨, ੨ : ੨ (1293) 
ਪਰਸੀ-= ਮੈ' ਛੂਹਾਂ 
“ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ 
ਕੇ ਪਾਉ।” --ਮਾਝ ੫, ਦਿਨ ੪ : ੯ (137) 


1460 











ਪਰਸੀਐ- ਛੂਹੀਐ 
“ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ। ” 
--ਸਲੋ ਕਬ, ੧੩੧ : ੨ (1371) 
ਪਰਸੁ-- ।. ਛੋਹ 
“ਰਾਮ ਗੁਰੁ ਪਾਰਸੁ ਖਫਸੁ ਕਰੀਜੈ।” 
--ਕਲਿ ੪, ਅਸ ੨, ੧” : ੧ (1324) 
2. ਪਾਰਸ 
“ਨਾਮ ਪਰਸੁ ਜਿਨਿ ਹਾ ਸਤੁ ਪੁਗਟਿਓ 
ਰਵਿ ਲੋਇ।” --ਸਵ 2. ੮ : ੩ (1392) 


-ਮਾਰੂ ੩, ਸੋਲਾ ੨੨, ੨ : ੧ (1066) . 


ਪਰਸੇ-- ਛੌਹੇ, ਛੋਹ ਦੇਵੇ 


“ਹਰਿ ਨਾਮੁ ਵਡਾਣੀ ਸਤਿਗੁਰ ਤੇ ਪਾਈ ਸੁਖੁ 
ਸਤਿਗੁਰ ਦੇਵ ਮਨੁ ਪਰਸੇ।” 
--ਵਡ ੪, ਛੰਤ ੧, ੨ : ੫ (572) 
“ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ 
ਕ੍ਰਿਪਾ ਕਰੇ ਹਰਿ ਰਾਇ।” (ਭਾਵ ਦਰਸ਼ਨ ਕਰੇ) 
--ਸੰਹੀ 8, ੮, ੪ : ੨ (733) 
“ਮੇਰਾ ਘਰੁ ਬਨਿਆ ਬਨੁ ਤਾਲ ਬਨਿਆ ਪ੍ਰਭ 
ਪਰ (ਭਾਵ ਮਿਲੇ) 
- ਸੂਹੀ ੫, ਛੰਤ ੭, ੪ : ੧ (782) 
“ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ 
ਅਪਣੀ ਕਿਰਪਾ ਧਾਰੀ।” (ਛੂਹਿਆਂ) 
--ਰਾਮ ੩, ਅਸ ੪,੨:੧(911) 
ਹੋਰ ਰੂਪ -- ਪਰਸੈ-- 
“ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ 
ਹੈ ਦੇਵਾ।” (ਛੂਹੇ, ਭਾਵ ਨਿਕਟ ਆਵੇ) 
--ਗਉ ੯, ੭, ੧ : ੨ (220) 
“ਜਬ ਲਗੁ ਦਰਸੁ ਨ ਖਰਸੈ ਪੀਤਮ ਤਬ ਲੰਗ 
ਭੂਖ ਪਿਆਸੀ।” (ਭਾਵ ਵੇਖੇ) 
-ਸਾਰ ੧,੨,੧:੧(1197). 
ਪਰਸ੍ਉ -- ਛੂਹਿਆਂ, ਦਰਸ਼ਨ ਕੀਤਿਆਂ 
“ਸਕਯਥੁ ਜਨਮੁ ਕਲ੍ਹਚਰੇ ਗੁਰੂ ਪਰਸਿਉ ਅਮਰ 
ਪ੍ਰਗਾਸੁ। ” --ਸਵ ੩, ੮ : ੪ (1394) 
ਪਰਹ-- ਪੈਂਦੇ ਹਾਂ 
“ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ 





ਪਰਹਰਹੁ 
ਬਿਦਾਰਿਆ।” 
--ਆਸਾ ੫, ੧੧੫, ੧” : ੧ (399) 
ਪਰਹਰਹੁ-- ਛੱਡ ਦੇਉ, ਤਿਆਗ ਦੇਉ 


“ਮੁੰਧੇ ਸੂਹਾ ਪਰਹਰਹੂ ਲਾਲੁ ਕਰਹੁ ਸੀਗਾਰੁ । ” 
-- ਸੂਹੀ ੩, ਵਾਰ ਪਸ, ੩, ੨ : ੧ (767) 
ਪਰਹਰਨਾ-- ਪਰਾਇਆ ਮਾਲ ਚੁਰਾਣਾ 
“ਪਰਹਰਨਾ ਲੋਕੁ ਝੂਠ ਨਿੰਦਾ ਇਵ ਹੀ ਕਰਤ 
ਗੁੰਦਾਰੀ।”” _ -- ਧਨਾ ੫, ੪੨, ੧ : ੧ (681) 
ਪਰਹਰਾਇ-- ਦੂਰ ਕਰੇ 
“ਬਿਖੁ ਹਉਮੈ ਮਮਤਾ ਪਰਹਰਾਇ। ” 

-- ਬਸੰ ੧, ੫, ੩ : ੩ (1169) 
ਪਰਹਰਿ-- ਹਟਾ ਕੇ, ਦੂਰ ਕਰਕੇ, ਤਿਆਗ ਕਰਕੇ 
“ਦੁਖੁ ਪਰਹਰਿ ਸੁਖੁ ਘਰਿ ਲੈ ਜਾਇ।” 

- ਜਪੁ ੧,੫:੬ (2) 
“ਨੀਦ ਭੁਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ 
ਸਮਾਵੈ।” (ਦੂਰ ਕਰਕੇ, ਪਰਾਂ ਹਟਾ ਕੇ) __ 
-- ਆਸਾ ੪, ਛੰਤ, ੮, ਫ] ਇਨ 
ਸੰਗ ਰੂਖ ਨ ਪਰਹਰਿਆ-- 
“ਦਰਸਨ ਪੇਖਤ ਸਭ ਦੁਖ ਪਰਹਰਿਆ 
ਜੀਉ।” (ਦੂਰ ਕੀਤਾ) 
-- ਗਉ ੫, ੧੬੭", ੪ : ੨ (217) 


ਦੁਖ ਪਰਹਰੀ। ” (ਮੈਂ ਦੂਰ ਕਰਾਂ) 
`. -- ਗਉ ੪, ਵਾਰ ੨ਸ, ੪, ੨ : ੨, (301) 
“ਪਰ ਧਨ ਪਰ ਦਾਰਾ ਪਰਹਰੀ। ” (ਤਿਆਗੀ, 
ਦੂਰ ਕੀਤੀ) 
-- ਭੈਰ ਨਾਮ, ੧, ੧ : ੧ (1163) 
ਪਰਹਰੀਆ-- 


“ਕਾਮ ਕ੍ਰੋਧੁ ਨਿੰਦਾ ਪਰਹਰੀਆ ਕਾਢੇ ਸਾਧੂ ਕੈ 


ਸੰਗਿ ਮਾਰਿ।” (ਦੂਰ ਕੀਤੇ) 
- ਸਾਰ ੫, ੧੧੨, ੧ : ੧ (1226) 


ਪਰਹਰੀਐ।” (ਦੂਰ ਕਰੀਏ) ___ 
-- ਗਉ ੫, ਵਾਰ ੧੧ : ੪ (320) 
_ਪਰਹਰੇ-- ॥ 


146] 


“ਹਰਿ ਗੁਰ ਸਰਣਾਈ ਭਜਿ ਪਉ ਜਿੰਦੁ ਸਭ 
ਕਿਲਵਿਖ ਦੁਖ ਪਰਹਰੇ।” (ਦੂਰ ਕੀਤੇ) 
-- ਸਿਰੀ ੪, ਵਣ ੧, ੪” : ੨ (82) 


ਭਰਪੂਰਿ।” (ਦੂਰ ਕਰੇ) 
-- ਸਿਰੀ ੩, ੫੩, ੧“ : 
ਪਰਹਾਰਿ-- ਚੋਟ ਨਾਲ 
“ਭੂਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ 
ਪਰਹਾਰਿ।” 
-- ਸਾਰ ੫, ੧੧੨, ੧” : ੨ (1225) 
(ਮਹਾਨਕੋਸ਼ ਅਰਥ ਅੱਗ ਨਾਲ ਕਰਦਾ ਹੈ) 
ਪਰਹਾਰੀ-- 1. ਦੂਰ ਕਰਨ ਵਾਲਾ 
“ਦੀਨ ਕਾ ਦਇਆਲੁ ਮਾਧੋ ਗਰਬ ਪਰਹਾਰੀ। ” 
-- ਧਨਾਂ ਨਾਮ, ੫, ੨ : ੧ (694) 
2. ਦੂਰ ਕਰਕੇ 
“ਗੁਰਮਤਿ ਜਾਗੇ ਦੁਰਮਤਿ ਪਰਹਾਰੀ। ” 


-- ਰਾਮ ੧. ਅਸ ੩, ੪ : ੨ (904) 


2 (34) 


| ਪਰਹਿ-- ਪਵੇ 


ਨੰਨਾ ਨਰਕਿ ਪਰਹਿ ਤੇ ਨਾਹੀ। ” 
-- ਗਉ ੫, ਬਾਅ ੩੬ : ੧ (257) 
#ਲਲਤ ਜਾ ਤੋ/ਪਚਹਿ ਮੁਰਾਗ।' (ਬਾਵ ਰੰ ਜਾਵੇ? 
-- ਗਉ ੫, ਬਾਅ ੪੧ : ੮ (259) 
“ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ 
ਪਰਹਿ ਸੁਮਾਰ।” (ਪੈਂਦਾ, ਹੁੰਦਾਂ) __ 

-- ਗੂਜ ੧, ਅਸ ੨, ੧: ੧ (503) 
ਹੋਰ ਰੂਪ -- ਪਰਹੁ-- ਰ੍ 
“ਸਾਧੂ ਸੰਗਿ ਕੀ ਸਰਨੀ ਪਰਹੁ। ” (ਪਵੋ) 

- ਗਉ ੫, ੧੨੬,੧:੧(191) 

ਪਰਕਾਸਿਓ-- ਪ੍ਰਗਟ ਕੀਤਾ ਹੈ 
“ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ। ” . 
-- ਸਵ ੫, ਕਲ ੧ : ੧੦ (1407) 


| ਪਰਕਾਸ੍ਾ-- ਪਰਗਟ ਹੋਇਆ ਭਾਵ ਚਮਕਿਆ 


“ਜਗ੍ਹਾ ਮਨੁ ਕਵਲੁ ਸਹਜਿ ਪਰਕਾਸ਼੍ਾ ਅਭੈ ਨਿਰੰਜਨੁ 
ਘਰਹਿ ਲਹਾ।” 
-- ਸਵ ੪, ਕਲ ੩ : ੨ (1397) 
ਪਰਕਾਰ--ਢੰਗ, ਤਰੀਕਾ 


ਦਯ 


ਪਰਕਾਰਵਾ 


1462 


ਪਰਖਿਆ 





“ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ 
ਰਚਾਇਓ। ” --ਗਉ ੫, ੧੨੩, ੪ : ੧ (205) 
ਹੋਰ ਰੂਪ -- ਪਰਕਾਰਾ-- 
“ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ 
ਨਹੀ ਪਾਏ।”! (ਢੰਗਾਂ/ਤਰੀਕਿਆਂ ਨਾਲ) 
--ਮਾਰੂ ੫, ੩, ੩ : ੧ (999) 
ਪਰਕਾਰੀ-- 
ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ 
ਪਾਲਕਾ । ” (ਢੰਗਾਂ/ਤਰੀਕਿਆਂ ਨਾਲ) 
ਮਾਰੂ ੫. ਸੋਲਾ ੧੨, ੪ : ੩ (1084) 
ਪਰਕਾਰੇ-- 
“ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ 
ਸਰਵਨ । ” (ਤਰੀਕੇ/ਢੰਗ ਨਾਲ) 


--ਆਸਾ ੫, ਛੰਤ ਦ, ੪ : ੨ (450) 


2. ਕਿਸਮ, ਭਾਂਤ 
“ਹੁਕਮੇ ਅਨਿਕ ਰੰਗ ਪਰਕਾਰ। 
--ਗਉ ੫, ਸੁਖ ੧੧, ੧ : ੮ (277) 
ਹੋਰ ਰੂਪ -- ਪਰਕਾਰਾ-- 
"ਭਗਤਿ ਨਵੈ ਪਰਕਾਰਾ।” (ਕਿਸਮ) 
-ਸਿਰੀ ੫, ਅਸ ੨੭, ੪ : ੧ (71) 
ਪਰਕਾਰਿ-- 
"ਤ੍ਰਿਸਨਾ ਚਲਤ ਬਹੁ ਪਰਕਾਜ਼ਿ।” (ਕਿਸਮ/ 
ਭਾਂਤ ਦੀ) 
___` ਸਾਰ ੫, ੧੦੭, ੧: 
ਪਰਕਾਰੀ-- ਰ੍ 
"ਮਾਇਆ ਬਿਆਪਤ ਬਹੁ ਪਰਕਾਰੀ।” 
--ਗੋਉ ੫, ੮੮, ੧" : ੧ (182) 
ਪਰਕਾਰੋਵਾ-- ਕਿਸਮਾਂ ਦਾ, ਭਾਂਤਾਂ ਦਾ 
“ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ।” 
--ਵੰਡ ੧, ਅਲਾ ੪, ੩ : ੨ (581) 
ਪਰਕਿਰਤਿ-- (ਸੰ. ਜ਼ਰਹੇ) ਮਾਇਆ ਦਾ ਮੋਹ 
'ਪਰਕਿਰਤਿ ਛੋਡੇ ਤਤੁ ਪਛਾਣੈ।” 
-ਭੈਰ ੩, ੨, ੪: ੨(1128) 
ਪਰਕ੍ਰਿਤਿ- ਮਾਇਆ 
ਗਜ -ਗੂਜੇ ਜੈਂਢੇ, ੧. ੧ : ੨ (626) 
ਪਰਖ-- ਜਾਂਚ, ਚੰਗੀ ਤਰਾਂ ਵੇਖਣ ਦੀ ਕ੍ਰਿਆ, ਗੁਣ 


੧ (1225) 

















ਦੋਸ਼ ਦੀ ਪੜਤਾਲ 
74 ਬਰ 
-ਸਾਰ ੪, ਵਾਰ ੩੨ਸ, ੩, ੧ : ੪ (1249) 
ਪਰਖਣ-- ਜਾਂਚ ਕਰਨ _ 
“ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ। ” 
-ਰਾ ੩, ਵਾਰ ੧੫ਸ, ੨, ੧ : ੧ (954) 
ਪਰਖਣਹਾਰਾ-- ਜਾਂਚ/ਪੜਤਾਲ ਕਰਨ ਵਾਲਾ 
“ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ। ” 
-ਆਸਾ ੫, ਛੰਤ ੧੩, ੩ : ੧ (461) 
ਹੋਰ ਰੂਪ -- ਪਰਖਣਹਾਰੁ-- 
ਰ “ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ।” 
-ਮਾਝ ੧, ਵਾਰ ੧੨ : ੨ (143) 
ਪਰਖਣਹਾਰੈ-- 
“ਆਪੇ ਪਰਖੇ ਪਰਖਣਹਾਰੈ ਬਹੁਰਿ ਸੁਲਾਕੁ ਨ 
ਹੋਈ।” (ਜਾਂਚ/ਪਰਖ ਕਰਨ ਵਾਲੇ) 
-ਭੈਰ ੧, ਅਸ ੧, ੨ : ੧ (1153) 
ਪਰਖਾਇ-- ਪਰਖ ਕਰਵਾ ਲਵੋ 
ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆਂ 
ਉਮਰ 
-ਸਾਰ ੪, ਵਾਰ ੩੨ਸ, ੩, ੧ : ੫ (1249) 
ਪਰਖਾਇਆ-- ਪਰਖ ਕਰਵਾਈ 
'ਗੁਰ ਕੈ ਸਬਦਿ ਪਰਖਿ ਪਰਖਾਇਆ। ” 
“ਮਾਝ, ਅਸ ੬. ੧ : 26112) 
ਪਰਖਾਵਤ -- ਪਰਖ ਆ ਜਾਵੇ __ 
ਜੈਸੇ ਪਰਖਾਵਤ। ” 
-ਸਾਰ ੫, ੯, ੩ : ੨ (1205) 
ਪਰਖਿ-- ਪਰਖ ਕੇ, ਜਾਂਚ/ਪੜਤਾਲ ਕਰਕੇ 
"ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ।” 


-ਸਿਰੀ ੧, ਅਸ ੩, ੧ : ੨ (54) 


“ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ 


ਭੁਲਾਵਣਿਆ।” 
--ਮਾਝ ੩. ਅਸ ੧੬, ੬ : ੩ (119) 
ਪਰਖਿਆ-- ਪਰਖ ਕੀਤੀ, ਜਾਂਚ/ਪੜਤਾਲ ਕੀਤੀ 
ਵੀਚਾਰਿ।” 


ਮਾਰੂ ੩, ਵਾਰ ੧੯ਸ, ੩, ੨ : ੧ (1093) 


ਪਰਖੀਅਨਿ 


1463 


ਪਰਗਟੁ 


ਪਰਖੀਅਨਿ-- ਪਰਖੇ ਜਾਂਦੇ ਹਨ | “ਸਚਾ ਸਾਹਿਬੁ ਆਪਿ ਗੁਰਮੁਖਿ 


“ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ 
ਰਾਮ।”? __--ਵਡ ੩, ਛੰਤ ੪, ੩ : ੧ (570) 
ਪਰਖੀਐ -- ਪਰਖ ਕਰੀਏ, ਗੁਣ/ਦੋਸ਼ ਦੀ ਜਾਂਚ/ 
ਪੜਤਾਲ ਕਰੀਏ 
“ਜਾਤੀ ਦੈ ਕਿਆ ਹਥਿ ਸਚੁ ਪਰਖੀਐ।” 
-ਮਾਝ ੧, ਵਾਰ ੧੦ : ੧ (142) 
ਪਰਖੇ-- ਪਰਖ ਕਰੇ 
“ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨ 


ਵੀਚਾਰਿ।” --ਸਿਰੀ ੧, ਅਸ ੬, ਤੇ : ੧ (56) 
ਹੋਰ ਰੂਪ -- ਪਰਥੈ-- 
“ਮਿਤ ਵੇਥੋ ਪਰਥੈ ਸਦਾ ਨੋਣੀ।” (ਪਰਖ 
ਕਰਦਾ ਹੈ) 


-ਮਾਝ ੜ, ਅਸ ੧੬, ੨ : ੨ (118) 
ਪਰੰਗ-- ਪ੍ਰਧਾਨ ਰੰਗਾਂ ਦਾ ਮੇਲ ਤੋਂ ਬਣਿਆ ਰੰਗ 
“ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ। ” 
(ਰੰਗ ਪਰੰਗ ਤੋ' ਭਾਵ ਹੈ ਰੰਗ ਬਰੰਗੀ) _ 
-ਮਾਂਝ ੧, ਵਾਰ ੧ : ੨ (138) 
ਪਰਗਟ-- ਪੁਤੱਖ, ਜ਼ਾਹਿਰ ਰ੍ 
“ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ।” 
--ਗਉ ੪, ਵਾਰ ੩੧ : ੩ (316) 
ਪਰਗਟਨਾ-- ਪ੍ਤੱਖ 
“ਆਪ ਹੀ ਗੁਪਤ ਆਪਿ ਪਰਗਟਨਾ। ` 
--ਬਿਗਾ ੫, 2, ੩ : ੨ (603) 
ਪਰਗਟੜਾ-- ਪ੍ਰਗਟ/ਪ੍ਤੱਖ ਹੋਇਆ 
“ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ 
ਪਰਗਟੜਾ। ” 
-ਮਾਰੂ ੫. ਸੋਲਾ ੧੦, ੧੨ : ੩ (1082) 
ਪਰਗਟਾ-- ਪ੍ਰਗਟ/ਪੁਤਖ ਹੋਇਆ ਰ 
“ਗੁਰਮੁਖਾ ਨੌ ਪੰਥੁ ਪਰਗਟਾ ਦਰਿ ਠਾਕ ਨ ਕੋਈ 
ਪਾਇ।” -ਸਿਰੀ ੧, ੧੦, ੩ : ੧ (42) 
ਪਰਗਟਿ-ਪ੍ਰਤਖ 
“ਪਰਗਟਿ ਪਹਾਰੈ ਜਾਪਦਾ। ” 
--ਸਿਰੀ ੧, ਅਸ ੨੮, ੩ : ੧ (71) 
“ਨਿੰਦਕ ਕਾ ਪਰਗਟਿ ਪਹਾਰਾ। ” (ਖਿਲਾਰਾ ਪ੍ਰਤਖ 
ਹੋ ਜਾਂਦਾ ਹੈ) --ਗੋਂਡ ਰਵਿ, ੨, ੪ : ੨ (875) 
ਹੋਰ ਰੂਪ -- ਪਰਗਟਿਆ- 





ਪਰਗਟਿਆ। ” (ਜ਼ਾਹਿਰ ਹੋਇਆ) 
-ਰਾਮ ੫, ਵਾਰ ੧ : ੮ (957) 
ਪਰਗਟਿਆਈ-- 
“ਅਗਿਆਨੁ ਅੰਧੇਰਾ ਕਟਿਆ ਜੌਤਿ 
ਪਰਗਟਿਆਈ। ” ( ਪ੍ਰਤੱਖ ਹੋਈ ਜ਼ਾਹਿਰ . 
ਹੋਈ) --ਬਿਲਾ ੪, ਛੰਤ ੨, ੨ : ੩ (845) 
ਪਰਗਟੀ-- 1. ਉਜਲੀ ਹੋਈ 
“ਰਾਮ ਰਮਤ ਮਤਿ ਪਰਗਟੀ ਆਈ।” 
--ਗਉ ਕਬ, ੧੪, ੪ : ੧ (326) 
2, ਪਰਗਟ/ਪ੍ਰਤਖ ਹੋਇਆ, ਜ਼ਾਹਿਰ ਹੋਇਆ 
“ਕਰਿ ਕਿਰਪਾ ਹਰਿ ਪਰਗਟੀ ਆਇਆ। ” 
--ਅਸ ੪, ੧੮. ੧ : ੧ (375) 
ਪਰਗਟੀਆਇਦਾ-- ਪ੍ਰਤਖ/ਜ਼ਾਹਿਰ ਹੁੰਦਾ ਹੈ 
“ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ 
ਪਰਗਟੀਆਇਦਾ। ” 
___ -ਗਉਂ ੧, ਸੋਲਾ ੧੫, ੧੫ : ੩ (1036) 
ਪਰਗਟੀਆਏ- ਪ੍ਰਗਟ/ਜ਼ਾਹਿਰ ਕੀਤੇ 
“ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ 
ਗੁਣ ਪਰਗਟੀਆਏ।” 
-ਮਾਰੂ ੪, ਵਾਰ ੭ : ੪ (303) 
ਪਰਗਟੀਐ--- ਪ੍ਗਟ/ ਪ੍ਰਤਖ ਹੁੰਦਾ ਹੈ 
'ਆਪੇ ਹੋਵਹਿ ਗੁਪਤੁ ਆਪੈ ਪਰਗਟੀਐ। ” 


-ਰਾਮ ੫. ਵਾਰ 22 : ੫ (966) 


 ਪਰਗਟੀਏਸਾ- ਪ੍ਰਗਟਿਆ ਹੈ, ਪ੍ਤਖ ਹੋਇਆ 


ਹੈ 
“ਗੁਰ ਸੇਵਾ ਤੇ ਜਾਣਿਆ ਸਚੁ ਖਰਗਟੀਏਸਾ। ” 
-ਰਾਮ ੩, ਵਾਰ ੧੬ : ੪ (955) 
ਪਰਗਟੁ- ।. ਪ੍ਰਤਖ/ਪ੍ਰਸਿਧਾ/ਉਘਾ ਹੋ ਕੇ 
“ਮੰਨੈ ਪਤਿ ਸਿਉ ਪਰਗਟੁ ਜਾਇ। ” 
--ਜਪੁ ੧, ੧੪ : ੨ (3) 
“ਗੁਰ ਕਾ ਬਚਨੁ ਪਰਗਟੁ ਸੰਸਾਰਿ ।” (ਪ੍ਰਤੱਖ) 
--ਗਉ ੫, ੭੪. ੪ : ੨ (177) 
“ਪਰਗਟੁ ਹੋਆ ਸਾਧ ਸੰਗਿ ਹਰਿ ਦਰਸਨੁ 
ਪਾਇਆ। ” (ਪ੍ਰਸਿਧ ਜ਼ਾਹਿਰ) 
-ਆਸਾ ਧੰਨਾ, ੨, ੨ : ੨ (487) 


“ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ 


ਪਰਗੜੀਐ 


1464 








ਕਿਤਾ।” (ਪ੍ਰਤਖ ਕਰਦਾ ਭਾਵ ਬਿਆਨਦਾ ਹੈ) 
-ਗੂਜ ੩, ਵਾਰ ੯ : ੪ (512) 
ਪਰਗਟੁ ਹੋਈ ਰਾਮ। ” (ਪ੍ਰਤਖ ਹੁੰਦਾ ਭਾਵ ਮਿਲਦਾ 
ਹੈ) -ਜੈਤ ੪, ੭, ੨ : ੩ (698) 

ਹੋਰ ਰੂਪ -- ਪਰਗਟੈ-- 
“ਦਿਲ ਮਹਿ ਸਾਂਈ ਪਰਗਣੈ ਬੁਝੈ ਬਲੰਤੀ 

ਨਾਂਇ।” (ਜ਼ਾਹਿਰ, ਸਾਕਾਤਸਰ) 

-ਸਲੋ ਕਬ , ੧੮੬ : ੨ (1374) 


ਪਰਗਟੋ-- 
ਨ ਕਤਹੂ ਜਾਇ।” 
-ਆਸਾਂ ੫, ਛੰਤ ੩, ੨ : ੪ (454) 
2. ਉਜਲੀ, ਸਾਫ 


"ਮਤਿ ਮਲੀਣ ਪਰਗਟੁ ਭਈ ਜਪਿ ਨਾਮੁ 
ਮੁਰਾਰਾ। ` --ਗਉ ੩, ੩੮, ੧ : ੨ (163) 
3. ਪਸਰਾ, ਸਵਛ ਰ੍ 
"ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ। ” 
- ਆਸਾ ੫, ੨੬, ੩ : ੨ (377) 
ਪਰਗੜੀਐ-- ਪ੍ਰਗਟ ਹੁੰਦਾ ਹੈ ਰ 
“ਤੂੰ ਘਟਿ ਘਟਿ ਇਕੁ ਵਰਤਦਾ ਗੁਰਮੁਖਿ 
ਪਰਗੜੀਐ। ” --ਗਉ ੪, ਵਾਰ ੩ : ੩ (301) 
ਪਰਗਾਸ-- ।. ਪ੍ਰਕਾਸ਼, ਚਾਣਨ 
“ਜਨ' ਨਾਨਕ ਛੂਟੈ ਗੁਰ ਪਰਗਾਸ।” (ਭਾਵ 
ਗਿਆਨ) -ਗਉ ੩, ੩੪, ੪ : ੨ (162) 
"ਜਾ ਕੀ ਜੋਤਿ ਜੀਅ ਪਰਗਾਸ।” (ਹਿਰਦੇ ਨੂੰ 
ਪ੍ਰਕਾਸਦੀ ਹੈ, ਚਾਨਣ ਕਰਦੀ ਹੈ) 


-ਗਉ ੫, ੯੫, ੨ : ੨(184)- 


“ਸ਼ਾਂਤਿ ਸਹੰਜ ਸੂਖ ਮਨਿ ਉਪਜਿਓ ਕੋਟਿ ਸੂਰ 
ਨਾਨਕ ਪਰਗਾਸ। ` (ਚਾਣਨ) 

--ਟੈਂਡੀ ੫, ੨੪, ੨ : ੨ (717) 
2. ਪ੍ਰਗਟ ਹੋਣਾ, ਪ੍ਰਕਾਸ਼ਮਾਨ ਹੋਣਾ 


ਪਰਗਾਸ। `' --ਗਉ ੪, ੪੭, ੪ : ੩ (166) 
“ਸਰਬ ਸੂਖ ਨਾਨਕ ਪਰਗਾਸ।” (ਸਾਰੇ ਸੁਖ 
ਪ੍ਰਗਟ ਹੋਣ) 
--ਗਉ ੫, ਸੁਖ ੨੦, ੮ : ੧੦ (290) 
ਹੋਰ ਰੂਪ - ਪਰਗਾਸੰ-- 














"ਆਪੇ ਸਾਚੇ ਗੁਣ ਪਰਗਾਸੰ। ” (ਪ੍ਰਕਾਸ਼ਮਾਨ/ 
ਪ੍ਰਗਟ ਕਰਨਾ, ਉਜਾਗਰ ਕਰਨਾ) 
-ਮਾਰੂ ੧, ਸੋਲਾ ੨, ੧: ੨ (1021) 
ਪਰਗਾਸਹੁ-- 
“ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹੁਹੁ 
ਸਰਣਾਈ।” (ਪਰਕਾਸ਼ ਕਰੋ ਜਗਾਉ) 
-ਸੋਰ ੪, ੯, ੧” : ੨ (607) 
ਪਰਗਾਸਾ- ।. ਚਾਨਣ ਕਰਦਾ ਹੈ ਰ੍ 
“ਜਿਉ ਅੰਧਿਆਰੈ ਦੀਪਕੁ ਪਰਗਾਸਾ। ” 
-ਮਾਝ ੫, ੨੧, ੩ : ੧ (100) 
2. ਖਿੜਿਆ ਰ੍ 
“ਹਉਮੈ ਮਾਰਿ ਕਮਲੁ ਪਰਗਾਸਾ। ” 
--ਗਉ ੩, ੩੩, ੩ : ੨ (161) 
“ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ। ” 
--ਗਉ ੫, ੭੧", ੪ : ੨ (176) 
“ਪੰਚ ਤਤੁ ਸੁੰਨਹੁ ਪਰਗਾਸਾ। ” (ਪ੍ਰਗਟ ਕੀਤਾ) 
-ਮਾਝ ੧, ਸੋਲਾ ੧੭, ੧੪ : ੧ (1038) 
4. ਜਗਾਇਆ, ਪ੍ਰਕਾਸ਼ਮਾਨ ਕੀਤਾ 
“ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ 
ਦੀਪਕੁ ਪਰਗਾਸਾ। ” ਰ 
-ਗਉ ੫, ੧੩੩”, ੧ : ੧ (208) 
“ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ 
ਪ੍ਰੀਤਿ।” --ਟੋਡੀ ੫, ੫, ੧" : ੨ (712) 
5. ਗਿਆਨ/ ਚਾਣਨ 
“ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ 
ਪਦੁ ਪਰਗਾਸਾ। 
-ਗਉ ਕਬ, ੪੬, ੨ : ੧ (332). 
ਮੱਲ ਇਨ ੭ ੬ ਜਉ 
ਪਰਨਾ।” (ਗਿਆਨ ਰੂਪ ਚਾਨਣ) ਰ 
, -ਦੇਵ ੫, ੧੬, ੧ 1 ੨ (531) 
ਪਰਗਾਸਿ-- ।. ਪ੍ਰਗਟਾਵੋ, ਰੋਸ਼ਨ ਕਰੋ __ 
ਦਇਆ ਨਾਮੁ ਪਰਗਾਸਿ। ? 
-ਗੂਜ ੪, ਸੋਦ ੪, ੧ : ੨ (10) 
2. ਪ੍ਰਕਾਸ਼ ਦੁਆਰਾ 
“ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ 
ਪਰਗਾਸਿ। ”--ਸਿਰੀ ੧, ੨੧, ੨ : ੧ (21) 


ਪਰਗਾਸਿਓ 


1465 





ਪਰਗਾਸਿਓ-- ।. ਪ੍ਰਗਟ ਹੋਇਆ ਹੈ 


ਪਰਗਾਸਿਓ। ” ਰ 
ਰ੍ -ਗਉ ਕਬ, ੪੯, ੧ : ੧ (333) 
2. ਪ੍ਰਕਾਸ਼ਮਾਨ ਕੀਤਾ, ਦਿਤਾ 
ਏਕ ਸਮਾਨਾਨਾ।” 
-ਗਉ ਕਬ, ੭੪, ੪ : ੧ (340) 
ਪਰਗਾਸਿਆ-- ।. ਪੁਕਾਸ਼ਮਾਨ/ਓਜਾਗਰ/ਪੁਗਟ 
ਕੀਤਾ 
“ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ 
ਵਸਿਆ ਨਿਰੰਕਾਰੀ ਜੀਉ।” 
--ਸੋਰ ੧, ੮, ੪ : ੧ (598) 
“ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ 
ਤੇ ਵਸੈ ਮਨਿ ਆਇ।” (ਭਾਵ ਦਿਖਾਇਆ) 
--ਧਨਾ ੧, ੧, ੧” : ੨ (663) 
2. ਖਿੜ ਗਿਆ ਰ੍ ਰ੍ 
ਜਾਗੇ ਰਾਮ।” 
--ਬ਼ਿਲਾ ੪, ਛੰਤ ੨, ੧ : ੩ (843) 
3. ਪ੍ਰਜਵਲਿਤ ਕੀਤਾ, ਰੁਸ਼ਾਇਆ 
"ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ 
ਦਿਖਾਈ।” ਰ੍ 


ਰਾਮ ੧, ਅਸ ੮, ੭ : ੧(907) 


_ਪਰਗਾਸੀ-- ।. ਉਜਲੀ ਕੀਤੀ 
ਗੁਰਮੁਖਿ ਤਾਰੀ। ” 
` -ਗੂਜ ੫, ੨, ੪ : ੨ (495) 
2. ਪ੍ਰਗਟ ਕੀਤੀ ਰ 
` ਪਸਾਰਾ।  _--ਵਡ ੩, ੫, ੨ : ੧ (559) 
ਹੋਰ ਰੂਪ -- ਪਰਗਾਸੀਆ- 
ਸਮਾਇ। ” (ਪ੍ਰਕਾਸ਼ਮਾਨ ਕੀਤੀ) 
ਰ --ਸਲੋ ੪, ੧ : ੨ (1421) 
ਪਰਗਾਸੁੂ-- ।. ਚਾਣਨ ਭਾਵ ਗਿਆਨ 
“ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ 








।_ ਹੋਰ ਰੂਪ -- ਪਰਗਾਸੈ-- 


ਪਰਗਾਸੁ । ` _--ਸਿਰੀ ੩, ੩੫, ੧" : ੨ (26) 
2. ਪ੍ਰਗਟ ਪ੍ਰਕਾਸ਼ਮਾਨ 
“ਹਿਰਦੇ ਸੂਖੂ ਭਇਆ ਪਰਗਾਸੁ। ” 
--ਗਉਂ ੩, ਅਸ ੭, ੨ : ੧ (232) 
3. ਚਾਣਨ, ਰੋਸ਼ਨੀ 
“ਜਿਉ ਅੰਧਕਾਰ ਦੀਪਕ ਪਰਗਾਸੁ । ” 
-`ਗਉ ੫, ਸੁਖ ੧੫, ੩ : ੫ (262) 
4. ਖਿੜ ਜਾਂਦਾ ਹੈ 
ਪਰਗਾਸੁ । ” 

-ਸੋਰ ੫, ਅਸ ੧, ੩ : ੩ (640) 
ਓਨਾ ਹਰ ਚ ਨੀਚ ਗਮ ਨ ਜੋਤ 
ਪਰਗਾਸ । ” 

-ਰਾਮ ੩, ਵਾਰ ੭ਸ, ੩, ੨ : ੨ (949) 
ਪਰਗਾਸੇ-- ਇਤ 

ਲੀ ਸੁਖ ੧੮, ੬ : ੯ (287). 

“ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ 
ਗੁਰਮਤਿ ਨਾਮੁ ਪਰਗਾਸੇ ਰਾਮ।” __ 

--ਬਿਹਾ ੪, ਛੰਤ ੧, ੪ : ੧ (538) 

ਹੋਰ ਰੂਪ -- ਪਰਗਾਸੈ-- 
“ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ 
ਦੂਖ ਤਜਾਵਨਾ।” 

-ਮਾਰੂ ੫, ਅਸ ੫, ੩ : ੧ (1018) 

2.' ਖਿੜ ਜਾਣਾ 
ਆ 


-ਦੈਵ ੫, ੧, ੧੯ : ੨ (528) 


“ਹਰਿ ਹੁਣ ਜਪਤ ਕਮਲੁ ਪਰਗਾਸੈ।” _ 
--ਗਉ ੫, ੧੧੬, ੧ : ੧ (189) 
ਪਰਗਾਸੋ-- ਚਾਣਨ ਹੁੰਦਾ ਹੈ 
“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ 
ਪਰਗਾਸੋ। ” --ਸਿਰੀ ੫, ਛੰਤ ੨, ੪ : ੨ (80). 
ਪਰਗਾਝਾ-- ਪ੍ਰਗਟ/ਜ਼ਾਹਿਰ ਕੀਤਾ _ 
“ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ 
ਨਾਮੁ ਪਰਗਾਝਾ। ” 
-ਜੈਤੇ ੪, ੫, ੨ : ੨ (697) 


ਪਰਗਾਮੀ 


ਪਰਗਾਮੀ-- (ਸੰ. ਧਕਸਸਿਜ੍) ਪਾਰ ਜਾਣ ਵਾਲਾ 
ਭਾਵ ਪਾਰ ਲੰਘਾਣ ਵਾਲਾ 
ਤਾਰਣ ਤਰਣ। '' 
-ਸਵ ੪, ਸਲ ੨ : ੫ (1406) 
ਪਰਗ੍ਰਿਹ-- (ਸੰ. ਧਵਗਬ) ਪਰਾਇਆ ਘਰ ਭਾਵ 
ਸੁੰਦਰ ਨਾਰੀ 
“ਸੁੰਦਰ ਨਾਰੀ ਅਨਿਕ ਪਰਕਾਰੀ ਪਰਗ੍ਰਿਹ 
ਬਿਕਾਰੀ।”” --ਗਉ ੫, ੧੫੪", ੨ : ੧ (213) 
ਹੋਰ ਰੂਪ -- ਪਰਗ੍ਰਿਹੰ-- 

'ਲੋਭਾਦਿ ਦ੍ਰਿਸਟਿ ਪਰਗ੍ਰਿਹਿ ਜਦਿ ਬਿਧਿ 
ਆਚਰਣੰ।” (ਪਰਾਏ ਘਰ ਭਾਵ ਪਰਾਈ 
ਇਸਤ੍ਰੀ) _ --ਗੂਜ ਜੈਢੇ, ੧, ੩ : ੧ (526) 

ਪਰਗ੍ਰਿਹਿ-- ੍ 

“ਰੇ ਨਰ ਕਾਇ ਪਰਗ੍ਰਿਹਿ ਜਾਇ।” (ਪਰਾਏ 
ਘਰ) __-ਮਾਰੂ ੫, ੧੧, ੧” : ੧ (1001) 

ਪਰਗ੍ਿਹੁ-- 

“ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ 
ਇਹ ਪਰਗ੍ਰਿਹੁ।` (ਪਰਾਈ ਇਸਤ੍ਰੀ) 

--ਅਸ ੫, ੧੨੭, ੨ : ੨ (403) 
ਪਰਘਰ-- ਪਰਾਏ ਘਰ 
“ਪਰਘਰ ਜੋਹਹਿ ਘਰੁ ਨਹੀ ਭਾਲਹਿ।” 
- ਮਾਰੂ ੧, ਸੋਲਾ ੨, ੩ : ੨ (1021) 
ਹੋਰ ਰੂਪ -- ਪਰਘਰਿ- 

“ਨਾਮੁ ਨਿਧਾਨੁ ਪਾਇਆ ਪਰਘਰਿ ਜਾਇ ਨ 

ਕੋਇ।” (ਪਰਾਏ ਘਰ, ਕਿਸੇ ਹੋਰ ਘਰ) 
-ਗੂਜ ੩, ੯, ੨ : ੨ (492) 





ਪਰਘਰੁ-- 
“ਪਰ ਘਰੁ ਜੋਹੈ ਹਾਣੇ ਹਾਣਿ।” (ਪਰਾਇਆ 
` ਘਰ ਭਾਵ ਪਰਾਈ ਇਸਤ੍ਰੀ) 
--ਰਾਮ ੧, ਸਿਗੋ ੨੬ : ੨ (941) 
ਪਰਚਉ-- 1. ਵਾਕਫੀ, ਸਾਂਝ 
“ਐਸੋ ਪਰਚਉ ਪਾਇਓ।” 
--ਗਉਂ ਪ.. ੧੭੩", ੧" : ੧ (205) 
2. ਪਿਆਰ 
--ਗਉ ਕਬ, ਬਾਅ ੨੭ : ੨ (341) 


1466 





ਪਰਚਾਇਣੁ 


3. ਸਿਧੀ ਦਾ ਚਮਤਕਾਰ ਭਾਵ ਹੈਰਾਨ ਕਰਨ 
ਵਾਲੀ ਤਬਦੀਲੀ 
"ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ 
ਲਾਯਉ।” (ਭਾਵ ਨਿਸ਼ਾ ਨਹੀਂ ਕੀਤੀ) 
-ਸਵ ੩, ੨੦ : ੩ (1395) 
4. ਗਿਆਨ, ਉਪਦੇਸ 
“ਪਰਚਉ ਪ੍ਰਮਾਣ ਗੁਰ ਪਾਇਅਉ ਤਿਨ 
ਸਕਯਥਉ ਜਨਮੁ ਜਗਿ।” 
--ਸਵ ੪, ਕਲ ੧੧ : ੫ (1398) 
ਪਰਚੰਡਿ-- (ਸੰ. ਸਥੇਫ) ਤੇਜ਼, ਪ੍ਰਤਾਪ ਰ 
“ਕੋਧੁ ਖੰਡਿ ਪਰਚੰਡਿ ਲੋਭ ਅਪਮਾਨ ਸਿਉ 
ਝਾੜਉ।” --ਸਵ ੪, ਸਲ ੧ : ੨ (1406) 
ਪਰਚੰਡੂ-- ਪਰਬਲ, ਬਲਵਾਨ, ਤੇਜ਼, ਤੀਬਰ 
“ਗਿਆਨ ਖੰਡ ਮਹਿ ਗਿਆਨੁ ਪਰਚੰਡੁ ।” 
-ਜਪੁ ੧, ੩੬ : ੧ (7) 
ਪਰਚਾ-- ।. ਪਛਾਣ, ਵਾਕਫੀ, ਮੇਲ 
“ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ 
ਪਰਚਾ ਪਾਇ।” 
-ਸਿਰੀ ੪, ਵਾਰ ੧੨ਸ, ੩, ੧ : ੨ (87) 
2. ਪਰਚ ਜਾਵੇ, ਤਸਲੀ ਹੋ ਜਾਵੇ, ਟਿਕ ਜਾਵੇ 
'ਘਟ ਪਰਚਾ ਕੀ ਬਾਤ ਨਿਰੋਧਹੁ। 
-ਗਉ ਕਬ, ਬਾਅ ੩੯ : ੨ (342) 
“ਜਬ ਸੁਪ੍ੰਸਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ 
ਲਾਇ। ” (ਗੁਰੂ ਦੁਆਰਾ ਤਸੱਲੀ ਕਰਵਾਈ) 
_`-ਸਾਰ ੪, ੪,੫:੧(1199) 
3. ਕਰਾਮਾਤ, ਚਮਤਕਾਰ 
“ਕੋਈ ਮੁਗਲੂ ਨ ਹੋਆ ਅੰਧਾ ਕਿਨੈ ਨ ਪਰਚਾ 
ਲਾਇਆ।” 
--ਆਸਾ ੧, ਅਸ ੧੨, ੪ : ੩ (418) 
4. ਗਿਆਨ ਰ 
''ਘਰ ਹੀ ਪਰਚਾ ਪਾਇਆ ਜੋਤੀ ਜੋਤਿ 
ਮਿਲਾਇ ।” 
-ਵਡ ੪, ਵਾਰ ੪ਸ, ੩, ੨ : ੬ (467) 
ਪਰਚਾਇ-- ਰੁਝਾ ਕੇ, ਲਾ ਕੇ 
ਇਸੁ ਪਰਚਾਇ ਪਰਚਿ ਰਹੁ ਏਸੁ।” 
--ਗਉ ਕਬ, ੯, ੪ : ੨ (325) 


ਪਰਚਾਇਣੁ-- ਗਿਆਨ ਕਰਾਉਣਾ 


ਪਰਚਾਯਉ 


1467 


ਪਰਜਲੈ 





“ਭੇਦੁ ਬਭੀਖਣ ਗੁਰਮੁਖਿ ਪਰਚਾਇਣੁ । 
- ਰਾਮ ੧, ਸਿਗੋ ੪੦ : ੪ (942) 
ਪਰਚਾਯਉ-- ਵਾਕਫੀ/ਸਾਂਝ ਪਾ ਦਿਤੀ 
'ਅਗਮ ਅਗੋਚਰ ਗਤਿ ਗਭੀਰੂ ਸਤਿਗੁਰਿ 
ਪਰਚਾਯਉ । ` --ਸਵ ੫, ਕਲ ੮ : ੨ (1408) 
ਪਰਚਿ-- ਪਤੀਜਿਆ/ਰੁਝਿਆ 
“ਇਸ ਪਰਚਾਇ ਪਰਚਿ ਰਹੁ ਏਸੁ। ” 





--ਗਉਂ ਕਬ, ੯, ੪ : ੨ (325) 


ਪਰਚੂਨ-- ਥੋੜੇ ਥੋੜੇ (ਸ਼ੁਭ ਕਰਮ) 
“ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ 
ਨਾਮਿ ਪਿਆਰੇ।” 
-- ਨਟ ੪, ਅਸ ੩, ? : ੧ (982) 
ਪਰਚੇ-- ਪਰਚਨ ਭਾਵ ਨਿਸ਼ਾ/ਨਿਸਚਾ ਹੋਣ ਤੋਂ 
ਬਿਨਾਂ 
"ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ 
ਅਵਰਾ ਸਮਝਾਇ। ” 
-ਗੂਜ ੩, ੭, ੩ : ੧ (491) 
ਪਰਚੈ-- 1. ਪਰਚ ਜਾਣ ਨਾਲ, ਸਾਂਝ ਪੈ ਜਾਣ ਨਾਲ 
“ਘਟ ਪਰਚੈ ਜਉ ਉਪਜੈ ਭਾਉ।” 
-ਗਉ ਕਬ, ਬਾਅ ੩੯ : ੩ (342) 
“ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੇ 
ਰਾਮੁ ਰਵਾਇਆ ਰਾਮ।” 
(ਸਾਂਝ ਪੈ ਜਾਣ ਨਾਲ, ਮਿਲਾਪ ਨਾਲ) 
-- ਆਸਾ ੪, ਛੰਤ ੯, ੨ : ੨ (443) 
2. ਗਿਆਨ 
“ਬਿਨ ਪਰਚੈ ਨਹੀ ਥਿਰਾ ਰਹਾਇ।” 
--ਗਉਂ ਕਬ, ਥਿਤੀ ੭ : ੨ (343) 
“ਪਰਚੈ ਰਾਮ ਰਵੈ ਜਉ ਕੋਈ।” (ਗਿਆਨ 
ਦੁਆਰਾ) --ਭੈਰ ਰਵਿ ੧, ੧ : ੧ (1।67) 
3. ਤਸੱਲੀ/ਨਿਸ਼ਾ ਹੋਣ ਤੇ 
“ਸਤਿਗੁਰਿ ਪਚਚੈ ਹਰਿ ਨਾਮਿ ਸਮਾਨਾ।” 
-ਬਿਲਾ ੩, ੩, ੧" : ੧ (797) 
''ਝੁਠਿ ਨ ਪਤੀਐ ਪਰਚੈ ਸਾਚੈ।`` (ਪਤੀਜਦਾ 
ਹੈ, ਤ੍ਰਿਪਤ ਹੁੰਦਾ ਹੈ) 
-ਗੋਂਡ ਕਬ, ੧੦, ੨ :. ੨ (872) 
4. ਭਾਵ ਆਸਰੇ/ਓਟ ਨਾਲ ਭਰੋਸੈ 
“ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ 





ਪਰਮ ਪਦੁ ਪਈਆ।” 
--ਬ਼ਿਲਾ ੪, ਅਸ ੨, ੭ : ੨ (834) 
“ਗੁਰ ਪਰਚੈ ਤਿਸੁ ਕਾਲੁ ਨ ਖਾਇ।” 
- ਬਿਲਾ ੧, ਥਿਤੀ ੧੫ : ੪ (840) 
5. ਸਾਂਝ/ਵਾਕਫੀ 
“ਸਤਿਗੁਰੂ ਪਰਚੈ ਮਨਿ ਮੁੰਦਾ ਪਾਈ ਗੁਰ ਕਾ 
ਸਬਦੁ ਤਨਿ ਭਸਮ ਦ੍ਿਤਿਇਆ।” 
--ਬਿਲਾ ੪, 2, ੧ : ੧ (835) 
6. ਪਸੰਨ ਹੁੰਦਾ ਹੈ 
ਰਾਮੁ ਰਵਿਆ ਰੰਗਿ ਪ੍ਰੀਤਿ।” 
--ਕਾਨ ੪, ੫. ੨ : ੨ (1296) 
ਸੋ ਪਾਵੈਗੇ।” 
-ਕਾਨ ੪, ਅਸ ੪, ੩ : ੨ (1310) 
ਪਰਛੰਨਾ-- (ਸੰ. ਧਕਿੰਯਿਤ) ਲੁਕਿਆ ਹੋਇਆ, ਗੁਪਤ 
“ਇਕੋ ਆਪਿ ਫਿਰੈ ਪਰਛੰਨਾ। ” 
-ਮਾਝ ੩, ਅਸ ੪, ੧: ੧(111) 
“ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ 
ਹੀ ਜਿਹਾ।” _--ਸੋਰ ੧, ੪, ੨ : ੨ (596) 
ਪਰਜ-- ਪਰਜਾ, ਲੋਕਾਈ ਭਾਵ ਸ੍ਰਿਸ਼ਟੀ 
“ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ 
ਬਿਗੋਈ।” 
(ਮਹਾਨਲੋਸ਼ ਅਰਥ ਸੰਤਾਨ, ਔਲਾਦ ਕਰਦੇ ਹਨ) 
-ਗਉਂ ਕਬ, ਅਸ ੪੧, ੧ : ੨ (331) 
ਪੂਨੇ ਗਾਇ ਸਭ ਮਰਜੇ ਵਿਕਟ” 
-ਧਨਾ ੩, ੪, ੧: ੩ (664) 
ਪਰਜੰਤ-- ਅੰਤਮ ਸੀਮਾ, ਆਖ਼ਹੀ ਸੀਮਾ ` 
“ਪਰਮਾਣੌ ਪਰਜੰਤ ਆਕਾਸਹੋ ਦੀਪ ਲੋਅ 
ਸਿਖੰਡਣਹ।  __-ਗਾਥਾ ੫, ੨ : ੧ (1360) 
ਪਰਜਰਿ-- ਪਰਾਏ (ਪਦਾਰਥਾਂ ਦੇ ਮੋਹ ਨੂੰ) ਸਾੜ ਕੇ 
(ਸ਼ਬਦਾਰਥ) ਪਰ (ਸ਼ਤਰੂ) ਦੁਆਰਾ 
ਪ੍ਰਾਪਤ ਸੰਤਾਪ (ਮਹਾਨਕੋਸ਼) 
“ਅਸਜਰਿ ਪਰਜਰਿ ਜਰਿ ਜਬ ਰਹੈ।”” 
-ਗੋਉ ਕਬ, ਬਾਅ ੧੪ : ੩ (340) 
ਪਰਜਲੈ-- ਪਰ੍ਹਾਂ, ਸਾੜ ਦੇਵੇ 








ਪਰਜਾ 


ਉਦਾਸਾ।” _--ਸਿਰੀ ੩, ੪੧, ੧” : ੨ (29) 
ਪਰਜਾ-- 1. ਰਿਆਇਆ, ਜਿੰਨ੍ਹਾਂ ਤੇ ਰਾਜ ਕੀਤਾ 
ਜਾਵੇ 
“ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ । ” 
--ਆਸਾ ੧, ਵਾਰ ੧੦ਸ, ੧, ੧ : ੧ (468) 
“ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੂ ਬਡਾਨੀ 
ਰੇ।” --ਬਿਲਾ ਕਬ, ੧, ੨ : ੨ (855) 
2. ਲੋਕਾਈ, ਲੋਕ 
ਪਰਜਾ ਪੂਜਣ ਆਈ। ” 
-ਗੂਜ ੩, ਵਾਰ ੧੪ਸ, ੩, ੨ : ੪ (514) 
ਪਰਜਾਰੀ-- ਬਾਲੀ, ਪ੍ਰਜਵਲਿਤ ਕੀਤੀ 
ਪਰਜਾਰੀ। ” -ਰਾਮ ੧, ਅਸ ੯, ੫ : ੧ (907) 
ਪਰਜਾਰੈ-- ।. ਸਾੜਦੀ ਹੈ 
“ਦੁਰਮਤਿ ਅਗਨਿ ਜਗਤ ਪਰਜਾਰੈ ।”” 
-ਗਉ ੧, ਅਸ ੧੧, ੨ : ੨ (225) 
2. ਬਲੇ, ਪ੍ਰਕਾਸ਼ੇ, ਪ੍ਰਜਵਲਿਤ ਕਰੇ 
“ਕਾਇਆ ਕੀ ਅਗਨਿ ਬ੍ਰਹਮੁ ਪਰਜਾਂਰੈ।” 
੍ -ਭੈਰ ਕਬ, ੧੧, ੨ : ੨ (1।60) 
ਪਰਜਾਲਣਾ-- ਚੰਗੀ ਤਰਾਂ ਸਾੜਨਾ 
“ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ 
ਮੋਹੁ ਪਰਜਾਲਣਾ। ” 
-ਮਾਰੂ ੫. ਸੋਲਾ ੬, ੧੨ : ੩ (1077) 
ਪਰਜਾਲਿ-- ਚੰਗੀ ਤਰਾਂ ਸਾੜ ਕੇ 
“ਪੂਜਾ ਖੇਮ ਮਾਇਆ ਪਰਜਾਲਿ। ” 
ਰ੍ --ਆਸਾ ੧, ੨੦, ੩ : ੧ (355) 
ਹੋਰ ਰੂਪ -- ਪਰਜਾਲੀ-- 
ਸਿਝਾਇਆ। ” (ਚੰਗੀ ਤਰਾਂ ਸਾੜੀ) 
-ਭੈਰ ਕਬ, ੧੭, ੪ : ੨ (1161) 
ਪਰਜਾਲੀਐ-- _ ਵਾ 
“ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ 
ਜਾਇ।” (ਚੰਗੀ ਤਰ੍ਹਾਂ ਸਾੜੀਏ) 
-ਗੂਜ ੩, ਵਾਰ ੧੩ਸ, ੩, ੧ : ੩ (513) 
ਪਰਜਾਲੇ-- ।. ਪ੍ਰਕਾਸ਼ਮਾਨ/ਪ੍ਰਜਵਲਿਤ ਕਰੇ, ਬਾਲੇ 
“ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ।” 











1468 











ਪਰਤਖਿ 


--ਰਾਮ ੩. ਵਾਰ ੧੨ਸ, ੨, ੫ : ੨ (952) 
2. ਸਾੜੇ ਹਨ 
“ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ। ” 
-ਸਿਰੀ ੩, ੪2੨, ੩ : ੩ (30) 
ਪਰਣਾ-- ।. ਆਧਾਰ, ਆਸਰਾ, ਓਟ, ਟੇਕ 
“ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ। ” 
--ਗਉ ੫, ਵਾਰ ੨੦ : ੨ (323) 








2. ਪੈਣਾ 
“ਤਿਨ ਜਰਾ ਨ ਮਰਣਾ ਨਰਕਿ ਨ ਪਰਣਾ ਜੋ 
ਹਰਿ ਨਾਮੂ ਧਿਆਵੈ।” ਰ 
-ਆਸਾ ੧, ਛੱਤ ੪, ੪ : ੪ (438) 
ਪਰਣਾਇ-- ਵਿਆਹ ਕੇ, ਸ਼ਾਦੀ ਕਰਕੇ 
੍ -ਸਲੋ ਫਰ, ੧ : ੫ (1377) 
ਪਰਣੈ-- ਭਾਰ, ਆਧਾਰ ਤੇ, ਆਸਰੇ 
“ਅਖ ਪਰਣੈ ਜੇ ਫਿੱਰਾਂ ਦੇਖਾਂ ਸਭੁ ਆਕਾਰੁ ।” 
--ਸਾਰ ੪, ਵਾਰ ੧੧ੋਸ, ੧, ੨ : ੧ (1241) 
“ਆਪੁ ਛਡੂ ਸਦਾ ਰਹੈ ਪਰੈ ਗੁਰ ਬਿਨੁ ਅਵਰੁ ਨ 
ਜਾਣੈ ਕੋਇ।” --ਰਾਮ ੩, ਅਨੰ ੨੧ : ੪ (919) 
ਪਰਤ-- ਡਿਗਦੇ/ਪੈਂਦੇ ਨੂੰ 
“ਭੁਜਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ 
ਗਹਿ ਲੇਹੁ ਅੰਗੂਰੀਆ। ” 
-ਗਉ ੫, ੧੧੫, ੧” : ੨ (203) 
ਪਰਤਖਿ-- ਜ਼ਾਹਿਰ, ਅਖਾਂ ਦੇ ਸਾਹਮਣੇ, ਸਾਖਿਆਤ ` 
ਪ੍ਰਗਟ ਤੌਰ ਤੇ 
ਚੋਟਾ ਖਾਇ।” 
੍ --ਗਉ ੪, ਕਰ ੧, ੩ : ੨ (234) 
“ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ 
ਟਿਕਾਇਆ ।” (ਭਾਵ ਜਿਊਂਦਿਆਂ ਹੀ) 
-ਰਾਮ ਸੁੰਢ, ਸਦ ੪ : ੫ (923) 
“ਗੁਰੂ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਭਖਿ ਗੁਰੂ 
ਨਿਸਤਾਰੇ।” (ਸਾਖਿਆਤ) 
--ਨਟ ੪, ਅਸ ੪, ੫ : ੨ (982) 
ਹੋਰ ਰੂਪ -- ਪਰਤਖੁ- ਲਾ ਰ 
"'ਭਨਿ ਮਥੁਰਾ ਕਛੁ ਭੇਦੁ ਨਹੀ ਗੁਰੂ ਅਰਜਨੁ 
ਪਰਤਖ੍ ਹਰਿ। (ਸਾਖਿਆਤ) 





ਪਰਤਛਿ 





--ਸਵ ੫. ਮਧੁ 2 : ੬ (1409) 
ਪਰਤਛਿ-- ਪਰਤਖ, ਪ੍ਰਗਟ ਤੌਰ ਤੇ 
“ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ 
ਬ੍ਰਹਮਿ ਨਿਵਾਸੁ ਲੀਅਉ।” ਰ 
--ਸਵ ੫, ਮਥੁ ੫ : ੪ (1409) 
ਪਰਤਨ-- ਪਰਾਇਆ ਤਨ ਭਾਵ ਪਰਾਈ ਇਸਤ੍ਰੀ 
“ਪਰਧਨ ਪਰਤਨ ਪਰ ਕੀ ਨਿੰਦਾ ਇਨ ਸਿਉਂ 
ਪ੍ਰੀਤਿ ਨ ਲਾਗੈ।” 
--ਧਨਾ ੫, ੧੪, ੨ : ੧ (674) 
“ਪਰਧਨ ਪਰਤਨ ਪਰ ਤੀ ਨਿੰਦਾ ਪਰ ਅਪਬਾਦੁ 
ਨ ਛੂਟੈ।” __-ਰਾਮ ਕਬ, ੮, ੨ : ੧ (971) 
(ਮਹਾਨਕੋਸ਼ ਇਥੇ ਅਰਥ “ਪਰਾਇਆ ਪੁਤਰ” 
ਕਰਦਾ ਹੈ) 
ਪਰਤਾਪ-- 1. (ਸੰ. ਜ਼ਗਧ) ਇਕਬਾਲ, ਤੇਜ 
ਵਡਿਆਈ _ 
--ਗਉਂ ੫. ੧੬੩, ੨ : ੨, (198) 
2. (ਸੰ. ਜਗਧਿਜ) ਪਰਤਾਪ/ਤੇਜ ਵਾਲਾ 
“ਅਲਖ ਅਭੇਵ ਪੁਰਖ ਪਰਤਾਪ । ” 
--ਗਉ ੫. ਸੁਖ ੧੪, ੬ : ੯ (282) 
ਪਰਤਾਪਏ-- ਅਤਿ ਦੁਖ ਦੇਂਦਾ ਹੈ 
“ਫਿਰਿ ਹੋਇ ਤਾਤਾ ਖਰਾਮਾਤਾ ਨਾਮ ਬਿਨੁ 
ਪਰਤਾਪਏ।” _ 
-ਆਸਾ ੧, ਛੰਤ ੫, ੧ : ੩ (438) 
ਪਰਤਾਪਹਿਗਾ- ਬਹੁਤ ਤਪੇਂਗਾ, ਦੁਖੀ ਹੋਵੇਂਗਾ 
ਪ੍ਰਾਣੀ।” ==ਜ਼ਾਮ ੧, 2, ੪ :2 (੪੬77) 
ਪਰਤਾਪਦਾ-- ਲੋਚਦਾ, ਤੀਬਰ ਇਛਾਵਾਨ ਹੁੰਦਾ, 
“ਸਭੂ ਨਾਵੈ ਨੋ ਪਰਤਾਪਦਾ। ” 
--ਸਿਰੀ ੧, ਅਸ ੨੮, ੩ : ੨ (71) 
“ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ 
ਪਾਇਆ ਨ ਜਾਇ।” 
ਰ -ਮਲਾ ੧, ਅਸ ੨, ੮ : ੧ (1277) 
ਪਰਤਾਪਿ-- ਤੇਜ - ਵਡਿਆਈ ਲਈ/ਸਦਕਾ 
“ਜਹ ਪਸਰੈ ਪਾਸਾਰੁ ਸੰਤ ਪਰਤਾਪਿ। ” 
-ਗਉਂ ੫. ਸੁਖ ੨੧, ਦ : ੨ (292) 


1469 








“ਪਾਪੀ ਮੂਆ ਗੁਰ ਪਰਤਾਪਿ। ” (ਤੇਜ ਸਦਕਾ) 


-ੈਰ ੫, ੯, ੧” : ੨ (1137) 

ਪਰਤਾਪੁ-- ।. ਬਹੁਤ ਤਪਨਾ, ਬਹੁਤ ਦੁੱਖ 
“ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ 
ਜੀਉ।”” _--ਸਿਰੀ ੧, ਅਸ ੨੮, ੬ : ੩ (72) 


“ਕਿਉ ਲਾਗੀ ਨਿਵਰੈ ਪਰਤਾਪੁ ।” 
-- ਰਾਮ ੧, ਅਸ ੨, ੨ : ੨ (909) 
ਹੋਰ ਰੂਪ - ਪਰਤਾਪੈ -- 
ਧਰਮ ਰਾਇ ਕਾ ਲਾਗਾ।”” (ਦੁਖੀ ਹੁੰਦਾ ਹੈ) 
-ਮਾਲੀ ੩, ੪, ੨ : ੨ (995) 
“ਫਿਰਿ ਏਹ ਵੇਲਾ. ਹਾਥਿ ਨ ਆਵੈ ਪਰਤਾਪੈ 
ਪਛੁਤਾਵੈਗੋ।” (ਦੁੱਖੀ ਹੁੰਦਾ ਹੋਇਆ) 
--ਕਾਨ ੪, ਅਸ ੩, 2 : 2 (1310) 
ਮਹਾਨਤਾ 
“ਨਾਨਕੁ ਪੋਖਿ ਜੀਵੈ ਪਰਤਾਪੁ । ” 
-ਗਉ ੫, ੧੫੭, ੪ : ੨ (197) 
ਹੋਰ ਰੁਪ -- ਪਰਤਾਪੈ -- 
“ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ 
ਪਰਤਾਧੈ।” (ਤੇਜ, ਇਕਬਾਲ) 
-ਸੂਹੀ ੫, ਛੰਤ ੫, ੨ : ੬ (780) 
ਪਰੰਤਿਆਗੀ-- ਚੰਗੀ ਤਰਾਂ ਤਿਆਗ ਕਰਨ ਵਾਲਾ 


“ਸਰਬ ਦੌਖ਼ ਪਰੰਤਿਆਗੀ ਸਰਬ ਧਰਮ 


ਦ੍ਰਿਤੰਤਣ:।” --ਗਾਥਾ ੫, ੨੨ : ੧ (1361) 
ਪਰਤਿਪਾਲ-- ਪਾਲਣਹਾਰ 
--ਭੈਰ ੫, ੫੭, ੧" : ੧ (1153) 
ਪਰਤੀ-- ।. ਪੈਂਦੀ ਹੈ ਰ 
“ਪੁਰਨ ਹੋਤ ਨ ਕਤਹੁ ਬਾਤਹਿ ਅੰਤ ਪਰਤੀ 
ਹਾਰਿ।”" _--ਸਾਰ ੫, ੧੦੭, ੧੯ : ੨ (1225) 
2. ਪਰਾਈ ਇਸਤ੍ਰੀ 


“ਪਰਧਨ ਪਰਤਨ ਪਰਤੀ ਨਿੰਦਾ ਪਰ ਅਪਬਾਦੁ 
ਨ ਛੂਟੈ।” -ਰਾਮ ਕਬ, ੮, ੨ : ੧ (971) 
ਪਰਤੀਤ-- ਨਿਸਚਾ, ਭਰੋਸਾ 
“ਅਪਨੀ ਖਰਤੀਤ ਆਪ ਹੀ ਖੋਵੈ ।”” 
--ਗਉਂ ੫, ਸੁਖ ੫, ੨ : ੫ (268) 


ਹੋਰ ਰੂਪ -- ਪਰਤੀਤਿ- 
ਪਰਝੀਝਿ।” (ਨਿਸਚਾ, ਸਿਦਕ) 
--ਜਪੁ ੧, ੨੮ : ੨ (6) 
“ਕਹੁ ਨਾਨਕ ਮਨਿ ਭਈ ਪਰਤੀਤਿ। ” 
(ਯਕੀਨ, ਨਿਸਚਾ, ਵਿਸ਼ਵਾਸ਼) 
-ਗਉ ੫, ੧੪੨, ੪ : ੧ (194) 
“ਨਾਨਕ ਕਉ ਉਪਜੀ ਪਰਤੀਤਿ। ” (ਯਕੀਨ, 





ਸ਼ਰਧਾ) --ਗੇਂਡ ੫, ੧੮, ੪ : ੩ (868) 
ਪਰਤੀਤੀ-- _ 
“ਜੋ ਬਿਨੁ ਪਰਤੀਤੀ ਕਪਟੀ ਕੁੜੀ ਕੁੜੀ ਅਖੀ 


ਮੀਟਦੇ ਉਨ ਕਾ ਉਤਰਿ ਜਾਇਗਾ ਝੂਨੁ 
ਜੀਮ਼ਾਲੂ। -ਸੂਹੀ ੪, ੧੧, ੩ : ੨ (734) 
ਪਰਤੁ-- ਪੈਂਦਾ 
“ਕਾਚੀ ਗਾਗਰਿ ਨੀਰੁ ਪਰੁ ਹੈ ਇਹੈ ਤਨ ਕੀ 
.ਇਹੈ ਬਡਾਈ।” 
ਸਹ ੨, ੧ : ੨ (654) 
ਪਰਤੇ-- ਪੈਂਦੇ 
“ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ 
ਪਰਤੇ ਧਰਣੀ। ” 
-ਗੁਝ ੫, ੧੬੨", ੧" : ੨ 
“ਪਿੰਗਲੁ ਪਰਬਤ ਪਰਤੇ ਪਾਰਿ।”” (ਹੁੰਦੇ) 
`__ -ਰਾਮ ੫, ਅਸ ੪, ੪ : ੩ (914) 
ਪਰਤੈ-- ਹੋਰ ਤੋਂ, ਹੋਰ ਦੁਆਰਾ 
“ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ 
ਪਰਤੈ।` __ --ਗਉ ੪, ਵਾਰ ੨੪ : ੫ (314) 
'ਪਰਤ੍ਰਿਅ=- ਪਰਾਣੀ ਇਸਤੀ 
“ਪਰਤ੍ਰਿਅ ਰਾਵਣਿ ਜਹਿ ਸੇਈ ਤਾ ਲਾਜੀਅਹਿ।” 
7੬੬੫੨ ੮. ੧ (1362) 
_ਪਰਥਾਇ-- ।. ਹਰ ਥਾਂ, ਹਰ ਰਸਮ ਰੀਤ ਸਮੇਂ 
`ਜਰੰਜਿ ਕਾਜਿ ਪਰਬਾਇ ਜੂਹਾਈ। 


(215) 


-=ੱਮੀਸਾਂ ੫. ੩, ੧” : 2 (371) 
2. ਨਮਿਤ ਰ੍ 
“ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ 
ਜਹਾਨੈ।” 


--ਸੋਰ ੪, ਵਾਰ ੧੨ਸ, ੩, ੧ : ੧ (647) 
(ਮਹਾਨਕੋਸ਼ ਅਰਥ “ਨਿਯਮ” ਕਰਦਾ ਹੈ) 


1470 








“ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ।”? 
(ਪ੍ਰਸੰਗ ਵਿਚ) 
-ਸੂਹੀ ੩, ਅਸ ੩, ੮ : ੧.(755) ` 
“ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ।” 
-ਰਾਮ ੧, ਓਅੰ ੪੬ : ੬ (936) 
ਪਰਥਾਈ-- ।. ਸਦਕੇ, ਦੁਆਰਾ ਰ 
“ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ।” 
-ਆਸਾ ੧, ਅਸ ੧੮, ੩ : ੨ (420) 
(ਮਹਾਨਕੋਸ਼ ਇਸ ਦੇ ਅਰਥ ਜੋ ਸਭ ਸਥਾਨਾਂ ਤੋਂ 
ਪਰੇ ਹੈ ਉਸ ਵਿਚ ਤੁਰੀਯਾ ਪਦਵੀ ਵਿਚ ਕਰਦਾ 
ਹੈ) 


_ 2. ਪਰਾਏ ਥਾਂ, ਭਾਵ ਪ੍ਰਭੂ ਤੋਂ ਬਿਨਾ ਕਿਤੋਂ ਹੋਰੋ 


“ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ 
__ਲਜੀਵਦੋ।” 
-ਮਾਰੂ ੫, ਵਾਰ ੧੯ਸ, ੫, ੩ : ੨ (1101) 
ਪਰਥਾਏ-- !. ਸਭਨਾਂ ਥਾਵਾਂ ਤੋਂ ਪਰੇ ਭਾਵ ਪ੍ਰਲੋਕ 
ਵਿਚ 
“ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ . 
ਪਰਥਾਏ ਰਾਮ।” ਰ੍ 
-ਵੱਡ ੩, ਛੰਤ ੨, ੨ : ੨ (566) 
2. ਨਮਿਤ, ਕਿਸੇ ਮਨੋਰਥ ਦੀ ਪੁਰਤੀ ਲਈ 
“ਰਾਜੇ ਧਰਮੁ ਕਰਹਿ ਪਰਥਾਏ।” 
-ਮਾਰੂ ੧, ਸੋਲਾ ੪, ੯ : ੧ (1024) 
ਪਰੰਦਏ-- ਪਰਿੰਦੇ, ਪੰਛੀ (ਫਾ. ਪਰਿੰਦਹ) 
ਪਰੰਦਏ ਨ ਗਿਰਾਹ ਜਰ।” 
-ਮਾਝ ੧, ਵਾਰ ੧੩ਸ, ੧, ੬ : ੧ (144) 
ਪਰਦਰਬ-- ਪਰਾਇਆ ਮਾਲ 
"ਮਿਥਿਆ ਹਸਤ ਪਰਦਰਬ ਕਉ ਹਿਰਹਿ।” 
--ਗਉ ੫, ਸੁਖ ੫, ੫ : ੨ (266) 
ਹੋਰ ਰੂਪ -- ਪਰਦਰਬੁ-- ___ 
“ਹਿਰਹਿ ਪਰਦਰਬੁ ਉਦਰ ਕੈ ਤਾਈ।” 
-ਗਉ ੫, ਥਿਤੀ ੯ : ੫ (298) 
ਪਰਦਾ-- (ਫਾ. ਪਰਦਾ) 1. ਪੜਦਾ, ਓਹਲਾ 
“ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਢਾ ਖੋਲਿ 
ਦਿਖਾਇਓ।” 
--ਗਉਂ ੫, ੧੨੩”, ੩ : ੧ (205) 


147] 





“ਅਪੁਨੇ ਜਨ ਕਾ ਪਰਦਾ ਢਾਕੈ।” (ਭਾਵ ਇਜ਼ਤ 


ਰਖੋ) 

2- ਲੋਕਾ 

“ਭੂਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀਅ ਕੀ 
ਮਾਨੀ। ” 


-ਗਉ ੫. ਸੁਖ ੧੭, ੪ : ੧ (285) 


-ਆਸਾ ੫, ੧2੮, ੧“ 

ਪਰਦਾਰਾ-- ਪਰਾਈ ਇਸਤ੍ਰੀ 
ਨਿਵਾਰਿ।” --ਆਸਾ ੫, ੩੭, ੩ : ੧ (379) 

ਪਰਦੁਖ-- ਪਰਾਇਆਮਦੂਜਿਆਂ ਦਾ ਦੁਖ 

“ਭਯਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ। ” 
-- ਸਵ ੫, ਕਲ ੫ : ੨ (1407) 

ਪਰਦੂਖਨਾ-- ਦੂਜਿਆਂ ਦਾ ਬੁਰਾ ਚਿਤਵਨਾ 
“ਨਿੰਦ ਚਿੰਦ ਪਰਦੂਖਨਾ ਏ ਖਿਨ ਮਹਿ ਜਾਰੀ।” 
--ਬਿਲਾ ੫, ੪੦, ੩ : ੧ (810) 


! ੨ (403) 


ਅਰ 


ਪਰਦੇ-- ਪੜਦੇ 
“ਭੂਮ ਕੇ ਪਰਦੇ ਸਤਿਗੁਰ ਖੋਲ੍ਹੇ।” 
ਰ੍ --ਆਸਾ ੫, ੫੭, ੧” : ੨ (385) 
ਪਰਦੇਸ-- ਵਿਦੇਸ਼, ਦੂਜਾ/ਪਰਾਇਆ ਦੇਸ 
“ਕਈ ਕੋਟਿ ਪਰਦੇਸ ਭ੍ਰਮਾਹਿ।” 
-ਗਉ ਪ. ਸੁਖ ੧੦, ੨ : ੮ (275) 
ਪਰਦੇਸਹਿ-- ਪਰਦੇਸਾਂ ਵਿਚ 
“ਦੇ ਦੇਸੁ ਛੋਡਿ ਪਰਦੇਸਹਿ ਧਾਇਆ।” 
-ਪ੍ਭਾ ੫, ਅਸ ੨, ੪ : ੩ (1348) 
ਪਰਦੇਸਨਿ-- ਦੂਸਰੇ ਦੇਸ ਦੀ ਵਸਨੀਕ 
“ਰੂਪਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ 
ਤੇ ਆਈ।” --ਗਉ ੫, ੧੧੮", ੧ : ੧ (204) 
ਪਰਦੇਸਿ-- ਦੂਜੇ ਦੇਸ ਵਿਚ 
“ਪਿਰੁ ਪਰਦੇਸਿ ਸਿਗਾਰੁ ਬਣਾਏ ।” 
--ਮਾਂਝ ੩, ਅਸ ੩੦, ੭ : ੧ (127) 
ਪਰਦੇਸੀ-- ਦੂਜੇ ਦੇਸ ਦਾ ਵਸਨੀਕ _ . 
“ਪਿਰੁ ਪਰਦੇਸੀ ਜੇ ਥੀਐ ਧਨ ਵਾਂਫੀ ਝੂਰੇਇ।” 
--ਸਿਰੀ ੧, ਅਸ ੫, ੨ : ੧ (56) 
“ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ।” 
(ਭਾਵ ਮੁਸਾਫਰ) 
-ਆਸਾ ੫, ਅਸ ੨, ੨ : ੧ (431) 


“ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ।” 





(ਭਾਵ ਭਟਕਣ ਵਾਲੇ) ` 
-ਆਸਾ ੪, ਛੰਤ ੨੧, ੧ : ੧ (451) 
ਜਾਵੈ।”” (ਭਾਵ ਬਿਗਾਨਾ, ਓਪਰਾ) 
: ਉਹੀ 8, ੯, 6:2੧1731) 
ਹੋਰ ਰੂਪ -- ਪਰਦੇਸੀਆ-- 
“ਕਰਹਲੇ ਮਨ ਪਰਢੇਸੀਆ ਕਿਉ ਮਿਲੀਐ 
ਹਰਿ ਮਾਇ।” (ਹੇ ਪਰਦੇਸੀ) 
--ਗਉ ੪, ਕਰ ੧, ੧ : ੧ (234) 
ਪਰਦੇਸੁ-- ਪਰਾਇਆ ਦੇਸ, ਦੂਜਾ ਦੇਸ, ਵਿਦੇਸ਼ 
“ਪਰਦੇਸੁ ਝਾਗਿ ਸਉਂਦੇ ਕਉ ਆਇਆ। ” (ਭਾਵ 
ਹੋਰ ਜੂਨਾਂ ਵਿਚੋਂ ਹੁੰਦਾ ਹੋਇਆ) 
“ਆਸਾਂ ੫, ੬, ੧ : ੧ (372) 
ਪਰਦ੍ਰਿਸਟਿ- ਪਰਾਏ ਧਨ-ਪਰਾਈ ਇਸਤ੍ਰੀ ਵਲ 
“ਨੈਨਹੁ ਨੀਦ ਪਰਦ੍ਰਿਸਟਿ ਵਿਕਾਰ। ” 
--ਗਉ ੫, ੮੯, ੧ : ੧ (182) 
ਪਰਦ੍ਰੋਹ-- ਹੋਰਨਾਂ ਨਾਲ ਧੋਖਾ 
“ਪਰਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ 
ਝਾਰ।” _ “--ਸਾਰ ੫, ੧੨੯, :੧੧(1229) 
ਪਰਦੋੋਹੀ-- ਧੋਖਾ ਕਰਨ ਵਾਲਾ, ਧੋਖੇਬਾਜ਼ 
“ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ 
ਠਗ ਮਾਇਆ ਰਾਮ।” 
-- ਬਿਹਾਂ ੪, ਛੰਤ ੩, ੩ : ੧ (539) 
ਪਰਧਨ-- ਪਰਾਇਆ ਧਨ 
“ਪਰਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ 
ਨਿਵਾਰਿ।” _--ਆਸਾ ੫, ੩੭, ੩ : ੧ (379) 
ਹੋਰ ਰੂਪ -- ਪਰਧਨੁ-- 
"ਬਹੁ ਪਰਪੰਚ ਕਰਿ ਪਰਧਨੁ ਲਿਆਵੇ ।” 
(ਪਰਾਇਆ ਧਨ) 
ਰ -ਸੋਰ ਕਬ, ੯, ੧ : ੧ (656) 
ਪਰਧਾਣੁ-- ਮੁਖੀ, ਸਿਰਮੌਰ, ਸ਼ਰੇਸ਼ਟ, ਉਤਮ __ 
“ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ 
ਪਰਧਾਣੁ। ” -ਸੋਰ ੪, ੫, ੪ : ੧ (606) 





“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ 
ਪਰਧਾਨ। '` _--ਸਿਰੀ ੫, ੮੦, ੧ : ੧ (45) 


ਪਰਨ 





ਹੋਰ ਰੂਪ -- ਪਰਧਾਨਾ-- 
“ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ 
ਸਭਨਾ ਪਰਧਾਨਾ। ” (ਮੁਖੀਏ, ਸ਼੍ਰੇਸਟ) 
-ਆਸਾ ੧, ਛੰਤ ੨, ੨ : ੪ (436) 
“ਪੰਚ ਲੋਕ ਵਸਹਿ ਪਰਧਾਨਾ।” (ਪ੍ਰਧਾਨ ਹੋ 
ਕੇ) --ਮਾਰੂ ੧, ਸੋਲਾ ੧੯, ੩ : ੨ (1039) 


(ਮੁਖੀ, ਪ੍ਰਧਾਨ) 
--ਬਿਹਾ ੪, ਵਾਰ ੧੯ : ੧ (556) 


“ਤੂੰ ਸਤਵੰਤੀ ਤੂੰ ਪਰਧਾਨਿ।” (ਮੁਖੀਮਸ਼੍ਰੇਸ਼ਟ 
ਇਸਤ੍ਰੀ) -- ਆਸਾ ੫, ੫੨, ੩ : ੧ (384) 
ਪਰਧਾਨੁ-- ਰ 
“ਨਾਨਕ ਦਰਿ ਖਰਧਾਨੁ ਸੋ_ਦਰਗਹਿ ਪੈਧਾ 
ਜਾਇ।” (ਮੁਖੀ, ਸ਼੍ਰੇਸ਼ਟ, ਸ਼ਰੋਮਣੀ) 
--ਸਿਰੀ ੧, ੧੪, ੪ ? ੩ (19) 
“ਹਰਿ ਸਜਣੁ ਗੁਰੁ ਸੇਵਦੇ ਗੁਰ ਕਰਣੀ 
ਪਰਧਾਨ। ” (ਮੁਖ/ਸ੍ਰੇਸ਼ਟ ਕਰਨੀ) 
- ਸਿਰੀ ੧, ੧੯, ੪ : ੨ (21) 
"ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ 
ਸਮਾਨੀ।” (ਮੁੱਖੀ, ਚੋਧਰੀ, ਵਡਿਆਈ 
ਵਾਲਾ) --ਗਉ ੫, ਅਸ ੧੫, ੨ : ੧ (242) 
“ਗੁਰਮੁਖਿ ਭਉ ਭੰਜਨੁ ਪਰਧਾਨੁ। ” (ਪ੍ਰਧਾਨ 
ਵਾਹਿਗੁਰੂ) -ਰਾਮ ੧, ਸਿਗੋ ੩੬ : ੪ (942) 


-ਮਾਝ.੫, ੧੧, ੩ : ੧ (97) 
ਪਰਧਾਨੋ-- 
ਪਰਧਾਨੋ। ” ਰ 


--ਆਸਾ ੧, ਛੰਤ ੩, ੧ : ੩ (437) | 


ਪਰਨ-- ਪੈਣ 
“ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ 
ਫੁਨਿ ਗਰਭ ਪਰਨ।” 
-- ਸਾਰ ੫, ੧੩, ੨ : ੨ (1206) 


1472 








ਰੱਖ 


ਪਰਪੰਚ _ 


“ਲੈਤ ਦੇਤ ਉਨੁ ਮੂਕਰਿ ਪਰਨਾ।” (ਜਾਣਾ, 





ਪੈਣਾ) -ਆਸਾ ੫, ੮; ੧: ੨ (372) 
“ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ 
ਪਰਨਾ।” (ਪੈਣਾ) 


-ਦੇਵ ੫, ੧੬, ੧: ੨ (531) 
2. ਆਸਰਾ, ਓਟ, ਟੇਕ 
- ਕਾਨ ੫, ੯, ੧" : ੧ (1299) 
ਪਰਨਾਰੀ-- ਪਰਾਈ ਇਸਤ੍ਰੀ ਰ 
“ਇਸਤ੍ਰੀ ਤਜਿ ਕਰਿ ਕਾਮਿ ਵਿਆਖਿਆ ਚਿਤੁ 
ਲਾਇਆ ਪਰਨਾਰੀ।” ___ 
-ਮਾਰੂ ੧, ਅਸ ੭, ੬ : ੨ (1013) 
ਪਰਨਿੰਦਕਾ-- ਪਰਾਈ ਨਿੰਦਾ ਕਰਨ ਵਾਲੇ 
“ਓਇ ਆਪਿ ਡੁਬੇ ਪਰਨਿੰਦਕਾ ਸਗਲੇ ਕੁਲ 
ਡੋਬੇਨਿ।”? 
--ਰਾਮ ੩, ਵਾਰ ੧੦ਸ, ੩, ੨ : ੪ (951) 
ਪਰਨਿੰਦਾ-- ਪਰਾਈ ਨਿੰਦਾ 
“ਮਿਥਿਆ ਸਰਵਨ ਪਰਨਿੰਦਾ ਸੁਨਹਿ।” 
ਰਿ --ਗਉ ੫, ਸੁਖ ੫, ੫ : ੧ (266) 
ਪਰਪਚ-- ਅਡੰਬਰ, ਪਾਖੰਡ, ਠਗੀ, ਧੇਖਾ 
“ਪਰਪਚ ਧੋੋਹ ਮੋਹ ਮਿਟਨਾਈ।” 
ਰ --ਗਉ ੫, ਬਾਅ ੩੭ : ੫ (258) 
ਪਰਪੰਚ-- ।. ਪੰਜਾਂ ਤੱਤਾਂ ਦਾ ਵਿਸਤਾਰ, ਸ਼੍ਰਿਸ਼ਟੀ 
“ਪਰਪੰਚ ਬਿਆਧਿ ਤਿਆਗੈ ਕਵਰੇ।?” ___ 
ਰ --ਗਉ ੧, ਅਸ ੧੧, ੧ : ੨ (225) 
“ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ 
ਮਤੁ ਕੋ ਧਰਹੁ ਗੁਮਾਨਾ।” 
--ਬਿਲਾ ੩, ੪, ੧ : ੨ (797) 


(ਸ੍ਰਿਸਟੀ) 
___ --ਗਉਂ ੫, ਸੁਖ ੨੧, ੭ : ੧ (291) 
2. ਪਾਖੰਡ, ਛਲ ਧੋਖਾ 


ਪਰਪਰ 


1473 


ਪਰਬਤ 





“ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ | “ਪਰਫੜੂ ਚਿਤ ਸਮਾਲਿ ਸੋਇ ਸਦਾ ਸਦਾ ਗੋਸਿੰਦੂ।” 


ਮੋਹ ਬਿਕਾਰ ।” 
ਰ੍ -- ਗਉ ੫, ਬਾਅ ੩੭ਸ : ੧ (258) 
“ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ 


ਨਿਆਈ ਸੋਇਓ।” 
-ਸੋਰ ੯, ੧੦, ੧ : ੨ (633) 
ਹੋਰ ਰੂਪ -- ਪਰਪੰਚਿ-- 


“ਪਰਪੰਚਿ ਵਿਆਪਿ ਰਹਿਆ ਮਨੁ ਦੋਇ।” 
(ਛਲ ਵਿੱਚ) -- ਗਉ ੧. ੭. ੩ : ੩ (153) 


(ਧੋਖਾ, 
-ਗਉਂ ੫, ੮੧, ੩ : ੪ 179 
“ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ 
ਉਦਰੁ ਭਰੈ।”” (ਛੱਲ, ਕਪਟ) 
--ਦੇਵ ੯, %; % ? ਨੀ 
. ਅਡੰਬਰ, ਲੀਲਾ, ਖੇਡ 
ਨ ਮਰ 
-ਬੋਸੈਂ ਤੇ, ੬, ੩ : ੩ (1174) 
ਹੋਰ ਰੂਪ -- ਪਰਪੰਚੁ- 
“ਝੂਠਾ ਪਰਪੰਚੁ ਜੋਰਿ ਚਲਾਇਆ। ” (ਪਸਾਰਾ, 
ਖੇਡ) --ਗਉਂ ਕਬ, ੬੦, ੨ : ੨ (337) 
ਪਰੰਪਰ-- ਪਰੇ ਤੋਂ ਪਰੇ 
ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ।” 
--ਸਵ ੫, ਮਥੁ ੩ : ੩ (1408) 
ਹੋਰ ਰੂਪ -- ਪਰੰਪਰੁ-- 
ਏਕੋ ਏਕੁ ਸੁ ਅਪਰ ਪਰੰਪਰੂ ਪਰਖਿ ਖਜਾਨੈ 
ਪਾਇਦਾ।” 
` ਮਾਰੂ ੧, ਸੋਲਾ ੧੩, ੧੨ : ੩ (1034) 
ਪਰਪੁਰਖਾ-- ਪਰਾਇਆ ਮਰਦ 
“ਜੈਸੀ ਪਰਪੁਰਖਾ ਰਤ ਨਾਰੀ।” 
-ਭੈਰ ਲਾਮ, ੭, ੨ : ੧ (1164) 
ਪਰਪੂਰਨ-- ਸੰਪੂਰਨ, ਪੂਰੀ ਤਰਾਂ ਭਰਪੁਰ 
“ਨਿਰਮਲ ਨਾਮੁ ਸੁਧਾ ਪਰਖੂਰਨ ਸਬਦ ਤਰੰਗ 
ਪ੍ਗਟਿਤ ਦਿਨ ਆਗਰੂ।” 


-"ਸਵੇ 8, ਮੂ ੪ : ੧ (1404) । 


ਪਰਫੜੁ-- ਅਨੰਦਿਤ ਹੋ ਕੇ ਖਿੜ/ਖ੍ਰਸੰਨ ਹੋ ਕੇ _ 


1 
1 





- ਥਸੰ ੧, ੧, ੧: ੨ (1166) 


-- ਮਲਾ ੫, ੨੭, ੧: ੧(1272) 
ਪਰਫੁਲਿਤ-- ਖਿੜਦੇ/ਖਿੜੇ 
“ਜਿਉ ਉਦਿਆਨ ਕੁਸਮ ਪਰਫੁਲਿਤ ਮਲ 
ਘ੍ਾਉ ਲਇਓ। ” 


--ਗਊਂ ਕਬ, ੫੯, ੨ : ੧ (336) 


| ਪਰਫੁਲੈ-- ਪ੍ਰਫੁਲਿਤ ਹੁੰਦਾ ਹੈ, ਖਿੜਦਾ ਹੈ, ਅਨੰਦਿਤ 


ਹੁੰਦਾ ਹੈ 
“ਸਾਧ ਕੈ ਸੰਗਿ ਸਦਾ ਪਰਫੁਲੈ।” 
ਰ -ਗਉ ੫, ਸੁਖ ੭, ੨ : ੨ (271) 
ਪਰਫੁੜੇ-- ਪ੍ਰਫੁਲਿਤ ਹੋਏ ਅਰਥਾਤ ਵਧੇ 
"ਸਾਦ ਕੀਤੇ ਦੁਖ ਖਰਫੁੜੇ ਪੂਰਬਿ ਲਿਖੇ ਮਾਇ।” 
-ਮਾਰੂ ੧, ੧, ੨ : ੧ (989) 
ਪਰਫੁੜੈਂ- ਖਿੜਦਾ ਹੈ, ਅਨੰਦਿਤ ਹੁੰਦਾ ਹੈ 
“ਜਿਤੁ ਡਿਨੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ।” 
--ਸਲੋ ੧, ੩੦ : ੪ (1412) 
ਪਰਫੂਲਤਾ-- ਖਿੜਿਆ/ਪਰਫੁਲਤ ਰਹਿੰਦਾਹੈ 
“ਪਰਫੂਲਤਾ ਰਹੇ।” ਰ 


-ਬਸੰ ੫, ੧੮, ੧: ੪ (1185) ਰ੍ 


ਪਰਗੂਲਿਤ-- ਅਨੰਦਿਤ ਹੋ ਗਈ ਖਿੜ ਗਈ _ . 
“ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ 
ਦੇਖਿਆ ਹਜੂਰਿ।” ਰ 
ਰ -ਸਾਰ ੪, ੧, ੧ : ੨ (1198) 

ਪਰਬਤ-- ਪਹਾੜ __ 

“ਕਹ ਪਿੰਗੁਲ ਪਰਬਤ ਪਰਭਵਨ। ” ਰ 

--ਗਉ ੫. ਸੁਖ ੪, ੬ : ੭ (267) 


_ ਹੋਰ ਰੂਪ -- ਪਰਬਤਿ-- 


“ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ 
ਪਇਆਲਿ।” (ਪਹਾੜ ਵਿਚ) 
-"ਮਾਝ ੧, ਜਦ ਚੀ-ਉਨ, ੧ (139) 
ਪਰਬਤੁ-- __ 
“ਊਚਉ ਪਰਬੜੁ ਗਾਖੜੋ ਨਾ ਪਉੜੀ ਤਿਤੁ 
ਤਾਸੁ। ` -ਸਿਰੀ ੧, ਅਸ ੧੬, ੧ : ੨ (63) 





ਖਾਇਆ।” 
(ਮਹਾਨਕੋਸ਼ ਇਥੇ ਅਰਥ “ਅੰਹਕਾਰ” ਦੇ ਕਰਦਾ 
ਹੈ) 


-ਆਸਾ ਕਬ, ੬. ੪ : ੧ (477) 


ਪਰਬਲ-- ਬਲਵਾਨ ਰ 
“ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ 
ਮਾਇਆ। ” --ਭੈਰ ਕਬ, ੧੭, ੧: ੧(1161) 

ਪਰਬਾਦ-- ਝੂਠੀ ਬਦਨਾਮੀ, ਨਿੰਦਾ 
“ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ।” 

--ਬਿਲਾ ੫, ੩੮, ੧ : ੧ (810) 
ਪਰਬੀਨ-- ਨਿਪੁਣ, ਪੂਰਾ ਜਾਣਨ ਵਾਲਾ, ਸਿਆਣਾ 
'ਜਾਨਨਹਾਰ ਪ੍ਰਭੂ ਪਰਬੀਨ। 
-ਗਉ ੫. ਸੁਖ ੫, ੭ : ੩ (269) 
ਹੋਰ ਰੂਪ -- ਪਰਬੀਨਾ-- 
“ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ 
ਪਰਬੀਨਾ।”` (ਪੂਰਨ) 
-ਬਿਹਾ ੫, ਛੰਤ ੯, ੪ : ੬ (546) 
ਪਰਬੋਧਹ-- ਪ੍ਬੁੱਧ ਕਰੀਏ, ਸਮਝੀਐ 
''ਚਲੂ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ 
ਤਤੀ 
ਰ੍ -ਬਿਲਾ ੪,, ਅਸ ੫, ੪: ੧ (੩36) 
ਹੋਰ ਰੂਪ -- ਪਰਬੋਧਹਿ- ਰ 
“ਜਗੁ ਪਰਬੋਧਹਿ ਮੜੀ ਬਧਾਵਹਿ।” 
(ਸਮਝਾਉਂਦਾ, ਉਪਦੇਸ਼ ਦੇਦਾ) 
--ਰਾਮ ੧, ਅਸ ੨, ੧ : ੧ (903) 
ਪਰਬੇਧਹੁ-- 
“ਆਪਣਾ ਮਨੁ ਪਰਬੋਂਧਹੁ ਬੂਝਹੁ ਸੋਈ। ” 
`_ (ਜਗਾਓ, ਗਿਆਨ ਬਧ ਕਰੋ) 
--ਗਉ ੩, ਅਸ ੨, ੪ : ੧ (230) 
“ਮਨੁ ਪਰਬੋਧਹੁ ਹਰਿ ਕੈ ਨਾਇ ।  (ਸਮਝਾਓ) 
--ਗਉ ੫. ਸੁਖ ੧੯, ੩ : ੧ (288) 
ਪਰਬੋਧਦਾ-- ਸਿਖਿਆ ਦੇਂਦਾ 
“ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੂ।” 
--ਸਿਰੀ ੪, ਵਾਰ ੧੦ਸ, ੩, ੧ : ੩ (੧6) 
ਪਰਬੋਧਾ-- ਗਿਆਨ ਹੋਇਆ, ਜਾਗਿਆ 
“ਸਾਧ ਸੰਗਤਿ ਮਹਿ ਮਨੁ ਪਰਬੋਧਾ। ” 
-ਕਾਨ ੫, ੩, ੨ : ੨ (1298) 








ਰਸੁ ਗਟ ਕੇ।” (ਪ੍ਰਬੁੱਧ ਕੀਤਾ, ਗਿਆਨਵਾਨ 
ਕੀਤਾ, ਜਗਾਇਆ) 


` ਸੂਹੀ 8, ੧, ੩: 2 (7311 
ਪਰਬੋਧੈ-- 
“ਸੋ ਪੰਡਿਤੁ ਜੋ ਮਨੁ ਪਰਬੋਂਧੈ।” (ਸਮਝਾਵੈ, 


--ਗਉ ੫, ਸੁਖ ੯, ੪ : ੧ (274) 
ਪਰਭਵਣੁ- ਭ੍ਰਮਣ ਕਰਨਾ, ਘੁੰਮਣਾ _ 
“ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ 
` ਕਰਹਿੰ। `--ਰਾਮ ਡੇ, ਅਸ ੧, ੮ : ੧ (909) 
ਪਰਭਵਨ-- ਫਿਰਨਾ, ਘੁੰਮਣਾ 
“ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ 
ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ 
ਪਰਭਵਨ ਕਰਤ ਰਹਤ ਨਿਰਾਹਾਰੀ। ” 
--ਸਾਰ ੪, ੧੧, ੧: ੧ (1201) 
ਪਰਭਾਤਿ-- ਉਸ ਸਮੇਂ ਜਦੋਂ ਪ੍ਭਾ (ਰੋਸ਼ਨੀ) ਉਗਦੀ 
ਰ੍ ਹੈ, ਤੜਕੇ, ਸਵੇਰੇ, ਭੋਰ ਸਮੇਂ 
“ਜੈਸੇ ਰੈਣਿ ਪਰਾਹੁਣੇ ਉਨਿ ਚਲਸਹਿ ਪਰਭਾਤਿ।” 
ਇਕ ਇਤ ੧ (50) 


ਪਰਭਾਤਿਹਿ-- 
ਇਸ੍ਹਾਨੁ।” _--ਸਵ ੪, ਗਯੰ ੪ : ੨ (1402) 
ਪਰਭਾਤੀ--ਸਵੇਰੇ, ਭੌਰ ਸਮੇਂ 


“ਉਦਮੁ ਕਰੇ ਭਲਕੇ ਪਰਭਾੜੀ ਇਸਨਾਨੁ ਕਰੇ 
ਅੰਮ੍ਰਿਤਸਰਿ ਨਾਵੈ।” 
-ਗਉ ੪, ਵਾਰ ੧੧ਸ, ੪, ੨ : ੨ (305) 
ਹੋਰ ਰੂਪ -- ਪਰਭਾਤੇ-- __. 
"ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ 
ਹਰਿ ਰਸਨਾ ਜਪਿ ਮਨ ਰੇ।” (ਸਵੇਰੇ) 
_ -ਸੋਰ ੧, ੫, ੨ : ੨ (597) 
ਪਰਮ-- ਸਭ ਤੋਂ ਉਚੀ 
“ਜਿਤੁ ਮਿਲਿਐ ਪਰਮ ਗਤਿ ਪਾਈਐ। ” 
--ਸਿਰੀ ੧, ਅਸ ੨੮, ੪ : ੨ (71) 
"ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ 
ਨਿਰੰਕਾਰੀ।” (ਮਹਾਂਪਾਖੰਡੀ) 


_-ਸੈਰ ੧, ੫, ੧ : ੧ (596) 
ਹੋਰ ਰੂਪ -- ਪਰਮੰ-- 


“ਭਵ ਭੂਤ ਭਾਵ ਸਮਬ੍ਿਅੰ ਪਰਮੰ ਪ੍ਰਸੰਨ 


` ਮਿਦੰ।” -- ਗੂਜ ਜੈਢੇ, ੧, ੨ : ੨ (526) 
ਪਰਮਹੰਸ -- ।. ਪੂਰਨ ਮਨੁੱਖ ਭਾਵ ਬ੍ਰਹਮ ਗਿਆਨੀ 
“ਨਾਮਿ ਰਤੇ ਪਰਮਹੰਸ ਬੈਰਾਗੀ ਨਿਜਘਰਿ ਤਾੜੀ 
ਲਾਈ ਹੇ।” 


-ਮਾਰੂ ਵੇ. ਸੋਲਾ ੩, ੩ : ੩ (1046) 
ਹੋਰ ਰੂਪ -- ਪਰਮਹੰਸੁ- 
“ਪਰਮਹੰਸੁ ਸਚੁ ਜੋਤਿ ਅਪਾਰ। ” 
ਗੁਰਮੁੱਖ) 
_ --ਗਉ ੧, ਅਸ ੧੫, ੫ : ੨ (227) 
2. ਚਾਰ ਤਰ੍ਹਾਂ ਦੇ ਸੰਨਿਆਸੀਆਂ ਵਿਚੋਂ ਸਭ ਤੋਂ 
_ ਸੇ਼ਟ, ਇਹ ਵੰਡ ਹੈ -- ਕੁਟੀਚਕ, ਵਹੂਦਕ, 
ਹੰਸ ਅਤੇ ਪਰਮਹੰਸ __ 
ਰਜ ਜੱ ਤਤ ਜਿ ਜੀ ਖਬਰਾਂ 
ਸਤਜੁਗਿ ਪਰਮਹੰਸੁ ਬੀਚਾਰੀ।” _ 
. _=ਭੈਰ ੩, ੧੬; ੧: ੧ (1131) 
ਪਰਮਗਤਿ-- ।. ਉਤਮ ਗਤੀ, ਮੁਕਤੀ 
“ਸੁਣਿ ਸੁਣਿ ਹੋਵੈ ਪਰਮਗਤਿ ਮੇਰੀ। 


ਮਾਏ ੫, 32, % ? ੧103) 


(ਭਾਵ 


2 .ਵ. (31471 


“ਛਾਰੁ ਕੀ ਪੁਤਰੀ ਪਰਮਗਤਿ ਪਾਈ।” 
--ਗਉਂ ੫, ਬਾਅ ੨੩ : ੭ (255) 
ਹੋਰ ਰੂਪ -- ਪਰਮਗਤੇ-- 
“ਨਾਨਕ ਨਾਮੁ ਧਿਆਇ ਪੂਰਨ ਸਾਧ ਸੰਗਿ 
_ ਪਾਈ ਪਰਮਗਤੇ । 
`--ਆਸਾ ਛੰਤ ੫, ੯, ੨ : ੬ (458) 
1. ਆਤਮ ਗਿਆਨ, ਉਚਾ/ਗੂੜ੍ਹ 
ਗਿਆਨ ਰ 
“ਪੀਪਾ ਪ੍ਰਣਵੈ ਪਰਮਤਤੁ ਹੈ ਸਤਿਗੁਰੁ ਹੋਇ 
ਲਖਾਵੈ ।” 


ਪਰਮਤਤ-- 


1475 





- ਧਨਾ ਪੀਪਾ, ੧, ੨ : ੨ (695). 


ਪਰਮਪਦ 
ਮਹਿ ਜੋਗੰ।” 
--ਆਸਾ ੧, ੩੭, ੧" : ੧ (360) 
2. ਭਾਵ ਵਾਹਿਗੁਰੂ, ਪ੍ਰਭੂ 
“ਅੰਤਰਿ ਰਤਨੁ ਪਦਾਰਥੁ ਮੇਰੈ ਪਰਮਤਤੁ 
ਵੀਚਾਰੋ ।” 


ਰੀ 0 
ਰੋਰ ਰੂਪ -- ਪਰਮਤੰਤੁ-- 
“ਆਪੇ ਤੰਤੂ ਪਰਮਤੰਤੂ ਸਭੂ ਆਪੇ ਆਪੇ ਠਾਕੁਰੁ 
ਦਾਸੁ ਭਇਆ।” (ਤੱਤਾਂ ਦਾ ਤੱਤ ਭਾਵ 
ਪਰਮਤੰਤ ਅਰਥਾਤ ਵਾਹਿਗੁਰੂ) 
-ਬਿਹਾ 8, ਵਾਰ ੧੩ : ੧ (553) 
ਪਰਮਦਭੁਤੰ-- ਮਹਲ ਅਸਚਰਜ 
ਗਤੰ।” -ਗੂਜ ਜੈਢੇ, ੧, ੧ : ੨ (526) 
ਪਰਮਨਿਧਾਨ- ਵਡਾ ਖਜ਼ਾਨਾ ਭਾਵ ਪ੍ਰਭੂ ਨਾਮ 
ਹੈ ਪਰਮ ਨਿਧਾਨ।” 
- ਦੇਵ ੫, ੩੪, ੨ : ੩ (535) 
ਹੋਰ ਰੂਪ -- ਪਰਮਨਿਧਾਨੁ-- ਰ੍ ਰੂ 
ਪੀ ਸਮਰਾ ਨਵਾ ਸੰਤਿਗਰਜੀ ਜਰਨਲ 
ਜਿਸ ਤੇ ਪਾਈਐ ਪਰਮਨਿਧਾਨੁ।” (ਵਡਾ 
` ਖਜਾਨਾ, ਨਿਧੀਆਂ ਦਾ ਘਰ, ਸੁਖਾਂ ਦਾ ਘਰ 





ਭਾਵ ਪ੍ਰਭੂ ਨਾਮ) 
ਪਰਮਨੁ-- ।. ਮਨ ਤੋਂ ਪਰੇ, ਜਿਸ ਨੂੰ ਮਨ ਨਹੀਂ 
ਜਾਣ ਸਕਦਾ 


"ਜੋ ਜਨ ਪਰਮਿਤਿ ਪਰਮਲੁ ਜਾਨਾ।” 
__ -ਗਉਂ ਕਬ, ੧੦, ੧ : ੧ (325) 
2. ਦੂਜੇ ਦਾ ਦਿਲ 
“ਜਿਉ ਮਨੁ ਦੇਖਹਿ ਪਰਮਨੁ ਤੈਸਾ। ” 
-ਪ੍ਭਾ ੧, ਅਸ ੧, ੩ : ੧ (1342) 
ਪਰਮਪਦ-- ਉੱਚੀ ਪਦਵੀ, ਭਾਵ ਮੁਕਤੀ 
ਪਾਏ ਰਾਂਮ।” 
'-ਸੂਹੀ ੫, ਛੰਤ ੫, ੩ .: ੨ (780) 
ਹੋਰ ਰੂਪ -- ਪਰਮਪਦੁ- 
ਕਾਸਟ ਹਰਿਆ।” (ਉਚੀ ਪਦਵੀ ਭਾਵ 


ਪਰਮਪੁਰਧ 


1476 


ਫ਼ 





ਮੁਕਤੀ) --ਗੂਜ ੫, ਸੋਦ ੫, ੧” : ੨ (10) 
ਪਰਮਪੁਰਖ-- ਉਚਾ (ਸ੍ਰੇਸ਼ਟ) ਪੁਰਖ ਭਾਵ ਪ੍ਰਭੂ 
“ਓਇ ਪਰਮ ਪੁਰਖ ਦੇਵਾਧਿ ਦੇਵ।” 
-ਬਸੰ ਕਬ, ੪, ੫ : ੧ (1194) 
ਪਰਮ ਬੈਸਨੋ-- ਸਭ ਤੋਂ ਸ਼ਰੇਸ਼ਟ ਵਿਸ਼ਨੂ ਭਗਤ 
“ਪਰਮ ਬੈਸਨੋ ਪ੍ਰਭ ਪੇਖਿ ਹਜੂਰਿ।” 
`_ --ਭੈਰ ੫, ੪੦, ੧ : ੪ (1147) 
1. ਸੁੰਗਧਦਾਰ ਵਸਤੂਆਂ ਨੂੰ ਮਿਲਾ (ਕੁੱਟ) 
ਕੇ ਬਣਾਈ ਸੁਗੰਧ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ 
ਕੀ ਵਾਸੂ।”  - --ਸਿਰੀ ੧, ੪, ੨ : ੧(।5) 
2. ਚੰਦਨ 
“ਇਆ ਦੇਹੀ ਪਰਮਲ ਮਹ ਕੰਦਾ।” 
-- ਗਉ ਕਬ, ੧੨, ੨ : ੧ (325) 
“ਕਹੁ ਪਰਮਲ ਭਏ ਅੰਤਰਿ ਵਾਸਨਾ 
ਵਸਾਈ। ” 
-ਵਡ ੩, ਅਸ ੨, ੫ : ੨ (565) 
3. ਸੁਗੰਧਤ, ਰਸੀਲਾ 
ਮੋਲੂ ਦੁਰਮਤਿ ਹਿਰਤ ਸਬਦਿ ਗੁਰੁ 


33 
ਧਰਾਈਐ । 
ਆਂ ਢੰ 





'ਪਰਮਲ-- 








--ਸਵ ੪, ਨਲ ੧੫ : ੩ (1401) 
ਪਰਮਲਾਦਿ-- ਪਰਮਲ ਚੰਦਨ ਆਦਿ ਸੁਗੰਧਤ ਵਸਤੂ 
'ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ 
ਭੈਇਲਾ। ” --ਪ੍ਰਭਾ ਨਾਮ, ੨, ੨ : ੨ (1351) 
ਪਰਮਲੀਓ-- ਸੁਗੰਧ ਵਾਗੂੰ 
“ਮਲੈ ਨ ਲਾਛੈ ਪਾਰ ਮਲੋਂ ਪਰਮਲੀਓ ਬੈਠੋ ਰੀ 
ਆਈ।” -ਗੂਜ ਨਾਮ, ੨, ੧ : ੧ (525) 
ਪਰਮਲੁ-- ।. ਸੁੰਗਧੀ 
“ਨਾਉ ਨੀਰੁ ਚੌਗਿਆਈਆ ਸਤੁ ਪਰਮਲੁ ਤਨਿ 
ਵਾਸੁ । ”” -- ਸਿਰੀ ੧, ੫, ੩ : ੧ (16) 
2. ਪਰਾਈ ਮੈਲ 
“ਕਾਈ ਆਸ ਨ ਪੁੰਨੀਆ ਨਿਤ ਪਰਮਲ ਹਿਰਤੇ।” 
-- ਗਉ ੪, ਵਾਰ ੩੨ : ੪ (317) 





ਨ 


3. ਚੰਦਨ 
“ਨਾਮ ਪਰਮਲੁ ਹਿਰਦੈ ਰਹਿਆ ਸਮਾਇ। ” 


-” 'ਵੱਡ ੩, 2, ੩. : ੨ (260) 





4. ਸੁਗੰਧਤ, ਸੁਗੰਧੀ ਵਾਲਾ 
ਕਰਣਾ।”” --ਤਿਲੰ ੧, ੨, ੨ : ੨ (721) 
ਪਰਮਾਣੋ-- ਪ੍ਰਮਾਣੂ 


'ਪਰਮਾਣੋ ਪਰਜੰਤ ਆਕਾਸਹ ਦੀਪ ਲੋਅ 
ਸਿਖੰਡਣਹ। __--ਗਾਥਾ ੫, ੨ : ੧ (1360) 
ਪਰਮਾਤਮੁ-- ਪਰਮਆਤਮਾ, ਪ੍ਰਭੂ ਪਾਰਬ੍ਰਹਮ 
“ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ। ” 
- ਆਸਾਂ ੧, ਅਸ ੨੦, ੬ : ੧ (421) 
ਪਰਮਾਦ-- ਬਹੁਤੀ ਮਸਤੀ, ਕਮਲਾਪਨ ਭਾਵ ਭੁਲੇਖਾ 
“ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ 
ਪਰਮਾਦ। ` -ਸਾਰ ੫, ੧੧੭. ੧ : ੨ (1226) 
ਪਰਮਾਦਿ-- ਸਭ ਤੋਂ ਪਹਿਲਾਂ, ਆਦਿ ਤੇ 
ਰਤੰ।” -ਗੂਜ ਜੈਢੇ, ੧, ੧ : ੧ (526) 
ਪਰਮਾਦੀ-- ਮਸਤੀ ਵਾਲੇ 
“ਬਿਸਮ ਬਿਨੌਦ ਰਹੇ ਪਰਮਾਦੀ। ” 
-ਪ੍ਭ ੧, ਅਸ ੨, ੫ : ੧ (1342) 
ਹੋਰ ਰੁਪ -- ਪਰਮਾਦੁ-- 
“ਝੂਰਿ ਮਰੈ ਦੇਖੈ ਪਰਮਾਦੁ। ” (ਬਹੁਤੀ ਮਸਤੀ, 
ਪਾਗਲਪਣ) 








-ਰਾਮ ੧, ਓਅੰ ੨੬ : ੨ (933) - 
ਪਰਮਾਨੰਦ-- ।. ਪਰਮ-ਆਨੰਦ ਸਰੂਪ, ਵਾਹਿਗੁਰੂ, 
ਪ੍ਰਭੂ 
“ਰਸਿ ਗਾਏ ਗੁਨ ਪਰਮਾਨੰਦ । ? 
-ਗਉ ੫, ੧੧੦, ੧ : ੪ (201) 
“ਸਾਧਸੰਗਿ ਭਜੁ ਪਰਮਾਨੰਦ। ” 
-ਗਉ ੫, ਸੁਖ ੨੪, ੨.: ੨ (295) 
2. ਮਹਾਨ ਅਨੰਦ, ਪੂਰਨ ਅਨੰਦ 
“ਬ੍ਹਮ ਗਿਆਨੀ ਕੈ ਮਨਿ ਪਰਮਾਨੰਦ ।” 
--ਗਉ ੫, ਸੁਖ ੮, ੫ : ੭ (273) 
3. ਜਿਲਾ ਸੋਲਾਪੁਰ ਦੇ ਪਿੰਡ ਬਾਰਸੀ ਦਾ ਵਸਨੀਕ 
ਇਕ ਭਗਤ ਜਿਸ ਦਾ ਇਕ ਸ਼ਬਦ ਸ੍ਰੀ ਗੁਰੂ 
ਹੈ 
“ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ 
ਚਾਲੀ।” --ਸਾਰ ਪਰ, ੧, ੩ : ੨ (1253) 








1477 





4. ਪਰਸੁਖੀ, ਪੂਰਨ ਅਨੰਦ ਵਾਲੇ 
“ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ 
ਗੁਰਮੁਖਿ ਕਹੀਅੰ।” 
-ਸਵ ੪, ਗਯੰ ੧ : ੧੮ (1401) 
ਪਰਮਾਨੰਦਾ-- ਪਰਮ ਅਨੰਦ ਸਰੂਪ, ਪ੍ਰਭੂ, ਵਾਹਿਗੁਰੂ 


“ਜੋ ਨ ਸੁਨਹਿ ਜਸੁ ਪਰਮਾਨੰਦਾ।” 
--ਗਉ ੫, ੧੧੧, ੩ : ੧ (188) 
!. ਮਹਾਨ ਸੁਖ, ਪੂਰਨ ਆਨੰਦ, 
ਉਚੇ ਤੋਂ ਊਚਾ ਅਨੰਦ 
“ਗੁਰਮਤਿ ਪਾਏ ਪਰਮਾਨੰਦੁ। ” 
--ਗਉਂ ੧, ੧੨, ੩ : ੪ (154) 
2. ਮਹਾਂ ਅਨੰਦ ਸਰੂਪ ਪ੍ਰਭੂ 
“ਮਨਿ ਤਨਿ ਰਵਿਆ ਪਰਮਾਨੰਦੂ । 
-ਗਉ ੫, ੧੬੪, ੩ : ੨ (199) 
ਹੋਰ ਰੂਪ -- ਪਰਮਾਨੰਦੇ-- 
“ਸੈਨ ਭਣੈ ਭਜੁ ਪਰਮਾਨੰਦੇ। ” 
ਸਰੂਪ ਪ੍ਰਭੂ ਨੂੰ) 
ਪਰਮਾਨਾਦੁ-- ਪਰਮ ਅਨੰਦ ਪ੍ਰਭੂ ਨੂੰ 
"ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ 
ਪਰਮਾਨਾਦੁ।” . 
--ਗਉ ੪, ਵਾਰ ੨ਸ, ੪, ੧: ੪ (301) 
ਪਰਮਾਰਥ-- ਆਤਮ-ਵਿਦਿਆ, ਪਰਮਾਰਥ 
ਪਰਵੇਸ ਨਹੀ। ”--ਸੋਰ ਰਵਿ, ੩, ੨ : ੨ (658) 
ਪਰਮਾਰ਼ੰਥ-- ਪਰਮਾਰਥੀ, ਆਤਮ ਮਾਰਗ ਦੇ ਖੋਜੀ 


--ਆਸਾ ੧, ਅਸ ੪,੬ :੪ (413) 


ਪਰਮਾਨੰਦੁ- 





(ਪਰਮ ਅਨੰਦ 





ਪਰਮਾਰਥੁ-- ।. ਆਤਮ-ਗਿਆਨ 
“ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ।” 
_ “ਆਸਾ ੧, ੧੫. ੨ : ੨ (419) 


2. ਪਰਮ ਅਰਥ, ਸਭ ਤੋ ਉਚਾਮਸ਼ਰਸ਼ਟ ਧਨ 
ਪਤਿ ਨਾਮੰ।” 
-ਸੋਰ ੧, ਅਸ ੧, ੫ : ੧ (634) 
“ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤ ਸੰਗਤਿ 
ਸੇਤੀ ਮਨੁ ਖਚਨਾ।” 
-ਸਵ ੪, ਗਯੰ ੧੩ : ੪ (1403) 





ਨਾਮ ਸਰਿ ਨਾਹੀ।” ਰ 
--ਸੋਰ ਰਵਿ, ੪, ੨ : ੪ (656) 

ਪਰਮਿਤਿ-- ।. ਜਿਸ ਦਾ ਮਿਤਿ (ਅੰਦਾਜ਼ਾ) ਨਾ 
ਲਾਇਆ ਜਾ ਸਕੇ, ਮਿਣਤੀ ਤੋ ਪਰੇ 

'ਪਪਾ ਪਰਮਿਤਿ ਪਾਰੁ ਨ ਪਾਇਆ।” ੍ 
-ਗਉ ੫, ਬਾਅ ੩੭ : ੧ (258) 








_ 2. ਯਥਾਰਥ ਗਿਆਨ, ਪ੍ਰਮਾਣ ਦੁਆਰਾ ਪ੍ਰਾਪਤ 


ਗਿਆਨ 
“ਸੁਰਤਿ ਸਿਮ੍ਿਤਿ ਦੁਇ ਕੰਨੀ ਮੁੰਦਾ ਪਰਮਿਤਿ 
ਬਾਹਰਿ ਖਿੰਥਾ।” ੍‌ 
--ਗਉ ਕਬੁ, ੫੩, ੧ : ੧ (334) - 
ਪਰਮਿਤ੍ਰੀ-- ਪਰਾਏ ਮਿਤ੍ਰਾਂ ਦੀ, ਜ਼ਾਹਿਰਾ' ਮਿਕ੍ਹਾਂ 
ਦੀ, ਦਿਖਾਵੇ ਦੇ ਮਿਤ੍ਰਾਂ ਦੀ __ 

“ਜੇ ਕਿਛੁ ਆਸ ਅਵਰ ਕਰਹਿ ਪਚਮਿਤ੍ਰੀ ਮਤ ਤੂੰ 

ਜਾਣਹਿ ਤੇਰੈ ਕਿਤੈ ਕੰਮਿ ਆਈ।” 
-ਗੋਂਡ ੪, ੧, ੩ : ੧ (859) 
ਪਰਮੇਸਰ-- ਪਰਮ ਈਸ਼ਵਰ, ਸਭ ਤੋਂ ਵੱਡਾ 





--ਮਾਝ ੫, ਬਾਰਾ ੯ : ੨ (135) 
ਹੋਰ ਰੂਪ - ਪਰਮੇਸਰਾ-- __ 
“ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ 
ਪਰਮੇਸਰਾ।`” (ਹੇ ਪੁਰਖਾਂ ਦੇ ਮਾਲਕ 
ਪਰਮੇਸਰਾ) ਰ੍ ਹੇ 
-ਰਾਮ ੫, ਛੰਤ ੨, ੩ : ੩ (925) 
ਪਰਮੇਸਰਿ-- 
“ਮੀਹੁ ਪਾਇਆ ਪਰਮੋਸਰਿ ਪਾਇਆ।” 
(ਪਰਮੇਸਰ ਨੇ) 
“ਮਾਏ ੫. ੩੯. ੧ ? ੧ (105) 
ਪਰਮੋਸਰੁ- 
“ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ 
ਸੋਭ ਖੰਡ ਬ੍ਰਹਮੰਡਾ ਹੇ।” (ਪ੍ਰਭੂ) 
--ਗਉ ੪, ਸੋਹ ੪, ੩ : ੨ (13) 
ਵਾਤ <੍ 
“ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ 


ਦੇ 


ਜਾਤ। ” (ਪ੍ਰਭੂ ਦੇ) 
`-ਗਉ ੫, ੧੬੯, ੪ : ੨ (218) 


ਪਰਮੇਸਰੋ-- 
'ਪਾਰਬ੍ਹਮੁ ਪਰਮੋਸਰੋ ਸਭ ਬਿਧਿ 
ਜਾਨਣਹਾਰ। ” ਰ੍ 
-ਗਉ ੫, ਥਿਤੀ ੧੬ : ੫ (300) 
ਪਰਮੇਸੁਰ-- 


“ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ 
ਸਭਨਾ ਗਲਾ ਜੋਗਾ ਜੀਉ।” 
--ਮਾਝ ੫, ੪੮, ੨ : ੩ (108) 
ਪਰਮੇਸੁਰਹ-- 
“ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ 
ਪਰਮੇਸੁਰਹ।” (ਪਰਮੇਸ਼ਰ ਨੂੰ) 
-ਜੈਤ ੫. ਵਾਰ ੧ਸ, ੫, ੧: ੧ (705) 
ਪੂਰਨ ਪਰਮੇਸੁਰਹ। ” (ਪਰਮੇਸ਼ਰ ਦੀ) 
- -ਸਸ ੫, ੫੯ : ੨ (1359) 
ਪਰਮੇਸੁਰਾ-- 
"ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ 
ਸੁਆਮੀ ਪਰਮੇਸੂਰਾ। ” (ਪ੍ਰਭੂ) 
--ਗਉ ੫, ਬਾਅ ੧ੋਸ : ੧ (250) 


ਪਰਮੋਸੁਰਿ- ਰ 

“ਸੰਤ ਕਾ ਨਿੰਦਕੁ ਪਰਮੇਸੁੂਰਿ ਮਾਰਾ।” (ਪ੍ਰਭੂ 

ਨੇ) _ -- ਗਉ ੫, ਸੁਖ ੧੩, ੩ : ੪ (280) 
ਪਰਮੇਸੁਰੁ-- 

“ਕੀਮਤਿ ਕਹਣੁ ਨ ਜਾਈਐ ਪਰਮੇਸੁਰੁ 

ਬੇਅੰਤੁ। ” (ਪ੍ਰਭੂ) 

-ਮਾਝ ੫, ਦਿਨ ੩ : ੪ (137) 

ਪਰਮੇਸ੍ਰ-- ਰ 


“ਪਰਮੇਸੂਰ ਤਹ ਬਸਹਿ ਦਇਆਲ।” 
-ਗਉ ੫, ਥਿਤੀ ੧੬ : ਟ (399) 
ਪਰਮੇਸਰਹ -- .. ਰ 


--ਸੰਸੇ ੫, ੫ : ੧ (15%7) 
ਪਰਲਉ-- ਸੰਸਾਰ ਦਾ ਪੁਕ੍ਰਿਤੀ ਵਿਚ ਲੈਅ ਹੋਣ ਦਾ 
ਭਾਵ ਭਾਵ ਨਾਸ ਹੋਣਾ 


1478 








ਪਰਵਸਿ 








“ਉਤਪਤਿ ਪਰਲਉ ਸਬਦੇ ਹੋਵੈ ।”” 
-ਮਾਂਝ ੩, ੧੪, ੧ : ੧ (117) 
ਪ੍ਰਲਪ-- ਚੰਗੀ ਤਰ੍ਹਾਂ ਲਿਖਿਆ ਹੋਇਆ . 
"ਖਾਈ ਕੋਟੁ ਨ ਪਰਲਪ ਗਾਰਾ। ” 
- ਭੈਰ ਕਬ, ੧੬, ੩ : ੧(1161) 


ਪਰਲਾ-- ਪੈਂਦਾ ਹੈ ਰ 
“ਗੁਰ ਕਿਰਪਾ ਤੇ ਹਿਰਦੈ ਵਾਸੈ ਭਉ ਜਲੁ ਪਾਰਿ 
ਪਰਲਾ। _ -ਰਾਮ ੫, ੧੭, ੧”: ੨ (891) 

ਪਰਲੇ-- ਨਾਸ 


“ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ 
ਖਿਨ ਪਰਲੇ।” --ਨਟ ੪, 0 $ (415) 
ਹੋਰ ਰੂਪ -- ਪਰਲੈ -- ਰ 
“ਭੰਨਣ ਗਣ ਸਮਰਥ 
ਪਰਲੈ।” (ਨਾਸ ਕਰਨ) 
ਮਾਰੂ ੫, ਵਾਰ ੨੩ : ੩ (1104) 
ਪਰਲੋਕ-- ਦੂਜਾ ਲੋਕ ਅਥਵਾ ਉਹ ਲੋਕ ਜੋ ਸਰੀਰ 
ਤਿਆਗਨ ਤੋਂ ਬਾਅਦ ਮਿਲਣਾ ਹੈ 
“ਇਹ ਲੋਕ ਸੁਖੀਏ ਪਰਲੋਕ ਸੁਹੇਲੇ। ” 
--ਗਉ ੫, ਸੁਖ ੨੨, ੪ : ੯ (293). 
ਹੋਰ ਰੂਪ - ਪਰਲੋਕਿ-- __ 
“ਇਹ ਲੋਕਿ ਪਰਲੋਕਿ ਸੰਗਿ ਸਹਾਈ ਪਿਤ 
ਕਤ ਮੋਹਿ ਰਖਵਾਲੇ।” (ਪਰਲੋਕ ਵਿਚ) 
--ਧਨਾ ੫, ੩੨, ੧: ੨ (629) 
ਪਰਲੋਭ-- ਪਰਾਏ ਦਾ ਲਾਲਚ 
ਹਜ 
--ਗਉਂ ੫. ਸੁਖ ੫, ੫ : ੬ (269) 
ਹੋਰ ਰੂਪ -- ਪਰਲੋਭਾ-- _ 
“ਪਰਾਦਾਰਾ ਪਚ ਧਨੁ ਪਚਲੋਡਾ ਹਉਮੈ ਬਿਖੈ 
ਬਿਕਾਰ।” (ਪਰਾਏ ਦਾ ਲਾਲਚ) 
-ਮਲਾ ੧, ੫, ੧ : ੨ (12ਨ5) 
ਪਰਲੌ -- ਪਰਲੋ, ਨਾਸ ਹੋਣ ਦੀ ਕਿਰਿਆ 
"ਅਪੁਨੇ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ 
ਪਰਲੌ ਏਕੈ ਨਿਮਖਤੁ ਘਰਿ ।” ੭1 
-ਸਮੁ੫,2: ਦੇ (1382) 
ਪਰਵਸਿ -- ਦੁਜਿਆਂ ਦੇ ਕਾਬੁ ਰ 
“ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹ ਪਰਵਸਿ 
ਤਦ ਪਿ ੧- 


ਤੇ 





ਪਰਵਦਗਾਰ -- ਪਾਲਣ ਵਾਲਾ (ਫਾ. ਪਰਵਰਦਗਾਰ) 
'ਪਰਵਦਗਾਰ ਅਪਾਰ ਅਗਮ ਬੇਅੰਤ ਤੂ । ” 
--ਆਸਾ ਫਰ, ੧, ੩ : ੧ (488) 
ਹੋਰ ਰੂਪ -- ਪਰਵਦਗਾਰਾ-- ਰ 
“ਨਾਨਕ ਸਾਇਰੁ ਏਵ ਕਹਤੁ `ਰੈ ਸਚੋ 
ਪਰਵਦਗਾਰਾ। ` (ਪਾਲਣਹਾਰ ਪ੍ਰਭੂ) 
-ਧਨਾਂ ੧, ੨, ੨ : ੨ (660) 
ਪਰਵਦਗਾਰੁ-- 
'ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ 
_ਅਨੇਕ। ” (ਪਾਲਲਹਾਰ ਪ੍ਰਭੂ) 
--ਸਿਰੀ ੫, ੮੯, ੪ : ੧ (49) 





੪ 


ਪਰਵਦਗਾਰੋ-- 
“ਸਚੁ ਸਿਰੰਦਾ ਸਚਾ ਜਾਣੀਐ ਸੰਚੜਾ 
ਪਰਵਦਗਾਰੋ। ”` (ਪਾਲਣਹਾਰ ਪ੍ਰਭੂ) 





_ਪਰਵਦਿਗਾਰ-- ਰ੍ 
“ਨਿਤ ਜਪੀਐ ਸਾਸਿ ਗਿਰਾਸਿ ਨਾਉ 
ਪਰਵਦਿਗਾਰ ਦਾ।” (ਪਾਲਣਹਾਰ ਪ੍ਰਭੂ) 
- ਗੂਜ ੫, ਵਾਰ ੪ : ੧ (518) 
ਪਰਵਦਿਗਾਰੁ-- 
“ਪਾਕੀ ਨਾਈ ਪਾਕ ਥਾਇ ਸਚਾ 
_ ਪਰਵਦਿਗਾਰੁ । ” 
` --ਸਿਰੀ ੧, ਅਸ ੧, ੧" 
ਪਰਵਰਿਆ-- ਵਡਾ/ਸ਼ੇੇਸ਼ਟ ਹੋਇਆ 
“ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ। ” 
- ਸਿਰੀ ੪, ਵਾਰ ੧੧ : ੩ (87) 
(ਮਹਾਨਕੋਸ਼ ਅਰਥ “ਘਿਰਿਆ ਹੋਇਆ” ਕਰਦੇ 
ਹਨ) 
ਪਰਵਰਿਯਉ-- ਪ੍ਰਵਿਰਤ ਕੀਤਾ, ਪ੍ਰਵੇਸ਼ ਕੀਤਾ 


2੦ 640 


“ਆਪਿ ਨਰਾਇਣ ਕਲਾ ਧਾਰਿ ਜਗ ਮਹਿ 


ਪਰਵਰਿਯਉ । ” --ਸਵ ੩, ੧੬ : ੧ (1395) 
ਪਰਵਾਹ -- ।. ਫਿਕਰ, ਚਿੰਤਾ, ਡਰ, ਮੁਥਾਜੀ ਖੁੜ 
“ਤਉ ਪਰਵਾਹ ਕੇਹੀ ਕਿਆ ਕੀਜੈ। ” 
--ਆਸਾ ੧, ੯, ੧” : ੧ (351) 
“ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ 
ਨਾਹੀ ਕਿਸੈ ਕੇਰੀ। ” 


1479 
ਰ੍ 
-<ਧਨਾਂ ੫, ੨, 2 : ੧ (671) 








--ਵੰਡ ੧, ਅਲਾ ੩, ੧ : ੧ (580) | 


ਐਲ 





--ਬਿਹਾ ੪, ਵਾਰ ੧੬ : ੧ (554) 
ਹੋਰ ਰੂਪ -- ਪਰਵਾਹਾ-- 
"ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ 
ਸੈਂ ਪਾਇਆ।” 
--ਸਾਰ ੫, ੪੧, ੨ : ੨ (1212) 
2. ਵਹਾ, ਵਹਿਣ, ਵੇਗ 
"'ਰਿਧਿ ਸਿਧਿ ਨਵਨਿਧਿ ਜਾ ਕੈ ਅੰਮ੍ਰਿਤਾ 
ਪਰਵਾਹ । ` 
-ਮਾਰੂ ੫, ਅਸ ੨, ੫ : ੧ (1017) 
'“ਪੋਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ` 
` ਹੁਟਇ।” -- ਸਵ ੪, ਕਲ ੮ : ੧ (1397) 
ਪਰਵਾਣ-- ।. ਮਾਨੀਨਯ 
-ਜਪੁ ੧, ੧੬ : ੧ (3) 
2. ਕੇਬੂਲ ਰ੍ 
“ਜੋ ਤਿਸੁ ਭਾਵੈ ਸੋ ਪਰਵਾਣ।”? __ 
--ਮਲਾ ੧, ੮, ੩ : ੪ (1257) 
ਪਰਵਾਣਾ- ।. (ਫਾ--ਪਰਵਾਨਾ) ਚਿਠੀ ਭਾਵ 
ਹੁਕਮ, ਫੁਰਮਾਨ 
ਨ ਹੋਈ।”  --ਆਸਾ ੧, ੩੬, ੨ : ੧ (359) 
"ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ 
ਸਕੈ ਕੋਈ।”” (ਹੁਕਮਨਾਮਾ) 
--ਧਨਾਂ ੧, ਛੰਤ ੨, ੧ : ੪ (666) 
2. ਤੋਲ, ਵੱਟਾ, ਪਰਮਾਣ _ ਰ 
“ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ _ 
ਤੋਲਿਆ ਜਾਪੈ।” 
-ਆਸਾ ੧, ਵਾਰ ੧੧ਸ, ੧, ੨ : ੧੦ (469) 
3. ਪਰਵਾਣ, ਕਬੂਲ ਰ੍ 
“ਹੋਵੈ ਪਰਵਾਣਾ ਕਰਹਿ ਧਿਕਾਣਾ ਕਲਿ ਲਖਣ 
ਵੀਚਾਰਿ।” 
-ਰਾਮ ੧, ਅਸ ੧, ੧” : ੨ (902) 
(ਮਹਾਨਕੌਸ਼ ਇਸ ਦੇ ਅਰਥ “ਗਿਆਤਾ” 
“ਵਿਦਵਾਨ” ਕਰਦਾ ਹੈ) 
ਹੋਰ ਰੂਪ -- ਪਰਵਾਣਿ-- __ 
"ਆਤਮ ਰਾਮੁ ਲੇਹੁ ਪਰਵਾਣਿ।” 
ਹੋ ਕੇ ਮਕਬੂਲ ਹੋ ਕੇ) 
--ਗਉ ਕਬ, ਥਿਤੀ ੮ : ੨ (343) 








(ਪਰਵਾਨ 


ਪਰਵਾਣ 


ਪਰਵਾਣੂ-- ।. ਮਾਪ, ਪੈਮਾਨਾ, ਵੱਟਾ 
"ਅਮੁਲੁ ਤੁਲ ਅਮੁਲੁ ਪਰਵਾਣੁ । ' 
--ਜੰਪੂ ੧, ੨੬ : ੬ (5) 
“ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ 
ਪਰਵਾਣੁ। ` (ਪੈਮਾਣਾ) 


--ਸੋਰ ੪, ੫, ੪ : ੨ (606) 





2. ਪ੍ਰਵਾਣਿਤ, ਮਾਨੀਨਯ 
ਪਰਵਾਣੁ । ` 


(“ਦਰਪਣ” ਅਰਥ, 'ਪ੍ਰਤੱਖ” ਕਰਦਾ ਹੈ) 
` <= ਜਪਿ! ੧.-੩੦: “ '% (7) 
“ਤਿਥੈ ਸੋਹਨਿ ਪੰਚ ਪਰਵਾਣੁ।” (ਮੰਨੀ ਹੋਈ/ 
ਪ੍ਰਮਾਣਿਤ ਗੱਲ ਹੈ) 
-ਜਪੁ ੧, ੩੪ : ੯ (7) 
"ਲਖ _ਨੇਕੀਆ ਚੰਗਿਆਈਆ ਲਖ ਪੁੰਨਾ 
ਪਰਵਾਣੁ । ” (ਮੰਨੇ ਹੋਏ) 
“ਆਸਾ ੧, ਵਾਰ ੮ਸ, ੧, ੨ : ੧ (467) 
. ਕਬੂਲ, ਮਨਜੂਰ 
ਭੀ ਬੋਲਿਐ ਪਤਿ ਪਾਈਐ ਸੋ ਬੇਲਿਆ 
ਪਰਵਾਣੁ। ` (ਭਾਵ ਸਫਲ, ਸਕਾਰਥਾ) 
-ਸਿਰੀ ੧ ,੪, ੩ : ੧(15) 
“ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ 
ਹਰਿ ਧਿਆਇ। ” 
____=ਸਿਰੀ ੩, ੩੮, ੪ : ੩(28) 
“ਲੜਿ ਨ ਚਲਈ ਸਚਿ ਰਹੈ ਸੋ ਵਿਸਟੁ 
ਪਰਵਾਣੁ । ” 
ਮਾਝ ੧, ਵਾਰ ੨੨ਸ, ੨, ੨ : ੫ (148) 
“ਹਰਿ ਅਬਿਨਾਸੀ ਸਦਾ ਥਿਰ ਨਿਹਚਲੁ ਤਿਸੁ 
ਮੋਰੇ ਮਨ ਭਜੁ ਪਰਵਾਣੂ।” (ਮਨਜੂਰ ਹੋ 
ਜਾ) --ਗੋਂਡ ੪, ੪, ੧ : ੨ (861) 
_ ਹੋਰ ਰੂਪ -- ਪਰਵਾਣੋ-- 
“ਮਰਣੁ ਮੁਣਸਾ ਸੂਰਿਆ ਹਕੂ ਹੈ ਜੋ ਹੋਇ 
ਮਰਨਿ ਪਰਵਾਣੋਂ।” (ਕਬੂਲ ਹੋਵੇ) 
--ਵਡ ੧, ਅਸ ੨, ੩ : ੧ (580) 
3. ਪੁਮਾਣੀਕ 
“ਤੂੰ ਦਾਤਾ ਨਾਮੁ ਪਰਵਾਣੂ। ” 
-ਬਿਲਾ ੧, ੩, ੧ : ੪ (796) 
ਪਰਵਾਣੋਂ-- 1. ਕਬੂਲ, ਪਰਵਾਨ, ਵੇਖੋ “ਪਰਵਾਣੁ” 
(3) 


1480 











_ ਪਰਵਾਨਾ 
2. ਪ੍ਰਵਾਨ ਕਰੋਂ 
“ਜਾਨ ਜ ਰਿ ਭਤਾਇਮਾਜੀ ਸਗ 
੨ ਖਰਵਾਣੋਂ। 


-- ਵਡ ੧, ਅਲਾ ੪, ੧: ੬ (581) 
ਪਰਵਾਨ-- ।. ਕਬੂਲ, ਮਨਜੂਰ 
“ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ।” 
-ਗਉ ੫. ਸੁਖ ੧, ੫ : ੩ (263) 
ਹੋਰ ਰੂਪ -- ਪਰਵਾਨਾ-- 
“ਜਿਤੁ ਸੇਵਿਐ ਦਰਗਹ ਪਤਿ ਮ.ਹਵਾਨਾ।” 
(ਕਬੂਲ ਪੈਂਦੀ ਹੈ) 
--ਗਉ ੩, ੨੭, ੧ : ੩ (159) 
2. ਸਫਲ 
“ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ 
ਪਰਵਾਨੇ। ”--ਸਾਰ ੫. ੬੪, ੨ : ੧ (1217) 
ਹੋਰ ਰੂਪ -- ਪਰਵਾਨਾ-- 
“ਧੰਨੁ ਸੁਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ 
ਤੇ ਪਰਵਾਨਾ ਜੀਉ।” 
ਮਾਝ ੫, ੨੯, ੧ : ੨ (103) 
3. ਪ੍ਰਮਾਣਿਕ 
ਜਾਣੀਆਂ ਅਕਲਗਤਿ ਗੁਰ ਪਰਵਾਨ।” 
-ਸਵ ੨, ੪ : ੨ (1391) 
ਪਰਵਾਨਾ-- ।. ਕਬੂਲ ਪੈਣਾ, ਵੇਖੋ “ਪਰਵਾਨਾ” 
(1) 
ਹੋਰ ਰੂਪ -- ਪਰਵਾਨਾਂ-- 
"ਮਨ ਓਇ ਦਿਨਸ ਧੰਨਿ ਪਰਵਾਨਾ। ” (ਕਬੂਲ) 


ਦਾਰ ੫. ੪੬, ਬਾ" : ੧ (1213) 
ਰੰ 
“ਧੰਨ ਸਤੀ ਦਰਗਹ ਪਰਵਾਨਿਆ।” 
_ (ਕਬੂਲਿਆ ਗਿਆ ਹੈ) . 


-ਗਬੂ .੫, ੯੯, ੪ : ੨ (165) 
2. ਸਫਲ, ਵੇਖੋ “ਪਰਵਾਨ” (2) 
“ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ 
ਨੀਸਾਣੁ ।” 
--ਸਾਰ ੧, ਅਸ ੩, ੩ : ੧ (636) 
“ਲਿਖਿਆ ਕਿਰਤੁ ਧੁਰੇ ਪਰਵਾਨਾ। ” 
--ਰਾਮ ੧, ਓਅੰ ੨੪ : ੬ (932) 


ਪਰਵਾਨੀ 


1481 


ਪਰਵਾਰਿ 








4. ਪ੍ਰਮਾਣਿਤ, ਪੁਸ਼ਟਿਤ ਕੀਤਾ ਹੋਇਆ 
“ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨ 
ਜਾਸੀ।” --ਸੂਹੀ ੧, ਛੰਤ ੩, ੪ : ੫ (765) 
('ਦਰਪਣ” ਇਸ ਦੇ ਅਰਥ 'ਹੁਕਮ” ਕਰਦਾ ਹੈ, 
ਸ਼ਬਦਾਰਥ, ਉਹ ਚਿੱਠੀ ਜਿਸ ਨਾਲ ਕਿਸੇ ਦੀ 
. ਹਜੂਰੀ ਵਿਚ ਜਾਣ ਦੀ ਆਗਿਆ ਮਿਲੇ) 
ਪਰਵਾਨੀ- ਪ੍ਰਤਿਬਿੰਬ, ਪਰਛਾਈ 
“ਜੈਸੇ ਦਰਪਨ ਮਾਹਿ ਬਦਨ ਪਰਵਾਨੀ। ” 


--ਕਾਨ ਨਾਮ, ੧, ੧" : ੨ (1318) 
ਪਰਵਾਨੁ-- ।. ਕਬੁਲ, ਮਨਜੂਰ 
“ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ।” 


-ਸਿਰੀ ੧, ੧੯. ੪ : ੧(21) 
“ਤੂ ਮੇਂਰੀ ਗਤਿ ਪਤਿ ਤੂ ਪਰਵਾਨੂ। ” (ਤੂੰ ਭਾਵ 
ਤੇਰਾ ਹੁਕਮ ਮੈਨੂੰ ਪ੍ਰਵਾਨ ਹੈ) 
-ਆਸਾਂ ੫, ੭੪, ੩ : ੧ (389) 
(ਸ਼ਬਦਾਰਥ ਇਸ ਦੇ ਅਰਥ ਪਰਵਾਨ ਕਰਨ 
ਵਾਲਾ ਕਰਦੇ ਹਨ) 
ਹੋਰ ਰੂਪ -- ਪਰਵਾਨੌ-- 
“ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ 
ਵਡਦਾਣਾ।” (ਕਬੂਲ ਹੈ) 


ਵਾਨੋ-- 
“ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ 
ਪਰਵਾਨੁ । ` --ਸਿਰੀ ੧, ੩੧, ੪ : ੩ (25) 
2. ਜੋ ਮੰਨੀ ਗਈ ਹੈ, ਪ੍ਰਸਿਧ, ਮੰਨਿਆ ਪ੍ਰਮੰਨਿਆ 
ਪਰਵਾਨੁ । `--ਮਾਝ ੫, ਬਾਰਾ ੧੨ : ੬ (136) 
. ਸਫਲ, ਕਬੂਲ 
ਨਕ ਜਿਸ ਨੇ ਲਗਾ ਤਿਸੁ ਹਲੈ ਲੜਾ ਸੋ 
ਪਰਵਾਨੁ । ” 
- ਆਸਾ ੧, ਵਾਰ ੨੨ਸ, ੨, ੧ : ੪ (474) 
4. ਮਾਪ, ਪੈਮਾਨਾ 
“ਇਸ ਪਤੀਆ ਕਾ ਇਹੈ ਪਰਵਾਨੂ।”? __ 
`_-ਭੈਰ ਨਾਮ, ੧੦, ੨੪ : ੧ (1166) 
(ਮਹਾਨਕੋਸ਼ ਇਸ ਦੇ ਅਰਥ “ਨਤੀਜਾ' ਫਲ 
ਕਰਦਾ ਹੈ) 


ਪ੍ਰਮਾਣੀਕ 
“ਤੈ ਤਾ ਹਦਰਬਿ ਪਾਇਓ ਮਾਨੁ ਸੇਵਿਆ ਗੁਰ 





-ਤੁਖਾ ੧, ਛੰਤ ੫, ੪ : ੩ (1112) 





ਉਨਮਾਨੁ।” __--ਸਵ ੨, ੪ : ੨ (1391) 
ਪਰਵਾਰ-- ਟਬਰ 
“ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਕੂ 
ਜਗਤੁ ਛੁਟੀਵੇ।” _--ਸਿਰੀ ੪, ੩ : ੫ (63) 
“ਬਿਲਛਿ ਸ਼ਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ 
ਸਿਖ ਪਰਵਾਰ।” (ਭਾਵ ਸਬੰਧੀ) 
--ਸੋਰ ੫, ੩੮, ੧ : ੨ (618) 
ਹੋਰ ਰੁਪ -- ਪਰਵਾਰਾ-- ਰ 
“ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ 
ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ।” 
(ਪਰਵਾਰ, ਟਬਰ) 
--ਵਡ ੪, ਵਾਰ ੧੫ : ੪ (592) 
ਪਰਵਾਰਾ-- ।. ਟੱਬਰ, ਕੁਟੰਬ, ਵੇਖੋ “ਪਰਵਾਰ” 
2. ਆਰ ਪਾਰ, ਹਦਬੰਨਾ, ਪਾਰਾਵਾਰ 
“ਕੋਇ ਨ ਜਾਣੈ ਤੇਰਾ ਪਰਵਾਰਾ। ” 
-ਮਾਰੂ ੩, ਸੋਲਾ ੧੭, ੪ : ੨ (1060) 


| ਪਰਵਾਰਿ-- ਪਰਵਾਰ/ਟਬਰ ਵਿਚ 


“ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ 
ਭਾਇਆ। (ਪਰਵਾਰ ਵਿਚ ਚੰਗਾ ਲੱਗਾ) 
--ਰਾਮ ੩, ਅਨੰੰ ੨੯ : ੩ (921) 
ਹੋਰ ਰੂਪ -- ਪਰਵਾਰਿਆ-- 
“ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ 
ਪਰਵਾਰਿਆ। ” ਰ੍ 
-ਬਿਲਾ ੫, ੨੩, ੧ : ੨ (806). 


_ਪਰਵਾਰੀ-- 
“ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ 
ਪਰਵਾਰੀ।” (ਪਰਵਾਰ) ਰ 
-ਗੂਜ ੬, ਅਸ ੧, ੫ : ੨ (507) 
ਪਰਵਾਰੁ-- 


“ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਰ 

ਪਰਵਾਰੁ।” (ਤੇਰੀ ਮਿਹਰ ਦੀ ਨਜ਼ਰ ਮੇਰਾ _ 

___ ਕੁਟੰਬ ਹੈ) __--ਸਿਰੀ ੧, ੭, ੪ : ੧(16) 

ਪਰਵਾਰੇ-- ਰਿ 

“ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ। ” 
(ਟਬਰ, ਕੁਟੰਬ) 

` -ਗਉ ੫, ਛੰਤ ੨, ੪ : ੧-(246) 


14682 


ਪਰਾ 








ਪਰਵਾਲਾ 
“ਤਾਪੁ ਛਡਿ ਗਇਆ ਪਰਵਾਰੇ।” 
ਨੂੰ) -ਸੋਰ ੫, ੫੬, ੧ : ੨ (622) 
ਪਰਵਾਰੈ -- 


ਮੰਨੈ ਪਰਵਾਰੈ ਸਾਧਾਰੂ।” (ਪਰਵਾਰ ਨੂੰ) 

"ਜਪ %, ੧੫ 2 & (31 
ਪਰਵਾਲਾ-- ਮੂੰਗਾ, ਸੁਚਾ ਨਗ ਰ 
“ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ 
ਨਾਲ। `--ਮਾਝ ੧, ਵਾਰ ੨੦ਸ, ੧, ੨ : ੧(147) 
ਹੋਰ ਰੂਪ -- ਪਰਵਾਲੇ-- 
"ਨਾਮੁ ਨਿਧਾਨੁ ਹਰਿ ਵਣਜੀਐ ਹੀਰੇ 
ਪਰਵਾਲੇ। ” 

-ਗਉ ੪, ਵਾਰ ੧੫ : ੩ (309) 


- ਸੋਲ ਫਰ, ੧੪੦ : ੨ (1371) 
ਪਰਵਿਰਤਿ-- ।. (ਸੰ. ਜ਼ਰਜਿ) ਹੋਰਨਾਂ ਵਿਚ ਲਗਨ 
“ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ 

ਅਕਥੁ ਕਥੀਜੈ।” 
___ -ਬਿਹਾ ੪, ਵਾਰ ੮ : ੩ (551) 
“ਕਿਨਹੀ ਕੀਆ ਪਰਵਿਰਤਿ ਪਸਾਰਾ।” (ਭਾਵ 
ਸੰਸਾਰਿਕ) _--ਰਾਮ ੫, ਅਸ ੧, ੧ : ੧ (912) 
2. ਗ੍ਰਹਿਣ ਕਰਨ ਯੋਗ, ਧਾਰਨ ਕਰਨ ਯੋਗ 
“ਗੁਰਮੁਖਿ ਪਰਵਿਰਤਿ ਨਰ ਵਿਰਤਿ ਪਛਾਣੈ।” 
-ਰਾਮ ੧, ਸਿਗੋ ੩੧ : ੪ (941) 
3. ਦੂਜਿਆਂ ਦੀ ਰਸਮ ਰੀਤ, 
`_"ਪਰਵਿਰਤਿ ਨ ਪੜਹੁ ਰਹੀ ਸਮਝਾਇ। ” 
-ਭੈਰ ੩, ਅਸ ੧, ੩ : ੨ (1154) 
ਪਰਵਿਰਤੀ-- (ਸੰ. ਧਕਿਕਤ=ਰਿ) ਵਾਪਸ ਆਉਣ 
ਦੀ ਕਿਰਿਆ, ਸੰਸਾਰ ਵਲ ਮੁੜਨਾ 
“ਹਰਿ ਪਲਿੜੀ ਲਾਵ ਪਰਵਿਰਤੀ ਕਰਮ ਦ੍ਿਤਾਇਆ 
ਬਲਿ ਰਾਮ ਜੀਉ।” (ਗੁਹਿਸਥ ਧਰਮ ਦੇ ਫਰਜ਼) 
ਰ੍ ਸੂਹੀ ੪, ਛੰਤ ੨, ੧ : ੧ (773) 
2. ਵਿਹਾਰਕ ਅਵਸਕਾ, ਗ੍ਰਹਿਣ ਕਰਨ ਦੀ ਅਵਸਥਾ 
“ਪਰਵਿਰਤੀ ਨਰਵਿਰਤਿ ਪਛਾਣੈ।” 


-ਮਾਰੂ ੧, ਸੋਲਾ ੭, ੧੪ : ੧ (1027) 


ਰ੍ 2. ਨਿਵਾਸ 


(ਪਰਵਾਰ ਪਰਵੇਸ-- ।. ਵਸਨਾ, ਸਥਿਤ ਹੋਣਾ, ਨਿਵਾਸ ਹੋਣਾ 


੨੦੫ 


“ਰਾਮ ਨਾਮ ਹਿਰਦੈ ਪਰਵੇਸ । 
-ਗਉ ੫, ੯੭, ੩ : ੪ (185) 
2, ਪਹੁੰਚ, ਵਸਾਈ ੍ 
ਪਰਵੇਸ ਨਹੀ। ”--ਸੋਰ ਰਵਿ, ੩, ੨:੨ (658) 
3. ਲੀਨਤਾ, ਸਮਾ ਜਾਣ 
“ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ।”? 


ਰਾਮ ੫. ੪੯, ੪ : ੨ (898) 


ਪਰਵੇਸਾ-- ।. ਪਰਾਇਆ ਵੇਸ, ਸ੍ਹਾਂਗ, ਹੋਰ ਰੂਪ 


"ਅਨਿਕ ਜੋਨਿ ਭ੍ਰਮਿਓ ਭਰਮ ਭੀਤਰਿ ਸੁਖਹਿ ਨਾਹੀ 
ਪਰਵੇਸਾ ਰੇ। ” 
-ਆਸਾ ੫, ੧੩੦, ੧ : ੨ (404) 
2. ਪ੍ਰਵੇਸ਼ ਕੀਤਾ, ਆ ਵਸਿਅਆ/ਟਿਕਿਆ 
“ਗੁਰ ਕੇ ਚਰਨ ਰਿਦੈ ਪਰਵੇਸਾ। ” 


-ਉਵ੫, ੧੯; ੧੧ 5 ਬੂ (69) 
3. ਟਿਕਾਣਾ, ਨਿਵਾਸ _ ਰ 
'ਏਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ 


ਪਰਵੇਸਾ। ” 
--ਸਾਰ ੫, ਛੰਤ ੧, ੩ : ੩ (1237) 
ਪਰਵੇਸੁ-- ।. ਦਖਲ, ਪਹੁੰਚ, ਰਸਾਈ 
“ਤਿਹੁ ਗੁਣ ਕਾ ਨਾਹੀ ਪਰਵੇਸੁ।” 
-ਗਉ ੫, ਸੁਖ ੨੧, ੬ : ੪ (291) 


“ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ।” 
--ਬਿਲਾ ੫, ੫੪, ੧" : ੧ (814) 
ਪਰਵੇਲਿ-- ਪਰਾਈ ਇਸਤ੍ਰੀ 
"ਕਿਆ ਗਾਲਾਇਓ ਭੂਛ ਪਰਵੇਲਿ ਨ ਜੋਹੇ ਕੰਤ 
ਤੂ। ` -ਮਾਰੂ ੫, ਵਾਰ ੪ਸ, ੫, ੩ : ੧ (1095) 
ਪਰਾ=- 1. ਪੜ੍ਹੇ 
ਪਰਸ ਪਰਾ।” _--ਗਉ ੫, ੧ਸ : ੪ (250) 
(ਮਹਾਨਕੋਸ਼ ਇਸ ਦੇ ਅਰਥ 'ਸ੍ਰੇਸ਼ਟ` ਉਤਮ 
ਕਰਦਾ ਹੈ) 
2. ਪਿਛਲੇਰਾ 
"ਪਰਾ ਪੂਰਬਲਾ ਅੰਕੁਰੁ ਜਾਗਿਆ।” 
ਸੋਜ ੫, 2੨, ੨ : ੧ (627) 





3. ਪਿਆ, ਪੜਾ, ਹੋ ਗਿਆ 
“ਨਾਵ ਰੂਪ ਭਇਓ ਸਾਧ ਸੰਗੁ ਭਵਨਿਧਿ ਪਾਰਿ 
ਪਰਾ। ` <<-ਜਕ ੫. ੬. 2 :.% (701) 
“ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੇ ਬਾਰ। ” 
--ਸਲੋ ਕਬ, ੬੧ : ੨ (1367) 
ਪਰਾਇ-- ਹੋ ਗਿਆ, ਹੋ ਪਿਆ 
“ਅੰਚਲ ਗਹਿਆ ਸਾਧ ਕਾ ਨਾਨਕ ਭੈ ਸਾਗਰੁ 
ਪਾਰਿ ਪਰਾਇ। ” 
--ਆਸਾ ੫, ਬਿਰ ੧, ੮ : ੧ (431) 
ਪਰਾਇਓ-- ।. ਪਰਾਇਆ, ਸ਼ਿਗਾਨਾ 
“ਜੋ ਪਰਾਇਓ ਸੋਈ ਅਪਨਾ।” 
` --ਗਉ ੫, ੯੮, ੧ : ੧ (185) 
2. ਪਿਆ, ਹੋ ਗਿਆ __ 
“ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ 
ਕੀਓ ਮੇਰੈ ਰਾਜਨ।” 


ਪਰਾਇਆ ।. ਬਿਗਾਨਾ, ਪਰਾਇਆ 
ਪਰਾਇਆ। ”--ਸਿਰੀ ੧, ਪਰ ੧, ੪ : ੪ (75) 
ਹੋਰ ਰੁਪ -- ਪਰਾਇਐ-- 
“ਅਪਨਾ ਛੋਡਿ ਪਰਾਇਐ ਰਾਤਾ।” (ਬਿਗਾਨੇ) 
-ਮਾਰੂ ੫, ੧੯, ੨ : ੫ (1004) 
2. ਹੋ ਗਿਆ, ਜਾ ਪਿਆ ` ਰ 
“ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ 
ਰਾਮ । ” --ਬਿਹਾ ੫. ਛੰਤ ੭, ੫ : ੨ (547) 
ਪਰਾਇਣ-- ਆਸਰਾ, ਆਧਾਰ 
“ਪਰੇਮ ਪਰਾਇਣ ਪ੍ਰੀਤਮ ਰਾਉ।” (ਵਸ ਵਿਚ) 
__ -ਗਉ ੫, ਅਸ ੪, ੫ : ੩ (222) 
“ਦੀਨਾ ਨਾਥ ਭਗਤ ਪਰਾਇਣ।” (ਆਸਰਾ) 
-ਸੂਹੀ ੫, ਅਸ ੨, ੧" : ੨ (760) 
“ਜੈਸੀਂ ਮੂੜ ਕੁਟੰਬ ਪਰਾਇਣ । ” 
--ਭੈਰ ਨਾਮ, ੭, ੧ : ੩ (1164) 
(ਮਹਾਨਕੋਸ਼ ਅਰਥ ਤਤਪਰ ਲਗਾ ਹੋਇਆ 
ਪ੍ਰਵਿਰਤ ਕਰਦਾ ਹੈ) 
ਪਰਾਇਣਾ-- ਪਈਦਾ ਹੈ 
“ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸ ਭੇਟਤ ਪਾਰਿ 
ਪਰਾਇਣਾ। ` --ਮਾਰੂ ੫. ਸੋਲ ੭. ੫:੩ (1078) 


1483 


ਪਰਾਇਣਿ-- ਆਸਰਾ 


-ਧਨਾਂ ੫, ੩, ੩ : ੨ (671). 








“ਸਾਕਤ ਕੀ ਓਹ ਪਿੰਡ ਪਰਾਇਣਿ।” 
--ਗੋਂਡ ਕਬ, ੭, ੩ : ੩ (872) 
“ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ 
ਕੀਰਤਨੁ ਕੀਨਾ ਹੇ।” (ਆਸਰਾ ਭਾਵ ਵਸੀਲਾ) 
-ਮਾਰੂ ੧, ਸੋਲਾ ੮, ੧੧ : ੩ (1026) 


ਹੋਰ ਰੂਪ -- ਪਰਾਇਣੁ- ਰ 
"ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ 
ਪੂਰੈ ਭਾਗਿ ਮਿਲਾਇਆ। ” 

-ਮਾਰੂ ੧, ਸੋਲਾ ੨੧, ੧੦ : ੩ (1042) 
ਪਰਾਈ-- 1. ਬਿਗਾਨੀ, ਦੂਸਰੇ ਦੀ 

ਦੁਖੁ ਘਾਲੇ 1” 

--ਮਾਂਝ ੧, ਵਾਰ ੪ਸੇ, ੧, ਏ : ੪ (139) 


ਭਈ ਪਰਾਈ। ` (ਓਪਰੀ, ਬਿਗਾਨੀ ਜਿਸ ਨਾਲ 
ਕੋਈ ਸਬੰਧ ਨਾ ਹੋਵੇ) 
--ਸੋਰ ੧, ੩, ੧ : ੩ (596) 
ਹੋਰ ਰੂਪ -- ਪਰਾਈਆ -- 
“ਤਕਹਿ ਨਾਰਿ ਪਰਾਈਆ ਲੁਕਿ 'ਅੰਦਰਿ 
ਠਾਣੀ।” (ਦੂਜਿਆਂ ਦੀਆਂ ਬਿਗਾਨੀਆਂ) 
--ਗੋਉਂ ੪, ਵਾਰ ੨੭ : ੨ (315) 
ਪੰਜਾਂ 
“ਜਿਉ ਰਾਖਾ ਖੇਤ ਊਪਰਿ ਪਰਾਏ।” (ਬਿਗਾਨੇ) 
. __-ਗਉ ੫, ੮੦, ੩ : ੧ (179) 
'% ਦਿ ਪੈ ਗਿਆ 
“ਗੁਰ ਪ੍ਰਸਾਦਿ ਭਉ ਪਾਰਿ ਪਰਾਈ। ” ਰ 
--ਆਸਾ ੫, ੩੩, ੨ : ੨ (378) 
“ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕੁ ਭਉਜਲੁ 
ਪਾਰਿ ਪਰਾਈ। ”--ਗੂਜ ੫, ੧੭. ੨:੨ (499) 
ਪਰਾਹੀ-- ਪੈ ਗਈ, ਹੋ ਗਈ 
“ਨਾਮੁ ਜਪਤ ਤਹ ਪਾਰਿ ਪਰਾਈ। ” 
--ਗਉ ੫, ਸੁਖ ੨, ੩ : ੨ (264) 
ਪਰਾਹੁਣਾ-- ਮਹਿਮਾਨ, ਅਤਿਥੀ ਰ੍ 
“ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ। ” 
(ਸੰਤ ਪਰਾਹੁਣਾ) 
--ਗਉ ੫, ੧ਸ, ੫,੨ :੧(318)' 


1484 


ਪਰਾਤਾ 





ਹੋਰ ਰੂਪ -- ਪਰਾਹੁਣੀ-- 
“ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ”? 
(ਮਹਿਮਾਨ ਇਸਤ੍ਰੀ ) 
-ਸਲੋ ਫਰ, ੭੯ : ੧ (1382) 
ਪਰਾਹੁਣੇ -- 
“ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ 
ਪਰਭਾਤਿ।” (ਮਹਿਮਾਨ) 


-- ਸਿਰੀ ੫, ੯੨, ੨ : ੧ (50) 

ਪਰਾਕਉਂ -- ਉਤਮ, ਪ੍ਾਕ੍ਮ 
"ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ 
ਤਾਣਾ ।”” - ਸਿਰੀ ੧, ਪਹ ੨, ੪ : ੩ (76) 


“ਸਤਿਗੁਰ ਆਤਮ ਚੋਵ ਦੀ ਖੜਗਿ ਜੋਰਿ ਪਰਾਕੁਇ 
ਜੀਅ ਵੈ।” 


- ਰਾਮ ਬਸ, ਵਾਰ ੧ : ੫ (966) 


ਪਰਾਕ੍ਰਿਤਹ -- ਦੂਜੇ ਦੀ ਕ੍ਰਿਤ, ਦੂਜੇ ਦੀ 


ਸੇਵਾ/ਟਹਿਲ 
"'ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ। ” 
-- ਆਸਾ ੧, ਵਾਰ ੧੨ਸ, ੨, ੩ : ੨ (469) 
ਪਰਾਖਾ -- ਪਰਖਿਆ, ਜਾਂਚ ਕੀਤੀ 
"ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ 
ਮਿਲਿਐ ਹੀਰੁ ਪਰਾਖਾ।” 
-- ਜੈਤ ੪, ੨, ੧" 
ਹੋਰ ਰੂਪ -- ਪਰਾਥੈ -- 
“ਆਪੇ ਦਾਨਾ ਸਚੁ ਪਰਾਂਥੈ।” (ਪਰਖਦਾ ਹੈ) 
- ਮਾਰੂ ੧, ਸੋਲਾ ੧੨, ੫ : ੨ (1032) 
ਪਰਾਗ -- ਪਰੰਗਤ, ਸੁਤੰਤਰ 
"ਨਾਨਕ ਜਾ ਤੇ ਪਰਹਿ ਪਰਾਗ।” 
-- ਗੋਉ ੫, ਬਾਅ ੪੧ : ੮ (259) 
ਪਰਾਛਤ -- ਪਾਪ 
“ਏਕੁ ਅਰਾਧਿ ਪਰਾਛਤ ਗਏ।” 
-- ਗਉ ੫, ਸੁਖ ੧੯, ੮ : ੮ (289) 
ਸਗਲ ਪਘਫਾਛਤ ਲਾਥੇ । 
- ਸੋਰ ੫, ੫੨, ੩ : ੧ (621) 
ਪਰਾਢੇ -- ਪਰਲੇ ਪਾਸੇ/ਪਾਰ ਕਰਉ ਦਿਤੇ __ 
"ਪਰਉਪਕਾਰ ਪੁੰਨੁ ਬਹੁ ਕੀਆ ਭਉ ਦੁਤਰੁ ਤਾਹਿ 
ਪਰਾਢੇ।” __-- ਗਉ ੪, ੫੯, ੨ : ੨ (171) 


: ਦੇ (696) 


ਪਰਾਣ -- ਸ੍ਰਾਸ, ਦਮ, ਜਾਨ 
“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ।” 
- ਸਿਰੀ ੧, ੫, ੪: ੧(16) 
ਹੋਰ ਰੂਪ - ਪਰਾਣਾ - __ 
“ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ 
ਪਰਾਣਾ। ` (ਸ੍ਹਾਸ, ਜਾਨ) 
-- ਧਨਾ ੧, ੨, ੧ : ੨ (660) 
(ਸ੍ਹਾਸਾਂ ਦਾ) 
- ਸੂਹੀ ੫, ਛੰਤ ੧, ੨ : ੧ (777) 
ਪਰਾਣੀ -- ।. ਪ੍ਰਾਣਾਂ (ਸੁਆਸ ਲੈਣ) ਵਾਲਾ ਜੀਵ, 
ਭਾਵ ਮਨੁੱਖ, ਪ੍ਰਾ ਣਧਾਰੀ ਜੀਵ 
"ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ 
ਸਖਾਈ। ” -- ਸਿਰੀ ੫, ਪਹ, ੪, ੪ : ੩ (77) 
ਹੋਰ ਰੂਪ -- ਪਰਾਣੀਆ -- 
“ਰੰਗ ਰੂਪ ਰਸ ਬਾਦਿ ਕਿ ਕਰਹਿ 
ਪਰਾਣੀਆ। ” (ਹੇ ਪ੍ਰਾਣੀ) ਰ੍ 
-- ਗਉ ੫, ਵਾਰ ੧੬ਸ, ੫, ੨ : ੫ (322) 
2. ਸਮਝੀ, ਪਛਾਤੀ, ਜਾਣੀ 
"ਪੂਰੇ ਗੁਰ ਕੀ ਸੁਮਤਿ ਪਰਾਣੀ।” 
- ਗਉ ੫, ੯੬,੯:੪(।84) 
ਪਰਾਣੂ - ਸੁਆਸ, 
“ਜਿਸ ਕਾ ਜੀਉ ਪਰਾਣੂ ਹੈ ਅੰਤਰਿ ਜੋਤਿ 
ਅਪਾਰਾ। ` -- ਮਾਝ ੧, ਵਾਰ ੬ : ੭ (140) 
ਪਰਾਤਮਾ (ਸੰ. ਧਵਟਸਜ੍) ਪਰਮਾਤਮਾ, 
ਪਾਰਬ੍ਰਹਮ 
ਆਤਮਾ ਪਰਮਾਤਮਾ ਏਕੋ ਕਰੈ।”” 
ਰ੍ - ਧਨਾਂ ੧, ੪, ੧ : ੩ (661). 
ਪਰਾਤਮੁ -- ਵਡੀ ਆਤਮਾ ਭਾਵ ਪ੍ਰਭੂ 
“ਆਤਮੁ ਚੀਨਿ ਪਰਾਤਖ਼ੁ ਚੀਨਹੁ ਗੁਰ ਸੰਗਤਿ 
ਇਹੁ ਨਿਸਤਾਰਾ ਹੈ।” 
- ਮਾਰੂ ੧, ਸੋਲਾ ੧੦, ੮ : ੩ (1030) 
ਪਰਾਤਾ -- ।. ਪਿਆ ਹੈ, ਪੈਦਾ ਹੈ 
__ -ਸਿਰੀ ੫, ਅਸ ੨੭, ੮ : ੩ (71) 
“ਨਾਨਕ `ਉਨ ਜਨ ਚਰਨ ਪਰਾਤਾ। ” 
- ਗਉ ੫, ਸੁਖ ੫, ੭ : ੧੦ (269) 





ਪਰਾਤਿ 


1485 


ਪਰਾਨਾ 





“ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ 
ਚਰਨਿ ਪਰਾਤਾ। ” (ਪਿਆਂ) 
-- ਮਾਲੀ ੪, ੨, ੪ : ੨ (984) 
2. ਅਤਿਅੰਤ ਪੀਤਵਾਨ ਹੋਇਆ 
“ਕਰਿ ਬੀਚਾਰੁ ਆਚਾਰੁ ਪਰਾਤਾ। ” 
- ਆਸਾ ੧, ਅਸ 2, ੧੦ : ੧ (415) 
ਪਰਾਤਾ। ” (ਤੇਰੇ ਨਾਲ ਧਿਆਨ ਲੱਗ ਗਿਆ) 
-- ਸੋਰ ੫, ੨੦, ੧” : 2 (614) 
3. ਪਛਾਣਿਆ, ਪਛਾਣ ਲਿਆ 
ਕਾਲਿ ਪਰਾਤਾ ਹੇ। ” 


- ਮਾਰੂ ੧, ਸੋਲਾ ੧੧, ੯ : ੩ (1031) 


ਪਰਾਤਿ -- 1. ਹੋਰ ਪਰੇ, ਹੋਰ ਅਗੇ 
“ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ 
ਪਰੈ ਪਰਾਤਿ। -- ਦੇਵ ੫, ੩੫, ੨ : ੨ (535) 

2. ਪੁਆ ਕੇ, ਲਾ ਕੇ ਰ 
“ਛਡਾਇ ਲੀਓ ਮਹਾਬਲੀ ਤੇ ਅਪਨੇ ਚਰਨ 
ਪਰਾਤਿ। ` -- ਧਨਾ ੫, ੪੧, ੧ : ੧ (681) 
ਪਰਾਤੀ -- ਪਛਾਤੀ ਹੈ ਭਾਵ ਗ੍ਰਹਿਣ ਕੀਤੀ/ਲਈ 

ਹੈ ਰ 
“ਹਰਿ ਗੁਰ ਪੂਰੇ ਕੀ ਓਟ ਪਰਾਤੀ।” 

- ਮਾਰੂ ੧, ਸੋਲਾ ੧੦, ੧੭ : ੧ (1031) 
ਪਰਾਤੇ -- ।. ਹੋ ਜਾਂਦੇ ਹਨ, ਪੈ ਜਾਂਦੇ ਹਨ 
“ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ 

ਪਰਾਤੇ। -- ਗਉ ੫, ੧੩੫”, ੨ : ੨ (209) 
“ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ 
ਗੁਰ ਚਰਨ ਪਰਾਤੇ । ” 

=- ਦੇਵ ੫; ੮,.੨ : ੨ (530) 
2. ਪਛਾਤੇ ਹਨ 
“ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ 

ਚਰਣ ਪਰਾਤੇ। ” 

-- ਸੂਹੀ ੫, ੫੧. ੧ : ੨ (74੧) 
3. ਪ੍ਰੋਏ 
“ਤਿਨ ਸਾਧੂ ਚਰਣ ਲੈ ਰਿਦੈ ਪਰਾੜੇ। 

- ਮਾਰੂ ੫, ਸੋਲਾ ੧੧, ੧੯ : ੨ (1083) 
ਹੋਰ ਰੂਪ -- ਪਰਾਤੋ -- 





“ਨਾਨਕ ਗੁਰ ਸਬਦਿ ਪਰਾੜੋ। ” (ਪ੍ਰੌਤੇ ਗਏ 
ਹਾਂ) _- ਗਉ ੫, ੧੫੭", ੩ : ੨ (214) 
ਪਰਾਧ -- ਅਪਰਾਧ, ਗੁਨਾਹ, ਪਾਪ 
"ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ 
ਉਤਾਰਿਓ।”” _ - ਦੇਵ ੫, ੬, ੧ : ੧ (529) 
ਪਰਾਧੀ -- ਅਪਰਾਧੀ, ਪਾਪੀ 
“ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਵਾਧੀ 
ਤਰਿਆ ਰੇ।”” -- ਸੋਰ ੫. ੧੩, ੪ : ੧ (612) 
ਪਰਾਨ -- 1. ਜਾਨ, ਸ੍ਰਾਸ 
“ਅਗ਼ਨਿ ਮਾਹਿ ਹੋਮਤ ਪਰਾਨ।” 
-- ਗਉਂ ੫, ਸੁਖ ੩, ੨ : ੩ (265) 
“ਅਲਹ ਰਾਮ ਕੇ ਪਿੰਡੁ ਪਰਾਨ। ” (ਦੇਹ ਤੇ ਸਵਾਸ) 
- ਭੈਰ ੫, ੩, ੪: ੨ (1136) 
ਹੋਰ ਰੁਪ -- ਪਰਾਨਾ -- ਰ੍ 
“ਜੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ। ” 
(ਸਿਸ ਜਾਨ) ਰ 
- ਗਉਂ ੩, 22,੧: ੧ (153) 
2. ਜੀਵਨ, ਜਿੰਦਗੀ 
“ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ।” 
-- ਆਸਾ ੫, ਛੰਤ ੯, ੧ : ੨ (458) 
3. ਪਏ ਹਨ __ ਰ 
“ਜਿਨਿ ਜਪਿਆ ਤੇ ਪਾਰਿ ਪਰਾਨ। ” 
-- ਪ੍ਰਭਾ ੪, ੭, ੧" : ੩ (1337) 
ਹੋਰ ਰੂਪ -- ਪਰਾਨਾ -- ਰ 
“ਸੂਖੁ ਭਇਆ ਦੁਖੁ ਦੂਰਿ ਪਰਾਨਾ।” (ਜਾ 
ਪਿਆ, ਨਠ ਗਿਆ) 
=- ਮਾਂਡ ੫, ੨੩, ੨ : ੧ (103) 
ਪਰਾਨਥ -- ਪੈਂਦ ਹੈ 
“ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ 


_ਪਰਾਨਥ । ` -- ਮਾਰੂ ੫, ੧੦, ੪ : ੨ (1001) 
ਪਰਾਨਾ -- 1. ਸ੍ਰਾਸ, ਵੇਖੋ 'ਪਰਾਨ” (1) 


2. ਜਾ ਪਿਆ, ਨੱਠ ਗਿਆ, ਵੇਖੋ ਪਰਾਨ (3) 
“ਨਾਮੁ ਲੈਤ ਦੁਖੁ ਦੂਰਿ ਪਰਾਨਾ। ” 
ਰ੍ -- ਭੈਰ ੫, ੨੫, ੨ : ੧(1142) 
3. ਪਾਰ ਕਰਨ ਵਾਲਾ __ 
“ਹਰਿ ਧਨੁ ਤੁਲਹਾ, ਹਰਿ ਧਨੁ ਬੇੜੀ ਹਰਿ ਹਰਿ 
ਤਾਰਿ ਪਰਾਨਾ। ” 





- ਗੂਜ ੫, ੩, ੨ : ੨ (495) 
4. ਪਾਰ ਹੋ ਜਾਏਗਾ, ਭਾਵ ਮੁਕਤ ਹੋ ਜਾਵੇਂਗਾ 
ਪਰਾਨਾ। ` -- ਧਨਾ ੫, ੮, ੩ : ੨ (672) 
5. ਜਿੰਦ, ਪਾਣ 
ਮੇਰੇ ਪ੍ਰੀਤਮ ਨਾਮੁ ਪਰਾਨਾ।” 
-- ਜੈਤ ੪, ੩, ੨ : ੧ (697) 
ਪਰਾਨਿ -- ਹੋ ਗਿਆ, ਪੈ ਗਿਆ 
ਭੈ ਪਾਵਕ ਪਾਰਿ ਪਰਾਨਿ ਹਾਂ।” 
-ਆਸਾ ੧, ੧੫੮, ੨ : ੨ (409) 
“ਬਾਲਕ ਬਿਰਧਿ ਨ ਸੁਰਤਿ ਪਰਾਨਿ।” (ਹੁੰਦੀ) 
-- ਆਸਾ ੧, ਅਸ ੬, ੬ : ੧(414) 
ਪਰਾਨੀ -- ।. ਪਾਣਵੰਤ, ਜੀਵ, ਮਨੁੱਖ 
"ਅੰਤਰਿ ਲਹਰਿ ਲੋਭਾਨ ਪਰਾਨੀ ਸੋ ਪ੍ਰਭੂ ਚਿਤਿ ਨ 
ਆਵੈ।”” _ -- ਸਿਰੀ ੫, ਪੰਹ ੪, ੩ : ੩ (77) 
“ਸਿਮਰਹੁ ਹਰਿ ਹਰਿ ਨਾਮੁ ਪਰਾਨੀ।” (ਹੇ ਮਨੁੱਖ) 
_- ਗੋਂਡ ੫, ੨੨, ੧" : ੧ (615) 
2. ਪਾਉਂਦਾ ਹੈ ਭਾਵ ਲੈਂਦਾ ਹੈ 
“ਕਾਚੀ ਪਾਕੀ ਬਾਢਿ ਪਰਾਨੀ। ” 
_- ਆਸਾ ੫, ੧੯, ੧ : ੨ (375) 
ਪਰਾਨੁ - ਸੁਆਸ, ਜਿੰਦ 
“ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ।” 





-“ ਸਿਚ਼ੀ ੧, ਅਸ ੧੦, ੮ : ੧ (59) | 


ਪਰਾਨੈ -- ਸਮਝਦਾ ਹੈ, ਪਛਾਣਦਾ ਹੈ 
“ਜੋ ਹੇਵਨੁ ਸੋ ਦੂਰਿ ਪਰਾਨੈ।” 
- ਗਉ ੫. ਸੁਖ ੪, ੪ : ੪ (267) 
ਪਰਾਪਤਿ -- ।. ਮਿਲਣ ਦਾ ਭਾਵ 
“ਭਈ ਪਰਾਪਤਿ ਮਾਨੁਖ ਦੇਹੁਰੀਆ।” 
- ਆਸਾਂ ੫, ਸੋਪ, ੪, ੧ : ੧ (12) 
ਰਿ ਲੰਚ ਜਦ ਕ ਅਲਗ ਸਾਬੀ 
ਹੋਇ।” (ਮਿਲਣਾ) 
- ਸਿਰੀ ੩, ੪੪, ੩ : ੧ (30) 


ਲਿਖੇ ਕਾ ਲਹਨਾ।” (ਹਾਸਲ) 
--ਸੋਰ ੫. ਅਸ ੩, ੮ : ੨ (642) 


ਰ 1486 








ਚਰਨ ਮਨੁ ਲਾਈਐ। ” (ਹਾਸਲ ਹੁੰਦਾ ਹੈ) 
_. -- ਬਿਲਾ ੫, ੯੨, ੧ : ੨ (822) 
(ਮਹਾਨ ਕੋਸ਼ ਇਸ ਦੇ ਅਰਥ “ਕਰਤਾਰ, 





ਵਾਹਿਗੁਰੂ” ਕਰਦਾ ਹੈ) 


2. ਪ੍ਰਤਖ 
“ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ 
ਹੋਇ।” -- ਮਾਝ ੫, ਬਾਰਾ ੩ : ੮ (34) 


ਪਰਾਪਤੀ -- ਲਾਭ ਮਿਲਣ ਦਾ ਭਾਵ, ਹਾਸਲ 
“ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ 
ਲਿਲਾਟ।  _ -- ਸਲੋ ਕਬ, ੨੩੧ : ੧ (1377) 
ਪਰਾਪਤੇ -- ਮਿਲ ਜਾਣਾ, ਹਾਸਲ ਹੋ ਜਾਣਾ 
“ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਾਥਿ।” 
ਰ੍ _ ਸਿਰੀ ੫, ੭੬, ੧ : ੧ (44) 
ਪਰਾ ਪੂਰਬਣਹ -- ਮੁਢ ਕਦੀਮਾ, ਪੂਰਬ ਤੋਂ ਵੀ 
ਪਹਿਲਾਂ ਦਾ 
“ਗਾਥਾ ਗਾਵੰਤਿ ਨਾਨਕ ਭੜ੍ੰ ਪਰਾ ਪੂਰਬਣਹ। ” 
(ਭਾਵ ਪਰੰਪਰਾ ਤੋਂ) `_ ` 
- ਗਾਥਾ, ੧੮ : ੨ (1361) 
ਪਰਾ ਪੂਰਬਲਾ -- ਮੁਢ ਕਦੀਮ ਦਾ, ਬਹੁਤ ਪਹਿਲਾਂ 
ਦਾ. 
“ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ। ਰ 
-" ਬਿੱਲਾ ੫. ੪੯, ੨ 29813) 
ਪਰਾਭਯੰ -- ਹਰਾਣਾ, ਮਾਤ ਪਾਉਣਾ __ 
“ਇਛਸਿ ਜਮਾਦਿ ਪਰਾਭਕੰ ਜਸੁ ਸੂਸਤਿ ਸੁਕ੍੍‌ਿਤ 
ਕ੍ਰਿਤਿੰ।” - ਗੂਜ ਜੈਦੇ, ੧, ੨ : ੨ (526) 
ਪਰਾਰਾ -- ਪਰਾਲੀ ਦਾ 
“ਕਾਹੂ ਗਰੀ ਗੋਦਰੀ ਨਾ ਹੀ ਕਾਹੂ ਖਾਨ ਪਰਾਰਾ।” 
-- ਆਸਾ ਕਬ, ੧੬. ੧: ਤ (ਨਗ 


। ਪਰਾਰੇ -- ਬਹੁਤ ਮਰੇ, ਦੂਰ 


“ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ 
ਪਰੈ ਪਰਾਰੇ ।” 
-- ਨਟ ੪, ੩, ੫ : ੨ (962) 
ਪਰਾਲ -- ਪਰਾਲੀ, ਭਾਵ ਵਿਅਰਥ ਕੰਮ, ਫਲ 
੍ ਰਹਿਤ/ਅਸਾਰ ਕਿਰਿਆਵਾਂ 
“ਛੋਡਿ ਜਾਹਿ ਸੇ ਕਰਹਿ ਪਰਾਲ।” 
- ਧਨਾ.੫, ੨੨, ੧ : ੧ (676) ` 
ਹੋਰ ਰੂਪ - ਪਰਾਲਾ -- 


ਪਰਾਵਹੂੰ 





1487 


ਪਰਿਆ 


“ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ।” | ਪਰਿਓ -- ।. ਪਿਆ, ਡਿਗਿਆ ਰ੍ 


(ਪਰਾਲੀ ਦੀ, ਭਾਵ ਅਸਾਰ ਕਰਮਕਾਂਡ) 
ਰ੍ -- ਗਉ ੩, ਅਸ ੪, ੨ : ੩ (231) 
ਪਰਾਲਿ -- ਰ 
“ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ 
ਪਰਾਲਿ। ` (ਪਰਾਲੀ ਦੀ ਵਿਅਰਥ ਵਸਤ 

ਦੀ (ਭਾਵ ਨਿਰੀ ਕਾਂਵਾਂ ਰੋਲੀ ਪੀਂਦੇ ਹਨ) 


-- ਸਿਰੀ ੧, ੩, ੨: ੩ (15) | 


“ਪਉੜੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ 
ਤਿਤੁ ਨਿਵੰਧੈ ਤਾਲਿ।” (ਪਰਾਲੀ) 
- ਸਿਰੀ ੩, ਵਾਰ ੧੧ਸ, ੧, ੧ : ੨ (789) 
ਪਰਾਲੀ -- 
“ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ 
ਪਰਾਲੀ।` (ਘਾਹ, ਫੂਸ, ਪੀਲੇ ਰੰਗਵਲੇ) 
-- ਰਾਮ ਬਸ, ਵਾਰ ੩ : ੧੦ (967) 
ਪਰਾਲੂ -- 
“ਛਿਜੈ ਕਾਇਆ ਹੋਇ ਪਰਾਲੁ। (ਪਰਾਲੀ 
ਵਾਂਗ ਨਿਕੰਮੀ) 
-- ਮਲਾ ੧, ਵਾਰ ੨੦ਸ, ੧, ੧ : ੨ (1287) 
ਪਰਾਵਹੁ -- ਪਰਾਪਤ ਕਰੋ, ਪਾਓ 
“ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ। ” 
-- ਆਸਾ ੧, ਅਸ ੧੩, ੭ : ੨ (41੧) 
ਸਗ ਰੋਕਦਾ ਹੈ 
“ਬਾਹਰਿ ਜਾਤਉ ਉਲਟਿੰ ਪਰਾਂਵੈ।” 
-- ਆਸਾ ੧, ਅਸ ੫, ੫ : ੩ (414) 
“ਗੁਰਮੁਖਿ ਮਨੂਆ ਉਲਟਿ ਪਰਾਂਵੈ 
- ਮਾਰੂ ੩, ਸੋਲਾ ੧੫, ੨ : ੧ (1058) 
ਪਰਿ -- ।. ਉਤੇ, ਤੇ, ਉਪਰ 
““ਖਿਸਰਿ ਗਇਓ ਭੂਮ ਪਰਿ ਡਾਰਿਓ।” 
- ਆਸਾ ੫, 2੬, ੨ : ੨ (389) 
$. ਪੈ, ਪਿਆ 
“ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ 
``ਪਰਿ ਰਹਾ। ”-- ਸਾਰ ੫, ੪, ੪ : ੧(1203) 
3. ਹੋਰ ਵੱਧ 
“ਅੰਮਿ੍‌ਤ ਪੁਵਾਹ ਸਰਿ ਅਤੁਲ ਭੰਡਾਰ ਭਰਿ ਪਰੈ 
ਹੀ ਤੇ ਪਰੈ ਅਪਰ ਅਪਾਰ ਪਰਿ।” 


-੨ ਸਮੁਂ ੫, ੨ : ੧ (1385) 





ਪਰਿਓ ਤਜਿ ਗਰਬਸੂਆ। ” 
` -- ਗਉਂ ੫, ੧੨੭”, ੪ : ੧ (206) 
“ਅੰਧ ਕੁਪ ਮਹਿ ਪਰਿਓ ਪਰਾਨੀ ਭਰਮ ਗੁਬਾਰ 
ਮੋਹ ਬੰਧਿ ਪਰੇ।” 
- ਬਿਲਾ ੫, ੯੬, ੨ : ੧ (823) 
2. ਪਿਆ, ਪੈ ਗਿਆ, ਹੋ ਗਿਆ 
(ਤਾ 


- ਸੋਰ ੫, ੧੩, ੧” : ੩ (612) 
3. ਸਹਾਇਕ ਕਿਰਿਆ, ਪਿਆ 
“ਕਾਲੂ ਬਿਆਲੁੂ ਜਿਉ ਪਰਿਓ ਡੋਲੈ ਮੁਖੁ ਪਸਾਰੇ 


ਮੀਤ।” (ਪਿਆ ਫਿਰਦਾ ਹੈ) 
- ਸੋਰ ੯, ੧, ੧: ੨ (631) 
“ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ 
ਭ੍ਰਮ ਗਿਆਨੀ।” 
- ਨੋਰ ਕਬ, ੩, ੪ ਉਇ 
ਇਹ ਬਾਰੀ।” (ਪਿਆ ਹੈ). ਰ 
--'ਟੈੱਡ ੫, ੯, 2 ! ੨ (713) 
“ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ 
ਤੋ ਸਿਉ।” (ਬਣੀ, ਪਈ ਹੈ) 
- _- ਸਾਰੰ ਨਾਮ, ੨, ੧” : 
ਪਰਿਅਉ -- ਪਿਆ 
“ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ 
ਹਰਿ ਰਸੁ ਪਾਇਆ।” 
” = ਟੋਡੀ ੫. ੪. ਬੇ : ੨ (712) 
ਪਰਿਆ -- ।. ਪਿਆ ਹੋਇਆ ਹੈ 
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ 
ਜੀਉ ਪਰਿਆ। ” 
- ਗੂਜ ੫, ਸੋਦ ੫, ੧ : ੧ (10) 
2. ਡਿਗ ਪਿਆ ਭਾਵ ਮਰ ਗਿਆ, ਮੁਕ ਗਿਆ 
ਪਰਿਆ। -- ਸਿਰੀ ੫. 99. %. : ਤੇ 9) 
3. ਪਿਆ, ਸਹਾਇਕ ਕਿਰਿਆ 
ਉਠਿ ਰਲਿਆ ਪਫ਼ਤਾਇਆ ਖਭਿਆ ਵਸਿ 
ਜੰਦਾਰ।” -- ਸਿਰੀ ੫, ੭੪, ੧ : ੩ (43) 


2 1257) 


ਪਰਿਹੈ 
“ਛੂਟਨ ਕੌ ਸਹਸਾ ਪਰਿਆ ਮਨ ਬਉਰਾ ਰੇ 
ਨਾਚਿਓ ਘਰ ਘਰ ਬਾਰਿ।” 
- ਗਉਂ ਕਬ, ੫੭, ੨ : ੨ (336) 
“ਗੁਰੂ ਨਾਨਕੁ ਜਿਨ ਸੁਣਿਆ ਪੋੇਖਿਆ ਸੇ ਫਿਰਿ 
ਗਰਭਾਸਿ ਨ ਪਰਿਆ ਰੇ।” (ਪਿਆ, 
ਆਇਆ) -- ਸੋਰ ੫, ੧੩, ੪ : ੨ (612) 
“ਕਿਆ ਤੂ ਜੋਗੀ ਗਰਬਹਿ ਪਰਿਆ। ” 
- ਰਾਮ ੫, ੧੩, ੧:੪( 





੧੧061 
4. ਡਿਗਿਆ 

“ਤਿਨ ਕੀ ਸਰਣਿ ਪਰਿਆ ਮਨੁ ਮੇਰਾ।” _ 

- ਮਾਂਝ ੫, ੨੭, ੪ : ੧(102) 

“ਕਾਮ ਕ੍ਰੋਧਿ ਮੋਹ ਕੂਪਿ ਪਰਿਆ। ” (ਡਿਗਿਆ) 

“ਦਾ ਨੀ ਬੀ. 1੬,62੧ (914) 


- ਗਉ ੫, ੧੬੩੯“, ੩ : ੧ (216) 

ਪਰਿਹੈ -- 1. ਪੈਂਦਾ ਹੈ, ਵਜਦਾ ਹੈ 

“ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ 
1” - ਗੂਜ ਕਬ, ੧, ੧ : ੨ (524) 
2. ਪਏ, ਡਿਗੇ 

“ਸੋ ਭਜਿ ਪਰਿਹੈ ਗੁਰ ਕੀ ਸਰਨਾ।” 

- ਭੈਰ ਨਾਮ, ੮, ੪ : ੨ (1165) 

3. ਪੈਂਦੀ ਹੈ, ਦਾਖਲ ਹੁੰਦੀ ਹੈ 

"ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿਹੈ 
____ ਚੇਂਤੂ।” _-- ਸਲੋ ਕਬ, ੯੮ : ੧ (1369) 
ਪਰਿਵਾ -- (ਸੰ. ਧਰੰਰ) ਏਕਮ ਬਿਤ 

"'ਪਰਿਵਾ ਪ੍ਰੀਤਮ ਕਰਹੁ ਬੀਚਾਰ। ” 

- ਗਉ ਕਬ, ਥਿਤੀ ੨ : ੧ (343) 
ਪਰੀ -- ।. ਸੁੰਦਰ ਇਸਤ੍ਰੀ ਭਾਵ ਰਾਗਨੀ 
“ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ 

ਗਾਵਣਹਾਰੇ।” - ਜਪੁ ੧, ੨੭ : ੩ (6) 
2. ਪਈ _ 
"ਭਨਤਿ ਨਾਨਕ ਮੋਰੀ ਪੂਰੀ ਪਰੀ।” 
-- ਗਉ ੫. ੧੨੩, ੪ : ੨ (190) 
` “ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ।” 
(ਭਾਵ ਸਫਲਤਾ ਮਿਲੀ) 
- ਗਉ ੫. ਬਾਅ ੧੮ : ੮ (253) 


ਲੀ, 


1488 








ਪਰੀਆ 

“ਸਮਝਿ ਪਰੀ ਤਉ ਬਿਸਰਿਓ ਗਾਵਨੁ।”? 
(ਸਮਝੀ)--ਆਸਾ ਕਬ, ੧੧, ੩ : ੨ (478) 

"ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ 
ਪਰੀ ਜਨ ਪਗੇ।” (ਪਈ) 


--ਨਟ ੪, ੪, ੩ : ੨ (976) 





`“ਕਾਣਿ ਕਢਨ ਤੇ ਛੂਟਿ ਪਰੀ।” 


ਆਸਾ ੫, ੫੩, 2 : 2 (384) 


4. ਡਿਗੀ 
ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ 
ਤੁਮ੍ਰਾਰੈ ਪਰੀ।” ਰ 
- ਗੂੰਜ ੫, ੧੮, ੨ : ੧ (499) 
5. ਹੋ ਗਈ, ਪਈ 


"ਸਾਂਝ ਪਰੀ ਦਹ ਦਿਸ ਅੰਧਿਆਰਾ।” 
- ਸੂਹੀ ਰਵਿ, ੨, ੩ : ੨ (794) 
6. ਭਈ, ਹੋ ਗਈ ਰ੍ 
“ਐਸੀ ਹੋਇ ਪਰੀ।” 
-- ਸਾਰ ੫, ੧੩੭, ੧" 
7. ਪਈ ਭਾਵ ਤੁਰ ਪਈ 
“ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ 
ਬਹੀਰ।” 
8. ਲਤਾ ਦਾਲ ਵਨ 
ਪਰੀਆਂ -- ।. ਪਈਆਂ 
`'ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ।” 
` -- ਸਿਰੀ ੫, ੭੨, ੧: ੨ (42) 
ਹੋਰ ਰੂਪ -- ਪਰੀਐ -- 
“ੱਸਧ ਸਾਧਿਕ ਤੋਤੀਸ ਕੋਰਿ ਕਿਰ ਕੀਮ 
ਪਰੀਐ।” (ਪਈ) ਰ੍ 
-- ਸਮੁ ੫, ੮ : ੨ (1386) 
2: ਸੁੰਦਰ ਇਸਤਰੀਆਂ ਭਾਵ ਰਾਗਨੀਆਂ 
“ਰਾਗ ਰਤਨ ਪਰੀਆਂ ਪਰਵਾਰ। ” 
- ਆਸਾ ੧, ੯, ੪ :.੧ (351) ' 


: ੧ (1230) 


3. ਡਿਗੀਆਂ 
'ਗਰਬਿ ਗਰਬਿ ਊਆਹੂ ਮਹਿ ਪਰੀਆ।” 
_-- ਆਸਾਂ ੫, ੮੬, ੧": ੨ (392). 
“ਕਰੁਣ ਕ੍ਰਿਪਾਲ ਗ੍ਰੋਪਾਲ ਦੀਨ ਬੰਧੂ ਨਾਨਕ ਉਧਰੁ 
ਸਰਨਿ ਪਰੀਆ।” 


- ਕਾਨ ੫, ੩੦, ੨ : ੨ (1303) 


14689 


ਯ 


ਪਰੁਹਗੁ 





ਪਰੀਸਹਿ 
ਹੋਰ ਰੁਪ -- ਪਰੀਐ -- 
“ਸਾਧ ਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ 


ਮਨੁ ਬਾਛੇ।” (ਢਹਿ ਪਈਏ) 
-- ਦੇਵ ੫, ੨੮, ੧ : ੨ (533) 
ਪਰੀਸਹਿ -- ਪਰੋਸਦੇ ਹਨ 
“ਸੰਗਤਿ ਕੁਲ ਤਾਰੇ ਸਾਚੁ ਪਰੀਸਹਿ।” 
-- ਮਾਰੂ ੧, ਸੋਲਾ, ੬, ੪ : ੨ (1025) 
ਪਰੀਖ -- ਪਰਖ 
“ਤਨੁ ਮਨੁ ਸੀਤਲੁ ਸਾਚੁ ਪਰੀਖ। " 
ਰ੍ -- ਗਉ ੧, ੫, ੩ : ੨ (152) 
ਪਰੀਖਿਆ -- ।. ਪਰਖ ਲਿਆ, ਸਮਝ ਲਿਆ 
“ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ।” 
ਰ -- ਗਉ ੫, ਸੁਖ ੨੨, ੬ : ੪ (293) 
2. ਪਰਖ/ਜਾਂਚ ਕਰਵਾਈ 
“ਉਕਤਿ ਜੋਤਿ ਲੈ ਸੁਰਤਿ ਪਰੀਖਿਆ। ' (ਪਰਖ 
ਦੀ ਸਮਝ) 
-- ਰਾਮ ੫, ਅਸ ੨, ੧ : ੩ (913) 


ਪਰੀਖ੍ ਤੁ - ਅਰਜਨ ਦਾ ਪੋਤਾ ਜਿਸਨੂੰ ਸੁਖ ਦੇਵ [ 


ਰਿਸ਼ੀ ਨੇ ਭਾਗਵਤ ਪੁਰਾਣ ਸੁਣਾਇਆ 
ਸੀ 
ਗਾਇਓ। ” - ਸਵ ੧, ੮ : ੫ (1390) 
ਪਰੀਰੈ -- ਜਾਣਕਾਰੀ, ਗਿਆਨ 
ਹਰਿ ਨਾਮਿ ਪਰੀਚੈ ਜੀਉ।” 
-- ਸਵ ੪, ੬, ੪ : ੩ (96) 
ਪਰੀਜੈ -- ਪਈਏ, ਡਿਗੀਏ 
“ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨੁ ਕਉ 
ਬਲਿਹਾਰੀ । ” 
- ਆਸਾ ੫, ਛੰਤ ੪, ੨ : ੪ (455) 
ਪਰੀਠਾ -- ਪਰੋਸਿਆ, ਪਰੋਸ ਧਰਿਆ 
ਆਣਿ ਪਰੀਠਾ। ” 
-- ਗਉ ੪, ੬੧, ੨ : ੨ (171) 
(ਮਹਾਨ ਕੋਸ਼ ਅਰਥ ਪਾਸ ਖੜਾ ਕੀਤਾ (ਪਰਤਖ) 
ਕਰਦਾ ਹੈ) ਰ੍ 
ਪਰੀਤਮ -- ਪਿਆਰਾ 








ਹਰਉਰੇ ।” -- ਆਸਾ ੫, ੫੦, ੧" : ੧ (383) 
ਪਰੀਤਾ -- ਪਿਆਰ, ਪ੍ਰੀਤ, ਮੋਹ 
ਮਨ ਘਾ ਸਬ ਧਿਆਈਜਂ ਫੋਰ ਦਨੀ 
ਪਰੀਤਾ।” _ -- ਪ੍ਰਭਾ ੧, ੯, ੪ : ੧ (1330) 
ਪਰੀਤਿ -- ਪਿਆਰ, ਪ੍ਰੀਤ 
“ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ 
ਕੋਇ।” - ਸਿਰੀ ੫, ੮੩, ੧" : ੨ (47) 
ਹੋਰ ਰੂਪ -- ਪਰੀਤੀ -- 
“ਗੰਢੁ ਪਰੀਤੀ ਮਿਠੇ ਬੋਲ।” (ਪਿਆਰ ਦੀ) 
-- ਮਾਝ ੧. ਵਾਰ ੧੨ਸ, ੧. ੨ : ੮ (143) 
ਪਰੀਲਾ -- ਅਕਥਨੀਯ, ਜੋ ਬਿਆਨ ਨ ਕੀਤੀ ਜਾ 
ਸਕੇ 
“ਮਿਲਕੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ 
ਪਰੈ ਪਰੀਲਾ।” ਰ 
- ਗੂਜ ੫, ੧੩, ੨ : ੨ (498) 
ਪਰੀਵਾਂ -- ਪਵਾਂ, ਹੋਵਾਂ 
ਸਜ ਕੀ ਬੇਰ ਨ ਗਲੇ ਲਨ ਅਗ 
ਪਰੀਵਾਂ ਜੀਉ।” 
- ਮਾਝ ੫, ੧੬, ੪ : ੩ (99) 
ਪਰੁ -- ।. ਪਉ, ਡਿਗ ਪੈ 
“ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਲ ਅਵਰੁ 
ਨ ਕੋਇ।”  -- ਸਿਰੀ ੫, ੭੭, ੨ : ੧ (44) 
2. ਹੀ 
"ਮੁਕਾਮੁ ਤਾ ਪਗੁ ਜਾਣੀਐ ਜਾ ਰਹੈ ਨਿਹਚਲੁ 
ਲੋਕ।” 
- ਸਿਰੀ ੧, ਅਸ ੧੭, ੧ : ੨ (64) 





3. ਪਰੰਤੂ, ਲੇਕਨ 
“ਇਸਨਾਨੁ ਕਰੈ ਪਰੁ ਮੈਲੁ ਨ ਜਾਈ।” 
-- ਮਾਝ ੩, ਅਸ ੩੨, ੬ : ੨ (129) 
4. ਚੰਗੀ ਤਰ੍ਹਾਂ (ਸ਼ਬਦਾਰਥ) ਦਰਪਣ, ਅਵਸ਼ਯ, 
_ ਜ਼ਰੂਰ (ਮਹਾਨ ਕੋਸ਼) _ ਰਹ 
“ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ 
ਬੁਝਾਈਐ। ”-- ਗਉ ੩, ਛੰਤ ੧, ੧੪ (243) 


ਪਰੁਹੋਗੁ -- ਜ਼ਰੂਰ ਹੋਵੇਗਾ 


“ਨ ਕਿਟ ਜਹੇ ਸੋਈ ਪੰਚ ਹੋਗ” 
- ਬਸੰ ੩, ੬, ੪ : ੨ (1174) 


ਪਰੁਜਾਫੈ ਰ੍ 1490 ` ਰ ਇੱ -_ ਪਰੈ 














ਪਰੁਜਾਣੈ -- ਚੰਗੀ ਤਰ੍ਹਾਂ ਜਾਣਦਾ ਹੈ ਪਰੇਇ -- ਡੇਗੇ, ਸੁੱਟੇ 
“ਜਾ ਕਾ ਕਾਰਜੁ ਸੋਈ ਪਰੁਜਾਣੈ ਜੇ ਗੁਰ ਕੈ ਸਬਦਿ “ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ 
ਸਮਾਹੀ।” _-- ਗਉ ੩, ੩੫, ੩ : ੨ (162) ਪਰੇਇ।” ਰ 
ਪਰੁਜਾਨੈ -- ਚੰਗੀ ਤਰ੍ਹਾਂ ਜਾਣਦਾ ਹੈ - ਰਾਮ ੫, ਵਾਰ ੧੨ਸ, ੫, ੨ : ੭ (963) 
“ਉਆ ਕਾ ਮਰਮੁ ਓਹੀ ਪਰੁਜਾਨੈ ਓਹੁ ਤਉ ਸਦਾ | ਪਰੇਸਾਨੀ -- ਹੈਰਾਨੀ, ਘਬਰਾਹਟ 
ਅਬਿਨਾਸੀ।” “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ 
-- ਗਉ ਕਬ, ੫੨, ੪ : ੨ (334) ਮਾਹਿ।” _ -- ਤਿਲੰ ਕਬ, ੧, ੧" : ੧ (727) 
ਪਰੁਲੀ -- ਵਿਨਾਸ਼ਕ, ਪਰਲੋ ਕਰਤਾ ਪਰੇਕੈ -- ਪਉ ਇਕ ਦੀ ਭਾਵ ਇਕ ਦੀ ਸਰਣੀ 
“ਧਰਮ ਰਾਇ ਪਰੁਲੀ ਪ੍ਰਤਿਹਾਰੁ।” ਪਏ ਹੋਏ ਨੂੰ 
_- ਮਲਾਂ ਨਾਮ, ੧, ੨ : ੪ (1292) | “ਰਾਮ ਨਾਮ ਦੇ ਸਰਣਿ ਪਰੇਕੈ।” 
ਪਰੂਰਉ -- ਇਲਾ ਦੇ ਗਰਭ ਤੋਂ ਪੈਦਾ ਹੋਇਆ ਬੁੱਧ -- ਮਾਝ ੧, ਸੋਲਾ, ੯, ੧੬ : ੨ (029) 
ਦਾ ਪੁੱਤਰ ਤੇ ਚੰਦਰਮਾ ਦਾ ਪੋਤਾ ਜੋ ਮਰਦ = ਲਪੇਟਿਆ ਹੋਇਆ _ 
ਰ ਪਹਿਲਾਂ ਚੰਦੁ ਵੰਸ/ਰਾਜਾ ਸੀ। ਸੀ ਘਨ 
“ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ - ਆਸਾ ੫, ੧੪, ੩ : ੧ (374) 
ਗਾਇਓ।” - ਸਵ ੧, ੧੦ : ੫ (390) | ਪਰੇਤ -- ਭੂਤ, ਜਿੰਨ, ਬਹੁਤ ਗਿਰੇ ਹੋਏ ਜੀਵ 
ਪਰੇ -- ।. ਪਏ, ਡਿਗੇ “ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ 
“ਸਰਣਿ ਪਰੇ ਕੀ ਰਾਖਹੁ ਸਰਮਾ।” . ਗਾਇਆ। ” _- ਸੋਰ ੫, ੨੧, ੧ : ੨ (614) 
- ਆਸਾ ੫, ਸੋਪੁ ੪, ੨ : ੪ (12) | ਹੋਰ ਰੂਪ -- ਪਰੇਤਹੁ -- 
"ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ “ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰੜੈਹਾਰੇ।” 
ਕੂਆ।” (ਪਏ, ਵਿਚ ਡਿਗੋ) (ਭੂਤਾਂ ਤੋਂ) 
- ਸੋਰ ਕਬ, ੨, ੪ : ੧ (654) -- ਗਉ ੫, ਵਾਰ ੨੦ਸ, ੫, ੨ : ੧ (323) 
2. ਗਏ ਪਰੇਤੁ -- 
“ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ “ਖਿਨ ਮਹਿ ਬਿਨਸਿਓ ਮਹਾ ਪਰੇੜੁ।” (ਵਡਾ 
` ਭੂਲੇ ਨਾਹੀ।” ਭੁਤ, ਇਕੇ ਭਾਵ ਅਹੰਕਾਰ) 
-- ਗਉ ੩, ੩੫, ੩ : ੧ (162) - ਭੈਰ ੫, ੪੬, ੨ : ੨ (1149) 


“ਹਾਰਿ ਪਰੇ ਅਬ ਪੂਰਾ ਦੀਜੈ।” (ਭਾਵ) ਰਹਿ | ਪਰੇਰੇ -- ਹੋਰ ਪਰੇ, ਦੂਰ ਪਰੇਰੇ 


ਗਏ) _-- ਗਉ ਕਬ, ੧੩, ੪ : ੨ (326) “ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ 


3. ਪੈ ਗਏ ਅਘ ਜਾਹਿ ਪਰੇਰੇ।” 
“ਅਗਲੇ ਮੁਏ ਸਿ ਪਾਛੈ ਪਰੇ ।” ਰ - ਸਵ ੪, ਜਲੇ ੬16 11406 
` ਗਉਂ ੫, ੭੮,੧:੧(178) | ਹੋਰ ਰੂਪ -- ਪਰੇਰੈ -- 
“ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਿ 
ਰਾਸਿ ਉਬਰਿਆ। ” (ਵਿਚ ਪਏ ਭਾਵ ਲਗੇ) ਜਾਹਿ ਪਰੇਰੈ।? (ਦੁਰ 
-ਬਸੰ ੪, ੩, ੨:੩(।17੧%) ਦਾ 
4. ਰਹਿ ਗਏ ਪਰੇਵੈ -- ਪੈਦਾ ਹੈ ਰ੍ 
ਜਨਮੁ ਦੇਖ ਪਰੇ ਮੇਰੇ ਪਾਛੇ ਅਬ ਪਕਰੇ ਨਿਹਚਲੁ | “ਜਤਨ ਕਰਉ ਉਰਝਾਇ ਪਰੇਵੈ।” 
ਸਾਧੂ ਪਾਇ।” ਰ --ਆਸਾ ੫, ੪, ੧“ : ੨ (37) 


-- ਆਸਾ ੫, ੯, ੩ : ੧ (373) ਪਹਰੈ -- 1. ਅਗਾਂਹ ਦੂਰ 


ਪਰੇ 1491 


ਪਰੋਸੈ 





“ਧਰਤੀ ਹੋਰੁ ਪਰੈ ਹੋਰੁ ਹੋਰੁ।” 
-- ਜਪੁ ੧, ੧੬ : ੧੧ (3) 
“ਤਿਸ ਤੇ ਪਰੈ ਨਾਹੀ ਕਿਛੁ ਕੋਇ। ” 


-- ਗਉਂ ੫, ਸੁਖ ੧੬, ੧ : ੩ (283) 
2. ਪਵੇ, ਡਿਗੇ 
“ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ 
ਪੂਰਨ ਆਸਾ। ” 
-- ਗਉਂ ੫, ੧੩੧”, ੨ : ੨ (207) 
“ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ 
(ਪਏ, ਡਿਗੇ) 
-- ਸਲੋ ਕਬ, ੨੧੬ : ੨ (1376) 
3. ਪੈਂਦਾ, ਹੁੰਦਾ 
“ਇਸੁ ਮਾਰੀ ਬਿਨੁ ਥਾਇ ਨ ਪਰੈ।” _ 
-- ਗਉਂ, ੫, ਅਸ ੫, ੬ : ੧ (236) 
ਨ ਪਰੈ ਅਪਰ ਮਾਇਆ। ” (ਪੈਂਦੀ ਭਾਵ 
ਆਉਂਦੀ) -- ਸੋਰ ਰਵਿ, ੩, ੩ : ੧ (658) 
4. ਪਿਆ, ਟਿਕਿਆ 
“ਧਰਨਿ ਪੰਰੈ ਉਰਵਾਰਿ ਨ ਜਾਈ।” 
- ਗਉ ਕਬ, ੧੬, ੧" : ੨ (326) 
“ਪਿੰਡੂ ਪੰਰੈ ਤਉ ਪ੍ਰੀਤਿ ਨ ਤੋਰਉ।”” (ਭਾਵ 
ਨਸ਼ਟ ਹੋ ਜਾਵੇ) 
-- ਆਸਾ ਕਬ, ੩੫, ੨ : ੨ (484) 
5. ਹੋ ਜਾਵੇ 


"ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ੍ 


ਗੀਤ।” 
6. ਲਗੇ 
“ਜਿਉ ਬੇਸ੍ਹਾ ਕੇ ਪਰੈ ਅਖਾਰਾ।” 

-- ਭੈਰ ਨਾਮ, ੮, ੩ : ੧ (1165) 
ਪਰੋ -- ਪਰਸੋਂ (ਕੋਸ਼ ਮਹਾਨ ਕੋਸ਼), ਨਾਸ ਹੋ ਜਾਣ 
ਵਾਲਾ (ਦਰਪਣ), ਪੈਂਦਾ (ਨਿਰਣੈ) 

“ਜੇ ਉਪਜਿਓ ਸੋ ਬਿਨਸਿ ਹੈ ਪਰੋ ਆਯੁ ਕੈ ਕਾਲਿ।” 
-- ਸਲੋ ੯, ੫੨ : ੧ (1428) 
ਪਰੋਊ - ਪਰ ਲੇਂਦਾ ਹੈ 
ਪੱਤ; ਏਕ ਨਾਮ ਲੇ ਮਨਹਿ ਪਰੋਊ। ” 


- ਦੇਵ ੯, ੩, ੨ : ੨ (536) 


- ਗਉ ੫, ਬਾਅ ੧੪ : ੬ (253) 


ਰੋਮ =-'ਹੂ ਲਈ 


“ਸਗਲ ਵਿਕਾਰੀ ਹਾਰੁ ਪਰੋਇ ।” 
_-- ਗਉ ੧, ਅਸ ੪, ੩ : ੨ (222) 
“ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ।” 
_ (ਖ੍ਰੋ ਕੇ) __-- ਗਉ ੫, ਬਾਅ ੫੫ : ੮ (262) 
ਹੋਰ ਰੂਪ -- ਪਰੋਇਓ -- 
ਕਾਸਟ ਸੰਗੇ।” (ਪਰੋਇਆ ਹੈ) __ ਰ 
-- ਸਾਰ ੫, ਅਸ ੧, ੩ : ੧ (1235) 
ਪਰੋਇਆ -- 
"ਹਰਿ ਨਾਮੁ ਰਿਦੈ ਪਰੋਇਆ। ” (ਪ੍ਰੋ ਲਿਆ) 
-- ਸੋਰ ੫, ੭੨, ੧ : ੧ (627) 
` ਪਰੋਈ -- 
“ਸਭ ਪਰੋਈ ਇਕਤੁ ਧਾਗੈ।” (ਪੋ ਲਈ ਹੈ) 
-- ਮਾਝ ੫. ੪੯, ੨ : ੧ (108) 
“ਤਿਨ ਕੀ ਧੂਰਿ ਨਾਨਕ ਦਾਸੁ ਬਾਛੇ ਜਿਨ ਹਰਿ 
ਨਾਮੁ ਰਿਦੈ ਪਰੋਈ।” (ਪਰੋਇਆ ਹੈ ਭਾਵ 
ਵਸਾਇਆ ਹੈ) 


- ਸੋਰ ੫, ੩੩, ੨ : ੨ (618) 


- ਰਾਮ ੫, ੧੨, ੩ : ੧ (886) 
ਪਰੋਸਨਹਾਰੈ -- ਵਰਤਾਵਾ, ਭੋਜਨ ਅਗੇ ਰਖਨਵਾਲਾ 
“ਮੇਖੇ ਬੰਜਨ ਪਰੋਸਨਹਾਂਰੈ।” __ 


- ਕਾਨ ੫, ੫. 2 ? ੧ (1299) 


ਪਰੋਸਨ -- ਵਰਤਾਉਣ 


“ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ 

ਖਾਇਆ।” -ਬਸੰ ਕਬ, ੭, ੩ : ੨ (195) 

ਪਰੋਸੈ -- (ਬਰਤਨ ਵਿਚ ਪਾ ਕੇ) ਅਗੋ ਰਖੇ, 
ਵਰਤਾਏ 





ਪਰੋਹੀ 1492 _ ਪਲਚਿ ` 











ਹੀ ਬਹਿ ਖਾਵੈ ।” [ ਤਿਥਾਈ।”? _ -- ਮਾਝ ੫, ੪੫, ੧ : ੩ (107) 
-- ਬਿਹਾ ੪, ਵਾਰ ੬ : ੨ (551) । "ਪਲ ਪੰਕਜ ਮਹਿ ਕੋਟਿ ਉਧਾਰੇ।” 
ਪਰੋਹੀ -- ਪਰੋਏ ਰ੍ -- ਧਨਾ ੧, ਅਸ ੨, ੭ : ੩ (686) 
“ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਲਕ -- ਅੱਖ ਝਮਕਣ ਜਿਨ੍ਹਾਂ ਸਮਾਂ, ਪਲ ਭਰ 
ਪਰੋਹੀ। ” -- ਸੋਰ ੫, ੪, ੩ : ੧ (609) “ਪਲਕ ਦਿਸਟਿ ਤਾ ਕੀ ਲਾਗਹੁ ਪਾਈ।” 
ਪਰੋਤ -- ਸੀਤਾ ਹੋਇਆ -- ਆਸਾ ੫, ੭੯, ੩ : ੨ (390) 
“ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ [ "ਮੁਖੁ ਭੇਖਾਊ ਪਲਕ ਛਡਿ ਆਨ ਨ ਡੇਊ ਚਿਤੁ।” 
ਪਰੋਤ।”” _ - ਕੇਦਾ ੫, ੧੩,੨:੨(1121)| -ਜੈਤ ੫, ਵਾਰ ੧੨ਸ, ੫, ੨ : ੧ (70੧) 
ਪਰੋਤਾ -- ਪਰੋਇਆ ਭਾਵ ਧਾਰਨ ਕੀਤਾ (ਮਹਾਨਕੋਸ਼ ਇਥੇ ਇਸ ਦੇ ਅਰਥ 'ਅੱਖ ਦਾ 
-ਭੇਦ'ਹੈਰਾਗੀ ਤਤੁ ਪਚੋੜਾ।” ਰ ` ਪੜਦਾ, ਪਪੋਟਾ ਕਰਦਾ ਹੈ”) 
-- ਰਾਮ ੧. ਅਸ ੩, ੬ : ੨ (904) | ਪਲਕਾਂ -- 1. ਅੱਖ ਦੇ ਪੜਦੇ 
ਹੋਰ ਰੂਪ -- ਪਰੋਤੀਆ -- "ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ 
“ਨਾਨਕ ਪੇਖਿ ਜੀਉ ਇਕਤੂ ਸੂਤਿ ਪਰੋਤੀਆ। ” ਅਨਦਿਨੁ ਪ੍ਰਭ ਮਨਾ।” ਰ 
-- ਮਾਰੁ ੫, ਵਾਰ ੨੧ਸ, ੫, ੩ : ੩ (1101) - ਆਸਾਂ ੫. ਛੰਤ ੧੪, ੨ : 8 (462) 
ਪਰੋਵਹਿ = ਪ੍ਰਂਦਾ ਹੈ ਰ 2. ਪਲਕ (ਪਲ ਭਰ ਦੇ ਸਮੇ' ਵਿਚ) 
ਆਪੇ ਸਕਤਾ ਆਪ ਸੁਰਤਾ ਸਕਤੀ ਜਗਤੁ "ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭ 
ਪਰੋਵਹਿ।” ਕਿਲਬਿਖ ਕਾਟੈ ਇਕ ਪਲਕਾ। ” 
-- ਸਾਰ ੪, ਵਾਰ ੧੩ਸ, ੧, ੧ : ੨ (1242) - ਸੋਰ ੫, ਵਾਰ ੨੧ : ੪ (650) 
ਹੋਰ ਰੂਪ -- ਪਰੋਵਹੁ -- ਪਲਘ -- ਪਲੰਘ, ਮੰਜਾ, ਖਾਟ ___ 
“ਕਰ ਹਰਿ ਹਟ ਮਾਲ ਟਿੰਡ ਪਰੋਵਹੁ ਤਿਸੁ [ਕਾਹੂ ਦੀਨ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ।” 
ਭੀਤਰਿ ਮਨੁ ਜੋਵਹੁ।” (ਭਾਵ ਬਣਾਉ) - ਆਸਾਂ ਕਬ, ੧੬, ੧ : ੧ (479) 
-- ਬਸੰ ੧. ੯. ੨ : ੧(117।) | ਹੋਰ ਰੂਪ --_ਪਲੰਘ -- 
ਪਰੋਵਣਾ - ਪ੍ਰੋਈ ਰਖਦੇ ਭਾਵ ਵਸਾਈ ਰਖਦੇ ਹਨ | __ 'ਤੰ ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ।” 
“ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ। ” . _- ਮਾਝ ੧, ਵਾਰ ੮ : ੭ (141) 
- ਗੂਜ ੫, ਵਾਰ ੧੮ : ੮ (523) ਪਲਘਿ -- ਰ੍ ਰ੍ 
ਪਰੋਵਨਹਾਰਾ -- ਪ੍ਰੋਨ ਵਾਲਾ ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ 
“ਏਕਹਿ ਸੁਤਿ ਪਰੋਵਨਹਾਰਾ। ” ਜੜਾਉ।” (ਪਲੰਗਾਂ ਨਾਲ) ਰ 
ਰ੍ ਰ੍‌ --- ਗਉ ੫. ਬਾਅ, ੨ : ੨ (250) - ਸਿਰੀ ੧, ੧, ੨ : ੧(14) 
ਕੋਡੇ -- ੭ ਪਲੰਘੂ -- ਰ 
ਪਾ ਪਦਾ ਬੇਬਿਆ ਗੁਣ ਕੈ ਜਾਰ ।__ ਦੈ ਮਲ ਘੁਲਿ ਮਿਲਿ ਮਿਚਲਿ ਉੱਘੇ ਸਉੜਿ 
ਪਰੋਵੈ।” _-- ਤੁਖਾ ੧. ਛੰਤ ੫, ੨ : ੬ (।।12) ਪਲੰਘੁ। ` 
ਪਰ੍ਿਉ -- ਪਿਆ, ਡਿਗਿਆ -- ਮਲਾ ੧, ਵਾਰ ੨੩ਸ, ੧, ੧: (12688) 
“ਪ੍ਰਭ ਦਾਤਉ ਦਾਤਾਰ ਪਰ੍ਿਉ ਜਾਚਕੁ ਇਕੁ ਪਲਚਾਈ -- ਉਲਝੀ 


`_ਸਰਨਾ।” __  -- ਸਮੁ ੫, ੯ : ੧(1387) ਮਾਤਾ ਪਿਤਾ ਨਫ ੇ ਹੈ ੇਤ ਘਲ਼ਾਈ ਹਮ)” 

ਪਲ -- 1. ਸਮੇਂ ਦੀ ਇਕ ਇਕਾਈ, ਪਲਕਾਰੇ/ ਦਾ ਤਜਿ ਜੀ ਦੀ 
___ ਅੱਖ ਦੇ ਝਪਕਣ ਜਿਨਾਂ ਸਮਾਂ . ਸਿਤ 

“ਘੜੀ ਮੁਰਤ ਸਿਮਰਤ ਪਲ ਵੰਵਹਿ ਜੀਵਣੁ ਸਫਲੁ “ਧਾਤੂਰ ਬਾਜੀ ਪਲਢਿ ਰਹੇ ਨਾ ਉਰਵਾਰੁ ਨ 


ਪਲਟਾਇ 
ਪਾਰੁ। ` - ਸਿਰੀ ੩, ੪੦, ੩: ੩ (29) 
ਪਲਟਾਇ -- - ਮੁੜ ਕੇ, ਪਰਤ ਕੇ 
“ਲੈ ਕਮਲੀ ਚਲਿਓ ਪਲਟਾਇ। ” 
- ਭੈਰ ਲਾਮ, ੬, ੨ : ੧ (1164) 
ਪਲਟਿ -- ਬਦਲ ਕੇ, ਉਲਟ ਕੇ 
“ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ 
ਖੇਹ।” -- ਸਲੋ ਕਬ, ੧੭੯ : ੨ (1374) 
ਪਲਟਿਆ -- ਬਦਲਿਆ, ਉਲਟਿਆ 
“ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ 
ਸੀਗਾਰੋ।” -- ਵਡ ੧, ਅਸ ੩, ੮ : ੧ (581) 
“ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ 
ਸੀਗਾਰਿ।” (ਪਰਤਿਆ ਮਾਇਆ ਤੋਂ) 
-- ਸੂਹੀ ੩, ਵਾਰ ੧ਸ, ੩. ੧ : ੫ (785) 
ਹੋਰ ਰੂਪ -- ਪਲਟੀਐ -- 
ਪਸਾਰੀ।” (ਪਰਤੀਏ) 

- ਗਉ ਕਬ, ੫੩, ੨ : ੨ (334) 
ਫੇਰਿ ਪਲਟੀਐ।” (ਪ੍ਰ ਵਰਤਤ ਕਰੀਏ, 
ਬਦਲੀਏ) -- ਰਾਮ ਬਸ ਵਾਰ ੨ : ੨ (966) 

ਪਲਟੁ -- 
“ਨਾਨਕੁ ਕਾਇਆ ਪਲਣੁ ਕਰਿ ਮਲਿ ਤਖਤੁ 
ਬੈਠਾ ਸੈ ਡਾਲੀ।” (ਤਬਦੀਲ, ਬਦਲ) 

- ਰਾਮ ਬਸ, ਵਾਰ ੩ : ੫ (967) 

ਪਲਤ -- ਪਰਲੋਕ 
“ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ 
ਸੰਗੈ।” - ਗੂਜ ੫, ੩, ੪ : ੧ (496) 
_ ਹੋਰ ਰੂਪ -- ਪਲਤਿ -- _ 
“ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ 
ਦਿ 
-- ਸਿਰੀ ੩, ੪੨, ੨ : ੨ (30) 





-- ਮਾਝ ੩, ਅਸ ੨੩, ੫ : ੩ (123) 
ਪਲਤੇ -- ਸਾੜ ਪੈਦਾ ਕਰਦਾ ਹੈ, ਸਾੜਦਾ ਹੈ 
''ਚਬੇ ਤਤਾ ਲੋਹ ਸਾਰੁ- ਵਿਚਿ ਸੰਘੇ ਪਲਤੇ । ” 


1493 








_- ਗਉ ੪, ਵਾਰ ੩੨ : ੨ (317) 
ਪਲਫਾ -- ਪੱਲਾ ਭਰ, ਪੱਲ ਵਿਚ 
“ਕੋਟਿ ਕੋਟਿ ਕੇ ਦੇਖ ਸਭ ਜਨ ਕੇ ਹਰਿ ਦੂਰਿ ਕੀਏ 
ਇਕ ਪਲਫਾ। ” 
-- ਪ੍ਰਭਾ ੪, ੫, ੩ : ੨ (1336) 
ਪਲਰਿ -- 1. ਪਰਾਲੀਵਤ ਭਾਵ ਫਜੂਲ ਸਮਝ ਕੇ ` 
(੬0 ਪਿ ਰ 
`` - ਮਾਝ ੩, ਅਸ ੮,੪:੧(113)` 
(ਮਹਾਨਕੋਸ਼ ਅਰਥ 'ਪੱਥਰ” ਕਰਦੇ ਹਨ) 
2. ਦਾਣੇ ਰਹਿਤ, ਫੂਸ __ 
ਜਾ ਪਕਾ ਤਾ ਕਟਿਆ ਰਹੀ ਸੁ ਪਲਚਿ ਵਾਡਿ।” 
- ਮਾਝ ੧, ਵਾਰ ੧੧ਸ, ੧, ੧ : ੧ (142) 
ਸਰ ਪਲਰੀ -- ਰ 
“ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ 
ਪਾਏ। ” (ਪਰਾਲੀ/ਫੂਸ ਵਾਂਗ) 
- ਗਉ ੪, ਵਾਂਰ ੭ : ੩ (303) 
ਪਲਵ -- ਪੱਤੇ 
“ਕਰ ਪਲਵ ਸਾਖਾ ਬੀਚਾਰੇ।” 
1 - ਰਾਮ ਬੇਣੀ, ੧, ੭ : ੧ (974) 
ਪਲਵੈ -- ਪਤਿਆਂ ਸਹਿਤ ਭਾਵ ਹਰੀ ਭਰੀ _. 
“ਤਤੀ ਤੋਇ ਨ ਪਲਵੈ ਜੇ ਜਲਿ ਟੁਥੀ ਦੇਇ।” 


- ਸਲੋ ਫਰ, ੬੨ : ੨ (1381) 


ਰਾ 


“ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ 
ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ 
ਸੰਗਨਾ।`”? _-- ਧਨਾ ੫, ੩੦, ੨ : ੧ (678) 
“ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ।” 
(ਪਲੂ, ਭਾਵ ਕੋਈ ਤੰਗ ਨਹੀਂ ਕਰੇਗਾ) 
` - ਸਲੋ ਕਬ, ੨੦੦ : ੨ (1375) 
ਪਲਾਇਣ -- ਭਜ ਗਏ, ਦੂਰ ਹੋ ਗਏ 
“ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ। ” 
.___ ` ਆਸਾ ੧, ਛੰਤ ੧੨, ੩ : ੨ (460) 
ਪਲਾਇਨ - ਦੂਰ ਹੋ ਜਾਂਦੇ ਹਨ 
“ਸਾਧੂ ਕੈ ਸੰਗਿ ਪਾਪ ਪਲਾਇਨ। ” 
-- ਗਉ ੫. ਸੁਖ ੭, ੫: ੭ (271). 
ਪਲਾਸ -- ਢੱਕ ਦਾ ਬੂਟਾ, ਇਕ ਨਿਕੰਮਾ ਰੁੱਖ 


ਪਲਾਸ 


ਪਲਾਹ | 1494 ਪਲੇਟਿ 











ਪਲਾਸ ਸੰਗਿ ਹਰਿ ਬੁਹੀਆ।” "ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ 
- ਬਿਲਾ ੪, ਅਸ ੨, ੧ : ੨ (834) ਪਲੀਆਂ। '` _ -- ਸਲੋ ਫਰ, ੫੫ : ੧ (1380) 

ਹੋਰ ਰੂਪ -- ਪਲਾਸੁ -- ਰ੍ _ ਪਲੀਤਹ -- (ਫਾ. ਪਲੀਦ), ਨੀਚ, ਗੰਦੇ 

"ਜਿਹ ਕੁਲ ਦਾਸੁ ਨ ਉਪਜੈ ਸੋ ਕੁਲ ਢਾਕੁ | _“ਪਾਂਚ ਪਲੀਤਹ ਕਉ ਪਰਬੋਧੈ।” (ਪੰਜ ਇੰਦਰੇ) 

-____ ਖਲਾਸੂ । ” -- ਸਲੋ ਕਬ, ੧੧੧ : ੨ (1370) -- ਗੋਂਡ ਕਬ, ੧੦, ੩ : ੨ (873) 

ਪਲਾਹ -- ਕੀਰਨੇ, ਵਿਰਲਾਪ, ਤਰਲੇ __ ਪਲੀਤਾ -- ।. (ਫਾ. ਪਲੀਤਹ) ਅੱਗ ਲਾਉਣ ਲਈ 

"ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੂ ਨ ਬਣਾਇਆ ਗਿਆ, ਮਸਾਲੇ ਵਾਲਾ 

ਖਾਵੈ।”” - ਤਿਲੰ ੧, ੪, ੨ : ੨ (722) ਧਾਗਾ ਰ 

ਪਲਾਣੂ -- ਕਾਠੀ "ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ 

“ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ।” ਝਲ ਦੇਖੀ।`-- ਗਉ ਕਬ, ੪੭, ੩ : ੨ (333) 
- ਰਾਮ ਬਸ, ਵਾਰ ੬ : ੬ (968) | 2. ਤੋਪ ਨੂੰ ਅੱਗ ਦੇਣ ਦਾ ਤੋੜਾ 

ਪਲਾਣੇ -- ਕਾਠੀਆਂ ਨਾਲ ਸਜੇ ਹੋਏ "ਪਰਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ 

“ਤੁਰੇ ਪਲਾਣੇ ਪਉਣ ਵੇਗ ਹਰਿ ਰੰਗੀ ਹਰਮ ਚਲਾਇਆ। ” 

ਸਵਾਰਿਆ। ” -- ਭੈਰ ਕਬ, ੧੭, ੪ : ੧(1161) 
- ਆਸਾ ੧, ਵਾਰ ੧੭ : ੧ (472) | ਪਲੀਤੀ -- (ਫਾ. ਪਲੀਦ), ਗੰਦਾ, ਅਪਵਿੱਤਰ 

ਪਲਾਤਾ -- ਪਰਲੋਕ “ਮੂਤ ਪਲੀਤੀ ਕਪੜੁ ਹੋਇ।” 

“ਭਇਓ ਕ੍ਰਿਪਾਲ ਠਾਕੁਰੁ ਸੇਵਕ ਕਉ ਸਵਰੇ ਹਲਤ -- ਜਪੁ ੧, ੨੦ : ੩ (4) 

ਪਲਾਤਾ। ”_ -- ਮਾਰੂ ੫. ੫. ੪ : ੧ (1000) | ਹੋਰ ਰੂਪ -- ਪਲੀਤੁ -- 

ਪਲਾਵ -- ਕੀਰਨੇ, ਵਿਰਲਾਪ `ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ।” 

“ਜਿਉ ਜਲਿ ਥੋੜੇ ਮਛੁਲੀ ਕਰਣ ਪਲਾਵ ਕਰੇਇ।” (ਗੰਦਾ, ਅਪਵਿੱਤਰ) ਰ 
-- ਸਿਰੀ ੧. ਅਸ ੫. ੨ : ੨ (56) .- ਮਾਂਝ ੧, ਵਾਰ ੬ਸ, ੧, ੧ : ੧ (140) 

“ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਪਲੁ -- ਸਮੇਂ ਦੀ ਇਕ ਇਕਾਈ, ਪਲਕ ਝਮਕਨ 

ਥਾਕਿ ਪਰੇ।” (ਭਾਵ ਤਰਲੇ ਮਿੰਨਤਾਂ) ਜਿਨਾ ਸਮਾਂ 


- ਮਾਰੂ ੧, ਅਸ ੮, ੪ : ੧(1014) | "ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ 
ਪਲਿਆ -- ਪਰਵਰਸ਼ ਪ੍ਰਾਪਤ ਕੀਤਾ, ਵੱਡਾ ਹੋਇਆ ਸੰਸਾਰਿ।” _ -- ਸਿਰੀ ੧, ੨੦, ੧” : ੨ (21) 
“ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ | ਖਲੂ -- ਫੁਲ ਦੀ ਪੰਖੜੀ, ਪੱਤੇ 


ਪਲੀਆਂ।`' (ਭਾਵ ਪੀਲੇ/ਚਿੱਟੇ ਹੋ ਗਏ) "ਪਲੂ ਅਨਤ ਮੂਲੂ ਬਿਚਕਾਰਿ। ” 
-- ਸਲੋ ਫਰ, ੫੫ : ੧ (1380) -- ਰਾਮ ਬੇਣੀ, ੧, ੮ : ੨ (974) 
ਪਲੀ -- ਪਲਿਤ ਹੋਈ, ਵਡੀ ਹੋਈ _ ਪਲੇ -- ਪਲ ਵਿਚ, ਅੱਖ_ਝਮਕਾਣ ਦੇ ਸਮੇਂ ਵਿਚ 
ਪੀਆਂ।” (ਭਾਵ ਪੀਲੀ/ਚਿੱਟੀ ਹੋਈ) ਇਕ ਪਲੇ।” _-- ਜੈੜ ੫, ੨, ੪ : ੬ (705) 
- ਸਲੋ ਫਰ, ੫੫ : ੧ (1340) &; ਹੈਲੋ, ਦਾਮਲਿ` ੍ 
“ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਉਠਿ ਪਲੇ। ” -- ਸਾਰ ੫, ੧੨੦, ੨ : ੨ (1227) 
ਤਿਨਾ ਕੈ ਲਾਗੀ ਪਲੀਆ। ” ਰਸ ਪਲੇਟਿ -- ਲਪੇਟ ਕੇ, ਗਲੇਫ ਕੇ ਰ 


- ਮਾਰੂ ੫, ੧੮, ੪ : ੩ (1004) | 'ਕੂੜਿ ਠਗੀ ਗੁਝੀ ਨ ਰਹੈ ਕੂੜੁ ਮੁਲੰਮਾ ਪਲੇਟਿ 
ਪਲੀਆਂ -- ਵਡੀਆਂ, ਹੋਈਆਂ ਹ ਧਰੇਹੁ । '-- ਗਉ ੪, ਵਾਰ ੨੦ਸ, ੩, ੧: ੬ (311) 








ਸੋਗੁ।” (ਭਾਵ ਘਿਰਿਆ ਹੋਇਆ) 
- ਸਿਰੀ ੫, ੨੬, ੩ : ੨ (70) 
ਪਲੇਟੇ -- 
“ਪਸੂ ਮਾਣਸ ਚੰਮਿ ਪਲੇਣੇ ਅੰਦਰਹੁ 
ਕਾਲਿਆ। ” (ਲਪੇਂਟੇ ਹੋਏ) 

- ਮਲਾ ੧, ਵਾਰ ੧੪ : ੬ (1284) 
ਪਲੈ -- ।. ਲੜ ਵਿਚ ਨਾ 
“ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ 

ਹਿਰਦੈ ਰਹਿਆ ਸਮਾਇ।” (ਭਾਵ ਕੋਲ) 
-- ਸਿਰੀ ੧, ੪, ੪ : ੧ (15) 
“ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ 
_ ਛਿਕਿ ਜੀਉ।” 
-- ਸਿਰੀ ੫, ਅਸ ੨੯, ੮ : ੩ (73) 
2. ਲੜ _ 
“ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ।” 
-- ਰਾਂਮ ੫, ਵਾਰ ੧੪ਸ, ੫, ੧ : ੨ (963) 
ਪਲੋ -- ਪਲ ਭਰ ਵਿਚ 
“ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ 
ਪਲੋ।”? ___ -- ਸਾਰ ੫, ੩, ੩ : ੧ (1203) 
ਪਲੋਇ -- ਪਲਾਇਣ ਕਰ/ਤੁਰ ਜਾਂਦੇ ਹਨ, ਲੋਪ ਹੋ 
ਜਾਂਦੇ ਹਨ 
-- ਸਿਰੀ ੧, ਅਸ ੧੭, ੮ : ੧ (64) 


ਰ ਸਿ 
ਪਲੋਸਿ =- ਮਲ ਕੇ, ਹੱਥ ਫੇਰ ਕੇ 
"ਮੂਡ ਪਲੋਸਿ ਕਮਰ ਬਧਿ ਪੌਥੀ।” 
- ਗੋਂਡ ਕਬ, ੬, ੩ : ੩ (87) 
ਪਲੋਂਵੈ -- ਲੈ/ਲੀਨ ਹੋਵੇ 
“ਤੀਨਿ ਤਿਲੋਕ ਸਮਾਧਿ ਪਲੋਂਵੈ।”” 
- ਰਾਮ ਬੇਣੀ, ੧, ੫ : ੨ (974) 
ਪਲ੍ਰਨਿ -- ਭੋਹ ਦੇ, ਪਰਾਲੀ ਦੇ (ਭਾਅ) 
` “ਅਗਵਣ ਵਿਕਣਿ ਪਲ੍ਰਨਿ ਗੁਣ ਕੀ ਸਾਝ 
ਕਰੰਨ੍ਹਿ। ”- ਸੂਹੀ ੩, ਅਸ ੩, ੨੫ : ੨ (756) 





ਪਲ੍ਰਿ -- ।. ਪਰਾਲੀ/ਭੋਹ ਦੇ (ਬਦਲੈ) _ 
“ਹਰਿ ਸੁਖੁ ਪਲ੍ਫਿ ਤਿਆਗਿਆ _ਨਾਮੁ ਵਿਸਾਰਿ 
ਦੁਖੁ ਪਾਏ ।” 
-- ਬ਼ਿਲਾਂ ੪, ਵਾਰ ਪਸ, ੩, ੧ : > (850) 
2. ਦੂਰ ਕਰ ਕੇ 
“ਦੁਖੁ ਪਲਰਿ ਹਰਿ ਨਾਮੁ ਵਸਾਏ।” 
-- ਮਲਾ ੩, ਅਸ ੩, ੧ : ੨ (1277) 


ਪਵਈ -- ਪੈਂਦੀ 
“ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ 
ਕੇਹ।” _-- ਸਿਰੀ ੧, ਅਸ ੧੧, ੩ : ੨ (60) 


` (ਮਹਾਨਕੋਸ਼ ਇਸ ਦੇ ਅਰਥ ਪ੍ਰੀਂਦਾ ਕਰਦਾ ਹੈ) 
“ਬਿਨੁ ਹਰਿ ਭਗਤਿ ਨ ਪਵਈ ਥਾਇ।” 
-- ਆਸਾ ੧, ਅਸ ੧੦, ੬ : ੨ (416) 
ਪਵਈਆਂ -- ਵਿ ਪਾਉਂਦਾ 
ਹੈ. 

“ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ 
ਸਰਣਿ ਪਵਈਆ। ” : 
ਡਿਗ 
“ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿਸਤਿ 
-- ਬ਼ਿਲਾ ੪, ਅਸ ੬, ੪ : ੨ (836) 


ਪਵਸਿ - ਪੈਂਦੀ ਹੈ 
“ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ 
ਮਾਧਾਣੀ।” _-- ਸਿਰੀ ਬੇਣੀ, ੧, ੪ : ੨ (93) 


ਪਵਹਿ -- ਪੈਂਦੇ ਹਨ 


` “ਨਦੀਆਂ ਅਤੈ ਵਾਹ ਪਵਹਿ ਸੁਮੰਦਿ ਨ 


-- ਜਪੁ ੧, ੨੩ : ੧ (5) 


“ਪਧੈ ਪਾਰਿ ਨ ਪਵਰੀ ਮੂੜੇ ਪਰਪੰਚਿ ਤੂੰ ਪਲਚਿ 
ਰਹਿਆ।” (ਪੈਂਦਾ) 
- ਅਸ ੩ੇ, ਪਟੀ ੧੦ : ੧ (435) 
ਪਵੇਹੂੰ -- 
“ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ 
ਮੋਹ ਅੰਧੇਰੁ ਚੁਕਾਇਆ।” (ਡਿਗ ਪਵੋ) 
-- ਵਡ ੪, ਵਾਰ ੩ : ੪ (586) 
ਪਵਗੇ -- ਪਾਵਨ, ਪਵਿੱਤਰ 


“ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ 


ਕੀਏ ਪਤਿਤ ਪਵਗੇ। ” 





-- ਨੋਟ 8, ੪, 2 : ੧ (976) 


ਪਵਣ -- ਹਵਾ ਰ੍ 
“ਪਵਣ ਪਾਣੀ ਅਗਨੀ ਪਾਤਾਲ।” 
__ -- ਜਪੁ ੧, ੩੪ : ੨ (7) 
ਹੋਰ ਰੂਪ -- ਪਵਣਾ -- 
“ਸੇ ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ 
ਕਰਣਾ ਜੀਉ।” 
`..- ਮਾਝ ੫, ੧੯, ੩ : ੩ (100) 
ਪਵਣਾ -- ।. ਪੈਣਾ ਰ 
“ਗਲਾਂ ਕਰੇ ਘਣੇਰੀਆ ਤਾ ਅੰਨ੍ਹੇ ਪਵਣਾ ਖਾਤੀ 


ਟੋਵੈ।” -> ਸਲੋ ਬੰ. ੩੨ : ੨ (1412) 
2. ਹਵਾ, ਵੇਖੋ ਪਵਣ 
ਹੋਰ ਰੂਪ - ਪਵਣਿ -- 


“ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੂ ਸੂਰਜੁ 
ਮੁਖਿ ਦੀਏ।” (ਪਵਣ ਨਾਲ) 
- ਰਾਮ ੧, ੪, ੨ : ੧ (877) 


ਪਵਣੁ -- 
“ਪਵਣ ਗੁਰੂ ਮਾਈ ਮਤਾਂ ਮਾ 'ਚਕਝਿ 
ਮੰਹੜੂ। ” (ਹਵਾ) 


-- ਜਪੁ ੧, ੩੮ਸ : ੧ (8) 
“ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ 
`_ਸਬਾਈਆ।” (ਭਾਵ ਸੁਆਸ) 

- ਮਾਨ 8; 2. ੩ ? ੧ (958) 

“ਅਖੀ ਅੰਧੂ ਜੀਭ ਰਸੁ ਨਾਹੀ ਕੰਨੀ ਪਵਣੁ ਨ 
ਵਾਜੈ।” (ਭਾਵ ਆਵਾਜ਼) 

-- ਆਸਾ ੧, ੧੯, ੨ : ੧ (354) 

ਪਵਣੇ =- ਪੈਂਦੇ ਹਨ 

“ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ 

ਹਰਿ ਹਰਿ ਪਾਰਿ ਪਵਣੇ।” 


- ਭੈਰ ੪, ੭, ੪ : ੨ (1136). 


ਪਵਣੈ -- ਹਵਾ/ਸੁਆਸਾਂ ਦੇ 

''ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ।” 
ਤੇ ਸਿਰੀ ੧, ਅਸ ੧੫, ੫ : ੩ (63) 
ਪਵੰਦੜੇ -- ਪੈਂਦੇ ਭਾਵ ਲਗਦੇ 


ਪਾਹਿਪਵਵਲੇ ਨਹ ਮੇ ਸਤਰ ਸੋਹਿਬਿਚਾੜਿ।”, 


- ਮਾਰੂ ੧, ਅਸ ੧੦, ੬: ੨ (1015) 


1496 

















ਪਵੰਦੀ -- ਪੈਂਦਿਆਂ 
"ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੌ 
ਲੋਭਾਇ। ” -- ਸੋਰ ੩, ਅਸ ੩, ੭ : ੨ (639) 
ਹੋਰ ਰੂਪ -- ਪਵੰਦੀਈ -- 
“ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ 


ਮੁਹਾਇ। ” _-- ਸਲੋ ਫਰ, ੧ : ੮.(1377) 
ਪਵਦੇ -- ਪੈਂਦੇ 

"'ਝੜਿ ਝੜਿ ਪਵਦੇ ਕਚੇ ਬਿਰਹੀ ਜਿਨਾ ਕਾਰਿ ਨ 

ਆਈ। ” - ਸਲੋ ੫, ੧ : ੨ (1424) 
ਪਵਨ -- ਹਵਾ 


“ਏਕ ਜੁ ਬਾਤ ਅਨੂਪ ਬਨੀ ਹੈਂ ਪਵਨ ਪਿਆਲਾ 
ਸਾਜਿਆ।” (ਭਾਵ ਸੁਆਸਾਂ ਦਾ) 
- ਸਿਰੀ ਕਬ, ੩; ੩ : ੧ (92) 
''ਅਸੁ ਪਵਨ ਹਸਤਿ ਅਸਵਾਰੀ।” (ਹਵਾ ਵਾਂਗ) 
` ਗਉਂ ੫, ੮੧, ੨ : ੧(179) 
`ਕਾਹੂ ਪਵਨ ਧਾਰ ਜਾਤਿ ਬਿਹਾਏ।”” (ਪ੍ਰਾਣਾਯਾਮ 
ਕਰਦਿਆਂ) - ਰਾਮ ੫, ਅਸ ੩, ੪ : ੩ (914) 
ਹੋਰ ਰੂਪ -- ਪਵਨਾ -- _ 
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।” 
- ਸਿਰੀ ੧, ੧੫, ੩ : ੧ (19) 
"ਬੋਲੈ ਪਵਨਾ ਗਗਨੁ ਗਰਜੈ।” (ਪ੍ਰਾਣ) 
_ - ਰਾਮ ੧, ਸਿਗੋ ੫੦ : ੫-(943) 
ਪਵੰਨਾ -- ਪਵਿੱਤਰ, ਪਾਵਨ 
'ਕਵਨ-ਕੇਵਨ ਕੀ ਗਤਿ ਮਿਤਿ ਕਹੀਐ ਹਰਿ 


ਕੀਏ ਪਤਿਤ ਪਵੰਨਾ।” 
- ਬਿਲਾ ੪, ੧, ੩ : ੧ (799) 
ਪਵਨਿ -- ।. ਪੈਂਦੇ ਹਨ 


“ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ 
ਕਰਾਰਿ।”” -- ਰਾਮ ੧, ਓਅੰ ੩੧ : ੧ (933) 
“ਪਵਨਿ.ਨ ਇਤੀ ਮਾਮਲੇ ਸਹਾਂ ਨ ਇਤੀਂ ਦੁਖ।” 
(ਪੈਣ) - ਸਲੋ ਫਰ, ੭੬ : ੨ (1381) 


_ ਹੋਰ ਰੂਪ -- : ਪੰਵੰਲਿ -- 


“ਘਰਿ ਘਰਿ ਏਹੋ ਪਾਹੁੰਚਾ ਸਦੜੇ ਨਿਤ, 
ਪਵੰਨਿ।” (ਪੈਂਦੇ ਹਨ) 

-- ਗਉ ੧, ਸੋਹ ੧, ੪ : ੧(12) 
“ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ 
ਪਵੰਨਿ। -- ਸੂਹੀ ੩, ਅਸ ੩, ੬ : ੨ (755) ` 


1497 





ਰਿ 


ਤੇਰੀ ਰੇ ਮਾਟੁਲੀ।” 
-- ਸਾਰ ੫, ੬੧, ੧” 
ਹੋਰ ਰੂਪ -- ਪਵਨੁ -- 
“ਏਕੋ ਪਵਨੁ ਕਹਾ ਕਉਨੁ ਰੋਤਿ।” 
ਰ -- ਗਉ ੫, ੧੧੨, ੨ : ੨ (188) 
“ਪਾਪੁ ਪੁੰਨੁ ਦੁਇ ਬੈਲ ਸਿਸਾਹੇ ਪਵਲੁ ਪੂਜੀ 
ਪਰਗਾਸਿਓ।” (ਸੁਆਸਾਂ ਦੀ) 
- ਗਉ ਕਬ, ੪੯, ੧ : ੧ (333) 
“ਪਵਨੁ ਨੰ ਸਾਧਿਆ ਸਚੁ ਨ ਅਰਾਧਿਆ। ” 
(ਸੁਆਸ) -- ਰਾਮ ੧. ਸਿਗੋ ੬੨ : ੪ (945) 


: ੨ (1216) 


ਹੋਇ।” (ਪਵਨ ਤੋਂ) 
-- ਸਿਰੀ ੧, ੧੫, ੩ : ੧ (19) 
“ਸੰਤਹੁ ਮਨ ਪਵਨੈ ਸੁਖੁ ਬਨਿਆ।” (ਪਵਨ 


ਵਰਗੇ ਮਨ ਨੂੰ) 
-- ਸੋਰ ਕਬ, ੧੦, ੧” : ੧ (650) 
ਪਵਲਿਰਯ -- ਛੇਤੀ ਪੈਂਦੇ ਹਨ ਭਾਵ ਤੇਜ਼ ਚਾਲ 
ਚਲਦੇ ਹਨ 


"ਚਰਣ ਤਾ ਪਰ ਸਕਯਥ ਚਰਣ ਗੁਰ ਅਮਰ 
`_ਪਵਲਿਰਯ।`? _-- ਸਵ ੩, ੧੦ : ੧ (1394) 
ਪਵੜੀਆ -- ਪਉੜੀਆਂ 
“ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ 
ਇਕੀਸ।” -- ਜਪੁ ੧, ੩੨ : ੩ (7) 
ਪਵਾ -- ਕਾਰਜ ਦੇ ਹੋਣ ਦੀ ਕਿਰਿਆ ਰ 
“ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ 
ਮੇਲੇ ਪ੍ਰਭੁ ਸੋਇ।” (ਡਿਗ ਪਵਾਂ) 
-- ਸਿਰੀ ੪, ੬੫, ੨ : ੩ (39) 
“ਵਡਾ ਵੇਪਰਵਾਹੁ ਸਤਿਗੁਰੁ ਮਿਲੈ-ਤ ਪਾਰਿ ਪਵਾ। ” 
(ਹੋਵਾਂ) 
- ਮਾਰੂ ੩, ਵਾਰ ੧੪ਸ, ੧, ੩ : ੩ (1091) 


-- ਮਾਝ ੫, ਦਿਨ ੧ : ੨ (136) 


ਪਵਾਹੀ -- 


ਪ੍ਫਵਿ'== - ਪੁਆ ਕੋ, ਆਯੋਜਿਤ ਕਰਕੇ 


-- ਭੈਰ ੫, ੫. ੨ : ੧ (1137) 
ਪਵਾਇਦਾ -- ਪੁਆਉਂਦਾ 
ਭਗਤ ਜਨਾ ਰਾਖੁ ਲਾਜੈ ਜੀਉ।” 

-- ਗਉ ੪, ੬੮, ੪: ੩ (174) 
ਪਵਾਈ -- ਕਰਾਉਂਦਾ _. 

“ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ।” 

-- ਗਉ ੪, ੭੦, ੩ : ੨ (175) 
“ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ 
ਪਵਾਈ। ” (ਕਰਾ ਦਿਤੀ) ਰ 
-- ਰਾਮ ੫, ਅਸ ੬, ੧੬ : ੧ (916) 
ਪਹੇ/ਮਾਰਗ/ਰਸਤੇ ਦੀ 
“ਫਰੀਦਾ ਥੀਉ ਪਵਾਹੀ ਦਕੁ । ” 

-- ਸਲੋ ਫਰ, ੧੬ : ੧ (1378) 
ਪਵਾਨ - ਪਵਨ, ਹਵਾ _ 
“ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ। ” 

-- ਗਉ ੫. ਸੁਖ ੮, ੧: ੬ (272) 
ਪਵਾਰ =- ਯਮਲੌਕ ਵਿਚ: ਪਲੋਕ ਵਿਚੋ _ 
“ਚਉਥੈ ਆਈ ਉਊੱਘ ਅਖੀ ਮੀਟਿ ਪਵਾਰਿ 
ਗਇਆ।” (ਭਾਵ ਘੂਕ ਸੌ ਗਿਆ) 

--ਮਾਝ ੧, ਵਾਰ ੧੭ਸ, ੧, ੧: ਨੀ. 
ਪਵਾੜੇ -- ਝਗੜੇ 
ਰਤ ਸਕ ਗਲ 4 
ਪਵਾੜੇ।” (ਝਗੜੇ. ਜੰਗ ਵਿਚ ਜਿਤ ਕੇ ਮੁਕਾ 
ਦਿਤੇ) . _-- ਆਸਾ ੫, ੩੮; ੨ : ੧(380)` 
(ਮਹਾਨਕੋਸ਼ ਇਸ ਦੇ ਅਰਥ 'ਰਾਜੇ” ਕਰਦਾ ਹੈ) 


। ਪਵਿਤ -- ਨਿਰਮਲ, ਪਵਿਤਰ, ਸ਼ੁਧ 


“ਗੁਰ ਤੇ ਪਵਿਤ ਪਾਵਨ ਸੁਚਿ ਹੋਇ।” 
ਰ੍ - ਗਉ ੩, ੨੨, ੨ : ੩ (158) ' 
ਹੋਰ ਰੁਪ - ਪਵਿਤਾ - _ _ 

_ "ਸਤਿਗੁਰੂ ਸੇਵਹਿ ਸੇ ਜਨ ਨਿਰਮਲ ਪਵਿਤਾ।” 


ਰਿ 1498 ਪੜਹਿ 
(ਪਵਿਤਰ) ___ ਪਵੇਨ -- ਪਵਿਤਰ 
-- ਗਉ ੩, ਅਸ ੫, ੬ : ੧ (231) “ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ 
ਪਵਿਤੁ -- ਪਤਿਤ ਪਵੇਨ। ” ਰ੍ 
"ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ - ਕਾਨ ੪, ੨, ੨ : ੨ (1295) 
ਮੰਨਿ ਵਸਾਏ।” (ਪਵਿਤਰ, ਨਿਰਮਲ) _ | ਪਵੈ -- ਪਏ, ਪੈਂਦਾ 
` ਸਿਰੀ ੩, ੪੫, ੩ : ੨ (31) । “ਨਦਰੀ ਕਰਮਿ ਪਵੈ ਨੀਸਾਣੁ।” 





ਪਵਿਤ੍ਰ -- ਨਿਰਮਲ ਸ਼ੁਧ -- ਜਪੁ ੧, ੩੪ : ੯ (7) 
“ਕਹਤੇ ਪਵਿਤ੍ਰ ਸੁਣ ਤੇ ਸਭਿ ਧੰਨੁ ਲਿਖਤ” ਕੁਲੁ | “ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ 
ਤਾਰਿਆ ਜੀਉ।” ਸੁਮਾਰੁ।” (ਧੈਂਦੀ) 

ਰ -- ਸਿਰੀ ੫, ਛੰਤ ੩, ੫ : ੧ (81) -- ਗਉ ੧, ਸੋਹ ੧, ੨ : ੨ (12) 

ਪਵਿਤ੍ਤਹ -- ਪਵਿਤ੍ਤਾ “ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ 

“ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ।” | _.ਨੀਸਾਣੂ। ” (ਪੈਂਦਾ ਹੈ) 

_-- ਜੈਤ ੫, ਵਾਰ ਪਸ, ੧ : ੧ (706) - ਸਿਰੀ ੧, ੧੩, ੨ : ੩ (19) 
ਪਵਿਤ੍ਰਾ - ਪਵਿਤਰ, ਨਿਰਮਲ ਪੜ -- ਵਾਚ 


"ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ | “ਤੁਧੁ ਸਿਰਿ ਲਿਖਿਆ ਸੋ ਖੜ ਪੰਡਿਤ ਅਵਰਾ ਨੋ 
ਸਾਖੀ।” - ਸੋਰ ੫, ੫੩, ੩ : ੨ (622) ਨ ਸਿਖਾਲਿ ਬਿਖਿਆ।” 


ਪਵਿਤ੍ਰ -- ਨਿਰਮਲ, ਪਵਿਤਰ - ਆਸਾ ੩, ਪਟੀ ੫ : ੧ (434) 
“ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ।” | ਹੋਰ ਰੂਪ -- ਪੜਉ -- ਰ 
- ਆਸਾ ੧. ਵਾਰ ੧੮ਸ, ੧, ੩ : ੩ (472) “ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੂ।” 
ਪਵੀਛੇ -- ਪਵਿਤਰ ਹੋਏ, ਪਾਵਨ ਥੀਏ (ਪੜਦਾ ਹਾਂ, ਵਾਚਦਾ ਹਾਂ) ਰ 
"ਤੁਮਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ -- ਆਸਾ ੧, ੨੦, ੧" : ੨ (355) 
ਪਤਿਤ ਪਵੀਛੇ।” ਪੜਉ - ।. ਪੜਦਾ ਹਾਂ, ਵੇਖੋ “ਪੜ” 
- ਬਸੰ ੪, ੪,੨:੧(1।78) | 2. ਪੈਂਦਾ 
ਪਵੀਜੈ -- ਪਵੇ, ਪੈਣਾ ਚਾਹੀਦਾ ਹੈ "ਦੁਬਿਧਾ ਨ ਪੜਉ ਹਰਿ ਬਿਨੁ ਹੋਰੂ ਨ ਪੂਜਉ 
“ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਮੜੈ ਮਸਾਣਿ ਨ ਜਾਈ।” _ 
ਸਰਨਿ ਪਵੀਜੈ।” ਇੰ - ਸੋਰ ੧, ਅਸ ੧, ੧ : ੧ (634) 
__-- ਕਲਿ ੪, ਅਸ ੬, ੫ : ੨ (1326) ਪੜਈਆ -- ਪੜਿਆ ਹੈ 
ਪਵੀਤ -- ਪਵਿਤਰ, ਸ਼ੁੱਧ, ਨਿਰਮਲ “ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ 
“ਨਾਮੁ ਲੈਤ ਤੇ ਸਗਲ ਪਵੀਤ।” _ਹਰਿ ਹਰਿ ਪਾਠ ਪੜਈਆ। ” 
`-- ਭੈਰ ੫, ੩੫, ੨ : ੩ (1145) - ਬਿਲਾ ੪, ਅਸ ੧, ੧੯ : ੨ (833) 
ਹੋਰ ਰੁਪ -- ਪਵੀਤਾ -- ਰ _ਪੜਈਐ -- ਪੜੀਏ, ਭਾਵ ਜਪੀਏ ਰ 
“ਕਹੁ ਰੇ ਪੰਡੀਆ ਕਉਨ ਪਵੀਤਾ।” | "ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ।” 
(ਪਵਿਤਰ)- ਗਉ ਕਬ, ੪੧, ੧“ : ੧ (331) - ਗੋਂਡ ੪, ੫, ੧” : ੧ (861). 
ਪਵੀਧੇ -- ਪਿਆ ਹਾਂ ਪੜਹਿ -- ।. ਪਠਨ ਕੀਤਾ ਹੈ, ਪੜੇ ਹਨ 
“ਰਰਿ ਭਾਵੈ ਸੁਣਿ ਬਿਨਉ ਬੈਨਤੀ ਜਨ ਨਾਨਕ “ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ 
ਸਰਣਿ ਪਵੀਧੇ।” ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ।” 


- ਬਸੰ ੪, ੫, ੪:੨(।179)! ਰ੍ ਆਸਾ 8, ਸਪੂ ੧,੪੩੪ :8 (11) 


ਪੜਣ 1499 ਪੜਦ 


“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ | _“ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ । ” 
ਕੁਰਾਣਾ।” (ਪੜਦਾ ਹੈ) -- ਰਾਮ ੧, ਓਅੰ ੩੮ : ੫.(935) 
_- ਸਿਰੀ ੧, ੨੮, ੪ : ੧ (24) | ਪੜਤਾ -- ਪਠਨ ਕਰਦਾ 
ਹੋਰ ਰੂਪ -- ਪੜਹੁ -- “ਮੁਖਿ ਬੇਦ ਚਤੁਰ ਪੜਤਾ।” 
“ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ । ” -- ਗੋਂਡ ਨਾਮ, ੧, ੨ : ੩ (873) 
(ਪਠਨ ਕਰੋ, ਵਾਢੋਂ) ਪੜਤਿਆ -- ਪੈਂਦੇ ਹਨ 
- ਗਉ ੩, ਅਸ ੩, ੧ : ੧ (230) | “ਸਭ ਦੁ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ 
ਸਿਖ ਪੜਤਿਆ।” 
-- ਸੇਰ ੪, ਵਾਰ ੧੮ : ੫ (649) 
ਪੜੰਤਿਆ -- ਪੜਦਿਆਂ/ਪੜਨ ਵਾਲਿਆਂ ਤੋਂ 
ਰ -- ਮਾਰੂ ੧, ਅਸ ੬, ੮ : ੨ (1012) 
ਪੜਤੇ -- ਪੈਂਦੇ, ਡਿਗਦੇ 
“ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ। ” 
- ਗਉ ੪, ਵਾਰ ੩੨ : ੮ (317) 
ਹੋਰ ਰੂਪ -- ਪੜੰਤੇ -- 
“ਜਨਮ ਭਵੰਤੇ ਨਰਕਿ ਪੜੰਤੇ ਤਿਨ ਕੇ ਕੁਲ 
ਚ (ਪੈਂਦੇ) 
-- ਆਸਾ ੫, ੧੪੧, ੨ : ੧ (406) 
ਪੜਦਾ -- (ਫਾ. ਪਰਦਾ) ਪਰਦਾ 





2. ਪੈਂਦਾ ਹੈ 

“ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ 
ਸੂਲਿ।” 

-- ਗਉਂ ੫, ਵਾਰ ੧੮ਸ, ੫, ੨ : ੨ (322) 
ਹੋਰ ਰੂਪ - ਪੜਹੁ -- 

“ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੂ 
ਤੁਮ ਹਰਿ ਸਰਣਾ।” (ਪਵੋ) 
ਰ੍ - ਆਸਾ ੧, ਪਟੀ ੧੪ : ੨ (433) 
ਪੜਣ -- ਪਨਨ ਰ 
“ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ 
ਪੜਣ ਕਉ ਆਣੇ।” ਰ੍ 
` = ਬਿਹਾ ੪, ਵਾਂਰ ੧੧ : ੧ (552) 

ਹੋਰ ਰੂਪ -- ਪੜਣਾ -- 

“ਹੋਰੁ ਕੁਤ ਪੜਣਾ ਕੁੜੁ ਬੋਲਣਾ ਮਾਇਆ 


ਨਾਲਿ ਪਿਆਰੂ।” (ਪਠਨ ਕਰਨਾ) ਇਨ 

-- ਸਿਰੀ ੪, ਵਾਰ ੬ਸ, ੩, ੨ : ੧ (84) ਟੇ -- ਸਿਰੀ ੪. ੬੭. ੩ : ੨ (40) 

ਕੈ ਜੇਵਿਆ ਲਗਾ ਪੜਣਿ ਸਲੌਕੁ। ਲੀਆ ਮੇਰਾ ਪੜਦਾ ਜੀਉ। ” (ਭਾਵ ਮੇਰੀ ਇਜ਼ਤ 

ਦਿ _ਰਖ ਲਈ) _-- ਮਾਝ ੫, ੨੪, ੪ : ੩ (101) 

-= ਆਸਾ ੪. ਵਾਰ ੧੯, ੧, ੧ : ੩ (473) “ਗਰਿ ਖੋਲਿਆ ਪੜਦਾ ਦੇਖਿ ਭਈ ਨਿਹਾਲ।” 

ਸਰ ਦਾ ਹਉ ਦਰ ਤਮ (ਭਾਵ ਭੇਦ ਖੋਲਿਆ) 

“ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ - ਬਿਲਾਂ ੫, ੧, ੪ : ੪ (801) 

ਹੋਈ। ” ` ਗੂਜ ੩, ੯੧ : ੨ (492) | “ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ 
2. ਪੈਂਦੇ ਹਨ ਕਿ ਗ਼ਜ ੫ ਹੁ 


ਜਿਨਿ ਗੁਰ ਪਹਿ ਮੰਨਿਆ ਸੁਭਾਇ। (ਭਰਮ 

ਦਾ ਪਰਦਾ) _-- ਮਾਰੂ ੫, ੧੧, ੫ : ੧ (1002) 
ਪੜਦੇ -- ।. ਪਠਨ ਕਰਦੇ. _ _ 

“ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ 

ਦਰੂਦ। ” (ਉਚਾਰਣ ਕਰਦੇ) 


-- ਸਿਰੀ ੧, ਅਸ ੧, ੩ : ੩ (53) 


“ਜਿਤ ਮਿਰਗ ਪੜਤ ਹੈ ਚੋਰੀ।” 

` ਸੈਰ ਕਬ, ੧੦, ਹਿਤ ਕਤ 
“ਕਹਤਉ ਪੜਤਉ ਸੁਣਤਉ ਏਕ।” 

-- ਧਨਾ ੧, ਅਸ ੧, ੭ : ੧ (686) 


ਪੜੰਤਉ -- ਪੈਂਦਿਆਂ 2. ਪਰਦੇ 


ਪੜਨ 1500 .. ਪੜਿਆ 
“ਅਨਿਕ ਪੜਦੇ ਮਹਿ ਕਮਾਵੈ ਵਿਕਾਰ।” 2. ਪੈ ਕੇ ਰ੍ 
-- ਗਉ ੫, ੧੪੦, ੩ : ੧ (194) "ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ 





ਪੜਨ -- ਪਠਨ ਕਰਨ ਪੜਿ ਸਗਵੀ ਮਲੂ ਲਾਇ ਮਨਮੁਖੁ 
“ਆਇਓ ਸੁਨਨ ਪੜਨ ਕਉ ਬਾਣੀ।” ਆਇਆ।” 

- ਸਾਰ ੫, ੭੯, ੧" : ੧ (1219) - ਗਉ ੪, ਵਾਰ ੧੨ਸ, ੪, ੧ : ੨ (306) 
ਹੋਰ ਰੂਪ -- ਪੜਨਿ -- “ਰੀ ਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ 

“ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੀਸਰਿਆ। ”-- ਆਸਾ ੩, ਪਟੀ ੧:੨ (434) 

ਰ੍ ਵੇਦਾ ਨਾਲੇ।” -- ਜਪੁ ੧, ੨੭ : ੧੦ (6) “ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ 
ਪੜਨਸਾਲ -- ਪਾਠਸ਼ਾਲਾ, ਸਕੂਲ ਸਰਣੀ ਪੜਿ ਰਹੀਐ।” (ਪੈ) 0 
_ਪ੍ਰਹਲਾਦ ਪਠਾਏ ਪੜਨਸਾਲ। ” - ਵਡ ੪, ਵਾਰ ੨੧ : ੩ (594) 
- ਬਸੰ ਕਬ, ੪, ੧ : ੧ (1194) | ਪੜਿਓ -- ਪੜਿਆ, ਪਠਨ ਕੀਤਾ 
ਪੜਾ -- ਪਠਨ ਕਰਾਂ ਰ “ਪਾਠੂ ਪੜਿਓਂ ਅਰੁ ਬੇਦੁ ਬੀਚਾਰਿਓ ਨਿਵਲਿ 
“ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ।” ਭੁਅੰਗਮ ਸਾਧੇ।” 

- ਮਾਰੂ ੩, ਵਾਰ ੧੧ੋਸ, ੩, ੧ : ੧ (1090) `_`__- ਸੈਰ ੫, ਅਸ ੩, ੧ : ੧ (641). 
ਪੜਾਇ - ਪੜ੍ਹਵਾ ਕੇ, ਚਿਰਵਾਕੇ ਪੜਿਆ - ।. ਪੜਿਆ ਹੋਇਆ ___ ਰ੍ 
“ਕੰਨ ਪੜਾਇ ਕਿਆ ਖਾਜੈ ਭੁਗਤਿ। ” "ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ 

-- ਰਾਮ ੩. ਵਾਰ ੧੨ਸ, ੧; ੭ : ੨ (953) ਜਨਮੁ ਭਇਆ।” ਰ 
ਹੋਰ ਰੁਪ - ਪੜਾਏ -- -- ਆਸਾਂ ੫, ਸੋਪੁ ੩, ੨ : ੧ (12) 

“ਮਖਟੁ ਹੋਇ ਕੈ ਕੰਨ ਪੜਾਏ।” “ਪੜਿਆ ਅਣਪੜਿਆ ਪਰਮ ਗਤਿ ਪਾਵੈ।” 

-- ਸਾਰ ੪, ਵਾਰ ੨੨ਸ, ੧, ੧ : ੩ (1245) ” ਗੁਉ ੫. 9੫੯, ੧ $ (107) 
ਪੜ੍ਾਵਸਿ -- ਪੜਾਉਂਦਾ/ਪਠਨ ਕਰਾਉਂਦਾ ਹੈ 2. ਪਿਆ ਰ 

ਮੈ ਕਉ ਕਹਾ ਪੜ੍ਹਾਵਸਿ ਆਲ ਜਾਲ।” . “ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ 
-ਬਸੰ ਕਬ, ੪, ੧: ੩ (1194) | __ ਸੈਂ ਪੰਚ ਜਨਾ।” 
ਪੜਾਵਹਿ -- ਪੜ੍ਹਾਉਣ ਰ੍ -- ਗਉ ੧, ੧੪, ੩ : ੨ (155) 





“ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ “ਰਿਆਨ ਅੰਜਨ ਜਾਕੀ ਨੋੜ੍ਹੀ ਪੜਿਆ ਤਾ 
ਸੰਤੋਖਿ ਰਹੇ।”-- ਆਸਾ ੧, ੧੭, ੧ : ੨ (353) ਕਉ ਸਰਬ ਪ੍ਰਗਾਸਾ। ` 
ਪੜਾਵਣੇ -- ਪੜ੍ਹਾਉਣ ਨਾਲ ਸ ੍ - ਸੈਰਪ,। ਦੀ ੧ (610) 
“ਨਾ ਤੂ ਆਵਹਿ ਵਸਿ ਬੇਦ ਪੜਾਵਣੇ।” ਸੰਤਨ ਕੀ ਸਰਣਾਈ ਪੜਿਆ। 


ਰ ਤਾ <<, 
- ਰਾਮ ੫, ਵਾਰ ੧੦ : ੨ (962) ਮਾਰੂ ੫, ਸੋਲਾ ੧੨, ੭ : ੧(1076) 


3. ਉਚਾਰਣ ਕੀਤਾ 
ਪੜਾਵਤ -- ਪੜ੍ਾਉਂਦਿਆਂ ਨ ਰੰ 
“ਸੂਆ ਪੜਾਵਤ ਗਨਿਕਾ ਤਰੀ!” ਰਸ ਸਿ ਹਰਿ ਜਪੁ ਪੜਿਆ।” 


ਗੋਂਡ ਨਾਮ, ੫, ੨ : ੩ (874 - ਗਉ ੪, ੩੯, ੧ : ੩ (163) 
ਚ 9 ੪ (6 1 4. (੨ 


ਪੜਿ -- 1. ਪੜ ਕੇ, ਪਠਨ ਕਰਕੇ ਵੀ ਸਰ ਰ੍ 
1 “ਜੈਸਾ ਲਿਖਿਆ ਤੈਸਾ ਖੜਿਆ ਮੇਟਿ 
“ਸੁਣਿਐ ਪੜਿ ਪੜਿ ਪਾਵਹਿ ਮਾਨੂ।”? _ ਕੌਈ।” ਸੀ 


-- ਜਪ ੧. ੧੦316) - ਆਸਾਂ ੧, ੨੬, ੨ : ੨ (359) 


“ਸੂਤੁ ਜਨੇਊ ਪੜਿ ਗਲਿ ਪਾਵੈ।” (ਮੰਤਰ ਪੜ੍ਹਕੇ) | 2 ਭਾਵ ਡਿਗ ਪਿਆ, ਢਹਿ ਢੇਰੀ ਹੋ ਗਿਆ 
- ਰਾਮ ੩, ਵਾਰ ੧੧ਸ, ੧, ੨ : ੨ (951) ਸੂਰਜ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ' 





ਪੜਿਬੇ/ਪੜਿਬੋ 
ਤਾਤਓ। ” 


` -- ਆਸਾ ੧, ਛੰਤ ੫, ੨ : ੪ (439) 
6. ਭਾਵ ਸਿਖਿਆ _ 
“ਮਨ ਐਸਾ ਲੇਖਾ ਤੂੰ ਕੀ ਪੜਿਆ। ” 
ਰ੍ -- ਆਸਾ ੩, ਪਟੀ ੧" : ੧ (434) 
7. ਹੋਇਆ, ਪੈ ਗਿਆ 
“ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ।” 
-- ਭੈਰ ੫, ੫੨, ੧": ੧(115।) 
8. ਪਠਨ ਨਾਲ, ਪੜਨ ਨਾਲ ਭਾਵ ਗਿਆਨਵਾਨ 
ਹੋਣ ਨਾਲ 
“ਤੀ ਹੜ ਤਰੀ ਰਹ ਨਸੀਬ 
_ਬਿਬਾਦੁ ਭਇਆ।” 
-- ਭੈਰ ੧, ਅਸ ੧, ੮ : ੧ (1153) 
ਹੋਰ ਰੂਪ - ਪੜਿਐ -- 
“ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ 
`ਜਾਇ।”” -- ਸਿਰੀ ੩, ੬੪, ੧ : ੪ (59) 
ਪੜਿਬੇ/ਪੜਿਬੋ -- ਪੜਨਾ ਭਾਵ ਵਿਦਵਤਾ/ਗਿਆਨ 





“ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ - 


ਭਲ ਜੋਗੁ।” 
ਪੜੀ - ਪਈ 
“ਬੇਦ ਕੀ ਬਿਪਤਿ ਪੜੀ. ਪਛੁਤਾਨਿਆ। ” 
-- ਗਉ ੧, ਅਸ ੯, ੧ : ੨ (224) 
ਪੜੀਅਹਿ -- ਉਚਾਰਨ ਕਰੀਏ, ਪਠਨ ਕਰੀਏ, 
ਵਾਚੀਏ 


-- ਸਲੋ ਕਬ, ੪੫ : ੧ (1366) 


ਬੋਲਾ ਜੋ ਸਮਝਾਈਐ ਪੜੀਅਰਿ ਸਿੰਮ੍ਿਤ ਪਾਠ।” | 


-- ਮਾਝ ੧, ਵਾਰ ੧੨ਸ, ੧, ੧: ੪ (143) 


_ਬੀਚਾਰੋ।” (ਭਾਵ ਦਸੀਦੇ ਹਨ) 
-- ਬਸ ੧, ੧੧, ੧: ੨ (1171) 
ਪੜੀਆਹ -- ਪੈਂਦੀਆਂ ਹਨ 
“ਤਿਨ ਦੁਖੁ ਨ ਕਬਹੁ ਉਤਰੈ ਸੇ ਜਮ ਕੈ ਵਸ 
ਪੜੀਆਹ। 
“ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ 
ਪੜੀਆਹ। ? (ਪਈਆਂ ਢਠੀਆਂ ਹਨ) 
-> ਮਾਝ ੫, ਬਾਰਾ ੧੦ : ੮ (135) 
ਪੜੀਐ -- 1. ਪਠਨ ਕਰੀਏ 
“ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ 








ਮਾਝ ੫, ਬਾਰਾ ੧੦ :੫(135) 


1501- ਪੜੈ 





ਜਾਇ।” -- ਸਿਰੀ ੩, ਅਸ ੨੩, ੬ : ੨ (68) 
2. ਭਾਵ ਕਹੀਦਾ ਹੈ ਰ 
“ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ . 
ਪੜੀਐ। ” -- ਗਉ ੪, ਵਾਰ ੩ :'੨ (301) 
3. ਪੈਂਦੇ ਹਨ 
“ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ 
ਕੂੜਿਆਰ ਕੂੜੈ ਝੜਿ ਪੜੀਐ। ” 
-- ਗਉ ੪, ਵਾਰ ੯ : ੪ (304) 
“ਥਿਰੁ ਸਾਧੁ ਸਰਣੀ ਪੜੀਐ ਚਰਣੀ ਅਬ ਟੂਟਸਿ 
ਮੋਹ ਜੁ ਕਿਤੀਐ।” (ਪਈਏ) 
- ਆਸਾ ੫, ਛੰਤ ੪, ੩ : ੫ (455) 
ਪੜੀਵਦੈ -- ਪ੍ਰਾਪਤ ਕਰਨ ਲਈ 
“ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ 
ਪੜੀਵਦੈ। ” -- ਰਾਮ ਬਸ, ਵਾਰ ੧ : ੨ (966) 
ਪੜੂ - ਪੜ੍ਹ 
“ਪੰਡਿਤ ਹਰਿ ਪੜੁ ਤਜਹੁ ਵਿਕਾਰਾ।” 
- ਗਉ ੩, ਅਸ੨,੧": 
_ਹੋਰ ਰੂਪ -- ਪੜੇ -- 
“ਆਖਹਿ ਪੜੇ ਕਰਹਿ ਵਖਿਆਣ।” (ਪਠਨ 
ਕਰੇ) - ਜਪੁ ੧, ੨੬ : ੧੨ ਸੀ 
ਪੜੇ -- !. ਪਠਨ ਕਰੇ, ਵੇਖੋ “ਪੜ੍ਹ” ` 
ਹੋਰ ਰੂਪ -- ਪੜੈ -- 
ਬਿਖਿਆ ਪਿਆਰਿ।” 
-- ਸਿਰੀ ੩, ੫੧, ੨ : ੨ (33) 
2. ਪੜਿਆ, ਹੋਏਆ ਨੂੰ 
“ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ।” 
-- ਸਿਰੀ ੧,੩,੧:੩(15) 


੧ (229) 


3. ਪਏ, ਡਿਗੇ 
“ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ।” 
- ਗੁਜ ੫, ਵਾਰ ੨ : ੨ (518) 
ਪੜੈ --_1. ਪੜਦਾ ਹੈ,'ਵੇਖੋ 'ਪੜੇ” (1) 
2. ਪਵੇ 
“ਆਪਣੀ ਖੇਤੀ ਰਖਿ ਲੈ ਕੂੰਜ ਪੜੈ ਗੀ ਖੇਤਿ।” 
-- ਸਿਰੀ ੩, ੫੪, ੧“: ੨ (34) 
_“ਤਿਸ ਕੈ ਪਾਲੈ ਕਛੂ ਨ ਪੜੈ।” (ਪੈਂਦਾ) 
-- ਗਉ ੫. ੮੦, ੩:੪(179) 


ਪੜੋਸਣਿ 1502 ਪਾਉ 
3. ਡਿਗਣ ਨਾਲ, ਭਾਵ ਮੁਕਣ ਨਾਲ ਪੜ੍ਹੰਤਾ - ਪੜ੍ਹਦਾ 
“ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ | “ਸਾਸਤ ਬੇਦ ਪੁਰਾਣ ਪੜ੍ਹੰਤਾ।” 








ਹਾਲੂ। `-- ਸਿਰੀ ੧, ਅਸ %੬, ੪ : ੩ (63) - ਸਵ ੪, ਵਾਰ ੧੩ਸ, ੧, ੧ : ੧ (1242) 
“ਉਡੈ ਨ ਹੰਸਾ ਪੜੈ ਨ ਕੰਧੁ।” (ਡਿਗੇ ਭਾਵ | ਪੜ੍ਹਨ -- ਪਠਨ 
ਮੁਕੇ, ਨਾਸ ਹੋਵੇ) “ਮੇਰੋ ਅਉਰ ਖੜਨ ਸਿਉ ਨਹੀ ਕਾਮੁ।” 
- ਰਾਮ ੧, ਸਿਗੋ ੧੬ : ੨ (939) -- ਬਸੰ ਕਬ, ੪, ੧" : ੨ (1194) 
` “ਪਿੰਡੁ ਪੜੈ ਤਉ ਹਰਿ ਗੁਨ ਗਾਇ।” (ਸਰੀਰ, | ਪੜ੍ਹ - ਪੜ ਕੇ 
ਭਾਵੇ ਨਾਸ ਹੋ ਜਾਵੇ) “ਪੰਡਿਤ ਜਨ ਮਾਤੇ ਪੜਿ ਪੁਰਾਨ।” 


-- ਭੈਰ ਨਾਮ, ੧੦, ੭ : ੨ (1165) -- ਬਸੰ ਕਬ, ੨, ੧: ੧(1193) 
ਪੜੋਸਣਿ -- ਗਵਾਂਢਣ, ਨਾਲ ਦੇ ਘਰ ਰਹਿਣ ਪੜਿਆ -- ਪੜੇ ਹੋਏ 
ਰ _ ਵਾਲੀ ਰਿ “ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹਾ ਪੜ੍ਹਿਆ 
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ | ਨਾਊ।” (ਇਨਾਂ ਦਾ ਨਾਂ ਪੜੇ ਹੋਏ ਹੈ) 
ਛਵਾਈ ਹੋ।” -- ਸੋਰ ਨਾਮ, ੨, ੧ : ੧ (657) ` -- ਮਲਾ ੧, ਵਾਰ ੨੨ਸ, ੧. ੨ : ੧ (1288) 
ਪੜ੍ਹਿ -- ਪੜਦਾ ਹੈ ਪਾ - (ਫਾ. ਪਾ) ਪੈਰ, 'ਪਦ” ਦਾ ਸੰਖੇਪ 
“ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ |. ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ 
ਜਨਮੁ ਗਵਾਇਆ।” ਰਹ 


ਰ੍ ਪਾ ਛਾਰੁ।” 
_ - ਭੈਰ ੩, ੨੧, ੩ : ੧ (1133) - ਆਸਾਂ ੧, ਵਾਰ ੬ਸ, ੧, ੧ : ੧੪ (466) 
ਹੋਰ ਰੂਪ -- ਪੜ੍ਹਹਿ -- “ਗੁਰ ਅਮਰਦਾਸ ਕੀਰਤੁ ਕਰੈ ਤ੍ਰਾਹਿ ਤ੍ਰਾਹਿ ਤੁਅ 


“'ਨਾਦੀ ਬੇਦੀ ਪੜ੍ਹਿ ਪੁਰਾਣ। ” (ਪੜਦੇ ਹਨ) ਪਾ ਸਰਣ।” _-- ਸਵ ੩, ੧੫ : ੬ (1395) 
- ਬਸੰ ੩. ੪, ੨ : ੨ (1169) | ਪਾਉ --। ਮੇਰ 


'ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਪਾਉ।” - ਸਿਰੀ ੧, ੧,੪:੧(14) 


ਜਾਨੀ।”” -- ਆਸਾ ਕਬ, ੮, ੧" : ੨ (477) “ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ। ” 


-” ਸਿਖਿਆ ਦਿਤੀ, ਸਮਝਾਇਆ _-- ਗਉ ੫, ਵਾਰ ੧ੋਸ, ੫, ੨ : ੨ (318) 
“ਰਾਜਾ ਜਨਮੇਜਾ ਦੇ ਮਤ) ਬਰਜਿ ਬਿਆਸਿ | 2. ਪਵਾਂ, ਜਾਵਾਂ 
_ ਪੜ੍ਾਇਆ। ” “ਤੂ ਦੇਖਹਿ ਹਉ ਮੁਕਰਿ ਪਾਉ।” 
_` ਪ੍ਰਭਾ ੧, ਅਸ ੪, ੪ : ੧ (1344) -- ਸਿਰੀ ੧, ੩੧, ੨ : ੩ (25) 
ਪੜ੍ਹਾਵਸਿ -- ਪੜਾਉਂਦਾ ਹੈ “ਸਾਧ ਤੇਰੇ ਕੇ ਚਰਨੀ ਪਾਉ।” 
“ਮੋ ਕਉ ਕਹਾ ਪੜ੍ਾਵਸਿ ਆਲ ਜਾਲ।? _ - -- ਗਉ ੫, ਸੁਖ ੧੬, ੧ : ੯ (284) 
- ਬਸੰ ਕਬ, ੪, ੧ : ੩ (1194) “ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ।” 
ਪੜਿ - ਪੜ੍ਹ ਕੇ `___ (ਧੈ ਰਿਹਾ ਹਾਂ ) 
“ਦੁਖੁ ਦੁਖੁ ਅਗੈ ਆਖੀਐ ਪੜ੍ਹ ਪੜ੍_ ਕਰਹਿ - ਸੂਹੀ ੫, ੪੩, ੧" : ੧ (745) 
ਪੁਕਾਰ । ” ॥ 3. ਪਾਵਾਂ, ਪ੍ਰਾਪਤ ਕਰਾਂ 
- ਸਾਰ ੪, ਵਾਰ ਦਸ, ੧, ੧ : ੨ (1240) “ਸਿਮਰਿ ਸਿਮਰਿ ਸਦਾ ਸੁਖ ਪਾਉ।” 
ਪੜ੍ਹ -- ਪਠਨ ਕਰੇ - - ਗਉ ੫, ਸੁਖ ੧੯, ੩ : ੬ (288) 
“ਜਪਿ ਮਨ ਰਾਮ ਨਾਮੁ ਪੜ੍ਹ ਸਾਰੁ।” ਹੋਰ ਰੁਪ -- ਪਾਂਉ -- 


-- ਸਾਵ ੪, ੬, ੧" : ੧ (1200) “ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ 





ਸਫਲ ਦਰਸਨੁ ਕਦਿ ਪਾਂਉ। ” (ਪਾਵਾਂ, ਪ੍ਰਾਪਤ 


ਕਰਾਂ) 
4. ਤੋਲ ਦੀ ਇਕ ਇਕਾਈ, ਸੇਰ ਦਾ ਚਉਣਾ ਹਿੱਸਾ 
-- ਸੋਰ ਕਬ, ੧੧, ੨ : ੧ (656) 
ਪਾਓ - ਪੈਰ 
“ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਉ। ” 
-- ਸਾਰ ੪, ੧੦, ੧: ੩ (1201) 
ਪਾਇ - 1. ਪੈਂਦੀ 
“ਮੰਨੈ ਮਾਰਗਿ ਨਾਕ ਨ ਪਾਇ।” 
___ - ਜਪੁ ੧, ੧੪ : ੧(3) 
2. ਭਾਵ ਹੌਸਲਾ 
“ਜੇ ਕੋ ਖਾਇਕੁ ਆਖਣਿ ਪਾਇ।” 


-- ਜਪੁ ੧, ੨੫ : ੧੨ (5) 


3, ਪਾਈ ਜਾਂਦੀ ਭਾਵ ਪਤਾ ਲਗਦੀ ਹੈ 
_“ਕਚ ਪਕਾਈ ਓਥੈ ਪਾਇ। ” 
-- ਜਪੁ ੧, ੩੪ : ੧੧ (7) 
4.ਪਾ ਕੇ ਰ 
ਪਾਇ।” _-- ਸਿਰੀ ੧, ੨,੨:੧(14) 
“ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ। ” 
-- ਸਿਰੀ ੩, ੫੫, ੨ : ੧ (35) 
“ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ। ” 
(ਪਾ ਕੇ, ਭਾਵ ਵਛਾ ਕੇ) . 
ਰ੍ -- ਰਾਮ ੧, ਓਅੰ ੪੬ : ੧ (936) 
5. ਪ੍ਰਾਪਤ ਕਰਦਾ ਹੈ, ਹਾਸਲ ਕਰਦਾ ਹੈ 
“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ 
ਪਾਇ। ? -- ਸਿਰੀ ੩, ੩੪, ੧ : ੩ (26) 


“ਵਿਣ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ . 


ਕਹਾਹਿ।” (ਕੰਢਾ ਕਿਵੇਂ ਪ੍ਰਾਪਤ ਕਰੇ, ਕੰਢੇ 
ਤੇ ਕਿਵੇਂ ਲਗੇ) 
-- ਸੋਰ ੧, ਅਸ ੩, ੧" : ੨ (636) 
6. ਚਰਨ, ਪੈਰ 
“ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ 
ਪਾਇ। ? -- ਸਿਰੀ ੩, ੫੪, ੪ : ੩ (35) 
“ਵੇਖਿ ਜਿ ਮਿਠਾ ਕਟਿਆ ਕਟਿ ਕੁਟਿ ਬਧਾ 
ਪਾਇ। ? (ਪੈਰਾਂ ਤੋਂ) 


= ਮਾਝ ੧, ਵਾਰ ੧੧ਸ, ੧, 2 : ੧ (143) 


1503 


<=- ਸਾਰ ੫. ੧, ੧“ : 2 (1202) 





7. ਭਾਵ ਸਕਨਾ 
“ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਿਗੁਰ ਬੂਝ ਨ 
ਪਾਇ। ” -- ਸਿਰੀ ੩, ੫੬, ੨ : ੩ (35) 
“ਤਉ ਕੁਦਰਤਿ ਕੀਮਤਿ ਨਹੀ ਪਾਇ। ” 
-- ਗਉ ੧, ੩, ੧" : ੨ (152) 
8. ਪੈਦਾ ਕਰ/ਸਿਰਜ ਕੇ 
“ਜੀਉ ਪਾਇ ਤਨੁ ਸਾਜਿਆ ਰਖਿਆ ਬਣਤ 
ਬਣਾਇ। ” 
- ਮਾਝ ੧, ਵਾਰ ੨ਸ, ੧, ੧ : ੧ (138) 
9. ਪਾਇਆ, ਸ਼ਕਤੀ, ਕਦਰ (ਸ਼ਬਦਾਰਥ); 
ਬੁਨਿਆਦ, ਨੀਂਹ (ਮਹਾਨਕੋਸ਼/ਨਿਰਣੇ) ਇਜ਼ਤ 
ਪਾਇਆਂ (ਦਰਪਣ) 
“ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ।”” . 
_ -- ਮਾਝ ੧, ਵਾਰ ੭ਸ, ੧, ੩੨੫ (141) 
10. ਪਾਉਂਦਾ ਹੈ 
“ਵਿਣੁ ਨਾਵੈ ਦੁਖੁ ਪਾਇ ਆਵਣਜਾਣਿਆ।” 
- ਮਾਝ ੧, ਵਾਰ ੧੩ : ੭ (144) 
11. ਪਾ ਕੇ ਭਾਵ ਮਾਰ ਕੇ 
ਨ ਜਾਹੀ।” 
-- ਮਾਝ ੧, ਵਾਰ ੨੬ਸ, ੧, ੧: ੮ (149) 
12. ਭਾਵ ਜਾਂਦਾ ਹੈ 
“ਖਾਦਾ ਪੈਨਦਾ ਮੂਕਰਿ ਪਾਇ। ” 
-- ਗਉ ੫, ੧੪੭, ੧ : ੧ (195) 
13. ਸੁਟਿਆ ਜਾਣਾ, ਪਾਣਾ 
“ਸੰਤ ਕੈ ਦੂਖਨਿ ਨਰਕ ਮਹਿ ਪਾਇ। ” 
-- ਗਉ ੫, ਸੁਖ ੧੩, ੧ : ੪ (279) 


14. ਪਾਓ 


“ਕੁਹਿ ਬਕਰਾ ਰਿੰਨ੍੍‌ ਖਾਇਆ ਸਭੁ ਕੋ ਆਖੈ 
ਪਾਇ।” 
-- ਆਸਾ ੧, ਵਾਰ ੧ਪਸ, ੧, ੨ : ੪ (471) 
15. ਪਾਓ ਭਾਵ ਦਿਓ 
“ਮੈ ਦਰਿ ਮਾਗਤੁ ਭੀਖਿਆ ਪਾਇ। ” 
-- ਤਿਲੰ ੧, ੨, ੧" : ੨ (721) 


16. ਕੋਲੋ, ਪਾਸੋ 

“ਤੇਰਾ ਅੰਤੁ ਨ ਪਾਇਆ ਕਹਾ ਪਾਇ। ” (ਕਿਸ 
ਕੌਲੋਂ) __-- ਬਸੰ ੧, ੨, ੩ : ੨ (1168) 

17. ਪਾਇਆਂ, ਮੁਲ 





“ਤੋਲਾ ਮਾਸਾ ਰਤਕ ਪਾਇ।” 
-- ਸਾਰ ੪, ਵਾਰ ੬ਸ, ੧, ੧: ੭ (1239) 


-- ਬਸੰ ੧, ਅਸ੫,੫:੨(1189) 


ਪਾਇਓ -- ।. ਪ੍ਰਾਪਤ ਕੀਤਾ, ਹਾਸਲ ਕੀਤਾ 
“ਵਖਤੁ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ 
ਕੁਰਾਣੂ।” (ਭਾਵ ਜਾਣਿਆ) 
- ਜਪੁ ੧, ੨੧ : ੧੨ (4) 
“ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮ 
__`ਗਵਾਇ।” _-- ਸਿਰੀ ੩, ੫੨, ੧ : ੨ (33) 
ਹੋਰ ਰੂਪ -- ਪਾਇਓਇ -- 
“ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ 
ਪਾਇਓਇ। ” (ਤੂੰ ਪ੍ਰਾਪਤ ਕੀਤਾ) 
-- ਸਿਰੀ ੫, ੯੨, ੪ : ੧ (50) 
2. ਪਾਇਆ, ਪ੍ਰਦਾਨ ਕੀਤਾ, ਹੋਰ ਵੇਖੋ ਪਾਇਓਨੁ 


ਆਨਿ ਮਿਲਾਇਆ। ” 
-- ਸੋਰ ੫, ੨੧, ੧ : ੧ (614) 
“ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ 
ਨਿਕਸਿ ਨ ਪਾਇਓ।” 


` ਧਨਾ ੫, 2;੧: 2 (670). 


ਪਾਇਓਨੁ -- 1. ਪਾਇਆ ਹੈ, ਪ੍ਰਦਾਨ ਕੀਤਾ ਹੈ 
“ਆਪਣਾ ਭਉ, ਤਿਨ ਪਾਇਓਨੁ ਜਿਨ ਗੁਝ ਕਾ 
ਸਬਦੁ ਬੀਚਾਰਿ। -- ਸਿਰੀ ੩, ੫੬, ੧:੧ (35) 
2. ਪਾਇਆ ਭਾਵ ਤੋਰਿਆ 
“ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ 
ਬੀਚਾਰਿ। ?-- ਸਿਰੀ ੫, ੮੮, ੪ : ੩ (49) 
3. ਪਾਇਆ ਹੈ ਭਾਵ ਖਿਲਾਰਿਆ ਹੈ, ਰਚਿਆ 
ਹੈ, ਉਪਾਇਆ ਹੈ 
“ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ 
ਆਵਣੁ ਜਾਣੁ ਸਬਾਏ ਰਾਮ।” 
- ਬਿਹਾ ੫, ਛੰਤ ੧, ੧ : ੨ (542) 


“ਹਉਮੈ ਝਗੜਾ ਪਾਇਓਨੁ ਝਗੜੈ ਜਗੁ 


ਮੁਇਆ। ” (ਪੈਦਾ ਕੀਤਾ ਹੈ) 
- ਸ਼ੂਹੀ ਛੇ, ਵਾਰ ੧੪ : ੨ (790) 


1504 


ਪਾਇਆ 





4. ਪ੍ਰਾਪਤ ਕੀਤਾ 
“ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ 
ਕਮਿਤਾ। ” -- ਸੂਹੀ ੩, ਵਾਰ ੫ : ੫ (787) 
ਪਾਇਅਉ -- ਪ੍ਰਾਪਤ ਕਰ ਲਿਆ 
ਸੁਖ ਪਾਇਅਉ। ” 
- ਗੂਜ ੫, ੬, ੧” : ੨ (496) 
ਪਾਇਅਨੁ - ਪਾਇਆ ਹੈ 
“ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ 
ਅਪਾਰੁ । ” _ -- ਰਾਮ ੧, ਓਅੰ ੪੯ : ੮ (937) 
“ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ 
ਲਾਇਅਨੁ। ” -- ਰਾਮ ੩, ਵਾਰ ੨੧ : ੩ (956) 
ਪਾਇਅੜਾ -- ਪ੍ਰਾਪਤ ਕੀਤਾ 
“ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ 
ਨਿਤ ਲੈ ਲਾਹਾਂ ਮਨਿ ਹਸੁ ਜੀਉ।” 
-- ਗਉਂ ੪, ੬੬, ੩ : ੪ (173) 
ਹੋਰ ਰੂਪ -- ਪਾਇਅੜੇ -- 
“ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ 
ਪਾਇਅੜੇ ਸਰਬ ਸੁਖਾ।” (ਪ੍ਰਾਪਤ ਕਰ 
ਲਏ) - ਵਡ ੪, ਵਾਰ ੬ : ੧ (588) 
ਪਾਇਆ - ।. ਪ੍ਰਾਪਤ ਕੀਤਾ 
“ਜਿਨਿ ਸੇਵਿਆ ਤਿਨਿ ਪਾਇਆ ਮਾਨੁ। ” 
`_-- ਜਪੁ ੧, ੫: ੩ (2) 
“ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ 
ਮਰਿ ਰਹੀਐ।” (ਸਕਿਆ, ਰਹਿਣਾ; ਪ੍ਰਾਪਤ ਨ 
ਹੋਇਆ) -- ਧਨਾ ੧, ੨, ੫ : ੨ (661) 
“ਉਆ ਕਾ ਅੰਤੁ ਨ ਕਾਹੂ ਪਾਇਆ।” (ਪਾ 
ਸਕਿਆ, ਪ੍ਰਾਪਤ ਕਰ ਸਕਿਆ) 
- ਗਉ ੫, ਬਾਅ, ੧੨ : ੪ (252) 
“ਪਹੁੰਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ 
ਪਾਇਆ। ” (ਪ੍ਰਾਪਤ ਹੋਇਆ, ਭਾਵ ਮਿਲਿਆ) 
-- ਆਸਾ ੫, ੪੧, ੧" : ੨ (380) 
2. ਡਾਲਿਆ ਭਾਵ ਸਥਿਤ ਕੀਤਾ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ 
ਹਰਿ ਪਾਇਆ ਉਦਰ ਮੰਝਾਰਿ।” 
- ਸਿਰੀ ੪, ਪਾਹ ੩, ੧ : ੧ (76) 
“ਸੰਤਨ ਮੋ ਕਉ ਹਰਿ ਮਾਰਗਿ ਪਾਇਆ।” 














ਪਾਇਆ 
(ਭਾਵ ਤੋਰਿਆ) 
- ਮਾਂਝ ੫, ੨੧, ੪ : ੧ (100) 





3, ਦਿਤਾ 
“(ਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ 
ਲਿਖਤੁ ਧੁਰਿ ਪਾਇਆ। ” ਰ 
-- ਸਿਰੀ ੫, ਪਹ ੪, ੧ : ੩ (77) 
4. ਉਪਾਇਆ ਭਾਵ ਪੈਦਾ ਕੀਤਾ 
ਪਾਇਆ। ” 


- ਮਾਝ ੧, ਵਾਰ ੩ਸ, ੨, ੨:੧(139) 


“ਮੂਰਖ ਗਣਤ ਗਣਾਇ ਝਗੜਾ ਪਾਇਆ। ” 
(ਭਾਵ ਖੜਾ ਕੀਤਾ) 
-- ਮਾਝ ੧, ਵਾਰ ੪ : ੬ (139) 
5. ਭਾਵ ਵਸਾਇਆ, ਬਰਸਾਇਆ 
“ਮੀਹੁ ਪਇਆ ਪਰਮੇਸਰਿ ਪਾਇਆ। ”? 
- ਮਾਝ ੫, ੩੯, ੧ : ੧ (105) 
6. ਲਗਾਣਾ, ਪਾਉਣਾ 
“ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ। ” 
-- ਮਾਝ ੩, ਅਸ ੨੫, ੩ : ੧ (124) 
“ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚ ਪਾਇਆ 
ਤੇਲ।” (ਪਾਉਣਾ) 
-- ਆਸਾ ੧, ੩੨, ੧ : ੧ (358) 
7. ਧੈਦਾ 
“ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਦੁ 
ਨ ਪਾਇਆ। ” 


-- ਗਉ ੫, ੧੬੪", ੧ : ੧ (216) 


“ਅਸਟ ਦਸੀ ਚਹੁ ਭੇਦੁ ਨ ਪਾਇਆ।” 
(ਲਭਿਆ, ਜਾਣਿਆ, ਪਾਲਿਆ) 


-" ਆਸਾਂ ੧, ੨੦, ੫ : ੩ (355) 


“ਗੁਰਿ ਪੂਰੈ ਨਾਨਕ ਹਰਿ ਪਾਇਆ।” (ਪਾ | 


ਲਿਆ) -- ਆਸਾ ੪, ੫੫, ੪ : ੨ (366) 
8. ਪਾ ਦਿਤਾ ਭਾਵ ਲਿਖ ਦਿਤਾ 
“ਜੋ ਕਰਿ ਪਾਇਆ ਸੋਈ ਹੋਗੁ।” (ਹੱਥ ਵਿਚ 
ਲਿਖ ਦਿਤਾ) 
-- ਗਉ ੫, ਸੁਖ ੧੬, ੨ : ੨ (284) 
“ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ 
ਧੁਰਿ ਲਿਖਿ ਪਾਇਆ। ” (ਦਿਤਾ) 
-- ਸੋਰ ੪, ਵਾਰ ੪ਸ, ੩, ੧ : ੪ (644) 


1505 











9. ਪਹਿਨਾਇਆ, ਗਲ ਪੁਆਇਆ 
“ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ 
ਤਿਨਿ ਵੇਮੁਖਿ ਵੇਮੁਖੇ ਨੋ ਪਾਇਆ।” 
-- ਗਉਂ ੪, ਵਾਰ ੧੨ਸ, ੪, ੧ : ੧ (306) 
“ਗੁਣ ਹਾਰੁ ਤੇ ਪਾਇਆ ਰੰਗੁ ਲਾਲੂ ਬਣਾਇਆ 
ਤਿਸੁ ਹਭੋਂ ਕਿਛੁ ਸੁਹੰਦਾ।” 
- ਜੈਤ ੫, ਛੰਤ ੧, ੩ : ੫ (704) 
10. ਭਾਵ ਸੁਟਿਆ ਵਡਾਇਆ 
“ਮਛੁਲੀ ਵਿਛੂੰਨੀ ਨੈਣ ਰੁੰਨੀ ਜਾਲੁ ਬਧਿਕਿ 
ਪਾਇਆ। ” 
-- ਆਸਾ ੧, ਛੰਤ ੫, ੩ : ੩ (439) 
11. ਡੇਗਿਆ, ਲਾਇਆ 
“ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ 
ਦੀਬਾਨਿ ਸਭਿ ਆਣਿ ਪੈਰੀ ਪਾਇਆ। ” 


- ਵਡ ੪, ਵਾਰ ੧੪ : ੨ (291) 


12. ਭਾਵ ਲਾਇਆ 


ਕਲਿਆਣ। ? 
- ਸੋਰ ੫, ੪੪, ੧": ੨ (619) 
13. ਵੇਖਿਆ 
“ਹਰਿ ਸੰਗਿ ਸਹਾਈ ਪਾਇਆ। ” 
-- ਸੋਰ ੫, ੫੯, ੧ : ੨ (623) 





14. ਭੋ ਗਿਆ 
“ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ 
ਭਈ ਹਮਾਰੀ।” 
- ਸੋਰ ਰਵਿ, ੧, ੨ : ੨ (658) 
15. (ਭੋਜਨ) ਛਕਿਆ 
“ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ , 
ਰੈਨਿ ਬਿਹਾਨੀ।” 
- ਮਾਰੂ ਕਬ, ੯, ੩ : ੧ (1105) 
16. ਰਸਤੀ 
“ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ 
ਜੀਉ ਪਾਇਆ। ” 


< ਆਸਾ ਕਬ, ੧, ੧ : ੧ (475) 
(ਸ਼ਬਦਾਰਥ, ਦਰਪਣ, ਸੰਥਿਆ ਇਥੇ ਅਰਥ 
“ਉਪਾਇਆ” ਪੈਦਾ ਕੀਤਾ ਕਰਦੇ ਹਨ ਤੇ ਨਿਰਣੈ 
“ਰਖਿਆ”) 
17. ਰਖਿਆ ਭਾਵ ਬੰਨਿਆ 





ਪੰਡੈ ਪਾਇਆ। ” 
ਰਹ ੧੧, ੯: ੧ (1171) 
ਪਾਇਆਥਾ -- ਪ੍ਰਾਪਤ ਕੀਤਾ ਹੈ 
“ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ 
ਪਾਇਆਥਾ। ” 
-ਮਾਰੂ ੫, ੧੨, ੧੯ : ੧ (1002) 
ਪਾਇਐ -- ।. ਪ੍ਰਾਪਤ ਕਰੀਦਾ ਹੈ, ਮਿਲਦਾ ਹੈ 
“ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ। ” 
- ਗੂਜ ੫, ਵਾਰ ੮ : ੬ (520) 
2. ਪ੍ਰਾਪਤ ਹੋਣ ਨਾਲ, ਪਾਣ ਨਾਲ, ਮਿਲਣ ਨਾਲ 
“ਇਤੁ ਧਨਿ ਪਾਇਐ ਭੂਖ ਲਥੀ ਸੁਖੁ ਵਸਿਆ 
ਮਨਿ ਆਇ।” 
-- ਮਾਰੂ ੩, ਵਾਰ ੧੭ਸ, ੩, ੧ : ੩ (1092) 


ਪਾਇਸਾ -=- ਪਾਉਂਦੇ ਹਨ, ਕਰਦੇ ਹਨ 


“ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ।”_ 


- ਸਿਰੀ ੪, ਵਾਰ ੨ਸ, ੧, ੨ : ੨ (83) 


ਹੋਰ ਰੂਪ - ਪਾਇਸੀ - _ 
“ਜੋ ਇਛੇ ਸੋ ਫਲੂ ਪਾਇਸੀ ਪੁਤੁ ਧਨੁ ਲਖਮੀ 
ਖੜਿ ਮੇਲੇ ਹਰਿ ਨਿਸਤਾਰੇ।” (ਪਾਵੇਗਾ, 
ਪ੍ਰਾਪਤ ਕਰੇਗਾ) 


- ਗਉ ੪, ਵਾਰ ੧੪ਸ, ੪, ੧: ੯ (307) 
ਪਾਇਹਿ -- 
“ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ 
ਪਾਇਹਿ ਥਾਇ ਜੀਉ।”” (ਪਾਉਂਦਾ ਹੈ) 
-- ਸਿਰੀ ੫, ਅਸ ੨੯, ੧੪ : ੩ (74) 
ਦੁਆਰੁ। ” (ਪਾਵੇਗਾ) 
- ਆਸਾ ੩, ਅਸ ੩੫, ੩ : ੨ (429) 


ਪਾਇਹੁ -- 


ਰ “ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ 


ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ 
ਮਹਾਂ ਹਤਿਆਰਿਆ।” (ਪਾਇਆ ਨੇ) 


- ਗਉਂ ੪, ਵਾਰ ੩੦ਸ, ੪, ੧ : ੧੧ (316) 


-” ਮਾਝ ੫, ੩੫, ੩ : ੨ (130) 


1506 





ਪਾਇਣਾ -- ਮਿਲਦਾ ਹੈ 
'ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ 
ਪਾਇਣਾ। ” ਰ੍ 
-- ਮਾਰੂ ੫, ਸੋਲਾ ੭, ਤੇ : ੩ (1078) 
ਪਾਇਤਾ -- ਪਾ ਦਿਤਾ 
“ਪਹਿਲੇ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ 
ਪਾਇਤਾ ਉਦਰੈ ਮਾਹਿ ।” 
- ਸਿਰੀ ੫, ਪਹ ੪, ੧ : ੧ (77) 
ਪਾਇਦਾ -- ਪਾਉਂਦਾ ਹੈ 
“ਮਨਿ ਚਿੰਦੀ ਸੋ ਫਲੂ ਪਾਇਦਾ। ” (ਪ੍ਰਾਪਤ ਕਰਦਾ 
ਹੈ) ___-- ਸਿਰੀ ੫, ਅਸ ੨੯, ੭ : ੨ (73) 
“ਗੁਰਮੁਖਾ ਨੋ ਫਲੂ ਪਾਇਦਾ ਸਚਿ ਨਾਮਿ ਸਮਾਈ।” 
(ਭਾਵ ਮਿਲਦਾ ਹੈ) 
-- ਗਉ ੪, ਵਾਰ ੧: ੪ (301) 
ਰੂਪਿ ਪਚਾਹਾ।” (ਪਿੜ ਬੰਨ੍ਹਦਾ) 
- ਸੋਰ ੪, ੬, ੩ : ੧ (606) 
“ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ 
ਉਪਾਈ ਜੀਅ ਜੰਤ।” (ਭਾਵ ਦਿੰਦਾ ਹੈ) 
-- ਕਾਨ ੪, ਵਾਰ ੬ਸ, ੪, ੧ : ੫ (1315) 


_ ਹੋਰ ਰੂਪ -- ਪਾਇਦੇ -- 


“ਹਲਤਿ ਪਲਤਿ ਸੁਖੁ ਪਾਇਢੇ ਜਪਿ ਜਪਿ 
ਰਿਦੈ ਮੁਰਾਰਿ।” (ਪਾਉਂਦੇ ਹਨ) 
- ਸਿਰੀ ੩, ੪੨, ੨ : ੨ (30) 
ਪਾਇਨਿ -- 1. ਪਾਉਂਦੇ/ਪ੍ਰਾਪਤ ਕਰਦੇ ਹਨ 
ਨਿਧਾਨੁ।” _-- ਸਿਰੀ ੩, ੪੯, ੧ : ੩ (32) 
“ਮੰਢਹੁ ਭੂਲੇ ਮੁੱਢ ਤੇ ਕਿਥੈ ਪਾਇਨਿ ਹਥੁ।” (ਪਾਉਣ) 
- ਗਉਂ ੪, ਵਾਰ ੨੭ਸ, ੫, ੨ : ੧ (315) 
ਹੋਰ ਰੂਪ - ਪਾਇਨੀ -- _ 
"ਮਨਮੁਖ ਮਹਲੂ ਨ ਪਾਇਨੀ ਕੂੜਿ ਮੁਠੀ 
ਕੂੜਿਆਰ। ” (ਪਾਉਂਦੇ) 
- ਸਿਰੀ ੩, ੫੩, ੨ : ੪ (34) 


- ਆਸਾ ੩, ਅਸ ੩੩, ੨ : ੨ (428) 


ਪਾਇਬਾ ਰ੍ 1507 


ਪਾਈ 





“ਚਾਕਰ ਨਹਦਾ ਪਾਇਨ੍ਿ ਘਾਉ।” 
ਕਰਦੇ) 
-- ਮਲਾ ੧, ਵਾਰ ੨੨ਸ, ੧, ੨ : ੭ (1286) 
ਪਾਇਨ੍ਹੀ -- 
“ਦੋਹਾਗਣੀ ਮਹਲੁ ਨ ਪਾਇਨੀ ਨ ਜਾਣਨਿ 
ਪਿਰ ਕਾ ਸੁਆਉ।” (ਪਾਉਂਦੀਆਂ) 


(ਲਾਂਦੇ, 


-- ਆਸਾ ੩, ਅਸ ੩੦, ੧ : ੧ (426) 


2. ਪਾਂਦੇ, ਪਹਿਨਦੇ 
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਘਾਇਨਿ 
ਤਗ। ” -- ਆਸਾ ਕਬ, ੨, ੧ : ੧ (475) 
ਪਾਇਬਾ -- ਪਾਇਆ ਭਾਵ ਕੀਤਾ 
“ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ 
ਦਰਸੁ ਨ ਪਾਇਬਾ। ”-- ਜੈਤ ੪, ੪, ੩:੧ (697) 
ਹੋਰ ਰੂਪ -- ਪਾਇਬੋ -- 
“ਪਾਰੁ ਕੈ ਸੇ ਪਾਇਬੋ ਰੇ।” (ਪਾਵਾਂ, ਹੋਵਾਂਗੇ) 
-- ਗਉ ਰਵਿ, ਅਸ ੧, ੧" : ੧ (346) 
ਪਾਇਯਉ -- ਪ੍ਰਾਪਤ ਕੀਤਾ, ਪਾਇਆ 
“ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ 
ਪਰਮ ਪਦੁ ਪਾਇਯਉ। ” 
- ਸਵ ੪, ਬਲ ੧ : ੭ (1405) 
ਪਾਈ -- ।. ਨਿਸਚਿਤ ਕੀਤੀ, ਅਨੁਮਾਨੀ 
“ਸਭ ਕੀਮਤਿ ਮਿਲਿ ਕੀਮਤਿ ਪਾਈ। ” 
-- ਆਸਾ ੧. ਸੋਦ ੨, ੨ : ੨ (9) 
2. ਪ੍ਰਾਪਤ ਕੀਤੀ, ਹਾਸਲ ਕੀਤੀ, ਮਿਲੀ 
ਧੁਰਿ ਮਸਤਕਿ ਲਿਖਿਆ ਲਿਖਾਸਿ। ” 
- ਗੂਜ ੪, ਸੋਦ ੪, ੪ : ੧ (10) 
“ਪੂਰੈ ਗੁਰਿ ਸਭ ਸੋਝੀ ਪਾਈ।” 
- ਗਉ ੩, ਅਸ ੩, ੧: ੨ (230) 
“ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ 
ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ 
ਢੋਈ ਨ ਪਾਈ।”” (ਮਿਲੀ) 
- ਸ਼ੂਹੀ 8, ੧੦, ੫ : ੨ (734) 
3. ਭਾਵ ਜਾਣੀ, ਲਖੀ ਰ੍ 


“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ 


ਕੀ ਸਾਰ ਨਹੀ ਮੂਲਿ ਪਾਈ।” 
-- ਸਿਰੀ ੧, ੨੮, ੨ : ੨ (24) 


4. ਕੀਤੀ 
“ਲੇਵੈ ਦੇਵੈ ਢਿਲ ਨ ਪਾਈ। ” (ਭਾਵ ਕਰਦਾ) 
-- ਸਿਰੀ ੧, ੩੦, ੧੯ : ੨ (25) 
“ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ 
ਪ੍ਭਿ ਆਪੇ ਜੀਉ।” 
-- ਮਾਝ ੫, ੩੪, ੧ : ੩ (104) 
5. ਧਰੀ, ਸਥਿਤ ਕੀਤੀ 
“ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ 
ਦੁਸਟੀ ਪਾਈ। ” 
-- ਸਿਰੀ ੩, ੪੫, ੨ : ੧ (31) 
“ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ 
ਹਉਮੈ ਪਾਈ।” 
“ਦੇ ਅਰ ੫... 9, -੨.2੧.(699) 
6. ਪਾਵਾਂ, ਪ੍ਰਾਪਤ ਕਰਾਂ 
“ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ 
ਪ੍ਰਭੁ ਸੋਇ। ” 
-- ਸਿਰੀ ੩, ੬੦, ੪ : ੪ (37) 
“ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ 
ਮਾਨ। ”” 
-- ਗਉ ੪, ਵਾਰ ੨੨ਸ, ੪, ੧ : ੪ (313) 
ਹੋਰ ਰੁਪ -- ਪਾਈ -- 
“ਜੈ ਤੁਮ ਦੇਹੁ ਸੋਈ ਸੁਖੁ ਪਾ੬4।” (ਪ੍ਰਾਪਤ 
ਕਰਦਾ ਹਾਂ) 
-- ਆਸਾਂ ੫, ੬੦, ੧ : ੨ (386) 
7. ਪੈਰੀਂ, ਚਰਨੀ 
“ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ 
ਪਾਈ ਜੀਉ ।” 
- ਮਾਝ ੫, ੨੩, ੧ : ੩ (101) 
ਹੋਰ ਰੂਪ -- ਪਾਈ -- 
“ਗਤਿ ਹੋਵੈ ਸੰਤਹ ਲਗਿ ਪਾਈਤੀ।” (ਚਰਨੀ) 
-- ਆਸਾਂ ੫, ੬੦, ੪ : ੨ (386) 
“ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ।” 
-- ਗਉਂ ੩, ੩੨, ੧" : ੨ (161) 
“ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ 
ਧੁਰਿ ਲਿਖਿ ਪਾਈ ਹੇ।” 
- ਮਾਰੂ ੩, ਸੋਲਾ ੧, ੧੫ : ੩ (1044) 


9. ਕਰ ਦਿਤੀ 


ਪਾਈ 





“ਤਾਪ ਗਏ ਪਾਈ ਪ੍ਰਭਿ ਸਾਂਤਿ।” 
`. -- ਗਉ ੫, ੧੨੮, ੧: ੧ (191) 
10. ਦਿਤੀ 
“ਮਹਾ ਕਸਾਬਿ ਛੁਰੀ ਸਟਿ ਪਾਈ।” 
-- ਰਾਮ ੫, ੫੦, ੨ : ੨ (898) 
11. ਰਚੀ, ਖਿਲਾਰੀ _ 
“ਮਾਇਆ ਮੋਹਿ ਨਟਿ ਬਾਜੀ ਪਾਈ।” 
- ਗਉ ੩, ਅਸ ੩, ੫ : ੧ (230) 
“ਬਾਜੀਗਰਿ ਜੈਸੇ ਬਾਜੀ ਪਾਈ।” 
- ਸੂਹੀ ੫, ੧, ੧ : ੧ (736) 
12. ਡੇਗੀ, ਪਾ ਦਿਤੀ 


ਆਣਿ ਸਭ ਪਾਈ। ” 
-- ਗਉ ੪, ਵਾਰ ੧੩ਸ, ੪, ੧ : ੬ (307) 
_ “ਸੰਤਾ ਸੰਗਤਿ ਨਰਕਿ ਨ ਪਾਈ। ” (ਸੂਟੀ ਜਾਂਦੀ) 
- ਮਾਰੂ ੫, ਅਸ ੮, ੮ : ੨ (1020) 
13. ਪੈਂਦਾ ਹੈ ਰ 
“ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ 
ਪਾਈ। ” -- ਆਸਾ ੧, ੧੬, ੨ : ੨ (353) 
14. ਪਟੀ, ਪੈਂਦੀ 
“ਕਹਾ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ 
ਨ ਪਾਈ। ” ਰ 
-- ਆਸਾ ੧, ੧੨, ੨ : ੨ (417) 
“ਜਾ ਕੈ ਅੰਤਰਿ ਦਰਦੁ ਨ ਪਾਈ।” (ਪਈ, 
ਉਠੀ) _-- ਸੂਹੀ ਰਵਿ, ੧, ੧” : ੨ (793) 
15. ਜੁਲਾਹੇ ਦੀ ਪੈਰਾਂ ਦੀ ਖੜਾ, ਪਉਏ _ 





“ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ . 


ਮਾਨਾਂ।” 
-- ਆਸਾ ਕਬ, ੩੬, ੩ : ੧ (484) 


16. ਪਨਘੜੀ ਦੀ ਪਿਆਲੀ ਜਿਸ ਦੇ ਥੱਲੇ ਛੇਕ ਰ 





ਹੁੰਦਾ ਹੈ ਜਿਸ ਰਾਹੀਂ ਪਾਣੀ ਪਿਆਲੀ ਵਿਚ 


1508 





ਪਾਂਈ 
ਸਬਦੁ ਤਨਿ ਭਸਮ ਦ੍ਰਿੜਈਆ। ” 


- ਬਿਲਾ ੪, ਅਸ ੪, ੧ : ੧ (835) 





“ਤਿਤੁ ਕਾਰਣਿ ਕਨਿ ਮੁੰਦਰਾ ਪਾਈ। ” (ਪਹਿਣੀਆਂ 
ਹਨ) 
- ਰਾਮ ੩, ਵਾਰ ੧੧ਸ, ੧, ੨ : ੧੦ (952) 
18. ਭਾਵ ਕੀਤੀ ਹੋਈ 


“ਸਤਿਗੁਰੁ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ 
ਅਰਦਾਸਿ ਜੀਉ।” 
- ਰਾਮ ਸੰਦ, ਸਦ ੨ : ੫ (923) 
19. ਭਾਵ ਲਈ 
“ਜਬ ਤੇ ਜਾਨਿ ਖਾਈ ਏਹ ਬਾਤਾ ਤਬ ਕੁਸਲ 
ਖੇਮ ਸਭ ਥੀਓ।” 
-- ਨਟ ੫, ੨, ੨ : ੧ (978) 
“ਐਸੀ ਜਾਨਿ ਪਾਈ। ” 
- ਮਾਰੂ ੫, ੨੦, ੧" : 
20. ਕੀਤੀ (ਮੁਹਾਵਰੇ ਵਿਚ) 
“ਭਾਉ ਲਾਗਾ ਗੋਬਿਦ ਸਿਉਂ ਘਾਲ ਪਾਈ ਥਾਇ।” 
- ਮਾਰੂ ੫, ੧੩, ੩ : ੧ (1002) 
21. ਪਏ, ਗਏ 
“ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ।” 
- ਮਾਰੂ ੧, ਅਸ ੬, ੫ : ੩ (1012) 
22. ਭਾਵ ਮਿਲਿਆ, ਸਕੀ 
“ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹਿ ਮਹਿ 
ਰਹਨੁ ਨ ਪਾਈ।” 
- ਸਾਰ ੫, ੧੭, ੧" 
23. ਭਾਈ, ਚੰਗੀ ਲਗੀ 
“ਪੈਨ੍ਣੂ ਖਾਣਾ ਚੀਤਿ ਨ ਪਾਈ।” 
- ਖੁਭਾ ੧, ੧੪, ੧ : ੩ (1331) 


੧ (1005) 


: ਦੇ (1207) 


ਪਾਈ' -- ਪਾਉਂਦਾ 





“ਜੇ ਜਾਣਾ ਲੜ ਛਿਜਣਾ ਪੀਡੀ ਪਾਈ ਗੰਢਿ।” 


-- ਸਲੋ ਫਰ, ੫ : ੧ (1378) 


ਭਰਦਾ ਰਹਿੰਦਾ ਹੈ ਤੇ ਜਦ ਪਿਆਲੀ ਭਰ ਪਾਂਈ - ।. ਧੈਰੀ' 


ਜਾਂਦੀ ਹੈ ਤਾਂ ਡੁਬ ਜਾਂਦੀ ਹੈ -! 1 


“ਮੁਹਲਤਿ ਪਨੀ ਪਾਈ ਭਰੀ ਜਾਨੀਅੜਾ ਘਤਿ 
ਚਲਾਇਆ।” 
-- ਵਡ ੧, ਅਲਾ ੧, ੧ : ੨ (579) 
17, ਪਹਿਨਾਂ, ਪਾਵਾਂ 
- “ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ 


ਜੋ ਪਾਥਰ ਕੀ ਪਾਂਈ ਪਾਇ।” 
ਰ੍ - ਭੈਰ ਕਬ, ੧੨, ੧ : ੩ (1160) 
2. ਪ੍ਰਾਪਤ ਕਰਾਂ 
ਹਰਿ ਪਾਂਈ।” 


== ਸਾਰ ੫੪, ੧੮, ੧" : 2 (1207) 


ਪਾਈਅਹਿ -- 1. ਪ੍ਰਾਪਤ ਕਰੀਦਾ/ਪਾਈਦਾ ਹੈ 


___ “ਤਾ ਜੀ ਦੇ, ਦਾਰ -” 2 ੨੧ ੧411 
“ਪਾਈਅਨਿ ਸਭਿ ਨਿਧਾਨ ਤੇਰੈ ਰੰਗਿ 
ਰਤਿਆ।” (ਪ੍ਰਾਪਤ ਕਰੀਦੇ ਹਨ) 
- ਗੂਜ ੫, ਵਾਰ ੭ : ੧ (519) 
2. ਰਖੀਏ, ਸੁਟੀਏ, ਸਾਂਭੀਏ 
“ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ 
ਵਾਰਿ।” -- ਮਾਝ ੧, ਵਾਰ ੧੨ : ੩ (143) 
3. ਪਈਦਾ 
“ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ 
ਮਰਣੇ।”” -- ਗਉ ੫, ਵਾਰ ੯ : ੨ (320) 
4. ਪਾਈਏ, ਪਹਿਨੀਏ 


“ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ . 


ਛਾਰ।” 
-- ਆਸਾ ੧, ਵਾਰ ੪ਸ, ੧, ੨ : ੭ (464) 
ਪਾਈਅਨੁ -- ਵਰਤਾਉਂਦਾ ਹੈ, ਪਾਉਂਦਾ ਹੈ 
ਆਪਿ।” -- ਗੂਜ ੫, ਵਾਰ ੧੩ : ੧ (521) 
ਪਾਈਅਨਿਿ - ਪਾਏ/ਧਕੇ ਜਾਂਦੇ 
ਪਿਆਰਾ।” -- ਗੂਜ ੩, ਵਾਰ ੧੨ : ੩ (513) 
2. ਪ੍ਰਾਂਪਤ ਕਰਦੇ ਹਨ 
“ਵਿਰਲੇ ਕੇਈ ਪਾਈਅਨਿ੍‌੍‌ ਜਿਨ੍ਹਾ ਪਿਆਰੇ ਨੇਹ। ” 
-- ਰਾਮ ੫, ੨੧ਸ, ੫, ੨ : ੨ (966) 
ਪਾਈਅਲੇ -- ਪ੍ਰਾਪਤ ਕੀਤੀ ਭਾਵ ਮਿਲੀ ਹੈ 
“ਐਸੀ ਗੁਰਮਤਿ ਪਾਈਅਲੇ। ” 


-- ਆਸਾਂ ੫, ੨੬, ੧" : ੧ (377) 


ਪਾਈਆ -- ।. ਪਾਇਆ, ਭਾਵ ਜਾਣਿਆ 
“ਵੇਲ ਨ ਪਾਈਆ ਪੰਡਤੀ ਜਿ ਹੋਵੇ ਲੇਖੁ ਪੁਰਾਣੁ।” 
`___= ਜਪੁ ੧, ੨੧ : ੧੧ (4) 
“ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ 
ਹੋਇ।” -- ਸਿਰੀ ੧, ੩, ੩ : ੨ (15) 


1509 





2. ਪਾਉਣੀ ਭਾਵ ਆਉਣੀ 
“ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। ” 
-- ਜਪੁ ੧, ੨੩ : ੧ (5) 
3. ਪਾਈ ਭਾਵ ਪ੍ਰਾਪਤ ਕੀਤੀ 
“ਤੁਧੁ ਵਿਣੁ ਸਿਧੀ ਕਿਨੈ ਨ ਪਾਈਆ।” 
-- ਆਸਾ ੧, ਸੋਦ ੨. ੩ : ੩ (9) 
ਪਾਈਆ। ? (ਪ੍ਰਾਪਤ ਕਰੀਏ/ਪ੍ਰਾਪਤ ਹੋਏ) 
- ਮਾਰੂ ੫, ਵਾਰ ੧੨ : ੧ (1098) 
4. ਪਾਈਆ, ਡਾਲੀਆਂ, ਪਹਿਣਾਈਆਂ 
“ਤਿਨ੍ਹ ਗਲਿ ਸਿਲਕਾ ਪਾਈਆ ਤੁਟਨ੍੍‌ 
ਮੋਤਸਰੀਆ।” 
-- ਆਸਾ ੧, ਅਸ ੧੧, ੩ : ੩ (417) 
5. ਸੁੱਟੀ ਰ੍ ਰ 
“ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਨਗਉਲੀ 
ਪਾਈਆ। ” 
-- ਰਾਮ ੩, ਅਨੰੰ ੧੦ : ੪ (916) 
6._ਰਖੀਆ, ਪਰੋਸੀਆਂ 
“ਨਾਨਕ ਭੂਸਰੀਆ ਪਕਾਈਆ ਪਾਈਆ ਥਾਲੈ 
ਮਾਹਿ।” 
- ਮਾਰੂ ੫, ਵਾਰ ੬ਸ, ੫, ੩ : ੧ (1096) 
ਪਾਈਐ -- 1. ਪ੍ਰਾਪਤ ਕਰੀਦਾ ਹੈ 
“ਨਾਨਕ ਨਦਰੀ ਘਾਈਐ ਕੂੜੀ ਕੂੜੈ ਠੀਸ। ” 
-- ਜਪੁ ੧, ੩੨ : ੫ (7) 
“ਤਾ ਦਰਗਹ ਸ਼ੈਸਣੁ ਪਾਈਐ। ? (ਭਾਵ ਮਿਲਦਾ 
ਹੈ) -- ਸਿਰੀ ੧, ੩੩, ੪ : ੨ (26) 
“ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ 
ਪਾਈਐ ਪਾਰੋ।” 
-- ਰਾਮ ੧, ਸਿਗੋ ੪ : ੧ (938) 
2. ਪਾਉਣਾ ਭਾਵ ਰਖਨਾ 
“ਭਉ ਵਟੀ ਇਤੁ ਤਨਿ ਪਾਈਐ।” 
-- ਸਿਰੀ ੧, ੩੩, ੨ : ੨ (25) 
“ਰਸੁ ਕਸੁ ਟਟਰਿ ਪਾਈਐ ਤਪੇ ਤੇ ਵਿਲਲਾਇ । ” 
(ਕੜਾਹੇ ਵਿਚ ਉਲਟ/ਪਾ ਦੇਈਏ) 
- ਮਾਝ ੧, ਵਾਰ ੧੧ਸ, ੧, ੨ : ੩ (143) 
3. ਪਾਉਣਾ ਭਾਵ ਉਪਰ ਡੋਲਣਾ/ਸੁਟਣਾ 
ਮਾਇ। ”-- ਸਿਰੀ ੧, ਅਸ ੧੫, ੮ : ੧ (63) 


ਪਾਏ 


ਘਰ 


1510 


੫ 





4. ਖਾਣ ਲਈ ਅਗੇ ਰਖੀਏ 
ਘਾਸੁ। ` 
== ਮਾੜ ੧, ੧੨ਸ, ੧, ੧ : ੬ (143) 
5. ਰਖੀਏ ਭਾਵ ਲਗੀਏ 
“ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ।” 
-- ਮਾਝ ੧, ਵਾਰ ੧੨ਸ, ੧, ੧: ੭ (143) 
6. ਪੈਂਦੀ ਭਾਵ ਆਉ 
“ਸਚੈ ਸਬਜਿ ਨੀਸਾਣਿ ਠਾਕ ਨ ਪਾਈਐ।” 
- ਮਾਝ ੧, ਵਾਰ ੧੮ : ੭ (147) 
7. ਪਾਣੀ (ਪਣ ਘੜੀ ਦੀ ਪਿਆਲੀ) ਦੇ 
“ਮੁਹਤੁ ਨ ਚਸਾ -ਵਿਲੰਮੁ ਭਰੀਐ ਪਾਈਐ। ” 
੮” ਮਾਂਝ ੧, ਵਾਰ ੨੦ ” 2 (147) 
“ਕੋ ਰਹੈ ਨ ਭਰੀਐ ਪਾਈਐ। ” 
-- ਆਸਾ ੧, ਵਾਰ ੫ : ੫ (465) 
8. ਉਲਟੀਏ 
“ਵਡਭਾਗੀ ਸਤਿਗੁਰੁ ਮਿਲੈ ਮੁਖ ਅੰਮ੍ਰਿਤੁ 
ਪਾਈਐ। ” 
- ਗਉ ੩, ੩੭, ੨ : ੨ (103) 
9. ਸਕੀਦਾ 
“ਹੋਨੁ ਨ ਪਾਈਐ ਰਾਮ ਕੇ ਦਾਸਾ।” 
-- ਗਉਂ ੫, ੮੨, ੧ : ੪ (180) 
“ਜਾਣੂ ਨ ਪਾਈਐ ਪਰ੍ਭ ਦਰਬਾਰਾ।” 


- ਸੂਹੀ ੫, ਅਸ ੧, ੪ : ੨ (759) 


10. ਪਾਈਏ, ਰਲਾਈਏ 
“ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ 
ਕਰਣੀ ਕਸੁ ਪਾਈਐ।” 
<< 1ਸਾਸਾ ੧, ੩੮. ੧ : ੧ (360) 
11. ਰਖੀਏ 
“ਪਤਿ ਪਰਵਾਣਾ ਪਿਛੇ ਪਾਈਐ ਤਾ ਨਾਨਕ 
ਤੋੜਿਆ ਜਾਧੈ।” 
-" ਆਸਾ ੧, ਵਾਰ ੧੧ਸ, ੧, ੨ : ੧੦ (469) 
“ਜਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ 
ਰੋਸੁ।” (ਭਾਵ ਡਕੀਏ) 
- ਮਾਰੂ ੧, ਅਸ ੨, ੪ : ੧ (1009) 
12. ਪਹਿਨੀਏ 
“ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ।” 


-- ਆਸਾ ੧, ਵਾਰ ੧੫ਸ, ੧.੨ :੫ (੪7) . 





13. ਪਾਏ ਜਾਂਦੇ 
“ਬਹੁੜਿ ਨ ਜੋਨੀ ਪਾਈਐ। ” 
-- ਸੇਰ ੫, ੫੯, ੩ : ੪ (624) 
“ਜਿਸੁ ਆਪਿ ਬੁਲਾਏ ਆਪਿ ਸੁ ਹਰਿ ਮਾਰਗਿ 
_ ਪਾਈਐ। ” -- ਸੋਰ ੪, ਵਾਰ ੪ : ੪ (644) 
14. ਪਈਏ 
_“ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ 
ਪਾਈਐ। ”-- ਸੋਰ ੫, ੮੯, ੧ : ੧ (630) 
15. ਪਾਂਦਾ 
“'ਤਿਨ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ 
ਹਰੇ ।” -- ਸੋਰ ੧, ਅਸ ੩, ੧ : ੨ (636) 
16. ਪਾ ਸਕਨਾ, ਜਾਣ ਸਕਨਾ 
ਨ ਪਾਈਐ। ” 
-- ਸੂਹੀ ੫, ੫੩, ਝੇ : ੨ (748) 
“ਅਗਮੁ ਅਗੋਚਰੁ ਮਿਤਿ ਨਹੀ ਪਾਈਐ 
ਘਟਾ ਆਧਾਰੁ।” 
-- ਸਾਰ ੫, ੮੬, ੨: ੧(1221) 


ਪਾਏ -- 1. ਪ੍ਰਾਪਤ ਹੁੰਦੇ 


“ਤਾ ਕੇ ਅੰਤ ਨ ਪਾਏ ਜਾਹਿ।” 
- ਜਪੁ ੧, ੨੪ : ੮ (5) 
“ਤਾ ਮਨੁ ਖੀਵਾ ਜਾਣੀਐ ਜਾ ਮਹਲੀ ਖਾਏ ਥਾਉ।” 
(ਪ੍ਰਾਪਤ ਕਰੇ) _-- ਸਿਰੀ ੧, ੫, ੨ : ੩ (16) 
“ਬਿਨੁ ਸਬਦੈ ਕਿਉ ਪਾਏ ਪਾਰੁ।” (ਭਾਵ ਪਾਰ 
ਲਗੇ/ਪਹੁੰਚੇ) -- ਬਿਲਾ ੩, ੬੨, ੮ : ੪ (842) 
ਹਰਿ ਭਜਹੁ।” ('ਮਹਾਨਕੋਸ਼” ਇਸ ਦੇ ਅਰਥ 
“ਧਰਮ ਦੇ ਚਰਨ” ਕਰਦਾ ਹੈ) 
- ਬਿਲਾ ੪, ੪੪ : ੨ (800) 
ਹੋਰ ਰੂਪ -- ਪਾਂਏ -- 
ਪਾਂਏ।”” (ਮਿਲ ਜਾਂਦੇ/ਪ੍ਰਾਪਤ ਹੁੰਦੇ ਹਨ) 
- ਸਾਰ ੫, ੨੩, ੧“ : ੨ (1208) 
2. ਪਾਉਂਦਾ, ਸਕਦਾ 
“ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ 
ਮਾਇ।” (ਦੇ ਸਕਦਾ ਹੈ) 
- ਸਿਰੀ ੫, ੯੧, ੩ : ੨ (50) 
“ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ।”” 


(ਦੇ ਸਕਦਾ ਹੈ) 

-- ਰਾਮ ੩. ਵਾਰ ੬ਸ, ੩, ੧ : ੪ (949) 
(ਮਹਾਨਕੋਸ਼ ਇਸ ਦੇ ਅਰਥ ਛਕਦਾ/ਖਾਂਦਾ ਹੈ 
ਕਰਦਾ ਹੈ) ਰ 

3. ਪਾਵੇ 
“ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ।” 
-- ਸਿਰੀ ੪, ਵਾਰ ੩ਸ, ੧, ੧ : ੪ (83) 
“ਬਹੁ ਕਰਮ ਕਰੈ ਕਿਛੁ ਥਾਇ ਨ ਪਾਏ।” 
(ਪਾਉਂਦਾ) ਰ੍ 
-- ਮਾਝ ਡੇ, ਅਸ ੩੦, ੫: ੨ (127) 
“ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੌ 
ਹਰਿ ਮਾਰਗਿ ਪਾਏ।” (ਪਾਂਦਾ ਹੈ) 


-- ਮਾਝ ੧, ਵਾਰ ੫ਸ, ੪, ੨ : ੨ (140). 


“ਸਾ ਸੇਵਾ ਪ੍ਰਭ ਭਾਵਸੀ ਜੋ ਪ੍ਰਭ ਪਾਏ ਥਾਇ। ” 
(ਭਾਵ ਕਬੂਲ ਕਰੇ) 
- ਸੂਹੀ ੩, ਅਸ ੪, ੮ : ੧ (757) 
4. ਪਾਏ ਗਏ, ਰਖੇ ਗਏ 
“ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ 
ਮੋਹਿ ਪਚਾਨੇ।” 
-- ਗਉ ੪, ੫੬, ੩ : ੨ (170) 
5, ਚਰਨੀ, ਚਰਨ 
“ਨਾਨਕ ਤਾ ਕੈ ਲਾਗਉ ਪਾਏ ।” 
-- ਗਉ ੫. ਸੁਖ ੧, ੩ : ੧੦ (263) 
ਕੇ ਧੋਵਾ ਸਦ ਪਾਏ।” 
-- ਵੰਡ ੫, ੯, ੪ : ੪ (564) 
6. ਡੇਗੇ, ਪਾ ਦਿਤੇ ੍ 


“ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ । 


ਆਪੇ ਆਣਿ ਤਿਨ ਕਉ ਪੈਰੀ ਪਾਏ।” 

`__- ਗਉ ੪, ਵਾਰ ੧੪ਸ, ੪, ੨ : ੧ (308) 
7. ਪਾਉਂਦਾ ਹੈ, ਰਖਦਾ ਹੈ ਰ 

`_ “ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ 

ਪਾਵਣਿਆ।” 

-- ਮਾਝ ੩, ਅਸ ੧੫, ੭ : ੩ (113) 

“ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ 

ਆਇ।” (ਪਾਉਂਦਾ ਹੈ, ਪੈਦਾ ਕਰਦਾ ਹੈ) 

-- ਗੁਜ ੩, ੫, ੨ : ੧ (490) 


“ਆਪੇ ਮਾਲੀ ਆਪਿ ਸਭੁ ਸਿੰਹੈ ਆਪੇ ਹੀ ਮੁਹਿ . 


1511 











ਪਾਏ।” (ਭਾਵ ਖਾਂਦਾ ਹੈ) 
- ਬਿਹਾ ੪, ਵਾਰ ੧੫ : ੨ (554) 
8. ਮਿਲਿਆ, ਪ੍ਰਾਪਤ ਕੀਤਾ 
“ਮੀਤਾ ਐਸੇ ਹਰਿ ਜੀਉ ਪਾਏ।” 
ਰ੍ -- ਦੇਵ ੫, ੨੭, ੧" : ੧ (533) 
“ਧਰਮੁ ਦਲਾਲੂ ਪਾਏ ਨੀਸਾਣੂ।” 
- ਸੂਹੀ ੩, ਵਾਰ ੧੩ਸ, ੧, ੧ : ੫ (789) 
10. ਪਾ ਕੇ 
“ਬਿਨੁ ਥੰਮਾ ਰਾਖੇ ਸਚੁ ਕਲ ਪਾਏ।” 
- ਮਾਰੂ ੧, ਸੋਲਾ ੧੭, ੬ : ੨ (1037) 
ਪਾਸ -- ।. ਕੋਲ, ਸਮੀਪ, ਨੇੜੇ 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ 
ਬਨਾਰਸਿ ਗਾਊਂ ਰੇ। ” 
- ਗਉ ਕਬ, ੬੬, ੧ : ੧ (336) 
ਮੇਲਿ ਲੀਏ ਪ੍ਰਭ ਪਾਸ । ” ਰ 
-- ਕਾਨ ੪, ੩, ੪ : ੨ (1295) 
2. ਪਾਸੋਂ, ਤੋਂ, ਕੋਲੋਂ 
“ਜਗਤ ਪਾਸ ਤੇ ਲੇਤੇ ਦਾਨੂ। ” 
੍ -- ਗੋਂਡ ੫, ੧੧, ੨ : ੧ (865) 
3. ਪਾਸੇ, ਤਰਫ ਰ 
“ਕਿਆ ਤਕਹਿ ਬਿਆ ਪਾਸ ਕਰਿ ਹੀਅੜੇ 
ਹਿਕੁ ਅਧਾਰੂ।” 
-- ਮਾਰੂ ੩, ਵਾਰ ੧੧ਸ, ੫, ੩ : ੧ (1098) 
4. ਪਾਸਕੂ ਦੇ, ਵਾਧੂ ਦੇ 
“ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ 
_ਨਿਧਾਨਾ।” 
-- ਪ੍ਰਭਾ ਕਬ, ੨, ੩ : ੨ (1349) 
ਪਾਸ। ” _ -- ਸਲੋ ਫਰ, ੨੧ : ੧ (1379) 
ਪਾਸਹੁ - ।. ਕੋਲੋ 
“ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ।” 
- ਸਿਰੀ ੪, ਵਾਰ ੯ : ੨ (86) 
2. ਪਾਸਿਆਂ ਤੋਂ 
__ “ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ। ” 
- ਸੂਹੀ ੧, ੩, ੨ : ੧ (729) 


ਪਾਸਾ -- 1. ਚੋਪੜ ਦੀ ਖੇਡ ਦੀ ਗੋਟ 


“ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ 


ਢਾਲਿ ਜੀਉ।” 
- ਸਿਰੀ ੧, ਅਸ ੨੯, ੨ : ੩ (71) 
“ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ 
ਮਨੁ ਜਿਣਿ ਪਾਸਾ ਢਾਲਿਆ। ” (ਭਾਵ ਖੇਡ ਖੇਡੀ) 
` -- ਸਿਰੀ ੪, ਛੰਤ ੧, ੩ : ੪ (78) 
2. ਪਾਸ/ਨੇੜੇ 
“ਹਰਿ ਮੇਲਹੁ ਸੰਤ ਜੀਉ ਗੋਵਿੰਦ ਪ੍ਰਭ ਪਾਸਾ 
ਜੀਉ।” -- ਮਾਝ ੪, ੬੯, ੪ : ੨ (175) 
“ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ 
ਅਜਹੁ ਬੰਨਾਰਸੀ ਆਸ ਪਾਸਾ। ” (ਨੇੜੇ ਤੇੜੇ 
- ਮਲਾ ਰਵਿ, ੨, ੩ : ੧ (1293) 
3. ਕੋਲ, ਪਾਸ 
“ਐਸੀ ਰਹਤ ਰਹਉ ਹਰਿ ਪਾਸਾ।” 
ਰ੍ `.- ਗਉਂ ਕਬ, ੧੮, ੪ : ੨ (327) 
“ਦੁਖੁ ਸੁਖੁ ਹਮਰਾ ਤਿਸ ਹੀ ਪਾਸਾ।” 


--ਭੈਰ ੫, ੩੨, ੪ : ੨ (1145) 


4. ਤਰਫ, ਦਿਸਹ, ਓਰ 
“ਛਛਾ ਇਹੈ ਛਤ੍ਪਤਿ ਪਾਸਾ।” (ਭਾਵ ਰਸਤਾ, 
ਮਾਰਗ)-- ਗਉਂ ਕਬ, ਬਾਅ ੧੩ : ੧ (340) 
5. ਚੋਪੜ ਭਾਵ ਸੰਸਾਰ 
“ਆਪੇ ਖਾਸਾ ਆਪੇ ਸਾਰੀ। ” 
- ਮਾਰੂ ੧, ਸੋਲਾ ੧, ੫ : ੨ (1020) 
6. ਪਾਸੋਂ, ਕੋਲੋਂ 
“ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ 
ਸਤਿਗੁਰ ਪਾਸਾ ਹੇ।” ਰੰ 
ਰਲ ਦਿਨ 
7. ਭਾਵ ਨਾਲ 
“ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ 
ਪਾਸਾ। -- ਸਾਰ ੪, ਵਾਰ ੨੬ : ੫ (1247) 
ਪਾਸਾਰ -- 1. ਖਿਲਾਰ, ਵਿਸਤਾਰ 
_ “ਕਈ ਬਾਰ ਪਸਰਿਓ ਪਾਸਾਰ।” 
ਰ੍ -- ਗਉ ੫, ਸੁਖ ੧੦, ੭ : ੫ (276) 
` 2, ਪਸਾਰੀ 
ਨੀ ਤਰ 


-- ਸਲੋ ੫, ੧੭ : ੨ (1425) 





“ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ।” (ਲੈਣ/ਦੇਣ 
ਦਾ ਪਾਸਾਰ/ਵਪਾਰ) 
- ਮਾਝ ੩, ਅਸ ੧੧, ੭ : ੧ (116) 
“ਸਾਂਗੁ ਉਤਾਰਿ ਥੰਮ੍੍‌ਿਓ ਪਾਸਾਰਾ। ” (ਭਾਵ ਸ੍ਰਿਸ਼ਟੀ, 
- ਸੂਹੀ ੫, ੧, ੧ : ੩ (736) 
- ਸੂਹੀ ੩, ਅਸ ੨, ੭ : ੨ (754) 
ਪਾਸਾਰਿਆ -- ਪਸਾਰੇ, ਖਿਲਾਰ 
“ਕੌਠੇ ਮੰਡਪ ਮਾੜੀਆ ਲਾਇ ਬੈਠੇ ਕਰਿ 
ਪਾਸਾਰਿਆ। ” 
`. -- ਆਸਾ ੧, ਵਾਰ 22 : > (472) 
ਪਾਸਾਰੀ -- ।. ਪਾਸਾਰ, ਖਿਲਾਰਾ 
“ਝੂਠਾ ਡੰਫੁ ਝੂਠੁ ਪਾਸਾਰੀ।”_ 
-- ਗਉ ੫, ਸੁਖ ੧੯, ੫ : ੮ (288) 
2. ਸੋਦਾ ਖਿਲਾਰਨ ਵਾਲਾ, ਜੌਹਰੀ _ 
“ਆਪਹਿ ਰਤਨ ਜਵਾਹਰ ਮਾਨਿਕ ਆਧੈ ਹੈ 
ਪਾਸਾਰੀ। ? 

- ਕੇਦਾ ਕਬ, ੨, ੩ : ੧ (1123) 
ਪਾਸਾਰੁ -- ਖਿਲਾਰ, ਵਿਸਤਾਰ ਰ੍ 
“ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ। ” 

ਰ੍ - ਸਿਰੀ ੫, ੯੫, ੪ : ੧ (51) 
“ਆਪੇ ਸੂਖਮੁ ਭਾਲੀਐ ਆਪੇ ਪਾਸਾਰੁ। ” (ਪ੍ਰੰਤਖ 
ਖਿਲਾਰ) __-- ਬਿਹਾ ੪, ਵਾਰ ੨੧ : ੨ (556) 
ਪਾਸਾਰੇ -- ਪਸਾਰਾ, ਖਿਲਾਰਾ 
“ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ 
`ਪਾਸਾਰੇ।” _-- ਆਸਾ ੫, ੩੬, ੩ : ੧ (379) 
ਪਾਸਿ -- 1. ਕੋਲ, ਅਗੇ 
“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ 
ਗੁਰ ਪਾਸਿ। ”-- ਗੂਜ ੬, ਸੋਦ ੪, ੧ : ੧ (10) 


। “ਮਨੁ ਬੇਚੈ ਸਤਿਗੁਰ ਕੈ ਪਾਸਿ।” 


-- ਗਉ ੫, ਸੁਖ ੧੮, ੨ : ੫ (286) 
2. ਫਾਹੀ ਵਿਚ ਭਾਵ ਕੋਲ 
“ਜਿਨ ਹਰਿ ਹਰਿ ਹਰਿਰਸੁ ਨਾਮੁ ਨ ਪਾਇਆ 
ਤੇ ਭਾਗਹੀਣ ਜਮ ਪਾਸਿ।” 


- ਗੂਜ ੪, ਸੋਦ ੪, ੩ : ੧ (10) 


ਪਾਸੀ 


1513 


ਪਾਹਣ 





3. ਹਵਾਲੇ 
“ਜੀਉ ਪਿੰਡੁ ਸਭੁ ਤੇਰੈ ਪਾਸਿ। ” 
-- ਸਿਰੀ ੧, ੩੧, ੩ : ੪ (25) 
4. ਨੇੜੇ, ਨਿਕਟ ਆਲੇ ਦੁਆਲੇ 
“ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ 
ਕ੍ਰੋਧੁ ਚੰਡਾਲ।” 
-- ਸਿਰੀ ੪, ੬੬, ੩ : ੩ (40) 


“ਜਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ 


ਦੂਰਿ ਹੈ ਪਾਸਿ।” 


- ਸਿਰੀ ੪, ਵਾਰ ੯ : ੩ (86) | 


5. ਪਾਸ, ਕੋਲ 
ਪਾਸਿ।” -- ਸਿਰੀ ੫, ੯੯, ੪ : ੧ (52) 
“ਸਾਹਿ ਪਠਾਇਆ ਸਾਹੈ ਪਾਸਿ। ” 
-- ਆਸਾ ੫, ੬, ੨: ੧372) 
6. ਪਾਸੇ, ਵਖ 
“ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ।” 
-- ਆਸਾ ੧, ਵਾਰ ੨੨ਸ, ੨, ੩ : ੩ (474) 
“ਉਂਦਰ ਦੂੰਦਰ ਪਾਸਿ ਧਰੀਜੈ। ” (ਇਕ ਪਾਸੇ) 
-- ਰਾਮ ੧, ਅਸ ੫, ੮ : ੧ (905) 
7. ਬਰਾਬਰ ਦਾ, ਤੁਲ ਰ੍ 
“ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ 
ਹੋਰੁ ਸਰੀਕੁ ਨਾਹੀ ਤੁਧੁ ਪਾਸਿ।” 
- ਬਿਹਾ ੪, ਵਾਰ ੨ : ੨ (549) 
8. ਤਰਫ, ਪਾਸੇ, ਪਾਸਾ 
“ਕੇਤੜਿਆ ਜੁਗ ਵਾਪਰੇ ਇਕਤੁ ਪਇਆ 
ਪਾਸਿ।”” -- ਸਲੋ ਫਰ, ੬੭ : ੨ (13681) 
ਪਾਸੀ -- 1. ਪਾਵੇਗਾ 
“ਕੂਡਿ ਲਬਿ ਜਾਂ ਥਾਇ ਨ ਪਾਸੀ ਅਗੈ' ਲਹੈ ਨ 
ਠਾਉ।” _ -- ਵਡ ੧, ਅਲਾ ੫, ੧ : ੩ (581) 
2. ਨਾਲ ਰ 
“ਸੋ ਜਨੁ ਮਿਲਿਆ ਹਰਿ ਪਾਸੀ।” 
-- ਬ਼ਿਲਾ ੪, ੭, ੨ : ੪ (801) 
3. ਕੋਲ, ਪਾਸ 
ਤੁਮ ਹੀ ਪਾਸੀ।” 


-" ਸਾਰ ੫, ੫੧, ੧ : ੨ (1214) 


ਪਾਸੁ - ।. ਨਿਕਟਤਾ, ਸੰਗ 


“ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ 
ਪਾਸੁ ਛਡਿ ਗੁਰ ਪਾਸਿ ਬਹਿ ਜਾਇਆ।” 
. _=- ਗੋਉ ੪, ਵਾਰ ਦਸ, ੪, ੨ : ੫ (304) 
“ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ 
ਛੋਡੈ ਪਾਸੁ।” 
-- ਰਾਮ ੩, ਵਾਰ ੭ਸ, ੩, ੨ : ੬ (949) 
“ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ। ” (ਸੰਗਤ) 
- ਮਾਰੂ ਕਬ, ੮, ੪ : ੧ (1104) 

2. ਪਾਸਾ, ਪੱਖ 

“ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ 

ਪਾਸੁ। ” -- ਸਲੋ ਫਰ, ੧੦੧ : ੨ (1383) 

ਕਰਤ ਨ ਛੋਡਿਓ ਪਾਸੂ ।”” 

-- ਸਵ ੪, ਕੀਰ ੧ : ੧ (1405) 
ਪਾਸੇ - ।. ਕੋਲ, ਪਾਸ 
ਮਰੀ ਦੀ 
ਪਾਸੇ ਰਾਮ ਰਾਜੇ।” 

-- ਆਸਾ ੪, ਛੰਤ ੧੭, ੧ : ੧ (449) 
2. ਸਰੀਰ ਦੇ ਅੰਗ 

“ਕੰਚਨ ਵੰਨੇ ਪਾਸੇ ਕਲਵਤਿ ਚੀਰਿਆ। ” 

-- ਆਸਾ ਫਚ, ੨, ੪ : 2 (466) 
3. ਨਿਕਟ, ਕੋਲ 

“ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ।” 

- ਮਾਰੂ ੫, ਸੋਲਾ ੬, ੮ : ੧ (1077) 
ਪਾਸੈ -- ਪਾਸੇ (ਚੋਪੜ ਦੀ ਖੇਡ) ਵਿਚ _ 
“ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ 

ਸਾਰੀ।” -- ਮਾਰੂ ੧, ਸੋਲਾ ੧੧, ੪ : ੨ (1015) 

ਪਾਹ -- ਪੈ, ਪਉ 
“ਰਿ ਤਹ ਪਲ ਮਰਿ ਉਮਰ ਸਿਚ 
ਪਗਿ ਪਾਹ। ” 
-- ਕਾਨ ੪, ਵਾਰ ਪਸ, ੪, ੧ : ੩ (1314) 
ਪਾਹਣ =- ਪਥਰ 
“ਜਿਸੁ ਪਾਹਣ ਕਉ ਠਾਕੁਰੁ ਕਹਤਾ। ” 
-- ਸੂਹੀ ੫, ੯, ੨ : ੧ (739) 
ਹੋਰ ਰੁਪ -- ਪਾਹਣੁ -- 

“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਾਹਿ 

ਬੂਡਹਿ ਤੇਹਿ।” (ਭਾਵ ਪੱਥਰ ਦੀ ਮੂਰਤੀ) 


ਪਾਹਨ 1514 


ਵਜ 





- ਸੋਰ ੧, ਅਸ ੪, ੬ : ੨ (637) 
ਪਾਹਨ -- ਪਥਰ 
ਜਿਸੁ ਸਿਮਰਤ ਡੂਬਤ ਪਾਹਨ ਤਰੇ।” 
-- ਗਉਂ ੫, ੯੦, ੩ : 8 (103) 
“ਜਿਸੁ ਪਾਹਲ ਕਉ ਪਾਤੀ ਤੋਰੈ ਸੋ ਪਾਹਨ 
ਨਿਰਜੀਉ।” (ਪਥਰ ਦੀ ਮੂਰਤੀ) 
- ਆਸਾ ਕਬ, ੧੪, ੧ : ੨ (479) 
“ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ 
ਸਬਦਿ ਗੁਰ ਤਾਰੇ।” (ਜੜ੍ਹ ਬੁੱਧੀ ਵਾਲੇ, ਪੱਥਰ) 
- ਨਟ ੪, ਅਸ ੨, ੧" : ੨ (981) 
ਪਾਹਰੂਆਰਾ -- ਪਹਿਰੇਦਾਰ, ਚੌਕੀਦਾਰ 
“ਪਾਹਰੂਅਰਾ ਛਬਿ ਚੋਰੁ ਨ ਲਾਗੈ।” 


- ਆਸਾ ੧, ੨੦,੪ :੨ (355). 


ਪਾਹਾ -- 1. ਅਸੀਂ ਪਾਈਏ, ਪਾਇਆ 
- ਗਉ ੪, ੬੫, ੩ : ੩ (173) 


ਪਾਹਾ।” - ਸੋਰ ੩, ੨, ੪ : ੩ (600) 
2. ਪਈਏ 
“ਸਾਧ ਜਨਾ ਕੀ ਚਰਣੀ ਪਾਹਾ। ” 

-..= ਸੂਹੀ ੫, ੨੬, ੧" : ੨ (742) 
3. ਪਾਸੋਂ, ਕੋਲੋਂ 


“ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ।” 
- ਬਿਲਾ ੫, ਛੰਤ ੧, ੨ : ੨ (845) 
1. ਵੇਖੋ “ਪਹਾਰਾ” ਜਿਥੇ ਸੁਨਿਆਰ 
_ਬਹਿ ਕੇ ਕੰਮ ਕਰਦਾ ਹੈ 
“ਜਤੁ ਪਾਹਰਾ ਧੀਰਜੁ ਸੁਨਿਆਰੁ।” 


ਖਾਹਾਰਾ = 


<< 'ਜਿਘ $, ੩੮ ? ੧ (੬) ` 


2. ਪਸਾਰਾ, ਅਡੰਬਰ ਰ੍ 
“ਨਿੰਦਕ ਕਾ ਪਰਗਟਿ ਪਹਾਰਾ।” 
- ਗੋਂਡ ਰਵਿ, ੨, ੪ : ੨ (875) 
ਹੋਰ ਰੂਪ -- -ਪਾਹਾਂਰੈ -- 
“ਪਰਗਟਿ ਪਾਹਾਰੈ ਜਾਪਦਾ।” (ਪਸਾਰੇ ਭਾਵ 
ਸੰਸਾਰ ਵਿਚ) ਰ੍ 
- ਸਿਰੀ ੧, ਅਸ ੨੮, ੩ : ੧ (71) 
ਪਾਹਿ -- 1. ਪੈਂਦੇ ਹਨ, ਜਾਂਦੇ ਹਨ ` 
“ਦੇਦਾ ਦੇ ਲੈਦੇ ਥਕਿ ਪਾਹਿ।” 





-" ਜਪੁ ੧, ੩ : ੧੧ (2) 
“ਕੇਤੇ ਲੈ ਲੈ ਮੁਕਰੁ ਪਾਹਿ।” __ 
-- ਜਪੁ ੧, ੨੫ : ੬ (5) 
2. ਪ੍ਰਾਪਤ ਕਰਦਾ ਹੈ 
“ਜਿਵ ਫੁਰਮਾਏ ਤਿਵ ਤਿਵ ਖਾਹਿ।” 
ਜਨ ਜਿ ੧, 1੮. 2 ਦਿ (41 
ਹੋਰ ਰੂਪ -- ਪਾਂਹਿ -- 
“ਸਚੀ ਗਾਸੀ ਸਚੁ ਧਨੁ ਉਤਮ ਪਦਵੀ ਖਾਂਹਿ।” 
(ਪ੍ਰਾਪਤ ਕਰਦੇ ਹਨ) 
- ਸਲੋ ੩, ੫੩ : ੩ (1419) 
3. ਲਗਣਾ, ਤਤਪਰ ਹੋਣਾ 
“ਕੇਤੇ ਆਖਹਿ ਆਖਣਿ ਪਾਹਿ।” 


-- ਜਪੁ ੧, ੨੬, ੧੯ (6) 


4. ਕੋਲ, ਨੋੜ, ਸਮੀਪ 
“ਅੰਧੇ ੰਧ ਤੂੰ ਬੈਠਾ ਕੰਧੀ ਪਾਰਿ।” 
-- ਸਿਰੀ ੫, ੭੪, ਰਲ ੧ (43) 


. ਪਾਣ ਨਾਲ, ਰਲਾਣ ਨਾਲ 
ਰਹ 
ਜਾਇ।” 
- ਮਾਝ ੧, ਵਾਰ ੭ਸ, ੧, ੨ : ੪ (141) 
“ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ 
ਪਾਹਿ। ” 
-- ਮਾਝ ੧, ਵਾਰ ੨੪ਸ, ੧, ੧ : ੧ (149) 
7. ਪਾਈ ਜਾਂਦੀ 
“ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ।” 
-- ਗੋਉ ੩, ੨੮, ੧ : ੩ (160) 
ਨ. ਅੰਗੇ, ਕੋਲ, ਸਨਮੁਖ 
“ਕਹੂ ਬੇਨੰਤੀ ਅਪੁਨੇ ਸਤਿਗੁਰ ਪਾਹਿ।” 
- ਗਉ ੫, ੯੦, ੧” : ੧ (182) 
9. ਪਾਸ, ਕੋਲ 
'ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਥ ਕੈ ਪਾਹਿ।” 
-- ਗਉ ੫, ਬਾਅ ੧੮ : ੧ (253) 


“ਅੰਤਰਿ ਕੀ ਗਤਿ ਤੁਮ ਹੀ ਜਾਨੀ ਤੁਝ ਰੀ. . . 


ਪਾਹਿ ਨਿਬੇਰੋ।” (ਪਾਸ ਹੀ) 
-- ਸੋਰ ੫, ੩੫, ੧ : ੧ (618) 
10. ਆ ਧੈਣੇ 
“ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ।” 





-- ਸਲੋ ੩, ੪ : ੩ (1413) 


- ਮਾਝ ੧, ਵਾਰ ੨੪ਸ, ੧, ੧ : ੩ (149) 
2. ਪਾਏ, ਸੁਟੇ ਜਾਣਗੇ 
“ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ 
ਕਿਥਾਊ ਪਾਹੀ।” 
- ਮਾਝ ੧, ਵਾਰ ੨੬ਸ, ੧, ੧ : ੫ (1493) 
“ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ 
ਥੁਕ ਫੁਕ ਮੁਹਿ ਪਾਹੀ। (ਪਾਈਆਂ ਜਾਂਦੀਆਂ 
ਹਨ) 
-- ਗਉ ੪, ਵਾਰ ੧੫ਸ, ੪, ੨ : ੨ (30) 
3. ਪ੍ਰਾਪਤ ਕਰਨਾ 
“ਸੁਖੋ ਸੁਖੁ ਪਾਹੀ।” 


-- ਆਸਾ ੫, ੧੪੩, ੩ : ੨ (407) 


4. ਪਾਂਦੇ, ਪਾਉਂਦੇ 
“ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ 
ਗਾਹੁ ਕਿ ਪਾਹੀ।” 
- ਗੂਜ ਭ੍ਰਿਲੋ, ੧, ੪ : ੨ (526) 
ਪਾਹੀ -- 1. ਪਾਸ, ਕੋਲ 
“ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ 
ਅੰਮ੍ਰਿਤੁ ਗੁਰ ਪਾਹੀ ਜੀਉ।” 
--' ਸੈਰ ੧, ੯, ੧ : ੧ (598) 
2. ਪ੍ਰਾਪਤ ਹੁੰਦਾ ਹੈ 
ਬਚਨੀ ਫਲੁ ਪਾਹੀ ਜੀਉ।” 
-- ਸੋਰ ੧, ੯, ੪ : ੧ (598) 
“ਮੀਨੁ ਬਿਛੋਹਾ ਨ ਸਹੈ ਜਲ ਬਿਨੁ ਮਰਿ ਪਾਹੀ। ” 
(ਪੈਂਦੀ ਹੈ) 


>> ਐੱਦਾ ੪, ਛੱਤੇ ੧. ੨ :2(1122) 


ਪਾਂਹੀ =- ।. ਪਾਉਂਦੇ ਹਨ 
“ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ 
ਪਾਂਹੀ।” _=ਸਾਰ ੫, ੧੬. 2 : 21207) 


_ [5 





2. ਪੈਂਦਾ ਹੈ 
“ਅਨਿਕ ਜਤਨ ਕਰਿ ਰਹਣੁ ਨ ਪਾਵੈ ਆਚੁ 
ਕਾਦੁ ਢਰਿ ਪਾਂਹੀ। 
-- ਮਲਾ ੧, ਅਸ ੨, ੧ : ੨ (1274) 
ਪਾਹੁ - 1. ਪਵੋ, ਪੈ ਜਾਉ 
“ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ। ” 
-- ਸਿਰੀ ੫, ੭੭, ੧ : ੩ (44) 


2. ਲਾਗ 
“ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ 
ਹੋਇ।” 
-- ਆਸਾ ੧, ਵਾਰ ੧੧ਸ, ੧, ੧ : ੫ (468) 
3. ਪਾ ਦਿਓ, ਪਾਓ 
“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ 
ਪਾਹੁ।”? (ਭਾਵ ਲਗ ਜਾਉ) 
-- ਸੋਰ ੪, ਵਾਰ ੨੨ਸ, ੩, ੧ : ੨ (651) 
“ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ 
ਲਏ ਵੇਮੁਖ ਭਸੁ ਪਾਹੂ। ” 
-- ਬਿਲਾ ੪, ਵਾਰ ੭ : ੩ (852) 
ਪਾਹੁਚਾ -- ਵਿਆਹ ਦਾ ਸੱਦਾ __ 
“ਘਰਿ ਘਰਿ ਏਹੋ ਪਾਹੂਚਾ ਸਦੜੇ ਨਿਤ ਪਵੰਨਿ।” 
-- ਗਉ ੧, ੨੦, ੪ : ੧ (157) 
ਹੋਰ ਰੂਪ -- ਪਾਹੁੰਚਾ -- 
“ਘਰਿ ਘਰਿ ਏਹੋ ਪਾਹੁੰਚਾ ਸਦੜੇ ਨਿਤ 
ਪਵੰਨਿ।” -- ਗਉ ੧, ਸੋਹ ੧,੪:੧(12) ` 
ਪਾਹੁਣਾ -- ਮਹਿਮਾਨ, ਪ੍ਰਾਹੁਣਾ 
“ਸੁੰਵੇ ਘਰ ਕਾ ਪਾਰੁਣਾ ਜਿਉ ਆਇਆ ਤਿਉ 
ਜਾਇ।” -- ਸਿਰੀ ੩, ੫੪, ੩ : ੩ (34) 


-- ਗੁਜ ੩, ਵਾਰ ੨੧ਸ, ੩, ੧ : ੨ (517) 
ਪਾਹੁਣਿਆ - ਪਾਾਹੁਣੇ, ਮਹਿਮਾਨ 
“ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ 
ਹਭਿ ਪਾਹੁਣਿਆ।” 
-- ਆਸਾ ੫, ਛੰਤ ੪, ੩ : ੩ (455) 
ਪਾਹੁਣੀ -- ਪ੍ਰਾਹੁਣੀ, ਮਹਿਮਾਨ 
“ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ 
ਬਲਿ ਰਾਮ ਜੀਉ। - ਸੂਹੀ ੧, ਛੰਤ ੧, ੧:੧ (763) 


ਪਾਹੁਨ 1516 ਪਾਕੁ 


ਪਾਹੁਨ -- ਮਹਿਮਾਨ, ਪਾਹੁਣੇ ਪਾਕਸਾਰ -- ਰਸੋਈ, ਭੋਜਨ ਬਣਾਨ ਦਾ ਸਥਾਨ 
“ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ | _“ਅਪਰਸ ਕਰਤ ਪਾਕਸਾਰ। ” 











ਬਧਾਏ।” _-- ਗਉ ੫, ੧੫੨", ੧ : ੧ (212) - ਸਾਰ ੫, ੧੩੧, ੨ : ੩ (1229) 
ਹੋਰ ਰੂਪ -- ਪਾਹੁਨੜੇ -- ਪਾਕਸਾਲ -- ਰਸੋਈ, ਵੇਖੋ “ਪਾਕਸਾਰ” 
“ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ।” “ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ 
(ਪ੍ਰਾਹੁਣੇ)-- ਆਸਾ ੫, ਛੰਤ ੪, ੩ : ੩ (452) ਹਰਿ ਰਾਏ।” -- ਮਲਾ ੫, ੧, ੨ : ੨ (1266) 
ਹੁ ਰ ਪਾਕਨਿ -- ਪਕਨ, ਰਸੀਲੇ ਹੋਣ 
“ਚਾਰਿ ਦਿਵਸ ਕੇ ਪ੍ਰਾਹੁਨੇ ਬਡ ਬਡ ਰੂੰਧਹਿ | “ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ।” 
ਠਾਉ।  _-- ਸਲੋ ਕਬ, ੬੪ : ੨ (1367). - ਸਲੋ ਕਬ, ੧੩੪ : ੧ (1371) 
ਮਰ ਪਾਕੜਿਆ -- ਪਕੜਿਆ, ਕਾਸ਼ੁ ਕੀਤਾ 
- ਗਉ ਕਬ, ੫੦, ੧੯" 2? ੨ (333) ਪਾਕੜਿਆ। ” 
2. ਲਾਗ, ਮਾਇਆ ਦੀ ਅਗਿਆਨਤਾ ਦੀ ਪਾਹ | - ਆਸਾ ਡੇ, ਪਟੀ ੨ : ੨ (434) 








“ਗੁਰੁ ਕੁੰਜੀ ਪਾਰੂ ਨਿਵਲੁ ਮਨੁ ਕੋਠਾ ਤਨ ਛਤਿ।” । ਪਾਕੜੀ -- ਪਕੜੀ/ਕਾਬ ਕੀਤੀ 
` ਸਾਰ ੪, ਵਾਰ ੧ੈਸ, ੨, ੧ : ੧ (1237) | “ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹ।” 


ਪਾਹੂਚਾ -- ਪਹੁੰਚ, ਤਾਕਤ, ਪਾਇਆ -- ਸਿਰੀ ੧, ਅਸ ੪, ੧ : ੩ (55) 
ਉਪ ਜਹ 'ਹਜਨ ਲੀ ਤਹ 'ਕਧ ਜਂਝ ਪਾਕਾ -- ਪਕਿਆ 

ਪਾਹੂਚਾ। “ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ 
੨ ਸਾਰ ੫. ਅਸ ੧, 2 : ੧ (1235) ਮਾਰਿਆ ਥਾ।” 

ਪਾਹੇਹਿ -- ਪਾਹ/ਲਾਗ ਦੇ ਕੇ ਰ - ਗੋਂਡ ਨਾਮ, ੭, ੨ : ੨ (875) 

“ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ।” “ਨੰਬੁ ਭਇਓ ਆਂਬੁ ਆਂਬੁ ਭਇਓ ਨੰ)ਬਾ ਕੇਲਾ 

- ਸੋਰ ੪, ਵਾਰ ਪਸ, ੩, ੨ : ੨ (644) ਪਾਕਾ ਝਾਰਿ।” (ਪਕਿਆ/ਰਸੀਲਾ ਹੋਇਆ) 

ਪਾਂਹੈ -- ਲਾਗ ਤੋਂ -- ਰਾਮ ਕਬ, ੧੨, ੧ : ੧ (972) 


“ਨਾਨਕ ਪਾਹੈ ਬਾਹਰਾ ਕੌਰੈ ਰੰਗੁ ਨ ਸੋਇ।” ! ਪਾਕੀ -- ।_ ਪਵਿਤਰ 
` ਆਸਾ ੧, ਵਾਰ ੧੧ਸ, ੧, ੧ : ੪ (466) । “ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰ। ” 


ਪਾਕ -- ।. (ਫਾ. ਪਾਕ) ਪਵਿਤਰ -- ਸਿਰੀ ੧. ਅਸ ੧. ੧" : ੨ (53) 
“ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ।” ਹੋਰ ਰੂਪ -- ਪਾਕੁ -- 
'-- ਸਿਰੀ ੧, ਅਸ ੧, ੧%: ੨ (53) “ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ 
ਹੋਰ ਰੂਪ -- ਪਾਕੰ -- ਨਾਈ ਪਾਕੁ।” (ਪਵਿਤਰ) 
“ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ -- ਆਸਾ ੧, ਵਾਰ ੩ਸ, ੧, ੨ : ੮ (464) 
ਹੋਇ।” -- ਤਿਲੰ ਕਬ, ੧, ੪ : ੧ (727) | 2 ਪਕੀ ਹੋਈ 
2. ਪਕਵਾਨ, ਪਕਿਆਂ ਹੋਇਆ ਅੰਨ ਰਸੋਈ “ਕਾਚੀ ਪਾਕੀ ਬਾਢਿ ਪਰਾਨੀ।” 
“ਮਾਲਾ ਤਿਲਕੁ ਸੋਚ ਪਾਕ ਹੋਤੀ। ” -- ਆਸਾ ੫, ੧੯, ੧ : ੨ (375) 
` ਹਉਂ ੫, 8, ੪ : ੨ (237) | ਪਾਕੁ -- ।. ਪਵਿਤਰ, ਵੇਖੋ 'ਪਾਕੀ” (1) 
3. (ਪੱਕੀ ਹੋਈ) ਰੋਟੀ/ਭੋਜਨ _ _ 2. ਪਕਿਆ ਹੋਇਆ, ਪਕਵਾਨ, ਭੋਜਨ 
“ਸੁਰ ਤੇ ਤੀਸਉ ਜੇਵਰਿ ਪਾਕ। ? “ਤਾ ਹੋਆ ਪਾਕੁ ਪਵਿਤੁ।” 


- ਭੈਰ ਕਬ, ਅਸ ੨, ੨ : ੨ (1163) |. -- ਆਸਾ ੧, ਵਾਰ ੧੯ਸ, ੧, ੧ : ੬ (273) 


ਪਾਕੇ 1517 


ਪਾਖਾ 





ਝੂਠ ਗੁਮਾਨ । '-- ਸਾਰ ੫, ੨, ੨:੧ (1203) 
3. ਨਿਰਲੇਪ 
“ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ 
ਪਾਕੁ । -- ਤਿਲੰ ੫. ੫, ੧" : ੨ (724) 
4. ਪਵਿਤਰ ਪ੍ਰਭੁ 


“ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ 
ਮਰਮੁ ਨ ਜਾਨਿਆ।” 
- ਪ੍ਰਭ ਕਬ, ੪, ੪ : ੧ (1350) 
ਪਾਂ ਕੇ -- 1. ਪੱਕੇ, ਰਸੀਲੇ ਹੋਏ 
“ਜਿਉ ਬਨ ਫਲ ਪਾ ਕੇ ਭੁਇ ਗਿਰਹਿ ਬਹੁਰਿ ਨ 
_ਲਾਗਹਿ ਡਾਰ।” 


-- ਸਲੋ ਕਬ, ੩੦ : ੨ (1366) 
2. ਪੱਕੇ/ਪੁੱਜੇ ਹੋਈ (ਗੁਰੂ) 


“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾ ਕੇ ` 


ਸੇਤੀ ਖੇਲੁ ।” 
-- ਸਲੋ ਕਬ, ੨੪੦ : ੧ (1377) 
ਪਾਖ =- 1. ਪਖਾਂ (ਭਾਵ ਮਾਇਆ ਤੇ/ਰਾਮ ਵਾਲੇ) 
“ਦੁਹੂ ਪਾਖ ਕਾ ਆਪਹਿ`ਧਨੀ।” 
-- ਗਉ ੫. ਸੁਖ ੨੧, ੮ : ੩ (292) 
2. ਪਾਸੇ 
“ਸਰਬ ਪਾਖ ਰਾਖੁ ਮੁਰਾਰੇ।”” 
---ਦੇਵ ੫, ੨੫, ੧ : ੧ (533) 
ਪਾਂਖ - ਪੰਖ, ਪਰ, ਖੰਭ 
“ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ।” 
-- ਗਉ ੫, ੧੨੦", ੧" : 
ਪਾਖੰਡ - ਝਠਾ ਅਡੰਬਰ, ਦਿਖਾਵਾ, ਦੰਭ 


ਪਾਖੰਡੀ -- ।. ਝੂਠਾ ਦਿਖਾਵਾ ਕਰਨ ਵਾਲਾ, ਦਿਖਾਵੇ 
ਦਾ ਧਰਮੀ, ਦੰਭ ਕਰਨ ਵਾਲਾ 
“ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ 
ਲਗੈ” __ -- ਆਸਾ ੫, ੩੪, ੧" : ੨ (359) 
ਹੋਰ ਰੂਪ -- ਪਾਖੰਡੀਆ -- 
“ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ 
ਨਾਮ ਵਿਸੇਖੁ।” 
-- ਸੋਰ ੧, ਅਸ ੪, ੧" : ੨ (637) 
2. ਇਕ ਵਾਮ ਵਰਗੀ ਮਤ ਜਿਸ ਦੇ ਅਨੁਆਈ 
ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਉਪਰੋਂ 
ਹੋਰ ਤੇ ਵਿਚੋਂ ਹੇਰ ਕਰਮ ਕਰਦੇ ਹਨ 
“ਸੋ ਪਾਖੰਡੀ ਜਿ ਕਾਇਆ ਪਖਾਲੇ। ” 
- ਰਾਮ ੩, ਵਾਰ ੧੨ਸ, ੧, ੫ : ੧ (952) 
ਪਾਖੰਡੁ -- ਝੁਠਾ ਦਿਖਾਵਾ, ਦੰਭ 
“ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ 
ਗਵਾਇ। ” -- ਗਉ ੪, ਕਰ ੧, ੬ : ੧ (234) 
ਪਾਖਣ -- ਪਥਰ ਰ੍ 
“ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ 
ਕਢਿ ਲੇਵਹੁ ਸਬਦਿ ਸੁਭਾਇ ਜੀਉ।” 
- ਆਸਾ ੪, ਛੰਤ ੧੨, ੪ : ੧ (446) 
ਹੋਰ ਰੂਪ -- ਪਾਖਣਿ -- 
“ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ 
ਮਾਰਗੁ ਨਾਹੀ।” (ਪਥਰ ਵਿਚ) 
-- ਆਸਾ ਧੰਨਾ, ੩, ੩ : ੧ (488) 








| ਪਾਖੰਤਣ -- ਖੰਭਾਂ ਦਾ 
੧(204) | 


“ਪਾਖੰਤਣ ਬਾਜ ਬਜਾਇਲਾ। ” 
-- ਭੈਰ ਨਾਮ, ੧੦, ੧੫ : ੧ (1166) 


“ਪੁਤ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ | ਪਾਖਰ -- ਕਾਠੀ, ਘੌੜੇ ਦੇ ਸਰੀਰ ਨੂੰ ਜਖਮਾਂ ਤੋਂ 


ਪਾਖੰਡ ਵਿਕਾਰੁ ।” 
-- ਆਸਾ ੩, ੪੭, ੧" 
ਹੋਰ ਰੂਪ -- ਪਾਖੰਡਾ -- 
“ਛੋਡੀਲੇ ਪਾਖੰਡਾ। ” (ਦਿਖਾਵਾ, ਦੰਭ) 
-__-- ਆਸਾ ੧, ਵਾਰ ੧੬ਸ, ੧, ੧ : ੪ (471) 
ਪਾਖ਼ੰਡਿ -- 
“ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ 
ਖੁਆਰੁ।” (ਦੰਭ ਕਰਕੇ, ਪਾਖੰਡ ਦੁਆਰਾ) 
-- ਸਿਰੀ ੩, ੩੯, ੨ : ੨ (28) 


! $ (363) ੍ 





ਬਚਾਉਣ ਲਈ ਲੋਹੇ ਦਾ ਝੂਲ 
“ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ।” 


-- ਆਸਾ ੧, 2, ੩ : ੧ (16) 


ਨੀ ਉਨ 
“ਤਾ ਜੀ ਰਥ ਤੁਖਾਰ ਹਾਥੀ ਪਾਖਰੇ ।” 
- ਮਾਂਝ ੧, ਵਾਰ ੮ : ੫ (141) 


ਪਾਖਾ -- ।. ਪੱਖਾ, ਪੰਖਾ, ਹਵਾ ਚਲਾਉਣ ਦਾ 


ਪਾਖਾਕ 1518 ਪਾਚ 








ਜੰਤਰ __ ਭੂਮਿ ਪਾਗਹਿ।” 
“ਤਿਸੁ ਗੁਰ ਕਉ ਝੂਲਾਵਉ ਪਾਖਾ।” - ਕਾਨ ੫, ੩੧, ੧ : ੧ (1304) 
- ਗਉ ੫, ਅਸ, ੯, ੩ : ੧ (239) । ਖਾਗਾ - 1. ਲਪੇਟਿਆ ਗਿਆ ਭਾਵ ਮਗਨ ਹੋ . 
2. ਪੱਖ ਵਿਚ, ਤਰਫ ਗਿਆ ਰ 
“ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਰਮ ਪਰੇ “ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ 
ਭਾਗਿ ਤੁਮ ਪਾਖਾ।” ਸਰੋਵਰ ਪਾਗਾ।” 
- ਜੈਤ ੪, ੨, ੩ : ੨ (696) - ਧਨਾ ੫, ੪੭, ੧ : ੨ (682) 
ਪਾਖਾਕ -- ਚਰਨ ਧੂੜ, ਪੈਰ ਦੀ ਧੂੜ (ਫਾ. ਪਾਖਾਕ) | 2. ਪਾਇਆ 
“ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ “ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ। ” 
_ਖਾਖਾਕ। ' __- ਤਿਲੰ ੧, ੧, ੪ : ੨ (721) - ਰਾਮ ੫, ਵਾਰ ੧੭ : ੪ (965) 
ਪਾਖਾਣ -- ਪੱਥਰ . ਪਾਗਿਓ -- 1. ਪਗਾਂ (ਪੰਚਾਂ) ਤੇ __ 
“ਕੀਟ ਹਸਤ_ਪਾਖਾਣ ਜੰਤ ਸਰਬ ਮੈ ਪ੍ਰਤਿਪਾਲ | “ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕ ਡਾਰਿ ਗੁਰ 
੨10 -- ਸਾਰ ੫, ੧੩੮, ੧" : ੨ (1231) ਪਾਗਿਓ।”” -- ਗਉ ੫. ੧੬੦", ੧ : ੧ (215) 
ਹੋਰ ਰੂਪ -- ਪਾਖਾਣੁ -- 2. ਪਿਆ ਅਥਵਾ ਲਗਾ 
.“ਜਿਉ ਪਾਖਾਣੂ ਨਾਵ ਚੜਿ ਤਰੈ।” ' ਸਵਲਜਨਧ ਨਾਨਕ ਤਬ ਹੂਆਜਉ ਪ੍ਰਭ ਜਨ 
- ਗਉ ੫. ਸੁਖ ੧੫, ੩ : ੩ (282) ਮਹਿ ਪਾਗਿਓ।” 
ਪਾਖਾਨ -- ਪਥਰ - ਮਾਰੂ ੯, ੩, ੨ : ੨ (1008) 


“ਪਾਖਾਨ ਕਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ | ਪਾਗੀ -- ਪਗਾਂ (ਚਰਨਾਂ) ਦੀ 
ਪਾਉ।”” _ -- ਆਸਾ ਕਬ, ੧੪, ੩ : ੧ (479) | “ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ 








ਪਾਖਿਆ -- ਪੱਖ (ਸ਼ਰਨ) ਆ ਕੇ ਪ੍ਰਿਅ ਪਾਗੀ। ” 

“ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ। ” -- ਸਾਰ ੫, ੬੭, ੧ : ੨ (1217) 
-- ਵਡ ੪, ਵਾਰ ੨੦ : ੫ (594) | ਪਾਗੀਐ -- ਲਪੇਟੀਐ, ਲਬੇੜੀਏ 

ਪਾਖੀ -- ਪਖ ਵਿਚ ਤਰਫ | “ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ 

“ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਮਨੁ ਪਾਗੀਐ।” 

_ ਗੋਬਿੰਦ ਕੀ ਪਾਖੀ।” - ਬਿਲਾ ੫, ੨, ੨ : ੪ (846) 
-- ਸਾਰ ੫, ੧੨੨, ੧ : ੨ (1227) | ਖਾਗੇ -- ।. ਚਰਨਾਂ ਵਿਚ 

ਪਾਖੁ -- ਪੱਖ ਭਾਵ ਸਹਾਇਤਾ, ਤਰਫ ਦਾਰੀ [ “ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ 

“ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ | _ ਖ੍ਰਭ ਪਾਗੇ।” ਰ 

ਸੁਆਮੀ।”” _ -- ਟੋਡੀ ੫, ੧, ੧" : ੨ (711) - ਆਸਾ ੫, ਛੰਤ ੧੦, ੪ : ੫ (459) 

ਪਾਗ -- ਪਗੜੀ, ਦਸਤਾਰ 2. ਲਿਪਟਨ ਪੈਣ/ਮਗਨ ਹੋਣ ਦੇ 

“ਜਿਹ ਸਿਰਿ ਰਚਿ ਰਚਿ ਬਾਧਤ ਪਾਗ। ” “ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ। ” 
- ਨਉ ਕਬ? ਭ੫, ੧ ੧੧੩30) ,. - ਸੂਹੀ ੫, ੫, ੩ : ੩ (737) 

ਪਾਗਉ -- ਪਾ/ਸੁਟ ਦਿਆਂ ਹੋਰ ਰੂਪ -- ਪਾਗੈ -- 
-- ਬਿਲਾ ੫, ੩੨, ੧ : ੧ (808) ਰਸ ਪਾਗੈ। (ਮਗਨ ਰਹਿੰਦਾ ਹੈ) 

ਪਾਗਹਿ =- ਸੁਟ ਚਿਹਾ ਹੈ - ਸਾਰ ੫, ੯੦, ੧" : ੨ (1221) 


“ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ | ਬੱਚੇ - ਪੰਜ 


ਪਾਚਉ 


15169 


ਪਾਜਿਆ 





“ਨਾਇਕੁ ਏਕੁ ਬਨਜਾਰੇ ਪਾਚ । ” 
- ਬਸੰ ਕਬ, ੬, ੧: ੧(।194) 
ਹੋਰ ਰੂਪ -- ਪਾਂਚ -- 
“ਕਿਨਹੂ ਲਾਖ ਪਾਂਚ ਕੀ ਜੋਰੀ।” (ਪੰਜਲਖ) 
- ਗਉ ਕਬ, ੬੦, ੩ : ੧ (337) 


ਪਾਚਉ -- ਪੰਜੇ 

“ਤਨੁ ਰੈਨੀ ਮਨੁ ਪੁਨਰਪਿ ਕਰਿ ਹਉ ਪਾਚਉ ਤਤ 
ਬਰਾਤੀ।” -- ਆਸਾ ਕਬ, ੨੪, ੧ : ੧ (482) 
ਹੋਰ ਰੂਪ -- ਪਾਂਚਉ -- 


“ਪਾਂਚਉ ਇੰਦੀ ਨਿਗ੍ਰਹ ਕਰਈ। ” (ਪੰਜੇ ਹੀ) 
- ਗਉ ਕਬ, ਬਾਅ ੨੭ : ੩ (341) 
ਪਾਚਹੁ -- ਪੰਜਾਂ (ਕਾਮਾਦਿਕਾਂ) ਨੂੰ 
“ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ 
ਪਛਾਨੈ। -- ਆਸਾ ਕਬ, ੧੭, ੩ : ੨ (480) 
ਪਾਚਨੁ -- ਪਾਣ (ਤੰਦਾਂ ਨੂੰ ਜੋੜਨ ਲਈ ਲਾਏ ਜਾਣ 
ਰ੍ ਵਾਲੀ ਮਾਇਆ) 
“ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ 
ਅਢਾਈ। ” -- ਗਉ ਕਬ, ੫੪, ੨ : ੧ (335) 
ਪਾਚਾ - ਪਿਲਾ 
“ਬਿਨਸਿ ਜਾਇ ਕੂਰਾ ਕਚੁ ਪਾਚਾ। ” (ਕੱਚਾ ਪਿਲਾ) 
-- ਗਉ ੪, ੪੨, ੪ : ੨ (164) 
ਪਾਚੇ -- ਖੁਆਰ ਹੋਏ 
“ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ 
_ਵਿਸਟਾ ਮਰਿ ਮਰਿ ਖਾਚੇ ।”” 
-- ਗਉ ੪, ੫੫, ੨ : ੨ (169) 
ਪਾਂਚੈ -- ਪੰਚਮੀ ਥਿਤਿ 
_-- ਗਉ ਕਬ, ਥਿਤੀ ੬ : ੧ (343) 
ਪਾਛੰ -- ਪਿਛੇ ਰ 
“ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ 
ਪੂਰਨਹ । ”' -- ਸਸ ੫, ੨੦ : ੧ (1355) 
ਪਾਛਾਰੁ = ਪੈਰਾਂ ਦੀ ਧੂੜ, ਚਰਨ ਧੂੜ 
“ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ 
ਪਾਛਾਰੁ । ` 
-- ਆਸਾ ੧, ਵਾਰ ੬ਸ, ੧, ੧: ੧੪ (466) 
ਪਾਛੇ =- ਪਿਛੋਂ 








ਸੰਪਾਨੀ।-- ਗਉ ੫, ਅਸ ੧੫, ੫ : ੧ (242) 
ਪਾਛੈ -- 1. ਪਿਛੇ 
“ਉਡੇ ਉਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ 
ਛਰਿਆ। ” - ਗੂਜ ੫. ਸੋਦ ੫. ੩ : ੧ (10) 
2. ਪਿਛੋਂ, ਬਾਅਦ ਵਿਚ, ਮਗਰੋਂ 
“ਬ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ।” 
_- ਸਿਰੀ ੪, ਵਾਰ ੩ਸ, ੨, ੨ : ੨ (83) 
“ਆਗੈ ਪਾਛੈ ਹੁਕਮਿ ਸਮਾਇ। ” 
- ਗਉ ੧,੨,੨:੪(151) 
3. ਸੰਢਕਾ 
“ਜਿਸ ਨੋ ਤੁਮਹਿ ਦਿਖਾਇਓ ਦਰਸਨ ਸਾਧ 
ਸੰਗਤਿ ਕੈ ਪਾਛੈ।” 
-- ਗਉਂ ੫, ੧੩੦", ੪ : ੧ (207) 
ਸਤਿਗੁਰ ਪਾਛੈ ਫ਼ੁਕਟੀ।” 
- ਦੇਵ ੪,੬,੨£ ੨ (528) 
4. ਭਾਵ ਇਕ ਪਾਸੇ 
“ਦਸ ਬਸਤੂ ਲੈ ਪਾਛੈ ਪਾਵੈ।” 
-- ਗਉ ੫. ਸੁਖ ੫, ੧ : ੧ (268) 
5. ਪਿਛਲੇ, ਪੂਰਬਲੇ 
“ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ।” 
-- ਸਲੋ ਕਬ, ੪੪ : ੨ (1366) 
ਪਾਜ -- ।. ਦਿਖਾਵਾ, ਫਰੇਬ 
“ਬਿਨਸਿ ਜਾਇ ਝੂਠੇ ਸਭਿ ਪਾਜ। ” 
੮ ਗੋਉ ਖ, ਅਸ ੧੦, ੪ : ੨ (240) 
ਹੋਰ ਰੂਪ -- ਪਾਜਾ -- 
“ਅਬੇ ਤਬੇ ਕੂੜੇ ਹੇ ਪਾਜਾ। ” 
-- ਗਉ ੧, ਅਸ ੧੦, 2 : ੨ (225) 
ਵੇ ਭੇਤ, ਪੋਲ 
ਤਬ ਜਾਨਹੁਗੇ ਜਬ ਉਘਰੈਗੋ ਪਾਜ। ” 
-- ਗਉ ਕਬ, ੨, ੩ : ੨ (324) 
ਪਾਜਿਆ -- ।. ਪਾਇਆ 
“ਸੋਲਹ ਕੀਏ ਸੀਗਾਰ ਕਿ ਅੰਜਨ ਪਾਜਿਆ। ” 
- ਫੁਨ ੫, ੩ : ੨ (1361) 
2. ਦਿਖਾਵਾ, ਫਰੇਬ 
“ਧਾਤੂ ਪੰਜਿ ਰਲਾਇ ਕੂੜਾ ਪਾਜਿਆ। ” 
-- ਸਲੋ ੧, ੧੪ : ੨ (1411) 


ਪਾਜੁ - ਦਿਖਾਵਾ 


“ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ।” . 


- ਸਿਰੀ ੧, ਅਸ ੨, ੧ : ੩ (54) 
“ਕੂੜੁ ਨਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ 


- ਗਉ ੪, ਵਾਰ ੭ਸ, ੪, ੨ - ੫ (303) 
ਪਾਜੇ -- 1. ਦਿਖਾਵੇ 
“ਲਸਕਰ ਨੇਬ ਖਵਾਸੀ ਪਾਜੇ। ” 
-- ਗਉ ੧, ਅਸ ੧੦, ੫ : ੨ (225) 
2. ਲਗੇ ਹੋਏ, ਰੁਝੇ ਹੋਏ, ਖਚਿਤ ਹੋਏ 
“ਜੀਅ ਜੰਤ ਮਾਇਆ ਮੋਹਿ ਪਾਜੇ।” 
-- ਬਿਲਾਂ ੩, ਵਾ ੨, ੧ : ੨ (842) 
ਪਾਟ -- ।. ਪਟ, ਰੇਸ਼ਮ 
“ਪਾਟ ਪਟੰਬਰ ਪਹਿਰਿ ਹਢਾਵਉ।” 
-- ਗਉ ੧, ਅਸ ੧੦, ੧ : ੨ (225) 
2. ਪੜਦਾ, ਕਨਾਤ 


ਹਰਖੇ ਪਤੀਨ।” 
<- ਟੋਂਡੀ ੫, ੨੦, ੨ : ੧ (716) 
ਪਾਟਕ -- ਪਤਨ ਭਾਵ ਨਗਰ/ਸ਼ਹਿਰ 
“ਵੈਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੇ 
ਆਇ।?”  - ਕੇਦਾ ਕਬ, ੬, ੨ : ੧ (1124) 
ਪਾਟੀ -- 1. ਪਟੀ, ਤਖਤੀ 
“ਲੈ ਪਾਣੀ ਪਾਧੇ ਕੈ ਆਇਆ।” 
- ਭੈਰ ੩, ਅਸ ੧, ੨ : ੨ (1154) 
2. ਫਟ ਗਈ, ਫਾਟੀ 
“ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ 
ਭਾਈ। ” 
-- ਆਸਾ ੧, ਅਸ ੧੨, ੫ : ੩ (418) 
ਪਾਣੁ = 1. ਪੇਟਾ ਰ੍ 


“ਸਾਠ ਸੂਤ ਨਵ ਖੰਡ ਬਹਤਰਿ ਪਾਣੁ ਲਗੋ 


ਅਧਿਕਾਈ। ? 

੍ -- ਗਉ ਕਬ, ੫੪, ੧ : ੨ (335) 

`2. ਪਟ, ਰੇਸ਼ਮ 

“ਹਰਿ ਪਾਣੁ ਲਗਾ ਅਧਿਕਾਈ ਬਹੁ ਬਹੁ ਬਿਧਿ 
ਭਾਤਿ ਕਰਿ।” 


-- ਸੋਰ ੪, ਵਾਰ ੧੧ : ੨ (646) 


1520 











“ਮਾਨੈ ਹਾਟੁ ਮਾਨੈ ਪਾਣੁ ਮਾਨੈ ਹੈ ਪਾਸਾਰੀ।” 
- ਪ੍ਰਭਾ ਨਾਮ, ੧, ੨ : ੧ (1350) 
ਪਾਟੇ - ਫਟ ਗਏ 
ਮਸਾਣੀ।” 
- ਆਸਾ ੧, ਅਸ ੧੨, ੬ : ੨ (418) 
ਹੋਰ ਰੂਪ -- ਪਾਟੈ - 
“ਹੋਇ ਪੁਰਾਣਾ ਕਪੜੁ ਪਾਂਟੈ ਸੂਈ ਧਾਗਾ ਗੰਢੈ।” 
-- ਰਾਮ ੩, ਵਾਰ ੧੯ਸ, ੧, ੧ : ੫ (955) 
ਪਾਠ -- 1. ਪੜਨਾ, ਪਠਨ ਕਰਨ 
“ਅਸੰਖ ਗਰੰਥ ਮੁਖਿ ਵੇਦ ਪਾਠ।” 
੍ -- ਜਪੁ ੧, ੧੭ : ੩ (3) 
“ਬੇਦ ਪਾਠ ਮਤਿ ਪਾਪਾ ਖਾਇ।” (ਪੜਨ ਨਾਲ) 
- ਸੂਹੀ ੩, ਵਾਰ ੧੭ਸ, ੧, ੧ : ੨ (791) 
2. ਸਬਕ, ਸੰਥਾ, ਜੋ ਬਾਰ ਬਾਰ ਪੜਿਆ ਜਾਵੇ। 
“ਹਰਿ ਮੁਖਿ ਪਾਠ ਪੜੈ ਬੀਚਾਰ।” 
-- ਆਸਾ ੧, ੨੦, ੩ : ੪ (355) 
ਪਾਠੰਗਾ -- ਪਾਠ-ਅੰਗ, ਗੁਰਸ਼ਬਦ ਦਾ ਉਦੇਸ਼ 
“ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ 
ਪਾਠੰਗਾ।? -- ਸਾਰ ੫, ੩੦, ੨ : ੨ (1210) 
ਪਾਠਾ -- ਪਾਠ, ਜਿਸ ਨੂੰ ਬਾਰ ਬਾਰ ਪੜਿਆ 
“ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ।” 
-- ਗਉਂ ੧, ਅਸ ੧੧, 2 : ੧ (226) 
ਪਾਠਿ - ਪਾਠ ਕਰਨ ਨਾਲ 
“ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ 
ਮਿਲੈ ਮਨਿ ਭਾਣੇ।” 
- ਆਸਾ ੧, ਛੰਤ ੧, ੪ : ੫ (436) 
ਪਾਠੁ -- ਸੰਥਾ, ਸਬਰ 
“ਪਾਠੁ.ਪੜੈ ਨ ਬੂਝਈ ਭੇਖੀ ਭਰਮਿ ਭੁਲਾਇ । ” 
_- ਸਿਰੀ ੩, ਅਸ ੨੧, ੩ : ੨ (66) 
ਪਾਂਡਵ -- ਰਾਜਾ ਪਾਂਡੁ ਦੀ ਔਲਾਦ __ 
“ਰੋਵਹਿ ਪਾਂਡਵ ਭਏ ਮਜੂਰ। ” 
-- ਰਾਮ ੩, ਵਾਰ ੧੪ਸ, ੧, ੧ : ੯ (954) 
ਪਾਂਡੇ - ਪੰਡਿਤ, ਤੀਰਥ ਪੁਰੋਹਿਤ, ਪੁਜਾਰੀ 
“ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।” (ਹੇ 


ਪਾਣਾ 1521 ਪਾਤਾਲਾ 
ਪੰਡਿਤ)-- ਆਸਾ ੧, ਵਾਰ ੧੫ਸ, ੧, ੧੨ (471) | ਪਾਤਉ -- ਪਾਤਰ, ਨਾਇਕ 


ਹੋਰ ਰੂਪ -- ਪਾਂਡੇ -- _| ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ। ” 
“ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ (ਭਾਵ ਇੰਦੀਆਂ) 
ਪਾਂਡੇ ਤੂਬਿ ਮਰਹਿ।” -- ਰਾਮ ੫, ੭, ੩ : ੨ (884) 
` ਰਾਮ ਕਬ, ੫, ੩ . > (270) । ਪਾਝਣ -- ਮਲਾਹ ਭਾਵ ਗੁਰੂ 
ਪਾਣਾ -- ਪਣਹੀ, ਜੁਤੀ “ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ 
“ਵਿਕ ਹਰ ਆਜ ਪਲਾਂ ,ਲਹਂ ਸਜਾਇ” ਸੁਚੇਤਿ।” - ਸਲੋ ਫਰ, ੮੬ : ੨ (1382) 
- ਆਸਾ ੧, ਵਾਰ ੨੦ਸ, ੧, ੧ : ੪ (473) । ਪਾੜਣੀ -- ਮਲਾਹ 
ਪਾਣਿ -- ਪਾਣੀ ਦਾ “ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ 
“ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍‌ ਕਲ।” ਲੰਘਾਹੂ।” ___ -- ਸੋਰ ੪, ੧, ੩ : ੩ (604) 


- ਸਲੋ ੧, ੩ : ੧ (1410) | ਪਾਭਰੋਂ -- ਪੱਤਰ, ਚਿਠੀ 
('ਮਹਾਨਕੋਸ਼' ਇਸ ਦਾ ਅਰਥ “ਆਪ” ਵੀ | “ਏਕ ਕੇਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ 





ਰ ਕਰਦੇ ਹਨ) . [ _ ਆਇਓ।” _- ਸੋਰ ੫, ੬੧, ੧" : ੨ (624) 
ਪਾਣੀ -- ਜਲ ਪਾਤਾਲ -- ਪ੍ਰਿਥਵੀ ਦੇ ਹੇਠਲਾ ਲੋਕ 
“ਪਾਣੀ ਧੋਤੈ ਉਤਰਸੁ ਖੇਹ।” “ਸੁਣਿਐ ਦੀਪ ਲੋਅ ਪਾਤਾਲ। ” 
`” ਜੋਪੂ ੧, %੦ : ਏ (4) - ਜਪੁ ੧, ੮ : ੩ (2) 
ਪਾਣੀਐ =- ਪਾਣੀ ਵਿਚ, ਪਾਣੀ ਤੋਂ ਹੋਰ ਰੁਪ -- ਪਾਤਾਲੰ -- ਰ ਰ੍ 
“ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ।” । ___ “ਗਿਰੰਤ ਗਿਰਿ ਪਤਿਤ ਪਾਭਾਲੰ ਜਲੰਤ ਦੇ ਦੀਪ 
- ਗੂਜ ੫, ਵਾਰ ੧੧ਸ, ੫, ੨ : ੧ (521) _ ਬੈਸ੍ਹਾਂਤਰਹ।”-- ਸਸ ੫, ੧੭ : ੧ (1355) 
"ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ | ਪਾਤਾਲਪੁਰੀ -- ਪਾਤਾਲ, ਧਰਤੀ ਹੇਠਲਾ ਲੋਕ 
ਪਿਆਸ।” - ਸੋਰ ੧, ੭, ੧ : ੧ (597) | “ਪਾਤਾਲਪੁਰੀ ਜੈਕਾਰ ਧੁਨਿ ਕਬਿ ਜਨ ਕਲ 
ਪਾਣੀਹਾਰੀਆ -- ਪਾਣੀ ਭਰਨ ਵਾਲੇ ਵਖਾਣਿਓ।” - ਸਵ ੧, ੬ : ੫ (1390) 
“ਅਨਾਰਹ ਭਾਰ ਬਨਸਪਤੀ ਮਾਲਣੀ ਛਿਨਵੈ ਕਰੋੜੀ | ਪਾਤਾਲਾ -- ਪ੍ਰਿਥਵੀ ਦੇ ਹੇਠਲੇ ਲੋਕ 
ਮੇਘ ਮਾਲਾ ਪਾਣੀਹਾਰੀਆ।” “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ” 
- ਮਲਾ ਨਾਮ, ੧, ੪ : ੨ (1292) = ਜਿਪ %. 22 2 ੧ (5) 
ਪਾਣੁ -- ਪੈਣ ਦੀ ਆਦਤ, ਪੈਣਾ ਹੋਰ ਰੂਪ -- ਪਾਤਾਲਿ -- 
“ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੂ।” | __ “ਆਕਾਸੀ ਪਾਤਾਲਿ ਤੂੰ ਤ੍ਿਭਣਿ ਰਹਿਆ 
- ਸੂਹੀ ੩, ਵਾਰ ੧੪ਸ, ੧, ੧ : ੪ (790). ਸਮਾਇ। ” (ਪ੍ਰਿਥਵੀ ਹੇਠਲੇ ਲੋਕ ਵਿਚ) 
ਪਾਤ = 1. ਪਾਤਸ਼ਾਹ `-- ਸਿਰੀ ੧, ਅਸ ੧੩, ੯ : ੧ (62) 
“ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ 'ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ 
_ਨਰਿੰਦ।” ``. >- ਜਪੁ ੧, ੩੫ : ੯ (7) ਦਿਸਿ ਗਗਨੁ ਰਹਾਇਲੇ। ” 
2. ਪੱਕੇ - ਗੋਂਡ ਕਬ, ੩, ੧ : ੧ (870) 
ਦਬ ਲਤ ਨੈ ਮੋੜ ਗਾਲੀ ਪਾਤਾਲੀ -- 
- ਆਸਾਂ ੫, ੫੬, ੨ : ੨ (385) “ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ 
3, ਪੰਖ ੍ ਖਾਈ ਰੇ।” (ਪਾਤਾਲਾਂ ਵਿਚ) 


ਕਭੀਰੀ ਕੇ ਪਾੜ ਪਰਦੋ ਬਿਨੁ ਖੇਖੇ ਖੇ ਦੂਰਾਇਓ। ” ` - ਆਸਾ ੫, ੪੪, ੧ : ੧ (381) 
-- ਸੋਰ ੫, ੬੧, ੩ : ੨ (624) ਪਾਤਾਲੁ -- ਰਿ 


“ਤਦਹੁ ਆਕਾਸੁ ਨ ਪਾਝਾਲੂ ਹੈ ਨਾ ਤ੍ਰੈ ਲੋਈ।” 
(ਧਰਤੀ ਹੇਠਲਾ ਲੋਕ) 
- ਗੂਜ ੩, ਵਾਰ ੧ : ੩ (509) 


ਪਾਤਿ -- ਪਤ, ਇਜ਼ਤ, ਮਾਨ ਪ੍ਰਤਿਸ਼ਟਾ 





“ਜਨ ਨਾਨਕ ਕੀ ਲਜ ਪਾਭਿ ਗੁਰੂ ਹੈ ਸਿਰੁ ਬੇਚਿਓ 


ਸਤਿਗੁਰ ਆਗੇ।” 
- ਗਉ ੪, ੬੨,੫:੨(172) 
ਪਾਂਤਿ =- ਖਾਨਦਾਨੀ, ਖਾਨਦਾਨ 
“ਦੁਤੀਆ ਤੇਰੀ ਮਨੀਐ ਖਾਂਤਿ।” 

-- ਆਸਾ ੫, ੧੨, ੧ : ੨ (374) 
ਪਾਤਿਸਾਹ -- ਤਖਤ ਦਾ ਮਾਲਕ, ਰਾਜਾ, ਸੁਲਤਾਨ 
(ਫਾ. ਪਾਤਸ਼ਾਹ) 

“ਸੁਣਿਐ ਸੇਖ ਪੀਰ ਪਾਤਿਸਾਹ।” 
- ਜਪੁ ੧, ੧੧ : ੨ (3) 
ਹੋਰ ਰੂਪ -- ਪਾਤਿਸਾਹਾ -- 
“ਸਿਰਿ ਸਾਹਾ ਪਾਤਿਸਾਹਾ। ? 


-- ਸੋਰ ੫, ੫੨, ੨ : ੩ (621) 


ਕਢਾਇ।” (ਬਾਦਸ਼ਾਹ ਨੇ) 
-- ਸਿਰੀ ੫, ੭੩, ੪ : ੩ (43) 
ਪਾਤਿਸਾਹਿਬੁ -- ਸੁਲਤਾਨ, ਪਾਤਸ਼ਾਹ 
“ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ 
ਰਜਾਈ। ” - ਜਪੁ ੧, ੨੭ : ੨੨ (6) 
ਪਾਤਿਸਾਹੀ -- ।. ਬਾਦਸ਼ਾਹਾਂ ਦਾ, ਸੁਲਤਾਨਾਂ ਦਾ 
“ਨਾਨਕ ਪਾਤਿਸਾਹੀ ਪਾਤਿਸਾਹੁ।” 
ਰ੍ -- ਜਪੁ ੧, ੨੫ : ੧੭ (5) 
2. ਬਾਦਸ਼ਾਹਿਤ, ਰਾਜ, ਬਾਦਸ਼ਾਹੀ __ 
“ਸਚ ਪਾਤਿਸਾਰੀ ਅਮਰੁ ਸਚੂ ਸਚੇ ਸਚਾ ਬਾਨੂ। ” 
- ਸਿਰੀ ੫, ੮੬, ੪ : ੧ (48) 
ਨ ਲਤ 
-- ਗਉ ਰਵਿ, ੨, ੨ : ੧ (345) 
ਹੋਰ ਰੂਪ -- ਪਾਤਿਸਾਹੀਆ-- 


“ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰ . 


ਨਦਰਿ ਕਰੇਇ।” (ਰਾਜ ਭਾਵ ਰੁਤਬੇ, 
ਪਦਵੀਆਂ) -- ਸਿਰੀ ੫, ੭੬, ੨ : ੧ (44) 
ਪਾਤਿਸਾਹ -- ਬਾਦਸ਼ਾਹ, ਸੁਲਤਾਨ 


| ਇਨ, 








“ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ।” 
- ਸਿਰੀ ੧, ੭, ੪ : ੩ (17) 
ਪਾਤਿਕ -- ਪਾਤ (ਡਿਗਣ) ਵਾਲਾ ਕਰਮ, ਪਾਪ, 
ਗੁਨਾਹ 
“ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ 
ਪੂਰਿ।” __-- ਗੂਜ ੫, ੩੦, ੧" : ੨ (502) 
ਪਾਤੀ -- 1. ਪਤੇ ਪਤੀ 
“ਜਿਸੁ ਪਾਹਨ ਕਓ ਪਾਤੀ ਤੋਰੈ ਸੋ ਪਾਹਨ 
ਨਿਰਜੀਓ।” 
- ਆਸਾ ਕਬ, ੧੪, ੧ : ੨ (479) 
2. ਪਤੇ ਵਿਚ ਰ 
“ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।” 
- ਆਸਾ ਕਬ, ੧੪, ੧ : ੧ (479) 
(ਪਹਿਲੇ 'ਪਾਤੀ” ਦੇ ਅਰਥ 'ਪਤੇ” ਹੈ) 
3. ਜਾਤ ਭਾਈਆਂ ਦੀ ਪੰਗਤੀ, ਕੁਲ ਗੋਤਰ 
“ਕਹਾ ਕਰਉ ਜਾਤੀ ਕਹ ਕਰਉ ਪਾਤੀ।” 
-" ਆਸਾ ਨਾਮ, ੩, ੧“ : ੧ (485)' 
4. ਪਤਿ, ਇਜ਼ਤ 
ਜਪਿਓ ਉਤਮ ਪਾਤੀ।” ਰ 
`.- ਧਨਾਂ ੪, ੫, ੩ : ੨ (668) 
5. ਪਤਲ, ਪਤਿਆਂ ਦੀ ਥਾਲੀ . 
“ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ 
ਪਾਤੀ ਧਾਨੁ। ” 
- ਪ੍ਰਭਾ ੧, ੭, ੩ : ੧ (1329) 
ਪਾਤ੍ਹ -- ।. ਯੋਗ ਪੁਰਸ਼ 
“ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾੜ । ” 
- ਰਾਗ ੧ : ੧੨ (1429) 
2. ਭਾਂਡਾ 
“ਕਾਇਆ ਪਾੜ੍ਹ ਪ੍ਰਭੁ ਕਰਣੈਹਾਰਾ।” 


- ਮਾਰੂ ੫, ਸੋਲਾ ੯, ੧੫ : ੧ (1081) 


ਪਾਥ -- ।. ਰਸਤਾ, ਮਾਰਗ 
ਪਾਥ। ' _- ਮਾਰੂ ੫, ੩੦, ੨ : ੧ (1007) 


(“ਮਹਾਨਕੋਸ਼` ਇਸ ਦੇ ਅਰਥ 'ਜਲ”-ਦਿੰਦੇ ਹਨ) 
2, ਪਥਰ ਵਿ ਰ 





ਲੇਹੁ ਹਮ ਪਾਪੀ ਪਾਥ। ” 
-- ਕਾਨ ੪, ੬, ੧: ੧ (1296) 
ਪਾਂਥ -- ਰਸਤੇ, ਸਫਰ, ਮੁਸਾਫਰੀ 
“ਜਮ ਮਾਰਗ ਕੈ ਸੰਗੀ ਪਾਂਥ।” 
-ਭੈਰ ੫, ੧, ੧ : ੨ (1137) 
ਪਾਥਰ -- 1. ਕੁਕਰਮਾਂ ਦੇ ਭਾਰ ਨਾਲ ਬੋਝਲ 
“ਪਾਪੀ ਪਾਬਰ ਡੂਬਦੇ ਗੁਰਮਤਿ ਹਰਿ ਤਾਰੇ। ” 
--ਗਉ ੩, ੩੮, ੩ : ੨ (163) 
“ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ।” 


--ਗਉ ੫, ਸੁਖ ੯, ੫ : ੬ (274) 


“ਪਾਥਰੁ ਤਬਦਾ ਕਾਢਿ ਲੀਆ ਸਾਚੀ 
ਵਡਿਆਈ।” 
-ਵਡ ੩, ਅਸ ੨, ੪ : ੨ (565) 
2. ਪਥਰ 
“ਗਲਿ ਪਾਥਰ ਕੈਸੇ ਤਰੈ ਅਥਾਹ । ” 
--ਗਉ ੫, ਸੁਖ ੪, ੫ : ੮ (267) 
“ਕਈ ਕੋਟਿ ਪਾਥਰ ਬਿਰਖ ਨਿਪਜਾਏ ।” 
--ਗਉਂ-੫, ਸੁਖ ੧੦, ੩ : ੪ (275) 
ਹੋਰ ਰੂਪ -- ਪਾਥਰੁ -- 
“ਪਾਥਰੁ ਲੇ ਪੂਜਹਿ ਮੁਗਧ ਗਵਾਰ।” (ਭਾਵ 
ਪੱਥਰ ਦੀ ਮੂਰਤੀ) 
_ --ਬਿਹਾ ੪, ਵਾਰ ੨੦ਸ, ੧, ੨ : ੪ (556) 
ਪਾਧਰ -- 1. ਰਸਤਾ ਰ 
“ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਰੀੜੂ ।” 


-ਮਾਰੂ ੩, ਵਾਰ ੧੪ਸ, ੧, ੧ : ੧ (1090) 


ਹੋਰ ਰੂਪ -- ਪਾਧਰੁ-- 


ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ।”” 
--ਗਉ ੫, ਵਾਰ ੧੪ਸ, ੫, ੨ : ੨ (321) 


-- ਟੋਡੀ ੪, ੧,੨: ੨(711) 
(“ਮਹਾਨਕੋਸ਼” ਇਥੇ ਅਰਥ ਰਾਹ ਦਸਨ ਵਾਲਾ 
_ਕਰਦੇ ਹਨ) 
2. ਪੱਧਰਾ, ਸਿੱਧਾ ਰ 
“ਜਿਤੁ ਮਿਲਿ ਹਰਿ ਪਾਧਰ ਬਾਟ।” 


--ਕਾਲ ੪, ੧੦, ੧ : ੨ (297) 


1523 





(“ਮਹਾਨਕੋਸ਼` ਇਥੇ ਅਰਥ “ਨਗਰ” ਕਰਦਾ ਹੈ) 
ਪਾਧਰੁ -- ਪਿੰਡ, ਨਗਰ 

ਗੁਰੁ ਦਸੈ।” --ਸੂਹੀ ੧, ਛੰਤ ੫, ੬ : ੬ (767) 
ਪਾਧਾ -- ਅਧਿਆਪਕ, ਉਪਦੇਸ਼ ਦੇਣ ਵਾਲਾ 





“ਧੰਨੁ ਧੰਨੁ ਗੁਰੂ ਗੁਰੂ ਸਤਿਗੁਰੂ ਪਾਥਾ ਜਿਨਿ ਹਰਿ 


ਉਪਦੇਸੁ ਦੇ ਕੀਏ ਸਿਆਣੇ।” 
-ਗਉਂ ੪, ੫੧, ੧" : ੨ (168) 
ਪਾਧਾਣੂ -- ਮੁਸਾਫਰ, ਪਾਂਧੀ, ਰਾਹੀ, ਪੰਧ ਤੇ ਜਾਣ 
ਵਾਲਾ 


“ਪਾਧਾਣੂ ਸੰਸਾਰੁ ਗਾਰਬਿ ਅਟਿਆ।” 
`__-ਜੈਤ ੫, ਛੰਤ ੩, ੧ : ੧ (705) 
ਪਾਧੇ - ਅਧਿਆਪਕ, ਉਪਦੇਸ਼ ਦੇਣ ਵਾਲੇ 
“ਪੰਡਿਤ ਖਾਥੇ ਜੋਇਸੀ ਨਿਤ ਪੜ੍ਹਹਿ ਪੁਰਾਣਾ।” 
-ਆਸਾ ੧, ਅਸ ੧੪, ੪ : ੧(419) 
ਪਾਨ =- ।. ਪ੍ਰੀਣ ਵਾਲੀ ਵਸਤੂ 
“ਅਮ੍ਰਿਤ ਰਸੁ ਖਾਵਹ ਖਾਨ ਪਾਲ। 
--ਗਉ ੫, ੧੪੫, ੩ : ੧ (195) 
2. ਪੀਓ, ਪੀਣ ਦੀ ਕਿਰਿਆ 
“ਹਰਿ ਅੰਮ੍ਰਿਤ ਖਾਨ ਕਰਹੁ ਸਾਧਸੰਗਿ। ” 
ਰ੍ --ਗਉ ੫, ਥਿਤੀ ੧੨ : ੩ (299) 


ਧਨੂ।” (ਪੀ ਕੇ) 
ਰ੍ -ਆਸਾ ਰਵਿ, ੪, ੧“ : ੨ (486) 

ਹੋਰ ਰੂਪ -- ਪਾਨੰ -- 
“ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ 


ਕਰਤ ਨਹੀ ਪਾਨੰ।” (ਪੀ ਕੇ) 
-ਮਲਾਂ ਰਵਿ, ੧, ੧ : ੧ (1293) 


ਪਾਨ -- 
ਅਘਾਵਨ ਪਾਂਨ ਕਉ।” (ਪੀਣਾ) 
-ਸਾਰ ੫, ੨੦, ੧ : ੧ (1208) 
3. (ਫਾ. ਪਾਨ) ਤਾਂਬੋਲ, ਨਾਗਰ ਵੇਲ-ਦਾ ਪੱਤਾ 
ਆਦਿ ਪਾ ਕੇ ਖਾਂਦੇ ਹਨ। 
“ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਫ਼ਾਈ 
ਮਾਈ। --ਆਸਾ ੧, ਅਸ ੧੨, ੨ : ੩ (417) 


ਪਾਨਹੀ 
4. ਜਲ 


ਭੋਜਨ ਪਾਲ।” 
--ਸਾਰ ੫, ੫੪, ੧ : ੨ (1215) 
ਪਾਨਹੀ -- ਪਾਨ ਹੀ, ਜੁਤੀ 
“ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ।” 
--ਸਲੋ ਕਬ, ੬੩ : 2੨ (1367) 
ਪਾਠਾ = ਤਾੰਕੋਲ, ਵੇਖੋ “ਪਾਨ” (3) 
“ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ।” 
--ਸਿਰੀ ੧, ੧੩, ੪ : ੨ (19) 
ਪਾਨਾਂ - ਪਿਆਇਆ 
“ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ 
ਖਾਨਾਂ ਹੇ। ” 
ਰ੍ ਦਾਸਾ ਸੋਲਾ ੪, ੭ : ੩ (1075) 
ਪਾਨਿ -- |. 
ਜਾਂਦੀ ਮਾਇਆ 
_ -ਗੋਂਡ ਕਬ, ੬, ੧ : ੧ (871) 
2. ਪੀਣਾ ਰ ਰ੍ 
“ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ 
`__ਖਾਂਹਿ।”” --ਸਲੋ ਕਬ, ੨੩੩ : ੧ (1377) 
ਪਾਨੀ =- ਪਾਣੀ, ਜਲ 
“ਜਿਉ ਭਏ ਦਾਦੁਰ ਪਾਲੀ ਮਾਹੀ।” ` 

--ਗਉਂ ਕਬ, ੫, ੧ : ੨ (324) 
“ਪਾਠੀ ਮੈਲਾ ਮਾਟੀ ਗੋਰੀ।” (ਭਾਵ ਪਿਤਾ ਦਾ 
ਵੀਰਜ) --ਗਉਂ ਕਬ, ੬੦, ੧ : ੧ (336) 
“ਪਾਨੀ ਪਖਾ ਕਹਉ ਤਜਿ ਅਭਿਮਾਨੁ।” (ਪਾਣੀ 
` ਪਿਆਉਣ/ਢੋਣ ਦੀ ਸੇਵਾ) _ 

-ਆਸਾ ੫, ੮੪, ੧ : ੩ (391) 
੫ਇਕੇਊਂ ਪਤਰਿ ਭਰਿ 'ਉਰਕਣ ਗੁਰਕਟ 'ਇਕਤ 
ਪਤਰਿ ਭਰਿ ਪਾਨੀ।” (ਭਾਵ ਸ਼ਰਾਬ) 
ਰ੍ --ਆਸਾ ਕਬ, ੪, ੧ : ੧ (476) 

“ਇਸੁ ਪਾਨੀ ਤੇ ਜਿਨਿ ਤੂ ਘਰਿਆ।” (ਭਾਵ 
ਰੁਕਤ ਬੂੰਦ) -ਰਾਮ ੫, ਅਸ ੨, ੧ : ੧ (913) 

ਪਾਨੀਓ -- ਪਾਣੀ/ਜਲ ਵੀ 

“ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ।” 


--ਸੋਰ ਕਬ, ੯, ੨ : ੨ (656) 


1524 


ਕਪੜੇ ਨੂੰ ਉਣਨ ਲਗਿਆ ਲਾਈ 


| ਪਾਪਾ -- 1. 





ਪਾਪਾ 
ਪਾਨੀਆ -- ਪਾਣੀ/ਜਲ ਤੋਂ 
“ਪਾਨੀਆ ਬਿਨੁ ਮੀਨੁ ਤਲਫੈ ।” 
-ਗੋਂਡ ਨਾਮ, ੪, ੧" : ੧ (874) 


ਪਾਨੀਹਾਰ - ਪਾਣੀ ਭਰਨ ਵਾਲੇ, ਸੇਵਕ, ਦਾਸ, 


੍ ਗੁਲਾਮ 
“ਰਾਮ ਭਗਤ ਕੇ ਪਾਨੀਹਾਰ।” 

-ਗੋਂਡ ੫, ੧੧, ੨3": : ੨ (865) 
ਹੋਰ ਰੂਪ -- ਪਾਨੀਹਾਰੇ-- 


“ਦਾਸ ਦਾਸਨ ਕੇ ਪਾਨੀਹਾਰੇ।” (ਪਾਣੀ ਢੋਣ 
ਵਾਲੇ) __--ਗਉਂ ੫, ਬਾਅ ੨੩ : ੨ (254) 
ਪਾਨੋ -- ਪਾਣੀ 
“ਤੁਮਰੇ ਦੂਧੁ ਬਿਦਰ ਕੋ ਪਾਲ੍ਹੋ ਅੰਮ੍ਰਿਤੁ ਕਰਿ ਮੈ 
ਮਾਨਿਆ।” --ਮਾਰੂ ਕਬ, ੯, ੧ : ੨ (1105) 
ਪਾਪ - ਦੁਸ਼ਕਰਮ, ਮਾੜਾ ਕਰਮ, ਕੁਕਰਮ _ 
“ਸੁਣਿਐ ਦੂਖ ਪਾਪ ਕਾ ਨਾਸੁ।” 
--ਜਪੁ ੧, ੮ : ੬ (2) 





ਹੋਰ ਰੂਪ -- ਪਾਪੰ -- 
--ਸਸ ੫, ੧੦ : ੧ (1354) 
ਪਾਪਖੰਡਨ -- ਪਾਪਾਂ ਨੂੰ ਨਸ਼ਟ ਕਰਨ ਵਾਲਾ 
“ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ।” 
--ਸੋਚ ੫, ੧੭, ੧" : ੨ ਸੀ 
ਪਾਪਗੇ -- ਪਾਪੀਆਂ/ਦੁਸ਼ ਕਰਮੀਆਂ ਨੂੰ 
ਗ੍ਹਤਾਂ ਨੂੰ 
ਨ 
ਵਡ ਪਖਾਪਗੇ। ” --ਨਟ ੪, ੪, ੧: ੨ (976) 
ਪਾਪੜਿਆ - ਪਾਪਾਂ ਨੂੰ 
“ਪਾਪੜਿਆ ਪਛਾੜਿ ਬਾਣੂ ਸਚਾਵਾ ਸੰਨ੍ਹਿ ਕੈ।” 
-ਗੂਜ ੫, ਵਾਰ ੧੩ਸ, ੫, ੨ : ੧ (521) 
ਕੁਕਰਮਾਂ, “ਪਾਪ” ਦਾ ਬਹੁ ਵਚਨ 
“ਭਰੀਐ ਮਤਿ ਪਾਪਾ ਕੈ ਸੰਗਿ।” 
--ਜਪੁ ੧, ੨੦ : ੫ (4) “ 
“ਸਾਧਸੰਗਿ ਖਾਪਾ ਮਲੁ ਖੋਵੈ।” (ਪਾਪਾਂ ਦੀ) 
___-ਗਉ ੫, ਸੁਖ ੯, ੩ : ੫ (274) 
ਹੋਰ ਰੂਪ -- ਪਾਪਾਂ -- 
“ਨਾਨਕ ਅਗੈ ਉਤਮ ਸੇਈ ਜਿ ਪਾਪਾਂ ਪੰਦਿ ਨ 
ਦੇਹੀ ।” ਹਰ । 


ਪਰਪਾਤਮਾ 1525 ਪਾਰਸ 





--ਸਿਰੀ ੪, ਵਾਰ ੨੦ਸ, ੧,੧:੪ (91) 
ਪਾਪਾਤਮਾ -- ਜੋ ਸਦਾ ਪਾਪਾਂ ਵੱਲ ਰੁਚਿਤ ਰਹੇ 
“ਹੇ ਜਨਮ ਮਰਣ ਮੂਲੰ ਅਹੰਕਾਰ ਪਾਪਾਤਮਾ। ” 
--ਸਸ ੫, ੪੯ : ੧ (1358) 
ਪਾਪਿ -- ਪਾਪ/ਕੁਕਰਮ/ਦੁਸ਼ਕਰਮ ਵਿਚ 
“ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ 
ਪਚਾਵਣਿਆ। ” 
--ਮਾਝ ੩, ਅਸ ੪, ੪ : ੩ (111) 
“ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ 
ਕਮਾਵੈ ਪਾਪੀ ਜਾਣੀਐ।” (ਪਾਪ ਦੇ ਕਰਨ ਨਾਲ) 
--ਮਾਝ ੧, ਵਾਰ ਟਸ, ੨, > : ੪ (1381 
“ਬਿਨੁ ਹਰਿ ਸਿਮਰਣ ਪਾਪਿ ਸੰਤਾਪੀ।” (ਪਾਪ 
ਕਰਨ ਕਰਕੇ) --ਆਸਾ ੧, ੨੪, ੨ : ੨ (356) 
ਪਾਪਿਸਟ =- ਵਡੇ ਪਾਪੀ, ਮਹਾਂ ਪਾਪੀ 
“ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ 
ਹਤਿਆਰੀ।” --ਸੋਰ ੪, ਵਾਰ ੨੩ : ੨ (651) 
ਪਾਪੀ -- ਕੁਕਰਮੀ, ਦੁਸ਼ਕਰਮ ਕਰਨ ਵਾਲੇ, ਪਾਪ 
ਕਰਨ ਵਾਲਾ ਰ੍ 
“ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ। ” 
--ਸਿਰੀ ੪, ਵਾਂਰ ੧੮ : ੪ (90) 


ਹੋਰ ਰੂਪ -- ਪਾਪੀਆਂ -- 


“ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ` 


ਨਰਕ ਘੋਰਿ ਚਾਲਿਅਨੁ।”” (ਪਾਪੀ ਦਾ ਬਹੁ- 
ਵਚਨ) __--ਸਿਰੀ ੪, ਵਾਰ ੧੯ : ੪ (90) 
ਪਾਪੀਸਣਿ -- ਪਾਪੀਆਂ ਸਮੇਤ 
“ਜਣੀ ਲਖਾਵਹੁ ਅਸੰਤ ਪਾਪੀਸਣਿ। ” 
--ਆਸਾ ਰਵਿ, ੨, ੩ : ੨ (486) 
ਪਾਪੁ - ਕੁਕਰਮ, ਪਾਪ 
“ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ। ” 
--ਮਾਝ ੩, ਅਸ ੨੮, ੪ : ੧ (126) 
ਪਾਪੇ - ਪਾਪ ਵਿਚ ਹੀ 
--ਸਿਰੀ ੩, ੫੬, ੪ : ੨ (36) 
“ਪਾਪਿ ਲਦੇ ਪਾਪੇ ਪਾਸਾਰਾ।” (ਪਾਪ ਦਾ ਹੀ) 
-ਰਾਮ ੧, ਓਅੰ ੩੮ : ੨ (935) 


ਪਾਂਧੈ -- ਪਾਪ ਤੋਂ 


“ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ 





ਤੇ ਰਾਖਿਆ।” 
--ਸਿਰੀ ੪, ਵਾਰ ੧੭ : ੨ (90) 
ਧੋਧੈ ਪਾਂਧੈ।” (ਪਾਪ ਦੀ) 


-ਮਾਰੂ ੧, ਅਸ ੭, ੩ : ੪ (1013) 


“ਜੋ ਨਰੁ ਉਸ ਦੀ ਸਰਣੀ ਪਰੈ ਤਿਸੁ ਕੰਬਹਿ ਪਾਂਧੈ।” 
ਰ੍ (ਪਾਪ) -ਮਾਰੂ ੫. ਵਾਰ ੮ : ੩ (1097) 
ਪਾਪੋ -- ਪਾਪ 


“ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ।” 
--ਸਿਰੀ ੩, ੫੬, ੪ : ੨ (36) 
ਪਾਯੰ -- ਪਾਂਦਾ ਹੈ 
“ਸੋਊ ਸਰਨਿ ਪਰੈ ਜਿਹ ਪਾਲੰ। 
. ` -ਗਉ ੫, ਬਾਅ ੩ : ੩ (250) 
ਪਾਯਉ -- ਪਾਇਆ, ਪ੍ਰਾਪਤ ਕੀਤਾ _ 
--ਸਵ ੩, ੮ : ੩ (1393) 
ਪਾਯਾ - ਪ੍ਰਾਪਤ ਕੀਤਾ, ਪਾਇਆ ਰ੍ 
“ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ 
ਨਿਰੰਜਨ ਉਰਿਧਰਿਆ।” 
--ਸਵ ੪, ਕਲ ੧ : ੧੦ (1396) 
ਪਾਯਾਲਿ -- ਪਾਤਾਲ ਰ੍ 
“ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ 
ਭਯੰਗਮ। ” -ਸਵ ੧, ੯ : ੧ (1390) 


| ਪਾਰ - ।. ਅੰਤ, ਹੱਦ 


“ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ।” 
ਨ -ਗਉ ੫, ਸੁਖ ੧, 2 : ੮ (263) 
2. ਦੂਜਾ ਕਿਨਾਰਾ, ਪਰਲਾ ਕਿਨਾਰਾ ਭਾਵ ਪਰਲੋਕ 
“ਕਹਿ ਕਬੀਰ ਉਰਵਾਰ ਨ ਪਾਰ ।” 
-ਗਉ ਕਬ, ਥਿਤੀ ੧ਸ : ੨ (343) 
“ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਨ 
ਪਤਾਲ।”” (ਲੋਕ ਪ੍ਰਲੋਕ) 
--ਗਉ ਰਵਿ, ੧, ੩,੧ (346) 
ਹੋਰ ਰੁਪ -- ਪਾਰ -- 
“ਕਰਿ ਕਰਤਾ ਉਤਰਸਿ ਪਾਰੌ।” (ਪਰਦੇ ਕੋ) 
--ਰਾਮ ਕਬ, ੧੦, ੪ : ੨ (972) 
ਪਾਰਸ -- ਮੰਨਿਆ ਜਾਂਦਾ ਉਹ ਪਥਰ ਜਿਸ ਦੀ 
ਛੋਹ ਨਾਲ ਲੋਹਾ ਸੋਨਾ ਬਣ ਜਾਂਦਾ ਹੈ। 


ਪਾਰਸਹਿ ਲਾ 1526 ਰ੍ `___ ਪਾਰਜਾਤ 
“ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ | “ਨਾਨਕ ਸੋ ਪਾਰੰਗਤਿ ਹੋਇ।” 
ਪਰਸ ਪਰਾ।” -ਰਾਮ ੧, ਅਸ ੭, ੪ : ੬ (878) 
-ਗਉ ੫, ਬਾਅ ੧ੋਸ਼ : ੪ (250) | “ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ 

“ਮੈਲਾ ਊਜਲ ਤਾ ਥੀਐ ਪਾਰਸ ਸੰਗਿ ਭੀਜੈ।” ਪੜੀਵਦੈ।” (ਪੂਰੀ ਪੈਣੀ, ਕਬੂਲ ਹੋਣਾ) 
(ਭਾਵ ਗੁਰੂ ਪਾਰਸ) -ਰਾਮ ਬਸ, ੧: ੨ (966) 
ਮਾਰੂ ੧, ਅਸ ੬, 2 : ੨ (1012) । ਪਾਰਗਰਾਮ -- (ਸੰ. ਧਕਗਸਿਜ=) ਪਾਰ ਜਾਣ 
ਪਾਰਸਹਿ -- ਪਾਰਸ ਨਾਲ ਰ 





ਵਾਲਾ 
“ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ | “ਸਾਧੂ ਸੰਗਤਿ ਪਾਰਗਰਾਮ। (ਪਾਰ/ਮੁਕਤ ਹੋਈਦਾ 
ਪਰਸੈ ।” -ਰਾਮ ਰਵਿ, ੧, ੧ : ੨ (973) ਹੈ) --ਬਸੰ ੫, ੮, ੩ : ੪ (1182) 


ਪਾਰਗਰਾਮਨੋ -- ਪਾਰ ਕਰਨ ਵਾਲਾ 
“ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ 
ਪਾਰਗਰਾਮਨੋ। ” 
-ਗਉ ੫, ੧੪੦, ੧“ : ੧ (210) 


ਪਾਰਸਿ - ਪਾਰਸ ਦੇ/ਨੂੰ/ਨਾਲ 
ਸਮਾਇ। ” (ਭਾਵ ਗੁਰੂ ਦੇ ਮਿਲਾਪ ਨਾਲ) 
--ਸਿਰੀ ੩, ੩੬, ੪ : ੩ (27) 


ਹੋਰ ਰੂਪ -- ਪਾਰਸੁ -- ਪਾਰਗਰਾਮੀ -- ।. ਪਾਰ ਹੋਇਆ ਭਾਵ ਮੁਕਤ 
"ਨਿਜ ਘਰਿ ਪਾਰਸੁ ਤਜਹੁ ਗੁਨ ਆਨ।” | “ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ 
(ਭਾਵ ਪ੍ਰਭੂ) ਪਾਰਗਰਾਮੀ। ”--ਗਉ ੫, ੧੬੪, ੪ : ੧ (216) 


-ਗਉ ਕਬ, ੯, ੩ : ੨ (325) | ਹੋਰ ਰੁਪ -- ਪਾਰਗਿਰਾਮੀ -- 
ਪਾਰਸੁ ਪਰਸਿ ਪਰਮ ਪਦੁ ਪਾਵੈ।” (ਗੁਰੂ | ___ “ਜਿਨਿ ਸੇਵਿਆ ਸੇ ਪਾਰਗਿਰਾਮੀ ਕਾਰਜ ਸਗਲੇ 
ਰੂਪ ਪਾਰਸ) ਥੀਏ ਜੀਉ।” 
-ਆਸਾ ੧, ਅਸ ੧, ੨ : ੪ (411) -ਮਾਝ ੫, ੩੫, ੩ : ੩ (104) 
ਪਾਰਸੈ -- ਪਾਰਸ ਹੋਇਆ, ਭਾਵ ਗੁਣਵਾਣ ਹੋਇਆ | 2. ਮੁਕਤੀ ਦਾਤਾ, ਪਾਰ ਕਰਨ ਵਾਲਾ 
“ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ | _ “ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ।” 


ਅਵਰਾ ਸਮਝਾਏ। ” `_--ਸਾਰ ੫, ੧੩੪, ੨ : ੩ (1230) 
-ਗੂਜ ੩, ੭, ੩ : ੧ (491) | ਹੋਰ ਰੂਪ -- ਪਾਰਗਿਰਾਮ -- 
ਪਾਰਖ -- ਪਰਖ ਸਕਨ ਦੇ ਸਮਰਥ, ਸੂਝਵਾਣ , "ਪਾਹਣ ਨਾਵ ਨ ਪਾਰਗਿਰਾਮੀ।” (ਪਾਰ 
“ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਜਾਣ ਵਾਲੀ) --ਸੂਹੀ ੫, ੯, ੩ : ੨ (739) 
ਖੋਲਿ।” -ਸਲੋ ਕਬ, ੨੨੫ : ੧ (1376) | ਪਾਰਚ -- ਕਪੜੇ _ 
ਪਾਰਖੀਆ -- ਪਰਖਨ ਵਾਲਾ, ਭਾਵ ਸੂਝਵਾਣ _। “ਮਿਥਿਆ ਮੋਹ ਬੰਧਹਿ ਨਿਤ ਪਾਰਚ।” (ਭਾਵ 
"ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ।” ਕਮਰ ਬੰਨਦਾ ਹੈ, ਦੁਨਿਆਵੀ ਕੰਮਾਂ ਲਈ ਤਤਪਰ 
-ਆਸਾ ੩, ਅਸ ੨੮, ੪ : ੧ (425) ਹੁੰਦਾ ਹੈ) ___--ਸੂਹੀ ੫, ੩੩, ੧ : ੨ (743) 
ਪਾਰਖੁ -- ਪਰਖ ਕਰਨ ਵਾਲਾ, ਪਾਰਖੂ ਪਾਰਜਾਤ -- ਮਨੋਕਾਮਨਾ ਪੂਰੀਆਂ ਕਰਨ ਵਾਲਾ 
“ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਸਮੁੰਦਰ ਤੋਂ ਨਿਕਲਿਆ ਇੰਦਰ 
ਪਛਾਣਿਆ। ” --ਮਾਝ ੧, ਵਾਰ ੧੩ : ੮ (144) ਦੇਵਤੇ ਦੇ ਬਾਗ ਵਿਚ ਸਥਿਤ ਇਕ 
ਹੋਰ ਰੂਪ -- ਪਾਰਖੂ -- ਰ ਬ੍ਰਿ 
“ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ।” “ਚਾਰ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ 





-ਸਿਰੀ ੧, ਅਸ ੧੩, ੪ : ੩ (61) ਪਾਰਜਾਤ ਹਰਿ ਹਰਿ ਰੁਖੁ।”? 
ਪਾਰੰਗਤਿ -- ਪਾਰ ਪੁਜਾ ਭਾਵ ਮੁਕਤ ੍ -ਟੋਡੀ ੫, ੨੯, ੨ : ੧ (717) 


ਪਾਰਣਾ ਸਾ 1527 ਪਾਰਾਵਾਰ 


(ਪਾਰਬ੍ਰਹਮ ਨੇ) 
ਰ -ਮਾਝ ੫, ੪੧, ੧ : ੧ (106) 

“ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ। ” 
--ਗਉ ੫, ੧੬੭, ੧ : ੨ (199) 







ਹੋਰ ਰੂਪ -- ਪਾਰਜਾਤੁ -- 
“ਗੁਰੂ ਤੀਰਥ ਗੁਰੁ ਪਾਵਜਾਤੁ ਗੁਰੁ ਮਨਸਾ 
ਪੂਰਣਹਾਰੂ । 

ਰ੍ --ਸਿਰੀ ੫, ੯੯, ੩: ੧(52) 
ਪਾਰਣਾ -- ਭਰੋਸਾ, ਆਸਰਾ 
ਸਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ 
ਪਾਰਣਾ।” 

-ਮਾਰੂ ੫, ਸੋਲਾ ੬, ੩ : ੩ (1077) --ਆਸਾ ੪, ਸੋਪ ੧, ੨ : ੪ (11) 
ਪਾਰਥਉ - ਪ੍ਰਿਥਾ (ਕੁੰਤੀ) ਦਾ ਪੁਤਰ ਅਰਜਨ _| ਪਾਰਮਲੋ -- ਮਲੀਨਤਾ ਤੋਂ ਪਰੇ, ਨਿਰਮਲ 
“ਗੁਰੁ ਅਰਜੁਨ ਪੁਰਖੁ ਪ੍ਰਮਾਣੂ ਪਾਰਥਉ ਚਾਲੈ [_“ਮਲੈ ਨ ਲਾਛੈ ਪਾਰਮਲੋ ਪਰਮਲੀਓ ਬੈਠੋ ਰੀ 
ਨਾਹੀ।”_--ਸਵ ੫, ਕਲ ੯, ੧ : ੧ (1406) ਆਈ।” __ --ਗੂਜ ਨਾਮ, ੨, ੧ : ੧ (525) 


ਮਰਦ - ਪਰਦਾ (ਫਾ. ਪਰਦਾ ) ਪਾਰਾ -- 1. ਅੰਤ, ਪਾਰ, ਹਦ 


--ਗਉ ੪, ੪੪, ੪ : ੩ (165) 
2. ਪਾਰਲਾ ਕੰਢਾ, ਪਾਰਲਾ ਪਾਸਾ 


ਮਨੁ ,ਹਰੀਆ।” 
--ਸਾਰ ੫, ੨੪, ੧: ੨ (1209) 
ਪਾਰਬਤੀ -- ਹਿਮਾਲੀਆ ਪਰਬਤ ਦੀ ਪੁਤਰੀ 


ਓਮਾ ਜੋ ਸ਼ਿਵਜੀ ਨਾਲ ਵਿਆਹੀ ਮੁਕਤ ਹੋਵੇ) 


ਗਈ, ਸ਼ਿਵਜੀ ਦੀ ਪਤਨੀ -ਗਉ ੩, ਅਸ ੨, ੧" : ੨ (230) 

“ਗੁਰ ਈਸਰੁ ਗੁਰੁ ਗੋਰਖੁ ਬਰਮਾ ਗੁਰੂ ਪਾਰਬਤੀ ਪਾਰਾਵਰਿਆ =- ਪਾਰਾਵਾਰ, ਅੰਤ (ਵਿਸਤਾਰ) 

ਮਾਈ।? . --ਜਪੁ ੧, ੫: ੮ (2) | ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ 
ਪਾਰਬ੍ਰਹਮ -- ਬ੍ਰਹਮ ਜੋ ਸਰਬ ਅਵਸਥਾ ਤੋਂ ਪਰੇ | __ ਅੰਤੁ ਨ ਪਾਰਾਵਾਰਿਆ। ” 

ਹੈ, ਪ੍ਰਭੂ -ਗੁਜ ੫, ਸੋਦ ੫, ੪ : ੨ (10) 


“ਰੰਗੁ ਨ ਲਗੀ ਪਾਰਬ੍ਹਮ ਤਾ ਸਰਪਰ ਨਰਕੇ ਪਾਰਾਵਾਰ -- ਉਰਲਾ ਤੇ ਪਰਲਾ ਕੰਡਾ, ਹਦ ਬੰਨਾ, 
ਜਾਇ।” _--ਸਿਰੀ ੫, ਅਸ ੨੬, ੫ : ੪ (70) ਵਿਸਤਾਰ ਦਾ ਅੰਤ, ਸੀਮਾ 


ਹੋਰ ਰੂਪ -- ਪਾਰਬ੍ਰਹਮੰ -- “ਉਸਤਤਿ ਕਰਹਿ ਅਨੇਕ ਜਨ ਅੰਤੁ ਨ 
“ਸਿਰ ਮਸੂਕ ਰਖ੍ਹਾ ਪਾਰਬੂਰਹਮੰ ਹਸੂ ਕਾਯਾ ਪਾਰਾਵਾਰ। ” --ਗਉ ੫, ਸੁਖ ੧੦ਸ:੧ (275) 
ਲਊ ਵਿ ਹੋਰ ਰੂਪ - ਪਾਰਾਵਾਰਾ -- 


“ਨਾਨਕ ਅੰਤੁ ਨ ਪਾਰਾਵਾਰਾ।” 
--ਗਉਂ ੫, ਬਾਅ ੨ : ੮ (250) 


==ਸਸ ੫, ੫2: ੧ (1358) 


ਪਾਰਬ੍ਰਹਮਣਹ -- ਪਾਰਬ੍ਰਹਮ ਦਾ/ਵਲ 
“ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਾਵਾਰਿਆ -- 
ਪਾਰਬ੍ਹਮਣਹ । ” “ਅਟਲੂ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ 


-ਜੈਤ ੫, ਵਾਰ ੧੪ਸ, ੫, ੧ : ੨ (709) ਪਾਰਾਵਰਿਆ। ” 


ਮਰਜੀ ਹੈਪਾਰਬਰਮਾ। ਪਾਰਾਵਾਰੀ -- _ 
--ਗਉਂ ੫, ਅਸ ੧, ੪ : ੪ (235) “ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ 
ਨ ਪਾਰਾਵਾਰੀ। ” 


ਹੋਰ ਰੂਪ -- ਪਾਰਬ੍ਰਹਮਿ -- 
“ਪਾਰਬ੍ਰਹਮਿ ਪ੍ਰਭਿ `ਮੋਘੁ ਪਠਾਇਆ।” 


--ਰਾਮ ੫, ਅਸ ੮, 2 : ੧ (916) 





“'ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ 
ਪਾਰਾਵਾਰੁ ।  -ਸਿਰੀ ੧, ੬, ੧: ੩ (16) 
“ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ।” 
--ਸਿਰੀ ੩, ੫੭, ੪ : ੩ (36) 


-ਆਸਾ ੫, ੩੬, ੪ : ੧ (379). 


ਪਾਰਿ -- 1. ਪਰਲੇ ਪਾਸੇ 
“ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ 
ਪਾਰਿ।” (ਭਾਵ ਮੁਕਤ ਹੋ ਗਿਆ) 
___ -ਸਿਰੀ ੫, ੭੬, ੩ : ੩ (44) 
2. ਭਾਵ ਪਰਲੋਕ 


“ਉਰਵਾਰਿ ਪਾਰਿ ਸਭ ਏਕੋ ਦਾਨੀ।” 


-ਗਉ ਕਬ, ੬੧, ੪ : ੨ (337) | 


3. ਭਾਵ (ਵਸ) ਚਲੇ, ਹੋ ਸਕੇ 
“ਬੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ 
ਵਸਾਇ।” 
--ਬਿਹਾ ੪, ਵਾਰ ੧੬ਸ, ੩, ੧ : ੫ (554) 
ਪਿ ਗਿ ਤਿਲ 
ਵਸਾਇ।” ਰ੍ 
--ਸੋਰ ੫, ਅਸ ੨, ੫ : ੧ (641) 
4. ਪਾ ਕੇ ਭਾਵ ਮਾਰ ਕੇ . 


“ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੇ 


ਅਪ੍ਰਾਧੀ। ” 
-ਸਾਰ ਪਰ, ੧, ੨ : ੧ (1253) 
ਪਾਰਿਓ -- ਪਾਇਆ, ਕੀਤਾ 
"ਪਲੁ ਪਲ ਹਰਿ ਜੀ ਤੇ ਅੰਤਰੁ ਪਾਰਿਓ।” 
_-ਜੈਤ ਰਵਿ, ੧, ੨ : ੨ (710) 
ਪਾਰੀ =- 1. ਪਰਲੇ ਕੰਢੇ, ਪਾਰ 
“ਓਛੀ ਭਗਤਿ ਕੈਸੇ ਉਤਰਸਿ ਪਾਰੀ।” 


--ਗਉਂ ਕਬ, ੧੫, ੪ : ੨ (326) 


6 ਪਾਲੀ ਭਾਵ ਇਕਠੀ ਕੀਤੀ 
“ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ 
ਲੇ ਪਾਰੀ। _--ਸਮੁ ੫, ੬” : ੧ (138੧) 
ਪਾਰੀਆ -- ਪਾਣਿਆ 


1528 








“ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ।” 
-ਮਾਝ ੩, ਅਸ ੧੨, ੧: ੧ (250) 
ਪਾਰੁ - ।. ਪਰਲੇ ਕੰਢੇਂ, 
ਧਾਤਰ ਬਾਜੀ ਪਲਚਿਚਹੇ ਨ ਉਚਵਾਰ ਨ ਪਾਰੁ ।" 
(ਭਾਵ ਪਰਲੋਕ) 
ਸਿਰੀ ੩, ੪੦, ੩ : ੩ (29) 
“ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ 
ਉਰਵਾਰੁ ਨ ਪਾਰੁ।” (ਪਾਰਲਾ ਕੰਢਾ) 
` -ਸਿਰੀ ੪, ਵਾਰ ੧੬ਸ, ੩, ੨ : ੧ (89) 
2. ਹਦ, ਹਦਬੰਨਾ, ਅੰਤ 
“ਪਾਰਬ੍ਰਹਮ ਕਾ ਅੰਤੁ ਨ ਪਾਰੁ ।” 
-ਗਉ ੫, ਅਸ ੪, ੮ : ੧ (237) 
“ਮਿਲਿ ਗੁਰ ਸੰਗਤਿ ਪਾਵਉ ਪਾਰੁ।” (ਅੰਤ, 
ਹਦਬੰਦਾ) --ਆਸਾ ੧, ੧੫, ੩ : ੪ (353) 
“ਪਾਰੁ ਨ ਪਾਵੈ ਕੋ ਧਰਨੀਧਰ ਮੰਤ।” (ਭਾਵ 
ਭੇਤ ਪਾ ਸਕਨਾਂ) 
-ਭੈਰ ਕਬ, ੧, ੩ : ੪ (1162) 
ਪਾਰੇ -- ।. ਪਾਰ, ਪਰਲੇ ਕੰਢੇ 
“ਨਾਮਿ ਰਤੇ ਭਉਜਲ ਉਤਰਹਿ ਪਾਰੇ।” (ਭਾਵ 
ਮੁਕਤ ਹੋ) -ਗਉ ੩, ੩੩, ੨ : ੪ (161) 
“ਭਰਮਿ -ਭੁਲਾਣੇ ਸਿ ਮਨਮੁਖ ਕਹੀਅਹਿ ਨਾ 
ਉਰਵਾਰਿ ਨ ਪਾਰੇ ।” 
-ਬਿਲਾ ੩, ੧, ੩ : ੩ (797) 
“ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ 
ਪਿਰੁ ਪਾਰੇ।” (ਪਰਲੇ ਕੰਢੇ/ਪਾਸੇ) 
-ਤਖਾ ੧, ਛੰਤ ੪, ੩ : ੪ (1111) 
2. ਹਦਬੰਨਾ 
“ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ 
ਪਾਵਹਿ ਪਾਰੇ।” 
ਰ੍ -ਰਾਂਮ 8, ੬, ੨ : ੧ (882) 
ਪਾਂਰੈ -- ।. ਪਾਰ ਕਰ, ਪਾਰਲੇ ਕੰਢੇ ਲਾ 
“ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ 
ਤਿਉ ਪਾਰੈ । ”--ਸਾਰ ੫, ੫੨. ੧" : ੨ (1214) 
2. ਪਾਰਾਵਾਰ, ਹਦਬੰਨਾ ਰ 
ਕਛੁ ਪਾਂਰੈ।” 


-ਕਾਨਾ ੫, ੨੦, ੧ : ੧ (1302) 


ਪਾਰੋ 1529 ਪਾਲਾ 





ਪਾਰੋ -- ।. ਪਰਲਾ ਕੰਢਾ ਹੋਰ ਰੂਪ -- ਪਾਲਤੇ -- 
“ਹਮ ਮੂਰਖ ਕਿਛੂਅ ਨ ਜਾਣ ਹਾ ਕਿਵ ਪਾਵਹ “ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ 
ਪਾਰੋ।” --ਆਸਾ ੪, ਛੰਤ ੧੭, ੩ : ੩ (450) ਨਾਇਆ।” (ਪਾਲਦੇ ਹਨ) . 


-ਮਾਲੀ ੪, ੧, ੨ : ੧ (984) 

ਪਾਲਦਾ -- ਪਾਲਣਾ ਕਰਦਾ ਹੈ 
“ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ 
ਬਖਸਿੰਦੁ।” __--ਸਿਰੀ ੫, ੮੩, ੪ : ੪ (47) 


2. ਪਾਰਾਵਾਰ, ਹਦ ਬੰਨਾ 
“ਸੋ ਹਰਿ ਹਰਿ ਤੁਮ ਸਦ ਹੀ ਜਾਪਹੁ ਜਾ ਕਾ 

ਅੰਤੁ ਨ ਪਾਰੋ ।” 
--ਗੂਜ ੫, ੪, ੧: ੨ (496) 





ਪਾਰੋਸੀ -- ਗੁਆਂਢੀ ਪਾਲਨ -- 1. ਪਾਲਣ ਹਾਰ 
“ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੂ। ” “ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ 
--ਸਲੋ ਕਬ, ੧੬੭ : ੨ (1373) ਟੀਕਾ।”” _ --ਗੂਜ ੫, ਅਸ ੧, ਪ: ੧ (507) 
ਪਾਲ -- 1. ਪੱਲਾ 2. ਪੰਘੁੜਾ, ਪਾਲਨਾ 
“ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ “ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ 
ਪਾਲ। ” --ਧਨਾ ੫, ੩੮, ੨ : ੨ (680) ਪਉਢੀਅਲੇ । ” 
2. ਪਾਲਕ, ਪਾਲਣਹਾਰ -ਰਾਮ ਨਾਮ, ੧, ੪ : ੧ (972) 
“ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ | _3. ਪਾਲਣਾ ਹੋਣੀ 
ਪ੍ਰਭ ਪਾਲ।” “ਜੈਸੇ ਪਾਲਨ ਸਰਨਿ ਸੇਂਘ।” 
--ਧਨਾ ੫, ੩੯, ੧" : ੨ (680) --ਮਾਲੀ ੫, ੩, ੨ : ੪ (987) 
3. ਦਾਮਨ, ਪੱਲੇ ਰ੍ ਪਾਲਨਹਾਰਾ -- ਪਾਲਣਾ ਕਰਨ ਵਾਲਾ 
“ਜਗਤ ਉਧਾਰਨ ਸਾਧ ਪ੍ਰਭ ਤਿਨ ਲਾਂਗਹੁ | “ਸੇਵਕ ਕਉ ਪ੍ਰਭ ਪਾਲਨਹਾਰਾ। ” 
ਪਾਲ।  _--ਬਿਲਾ ੫, ੪੧, ੨ : ੧ (611) --ਗਉ ੫, ਸੁਖ ੧੭, ੩ : ੭ (285) 
4. ਬਾਦਬਾਨ | ਪਾਲਨਾ -- ਪਾਲਣਾ (ਕੀਤੀ) 
“ਉਧਰੇ ਭ੍ਰਮ ਮੋਹ ਸਾਗਰ।” “ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ 
“ਲਗਿ ਸੰਤਨਾ ਪਰ ਪਾਲ। ” ਪਾਲਨਾ। ” --ਰਾਮ ੫, ਅਸ ੫, ੭ : ੧ (915) 
-ਕੇਦਾ ੫, ੨, ੨ : ੬ (1113) | ਪਾਲਾ -- ।. ਪਾਲਣਾ ਕੀਤੀ, ਪਾਲਿਆ 
ਪਾਲਹਿ -- ਪਾਲਣਾ ਕਰਦਾ ਹੈ, ਪਾਲਦਾ ਹੈ “ਮਾਤ ਗਰਭ ਮਹਿ ਤੁਮ ਹੀ ਪਾਲਾ।”_ 
“ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ --ਮਾਝ ੫, ਅਸ ੩੭, ੫ : ੨ (132) 
ਸਾਰਾ।`” --ਗਉ ੧, ਅਸ ੧੭, ੧ : ੨ (228) 2, ਸੀਤ, ਠੰਡ, ਸਰਦੀ ___ 
ਪਾਲਕਾ -- ਪਾਲਦਾ ਹੈ ___ '“ਅਗੀ ਖਾਲਾ ਕਪੜੁ ਹੋਵੈ ਖਾਣਾ ਹੋਵੇ ਵਾਉ।” 
“ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ . -_- ਮਾਝ ੧, ਵਾਰ ੯ਸ, ੧, ੪: ੧(142) 
ਪਾਲਕਾ। ” ਰ੍ | __ “ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ 
ਰ . -ਮਾਰੂ ੫, ਸੋਲਾ ੧੩, ੪ : ੩ (1085) ਗਾਇ।” (ਭਾਵ ਡਰ, ਭਉ) 
ਪਾਲਣਾ -- ਪਾਲਦਾ ਹੈ _ --ਆਸਾ ੫, ੩੧, ੧ : ੧ (378) 


ਪਾਲਣਾ। ” -ਮਾਰੂ ੫, ਸੋਲਾ ੬, ੯ : ੩ (1077) ਕਰਿ ਕਿਰਪਾ ਅਪਨੇ ਕਿ ਰਾਖੇ ਮਾਤ ਪਿਤਾ 
ਪਾਲਤੀ -- ਪਾਲਦੀ ਹੈ __ ਜਿਉ ਪਾਲਾ।” 

“ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਰ ..--ਸੋਰ ੫, ੫੮, ੧" : ੨ (623) 

ਆਸਾ।` -ਗਉ ੪, ੪੬, ੧ : ੧ (165) 4. ਪੱਲੇ ਰ 


ਪਾਲਿ 





1530 


ਪਾਵਉਂ 





“ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ। ” 
-ਖ੍ਰਭਾ ੫, ਅਸ ੨, ੮ : ੨ (1348) 
ਪਾਲਿ -- 1. ਕੰਧ, ਪਰਦਾ 
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ।” 


<੯ਜਐ ਚ : 2019. 


2. ਬੰਨੂ, ਬੰਧ 
“ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ 
ਵਾਰਿ ਕਰੈ।” 
-ਆਸਾ ਕਬ, ੧੫, ੨ : ੧ (479) 
3. ਪਾਲਣਾ ਕਰਕੇ 
“ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ 
ਪਾਲਿ। ” 
--ਬਿਹਾ ੪, ਵਾਰ ੧੪ਸ, ੫, ੨ : ੨ (554) 
4. ਕੰਢਿਆ ਤੱਕ, ਵਟਾਂ ਤੱਕ 


"ਕਬੀਰ ਪਾਲਿ ਸਮੂਹਾ ਸਰਵੇਰੁ -ਭਰਾ ਪੀ ਨ 


ਸਕੈ ਕੋਈ ਨੀਰੂ ।” 
--ਸਲੋ ਕਬ, ੧੭੦ : ੧ (1373) 
“ਨਾਨਕ ਗੁਰਮੁਖਿ ਉਬਰੇ ਗੁਰੂ ਸਰਵਰੁ ਸਚੀ 
ਪਾਲਿ।” (ਵੱਟ ਸਚ ਦੀ ਹੈ) 


-ਸਲੋ ੧,੮:੪(1411) 


ਪਾਲਿਓ -- ।. ਪਾਂਲੇ, ਨਿਭਾਏ, ਪੂਰੇ ਕੀਤੇ 
“ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ 

ਮੁਰਦੀਐ।”” __--ਰਾਮ ਬਸ, ੨ : ੧੦ (967) 
2. ਪਾਲਣਾ ਕੀਤੀ, ਪਾਲੇ 


“ਕਬੀਰ ਹਰਿ ਕਾ ਸਿਮਰਨ ਫਾਡਿ ਕੈ ਪਾਲਿਓ 


ਬਹੁਤੁ ਕੁਟੰਬੁ । ” 
--ਸਲੋ ਕਬ, ੧੦੬ : ੧ (1370) 


ਹੋਰ ਰੂਪ -- ਪਾਲਿਆ -- 


“ਆਪੇ ਰਚਨੁ ਰਚਾਇ ਆਪੇ ਹੀ ਪਾਲਿਆ।” 


-ਗੂਜ ੫, ਵਾਰ ੧੯ : ੬ (523) 
ਪਾਲੀ -- 
“ਅਨਿਕ ਜਤਨ ਕਰਿ ਕਾਇਆ ਪਾਲੀ।” 
-ਗਉ ਕਬ, ੧੧, ੨ : ੧ (325) 
ਪਾਲੀ =- ।. ਪਾਲਣਾ ਕੀਤੀ, ਵੇਖੋ “ਪਾਲਿਓ” (2) 
2. ਲੜ, ਪਲੇ 
“ਸਤਗੁਰੁ ਦਇਆ ਕਰੇ ਸੁਖਦਾਬਾ ਹਮ ਲਾਵੈ 
ਆਪਨ ਪਾਲੀ। ”--ਧਨਾ ੪, ੪, ੧: ੨ (667) 











3. ਨਿਭਾਹੀ 
“ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ 
ਨਹੀ ਪਾਲੀ। ” 
-ਸਾਰ ਪਰ ੧, ੩ : ੧ (1253) 
ਪਾਲੀਅਹਿ -- ਪਾਲੀਦੇ ਹਨ, ਪਾਲਣਾ ਕਰੀਦੀ ਹੈ 
“ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ 


ਆਈ।” -ਸੋਰ ੪, ਵਾਰ ੧੫ : ੩ (648) 
ਹੋਰ ਰੂਪ -- ਪਾਲੀਐ -- 
“ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ 


ਲੇ ਮਾਤ ਪਿਤਾ ਗਲਿ ਲਾਇ।”” (ਪਾਲਣਾ 
ਕਰੀਏ) --ਸਿਰੀ ੪, ਪਹ ੩, ੨ : ੨ (76) 
''ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ 
ਪਾਲੀਐ। ” (ਪਾਲਦਾ ਹੈ) ਰ੍ 
-ਮਾਰੂ ੫, ਅਸ ੭, ੫ : ੩ (1019) 
ਪਾਲੂ -- ਪਲੰਘ, ਸੇਜਾ 
“ਜਾ ਚੈ ਘਰਿ ਕੂਰਮਾ ਪਾਲੂ ਸਹਸ ਫਨੀ ਬਾਸਕੁ 
ਸੇਜ ਵਾਲੂਆ।” 
-ਮਲਾ ਨਾਮ, ੧, ੪ : ੧ (1292) 
ਪਾਲੇ -- ।. ਨਿਭਾਏ 
“ਐਸੀ ਜੁਗਤਿ ਜੋਗ ਕਉ ਪਾਲੇ।” 
-ਰਾਮ ੧, ੫, ੧ : ੩ (877) 
2. ਪਾਲਦਾ ਹੈ, ਪਰਵਰਸ਼ ਕਰਦਾ ਹੈ 
“ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ।” 
-ਰਾਮ ੫, ੨ : ੪ (957) 


ਪਾਲੈ -- ਪਲੇ ਵਿਚ 


_ “ਤਿਸ .ਕੈ ਪਾਲੈ ਕਛੂ ਨ ਪੜੈ।” 


-ਗਉ ੫, ੮੦, ੩ : ੪ (179) 
“ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ 
ਪਾਲੈ। (ਪਲੇ ਵਿਚ) 
- --ਗਉ ੫, ੧੫੩", ੩ : ੨ (213) 
ਪਾਵ -- ਪੈਰ, ਪਦ 
“ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ 
ਹਰਿ ਰਸੁ ਪੀਚੈ ਜੀਉ।” 
-ਮਾਝ ੪, ੬, ੨ : ੩ (96) 
| ਪਾਵਊਂ -- ।. ਪ੍ਰਾਪਤ ਹੋਵੇ, ਪ੍ਰਾਪਤ ਕਰਾਂ, ਮਿੱਲੇ 
“ਰਮਈਆ ਰੇਨੁ ਸਾਧ ਜਨ ਪਾਵਉ।” 
--ਗਉ ੫, ੭੫, ੧" : ੧ (177) 





ਤੁਮ ਪਾਵਉ।”” (ਪ੍ਰਾਪਤ ਕਰੋਂ) 
--ਗਉ ੯, ੫; ੨ : ੨ (219) 
“ਪਾਛੈ ਬਹੁਰਿ ਨ ਆਵਨੁ ਪਾਵਉ। ? (ਹੋਵੇ, ਪ੍ਰਾਪਤ 


ਕਰਾਂ) --ਧਨਾ ਨਾਮ, ੨, ੧" : ੧ (693) 
ਹੋਰ ਰੁਪ -- ਪਾਵਓ -- 
“ਕਰਿ ਦਇਆ ਦਾਨੁ ਦਇਆਲ ਸਾਚਾ ਹਰਿ 


ਨਾਮ. ਸੰਗਤਿ ਖਾਵਓ।” (ਪ੍ਰਾਪਤ ਕਰਾਂ) 


-ਤੁਖਾਂ ੧, ਛੰਤ ੬, ੫ : ੫ (1113) 


2. ਭਾਵ ਵੇਖਾਂ, ਨਿਕਲੇ 
“ਓਹੁ ਸੁਖੁ ਤਿਲੁ ਸਮਾਨਿ ਨ ਪਾਵਉ।” 
--ਆਸਾ ੫, ੧੧, ੧ : ੪ (373) 
3. ਗ੍ਰਹਿਣ ਕਰਾਵਾਂ, ਪਾਵਾਂ 
“ਦੇਹ ਪਾਵਉ ਜੀਨ ਬੁਝਿ ਚੰਗਾ ਰਾਮ। ” 
ਰੂਪ ਘੋੜੀ ਨੂੰ ਜ਼ੀਨ ਇਹ ਪਾਵਾਂ) 
--ਵਡ'੪, ਘੋੜੀ ੧, ੨ : ੧ (575) 
ਪਾਵਈ -- ।. ਪ੍ਰਾਪਤ ਕਰਨਾ 
“ਹਰਿ ਕਾ ਮਹਲੂ ਨ ਪਾਵਈ ਮਰਿ ਵਿਸਟਾ ਮਾਹਿ 
ਸਮਾਇ।” -ਸਿਰੀ ੩, ੩੫, ੧ : ੨ (26) 
ਹੋਰ ਰੁਪ -- ਪਾਵਏ -- 
ਗਰ ਗਲ 
ਅੰਮ੍ਰਿਤ ਫਲੁ ਪਾਵਏ।” (ਪ੍ਰਾਪਤ ਕਰਦਾ ਹੈ) 
-ਆਸਾ ੧, ਛੰਤ ੧, ੪ : ੪ (436) 
2. ਪਾਈ ਜਾ ਸਕਦੀ 


(ਦੇਹ 


“ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ 


ਮਨ ਭੰਗੈ। ”--ਮਾਰੂ ੫, ਵਾਰ ੧੧ : ੬ (1096) 
ਪਾਵਏ =- ।. ਪ੍ਰਾਪਤ ਕਰਦਾ' ਹੈ, ਵੇਖੋ 'ਪਾਵਈ” 
(11 
2. ਪਾਉਂਦਾ/ਡਾਲਦਾ ਹੈ 
ਪਾਵਏ। ' -ਰਾਮ ਸੁੰਦ, ਸਦ ੫ : ੬ (923) 
ਪਾਵਸ -- ਵਰਖਾ ਰੁੱਤ 
“ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ 
ਪਰਲਉ ਨਾਹੀ। ” 


--ਗਉ ਕਬ, ੪੮, ੧ : ੧ (333) 








` ਪ੍ਰਿਥਵੀ ਕਰਦਾ ਹੈ) 


_ਪਾਵਸਿ -- ।. ਪਾਵੇਗਾ, ਪ੍ਰਾਪਤ ਕਰੇਗਾ 


-, ਪਾਵਸਿ ਪਦੁ ਨਿਰਬਾਣੀ।” 


--ਸਿਰੀ ੧, ੨੬, ੧ : ੨ (23) 
2. ਵਰਖਾ, ਝੜੀ 
“ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ 
` ਕਮਲੁ ਕੁਮਲਾਣਾ। ” 
--ਸਿਰੀ ਬੇਣੀ, ੧, ੪ : ੩ (93) 
ਪਾਵਸਿਤਾ -- ਪਾਵੇ/ਲੱਭੇ ਗਾ 
“ਜੋਗ ਜੁਗਤਿ ਇਵ ਪਾਵਸਿਤਾ। ” 
--ਗਉ ੧, ੧੫, ੧" : 
ਪਾਵਸੀ -- ਪਾਵੇਗਾ ਰ 
“ਕਰਸਨਿ_ਤਖਤਿ ਸਲਾਮੁ ਲਿਖਿਆ ਪਾਵਸੀ। ” 
-ਮਾਝ ੧, ਵਾਰ ੧੧ : ੮ (143) 
ਪਾਵਹ - ਪ੍ਰਾਪਤ ਕਰੀਏ, ਪਾਈਏ 
“ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ . 
ਪਾਰੋ।” --ਆਸਾ ੪, ੧੭, ੩ : ੩ (450) 
ਹੋਰ ਰੂਪ - ਪਾਵਹਿ -- 
“ਸੁਣਿਐ ਪੜਿ ਪੜਿ ਪਾਵਹਿ ਮਾਨੁ ।” (ਪ੍ਰਾਪਤ 
ਕਰਦਾ/ਪਾਉਂਦਾ ਹੈ)--ਜਪੁ ੧, ੧੦ : ੩ (3) 
ਪਾਵਹੀ -- 
“ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ 
ਸਾਕ।” (ਯਾਦ ਨਹੀਂ ਕਰਦਾ, ਮਨ ਨਹੀਂ 
ਲਿਆਉਂਦਾ)--ਸਿਰੀ ੫, ੭੧, ੨ : ੩ (42) 
“ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ 
ਜੰਮਹਿ ਆਵਹਿ ਜਾਹਿ।” (ਪ੍ਰਾਪਤ ਕਰਦਾ) 
-ਬਿਹਾ ੪, ਵਾਰ ੧੧ਸ, ੪, ੧ : ੨ (552) 
ਪਾਵਹੁ - 1. ਪਾਓ 
ਤੇਲੂ।” (ਭਾਵ ਤੇਲ ਚੋਵੇਂ) 
--ਗਉ ੧, ਸੋਲਾ ੧, ੩ : ੧ (12) 
2. ਪਾਵੋਂ, ਪ੍ਰਾਪਤ ਕਰੋ 
“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ 
ਨ ਹੋਇਗੋ ਫੇਰਾ।” 
-ਗਉ ੫, ਸੋਲਾ ੫, ੩ : ੨ (13) 


੧ (155) 


॥ 


ਪਾਵਕ 
ਹੋਰ ਰੂਪ -- ਪਾਵਹੇ -- 
“ਮਨਿ-ਬੱਚਨਿੰ ਕਰਮਿ ਜਿ ਤੁਧੁ ਅਚਯਰਹਿ ਸੇ 





ਸਭੇ ਫਲ ਪਾਵਹੇ।” (ਪ੍ਰਾਪਤ ਕਰਦਾ ਹੈ)- | 


-ਗਉ ੫. ਛੰਤ ੨, ੩ : 8 (246) 
ਪਾਵਕ -- ਜੋ ਪਵਿਤਰ ਕਰੇ, ਅਗਨੀ _`_` 
“ਨਾਨਕ ਜਿਉਂ ਪਾਵਕ ਕਾ ਸਹਜ ਸੁਭਾਉ।” 
ਰ੍ -ਗਉ ੫, ਸੁਖ ੮, ੧ : ੧੦ (272) 
ਲੰਘਨਹ ।” (ਤ੍ਰਿਸ਼ਨਾ ਰੂਪੀ ਅੱਗ) 
-ਸਸ੫,੫੮: ੪ (12੨੭) 
ਹੋਰ ਰੂਪ -- ਪਾਵਕੂ -- 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ 
ਤਿਨਹਿ ਕੀਆ।” (ਤ੍ਰਿਸ਼ਨਾ ਰੂਪੀ ਅੱਗ) 
-ਆਸਾ ੧, ਸੋਪੁ ੩, ੧ : ੧ (12) 
`..-ਗਉ ੫, ਅਸ ੪, ੩ : ੨ (237) 
ਪਾਵਕੁ --.।. ਅਗਨ ਵੇਖੋ 'ਪਾਵਕ” . 
2. ਭਾਵ ਜੋਤ 
“ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ 
ਸਿਕਦਾਰੀ।” 
"ਬਸ ੧ ਅਸ ੮, ੨ : ੧1190) 
ਹੋਰ ਰੂਪ -- ਪਾਵਕੋ -- 
“ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ 
ਕਿਲਬਿਖ ਦਾਹਨਹਾਰ। ” 
੍ -ਗਉ ੫. ਛੰਤ ੩, ੧ਸ : ੨ (248) 
ਪਾਵਣ -- ਪਾਉਣ ਲਈ 
“ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ 
ਰਾਇਆ। ” --ਗਉ ੪, ੧, ੩ : ੧ (984) 
ਪਾਵਣਹਾਰਾ -- ਪਾਉਣ ਵਾਲਾ 
“ਆਪੇ ਮਾਰਗਿ ਪਾਵਣਹਾਰਾ ਆਪੇ ਕਰਮ 
ਕਮਾਏ।” ` --ਵਡ ੧, ਅਲਾ ੪, ੪ : ੫ (581) 
ਹੋਰ ਰੂਪ -- ਪਾਵਣਹਾਰੈ -- 
“ਕੀਮਤਿ ਪਾਈ ਪਾਵਣਹਾਰੈ।” 
-ਮਾਰੂ ੧, ਸੋਲਾ ੧੬, ੫ : ੧ (1036) 
ਪਾਵਣਾ -- ।. ਪ੍ਰਾਪਤ ਕਰਨਾ, ਪਾਉਣਾ 
__ “ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੂ 
ਪਾਇ।” --ਸਿਰੀ ੩, ੩੪, ੧ : ੩ (26) 





ਜੂ ਜਨ ਅਰ ਮਕਾਨ (ਭਵ (ਭਾਵ 


ਖੜਾ_ ਕਰਨਾ) ਰ੍ 
ਰ੍ -ਵਡ ੧, ਛੰਤ ੧, ੩ : ੨ (566) 
2. ਪਾਇਆ ਜਾਣਾ, ਪੈਣਾ 
“ਜੋ ਜੋ ਜਪੈ ਸੋਈ ਵਡਭਾਗੀ ਬਹੂੜਿ ਨੂ ਜੋਨੀ 
ਪਾਵਣਾ। 
_ -ਮਾਰੂ ੫, ਸੋਲਾ ੧੪, ੬ : ੩ (1086) 
“ਅਕਿਰਤ ਘਣੈ ਕਉ ਰਖੈ ਨਾ ਕੋਈ ਨਰਕ ਘੋਰ 
ਮਹਿ ਪਾਵਣਾ।” (ਭਾਵ ਸੁਟਣਾ) 

-ਮਾਂਰੂ ੫, ਸੋਲਾ ੧੪, ੭ : ੩ (1086) 
ਪਾਵਣਿਆ -- 1. ਪਾਉਂਦਾ ਹੈ, ਪ੍ਰਾਪਤ ਕਰਦਾ ਹੈ 
ਪਾਵਣਿਆ। ” (ਭਾਵ ਪੈਂਦੀ) ਰ 

-ਮਾਝ ੩, ਅਸ ੨, ੪ : ੩ (110) 
“ਅਨਦਿਨੁ ਸਦਾ ਫਿਰੈ ਬਿਲਲਾਈ ਬਿਨੁ ਪਿਰ ਨੀਦ 
ਨ ਪਾਵਣਿਆ। ” 
-ਮਾਝ ੩, ਅਸ ੩, ੪-: ੩ (110) 
2. ਪਾਉਣ ਵਾਲਾ, ਪ੍ਰਾਪਤ ਕਰਤਾ 
“ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ 
ਪਾਵਣਿਆ।” 
___ -ਮਾਂਝ ਡੇ, ਅਸ ੭, ੮ : ੩ (113) 
ਪਾਵਣੇ -- ਪ੍ਰਾਪਤ ਕਰੀਦੇ ਹਨ 
“ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ।” 
ਸਿਰੀ ੫, ੯੯, ੪ : ੨ (52) 
ਪਾਵਤ -- ।. ਪ੍ਰਾਪਤ ਕਰਦਾ, ਪਾਉਂਦਾ 
“ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ. 
ਸੇਵਈ।”” - --ਆਸਾ ੫, ੧੨੪, ੨ : ੨ (402) 
“ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ 
ਜਨ ਕੀ।” -ਆਸਾ ੯, ੧.ਬੇ : ੧ (411) 
ਹੋਰ ਰੂਪ -- ਪਾਵਤੁ -- 
“ਪਾਵਤੁ ਰਲੀਆ ਜੋਬਨਿ ਬਲੀਆ।” (ਪ੍ਰਾਪਤ 
ਕਰਦਾ ਹੈ) --ਆਸਾ ੫, ੫੫, ੧ : ੧ (385) 
2. ਪਾਏ, ਸਕਿਆ, ਲਏ 
ਪਾਵਤ। ” (ਸਿਖ ਪਾਇਆ/ਲੰਏ ਹਨ) 
-ਸਾਰ ੫, ੯, ੩ : ੧ (1205) 
“ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ 








ਮਿਲਿਓ ਬਾਸਾਨੀ।” (ਪਾਂਦਾ, ਸਕਦਾ) 
--ਸਾਰ ੫, ੩੧, ੧: ੨ (1210) 
ਪਾਵਨ -- 1. ਪਵਿੱਤਰ ਕਰਨ ਵਾਲਾ 
“ਪਤਿਤ ਪਾਵਨ ਨਾਮੁ ਕੈਸੇ ਹੁੰਤਾ।” 
--ਸਿਰੀ ਰਵਿ, ੧, ੧" : ੨ (93) 
ਹੋਰ ਰੂਪ -- ਪਾਂਵਨ -- 
“ਸਰਬ ਸੀਲ ਮਮੰ ਸੀਲੰ ਸਰਬ ਪਾਂਵਨ ਮਮ 
ਪਾਂਵਨਹ।” (ਪਵਿਤਰ ਕਰਨ ਵਾਲਾ) 
-ਸਸ ੫, ੩੮ : ੧ (1357) 


“ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ 
-ਸਮੁ ੫, ੬" : ੩ (1388) 

ਪਾਵਨਾ -- 1. ਪਵਿਤਰ 
“ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ।” 
-ਮਾਰੂ ੫, ਅਸ ੨, 2 : ੨ (1017) 

ਹੋਰ ਰੂਪ -- ਪਾਵਨੂ -- 
“ਪਵਿਤੁ ਪਾਵਨੁ ਪਰਮ ਬੀਚਾਰੀ ।”” 

-ਗਉ ੪, ਵਾਰ ੩੩ਸ, ੩, ੧ : ੩ (317) 

2. ਪਾਉਣਾ, ਧਾਰਨ ਕਰਨਾ 


ਪਾਂਵਨਹ -- ਰ 


ਪਾਂਵਨਹ। ” (ਪਵਿਤਰ ਕਰਦਾ ਹੈ) ਨ ਪਾਵਨਾ।” 
--ਸਸ ੫, ੩੮ : ੧ (1357) -ਮਾਰੂ ੫, ਅਸ ੫, ੪ : ੧ (1018) 
2. ਪਵਿੱਤਰ, ਸ਼ੁੱਧ ਹੋਰ ਰੂਪ -- ਪਾਵਨਿ -- ਰ 
“ਗੁਰ ਤੇ ਪਵਿਤ ਪਾਵਨ ਸੁਚਿ ਹੋਇ।” “ਨਿੰਦਕ ਟਿਕਨੁ ਨ ਪਾਵਨਿ ਮੂਲੇ-ਉਡਿ ਗਏ 
-ਗੀਉ ਗੋ, 22, 2 : ੩. (158) ਬੇਕਾਰ।”? (ਪਾਉਂਦੇ) 
“ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ --ਧਨਾ ੫, ੫੨, ੧" : ੨ (683) 
ਲਾਏ।” ਪਾਵਨੁ -- ।. ਪਵਿਤਰ ਵੇਖੋ “ਪਾਵਨਾ” (1) 
--ਆਸਾ ੩, ਅਸ ੩੨, ੪ : ੧ (427) | “ਹਰਿ ਨਾਮੁ ਹਿਰਦੈ ਪਵਿਤ੍ਰ ਪਾਵਨੁ ਇਹੁ ਸਰੀਰੁ 


“ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ।” 
(ਪਵਿਤਰ ਹਰੀ)--ਫੁਨ ੫, ੧੯ : ੧ (1363) 
3. ਪਾ ਲੈਂਦਾ ਹੈ [ 
“ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ 
ਸੰਗਿ।” --ਧਨਾ ੫, ੩੫, ੧" : ੨ (680) 
4. ਪਵਿਤਰ ਹੋ ਜਾਈਦਾ ਹੈ ` 

“ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ 

ਪਾਵਨ ਤਨ ਮਨ ਸੁਖ। ” 
-ਟੋਡੀ ੫, ੨੯, ੧ : ੧ (717) 


ਤਉ ਸਰਣੀ।”” (ਪਵਿਤਰ, ਸ਼ੁਧ) 


--ਗੂਜ ੧, ਅਸ ੫, 2 : > (506) 


-ਆਸਾ ੫, ੭੫, ੧: ੨ (389) 
3. ਪਵਿਤਰ ਕਰਨ ਵਾਲਾ 
“ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ 
ਓਟਾਇਆ। ”” 


-ਆਸਾਂ ੫, ੧੨੫, ੧" : ੨ (402) 


5. ਪਵਿਤਰ ਕੀਤੇ ਪਾਵਨੇ -- ਪਾਉਂਦੇ ਹਨ 
“ਗੋਤਮ ਨਾਰਿ ਅਹਿਲਿਆ ਤਾਰੀ ਪਾਵਨ ਕੇਤਕ | _“ਅਲਿਪਤ ਬੰਧਨ ਰਹਤ ਕਰਤਾ ਕੀਆ ਆਪਨਾ 
ਤਾਰੀਅਲੇ । ” ਪਾਵਨੇ।” --ਬਿਹਾ ੫, ਛੰਤ ੮, ੨ : ੪ (547) 


--ਮਾਲੀ ਨਾਮ, ੨, ੨ : ੧ (988) 
(ਮਹਾਨਕੋਸ਼ ਇਥੇ ਅਰਥ 'ਸ਼ਰਨਾਗਤ, ਸ਼ਰਨ 


ਪਾਵਨੋ -- ਪਵਿਤਰ ਕਰਨ ਵਾਲਾ 
“ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ। ” 


ਆਇਆ” ਕਰਦੇ ਹਨ) _ -ਬਿਲਾ ੪, ੭, ੧" : ੧ (801) 
6. ਪੈਰ ਰ੍ ਰ ਪਾਵੜੈ -- ਰਕਾਬਾਂ 
'ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ | ਪਮਹਜ ਕੇ ਪਾਵੜੈ ਪਗੁ ਧਰਿ ਲੀਜੈ!” 
ਕਾਇਆ ਸੰਤ ਸਰਸਨ। 


[ -ਗਉ ਕਬ, ੩੧, ੧" : ੨ (329) 
-ਕਾਨ ੫, ੨੯, ੧ : ੨ (1303) ਰ੍ 


ਪਾਵਾ = ।. ਪ੍ਰਾਪਤ ਕਰਾਂ, ਪ੍ਰਾਪਤ ਕੀਤਾ, ਪਾਇਆ 
“ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ।” 
ਸਿਰੀ ੫, ੭੫, ੩ : ੨ (44) 


“ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ 


ਲਿਖਿਆ ਤਿਨਿ ਪਾਵਾ।” (ਪਾਇਆ) 
-ਸਾਰ ੫, ੩੮, ੨ : ੧ (1212) 
2. 'ਮੰਵਾ 
“ਤਿਆਗੀ ਸਰਨਿ ਪਾਵਾ।” 
ਸਿਰੀ ੫, ਅਸ ੨੭, ੮ : ੨ (71) 
3. ਲਭ ਲਿਆ ਹੈ, ਪਾ ਲਿਆ ਹੈ 
“ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ।” 
-ਗਉ ਕਬ, ਬਾਅ ੨੦ : ੪ (341) 


ਆਸਾ ਕਬ, ੩. > : ੩ (476) 


5. ਸਕਾਂ 
“ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ 
ਪਾਵਾ। ` --ਸੂਹੀ ੫, ੫੪, ੪ : ੨ (749) 


ਪਾਵਾੜਾ -- ਸੰਸਾਰ ਅਖਾੜਾ 
“ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ 
ਪਾਵਾੜਾ। ` --ਮਾਰੂ ੫. ਵਾਰ ੧੦ : ੩ (1097) 


ਪਾਵੀਐ -- ਪਾਈਏ, ਪ੍ਰਾਪਤ ਕਰੀਏ 


“ਸਭੁ ਕੋ ਭਗਤਿ ਕਰੇ ਹਰਿ ਕੇਰੀ ਹੌਰਿ ਭਾਵੈ ਸੋ ! 


ਥਾਇ ਪਾਵੀਐ ਰੇ।” 

-ਕੇਦਾ ੪, ੧, ੧: ੨(1118) 
“ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋਕਉ ਦੇਹੁ 
ਮਤੀ ਜਿਤੁ ਹਰਿ ਪਾਵੀਐ ਰੇ।” 


-ਕੇਦਾ ੪, ੧,੪:੧(1118)' 


ਪਾਵੇ -- ਪਾਏ/ਪ੍ਰਾਪਤ ਕੀਤੇ ਹਨ 
`_ “ਹਰਿ ਸੰਤਨ ਪਾਵੇ।” 
-.. --ਆਸਾ ੫. ੧੪੭, ੧" : ੨ (407) 
ਪਾਵੈ -- 1. ਪ੍ਰਾਪਤ ਕਰਦਾ ਹੈ, ਪਾਉਂਦਾ ਹੈ 
“ਜੇ ਕੋ ਪਾਵੈ ਤਿਲ ਕਾ ਮਾਨੂ।” 
--ਜਪੁ ੧, ੨੧ : ੨ (4) 

2. ਭਾਵ ਸਕਨਾ, ਪਾ ਸਕਦਾ 

“ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ 

ਕੋਇ।”  --ਸਿਰੀ ੫, ੭੧. ੪ : ੩ (42) 


1534 








3. ਪਾਏ 
“ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਂਵੈ ਥਾਇ ।” 
--ਸਿਰੀ ੪, ਵਾਰ ੧੦ : ੧ (86) 
“ਗਊ ਚਰਿ ਸਿੰਘ ਪਾਛੇ ਪਾਂਵੈ।” (ਪਾਉਂਦਾ ਹੈ) 
--ਗਉ ੫, ੧੬੦, ੨ : ੨ (198) 
4. ਪੈਰੀਂ 
“ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ।' 
੍ -ਆਸਾ ੫, ੧, ੨ : ੪ (370) 
ਪਾੜ -- ਨਾਲ ਦੀ, ਪਾਸ ਦੀ 
“ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ 


(ਛਵਾਈ ਹੋ।” --ਸੋਰ ਨਾਮ, ੨, ੧ : ੧ (657) 


-ਸਲੋ ਫਰ, ੧੦੪ : ੧ (1383) 
ਪਾੜਿ -- ਫਾੜ ਕੇ 
__ਪਹਿਰੇਉ।” _ --ਸਲੋ ਫਰ, ੧੦੩ : ੧ (1387) 
ਪਾੜੀ -- ਛੁਟੀ 
“ਪਾਹਰ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ।” 
-ਸਲੋ ਕਬ, ੧੩੭ : ੨ (1371) 
ਪਾੜੇ -- ਫਾੜੇ 


“ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੇ।” 
-ਰਾਮ ੩, ਵਾਰ ੧੯ਸ, ੧, ੧ : ੩ (955) 

ਪਿਉ -- ਪਿਤਾ 

“ਸਭਨਾ ਕਾ- ਮਾ ਖਿਉ ਆਪਿ ਹੈ ਆਪੇ ਸਾਰ 

ਕਰੇਇ ।” 

___-ਸੋਰ ੪, ਵਾਰ ੨੯ਸ, ੩, ੨ : ੨ (653) 
ਪਿਊਸ -- ਦੇਵਤਿਆਂ ਦੇ ਪੀਣ ਵਾਲਾ ਜਲ, ਅੰਮ੍ਰਿਤ ` 
“ਹੁਤੀ ਜੁ ਪਿਆਸ ਪਿਉਸ ਪਿਵੰਨ ਕੀ ਬੰਛਤ 

ਸਿਧਿ ਕਉ ਬਿਧਿ ਮਿਲਾਯਉ।” 


--ਸਵ ੪, ਨਲ ੧੦ : ੨ (1400) 


-ਬਿਲਾ ੪, ਵਾਰ ੯ਸ,'੩, ੨ : ੨ (853) 
ਪਿਆਈ -> ਪਿਲਾਈ,_ਪਿਆਉਂਦਾ ਹੈ __ ... 
“ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੇ 


'ਪਿਆਈ।” _ -ਰਾਮ ੩, ਵਾਰ ੫ : ੫ (951) 
ਪਿਆਏ -- ਪਿਆਉਂਦਾ ਹੈ 
`__ -ਗੂਜ ੩, ਵਾਰ ੧੧ : ੩ (513) 
ਪਿਆਸ = ਤਿਖਾ, ਪੀਣ ਦੀ ਇਛਾ, ਲੋਚਾ 
“ਹਰਿ ਜ੍ਰਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ 
ਸਰਧਾ ਹਰਿ ਪਿਆਸ। ” 
'-ਗੁੰਜ ੫, ਸੋਦ ੪, ਕੇ ” ੧ ₹10) 
/4,ਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ 
ਮਿਲਾਵੈ ਮਾਇ ।” 
ਸ -ਮਾਝ ੫, ਬਾਰਾ ੮ : ਦੇ (132) 
ਪਿਆਸਾਂ = 1. ਤ੍੍‌ਖਾਵੰਤ, ਲੋਚਾਵਾਨ, ਲੋਚਕ 
“ਹੋਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ 
ਮੋਹਿ ਆਹੀ ਪਿਆਸਾ।” 
੍ --ਧਨਾ ੧, ਸੋਲਾ ੩, ੪2 ੧ (13) 
-ਹੋਰ ਰੁਪ -- ਪਿਆਸਿ -- 
“ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ 
ਭੂਖ ਪਿਆਸਿ ਜੀਉ।” (ਲੋਚਾ) 
-ਸੂਹੀ ੧, ਕੁਚ ੨ : ੯ (762) 





4 ਨ 


ਚਾਤ੍ਰਿਕ. ਬੂੰਦ ਪਿਆਸਿਆ। ” (ਤ੍ਰਿਖਾਵੰਤ, 
ਚਾਹਵਾਨ) 
--ਕੇਦਾ ੫, ਛੰਤ ੧, ੨ : ੩ (1122) 
2. ਤ੍ਰਿਸ਼ਨਾ 
` “ਤਿਸ ਤੇ ਉਪਜੇ ਦੇਵ ਮੋਹਿ ਪਿਆਸਾ। ” 
--ਗਉਂ ੩, ਅਸ ੪. ੧ : ੨ (230) 


ਪਿਆਸਾ। ” 


. --ਸੂਹੀ ਕਬ, ੪, ੩ : ੧ (793) 


ਹੋਰ ਰੂਪ -- 'ਪਿਆਸਿ - 


ਗਲ 


ਪਿਆਸਿ। ” (ਤ੍ਰਿਸ਼ਨਾ) 
-ਵਡ ੪, ਵਾਰ ੧੭ਸ, ੩, ੨ : ੧ (592) 
ਪਿਆਸੀ -- ਤ੍ਖਾਵੰਤ, ਚਾਹਵਾਨ 
“ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ 









ਸੰਤੁ ਮਿਲਾਵੈ ਨੇਰਾ।” 
-ਗਉ ੫, ੧੨੧”, ੧” : 


ਦੇ (204) 


” -ਮਾਰੂ ੧, ਅਸ ੩, ੬ : ੧ (1010) 
“ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ 
ਜੀਉ।” (ਮਾਇਆ-ਦਾ ਭੁੱਖਾ ਤੇ ਚਾਹਵਾਨ) 
--ਧਨਾ ੧, ਛੰਤ ੨, ੫ : ੧ (689) 

ਪਿਆਰ -- 1. ਪੇਮ, ਮੁਹਬਤ, ਸਨੇਹ 
“ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਖਿਆਰ। ” 
--ਸਿਰੀ ੧, ਅਸ ੬, ੪ : ੩ (56) 


2. ਪਿਆਰਾ 
“ਸਖਾ ਸੈਨੁ ਪਿਆਰ ਪ੍ਰੀਤਮੁ ਨਾਮੁ ਹਰਿ ਕਾ ਜਪੁ 
ਜਪੋ।”” --ਤੁਖਾ ੧, ਛੰਤ ੬, ੨ : ੬ (1113) 


| ਪਿਆਰੜੇ -- ਹੇ ਪਿਆਰੇ 


“ਜੇ ਕਰੁ ਗਹਹਿ ਪਿਆਰੇ ਤੁਧੁ ਨ ਛੋਡਾ ਮੂਲਿ।” 
--ਗਉ ੫, ਵਾਰ ੧੮ਸ, ੫, ੨ : ੧ (322) 


ਪਿਆਰਾ -- ਪ੍ਰਿਯ, ਜਿਸ ਨਾਲ/ਨੂੰ ਪਿਆਰ ਕੀਤਾ 


--ਸਿਚੀ ੧, ੨੦, ੧ : ੧ (21) 
ਪਿਆਰਿ -- ਪਿਆਗ/ਪੇਮ ਦੁਆਰਾ/ਰਾਹੀ/ਸਦਕਾ 
“ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ 
ਪਿਆਰਿ। ” _ --ਸਿਰੀ ੧, ੧੨, ੨ : ੨ (18) 
“ਪਹਿਲੈ ਪਿਆਰਿ ਲਗਾ ਥਣ ਦੁਧਿ।” (ਪਿਆਰ 
ਨਾਲ) _--ਮਾਝ ੧, ਵਾਰ ੧ਸੰ, ੧, ੨ : ੧ (137) 
< 1. ਹੇ ਮੇਰੇ ਪਿਆਰੇ 
“ਸੁਣਿ ਮਨ ਮਿਤ੍ਰ ਮਿਆਰਿਆ ਮਿਲੁ ਵੇਲਾ ਹੈ 
ਏਹ।” --ਸਿਰੀ ੧, ੧੭, ੧: ੧ (20) 
2. ਪਿਆਰ ਕੀਤਾ ਹੈ 
“ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ। ” 
--ਸਿਰੀ ੪, ਵਾਰ ੧੧ਸ, ੩, ੧ : ੪ (86) 
“ਨਾਨਕ ਗੁਰਮੁਖਿ ਰਸਨਾ ਹਰਿ ਜਧੈ ਹਰਿ ਕੈ 


ਨਾਇ ਪਿਆਰਿਆ। ” (ਪਿਆਰ ਕਰਦੀ ਹੈ) 


`ਬਿਹਾ ੩, ਵਾਰ ੫ਸ, ੩, 2 : 2 (550) 





` --ਗਉ ੪, ਵਾਰ ੨੦ਸ, ੪, ੨ : ੧ (311) 
4. ਪਿਆਰਿਆਂ ਨੂੰ ਰ 
“ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ 
ਪਿਆਰਿਆ। ” 


-ਸ਼ੂਹੀ ੫, ਛੰਤ ੩, ੧ : ੩ (778). 


“ਜਾਣਿਆ ਅਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ 
ਪਿਆਰਿਆ।” (ਪਿਆਰਿਆ ਉਪਰ) 
--ਰਾਮ ੩, ਅਨੰ ੭ : ੨ (917) 
5. ਪਿਆਰੇ 

'ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ। ” 
ਰਾਮ ੫, ਵਾਰ ੧੯ : ੭ (964) 

ਬੰਨ੍ਹ” (ਪਿਆਰ ਕਰਨ ਵਾਲਿਆ) 
--ਸਲੋ ਫਰ, ੧੦੦ : ੪ (1383) 
ਪਿਆਰਿਹੋ -- ਹੇ ਪ੍ਰਿਯ ਜਨੋ, ਹੇ ਪਿਆਰੇ ਸਜਨੋ 
“ਸਿਖਹੁ ਸਬਦੁ ਪਖਿਆਰਿਹੋ ਜਨਮ ਮਰਨ ਕੀ 
ਟੇਕ । ? --ਗਉ ੫, ਵਾਰ ੯ਸ, ੫, ੨ : ੧ (320) 
ਪਿਆਰੀ -- ।. ਜਿਸ ਨੂੰ ਪਿਆਰ ਕੀਤਾ ਜਾਵੇ, 


--ਮਾਝ ੪, ੭, ੪: ੨ (96) 
“ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ 
ਪਿਆਰੀ। ” --ਆਸਾ ਕਬ, ੪. ੪ : ੨ (476) 


2. ਹੇ ਪਿਆਰੀ 


“ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ।” (ਹੇ 


ਪਿਆਰੀ ਜੀਭ) 
--ਗਉ ੫, ੧੪੪, ੧" 
3. ਪਿਆਰ ਕਰਦੇ ਹਨ 


“ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ` 


ਪਿਆਰੀ ਮਨਮੁਖ ਸੋਇ ਰਹੇ ਅਭਾਗੇ।”” 
-ਵੱਡ ੩. ਫ਼ੰਤ ੩, ੪ : ੫ (569) 


“ਸੋ.ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ 


1536 





:2 (194) | 





ਪਿਆਰੀ। ”? 


-ਵੇਡ ੪. ਵਾਰ ੯ : ੪ (289) 
ਪਿਆਰੀਆਂ -- ਪਿਆਰ ਦੀਆਂ ਪਾਤਰ, 


-ਮਾਝ ੪, ੭, ੧ : ੧ (96) 
ਪਿਆਰੁ -- ਪ੍ਰੇਮ - 
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ 
ਪਿਆਰੁ ।” -ਜਪੁ ੧, ੪: ੪ (2) 
ਪਿਆਰੇ -- 1. ਸੰਬੋਧਨ, ਹੇ ਪ੍ਰਿਯ 
“ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ। ” 
--ਸਿਰੀ ੫, ੯੭, ੧ : ੧ (51) 
2. ਜਿਸ ਨੂੰ ਪਿਆਰਾ ਕੀਤਾ ਜਾਵੇ, ਪ੍ਰਿਯ 
ਮਿਲਿ ਗਾਵਏ।” 
-ਸਿਰੀ ੫, ਛੰਤ ੩, ੧ : ੫ (80) 
“ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ 
ਪਿਆਰੇ । `--ਵਡ ੧, ਅਲਾ ੩, ੭:੩ (581) 
ਪਿਆਰੈ -- 1. ਪਿਆਉਂਦਾ ਹੈ 
"ਬਾਰ ਬਿਵਸਥਾ ਤੁਝਹਿ ਪਿਆਰੈ ਦੂਧ। ” 
-ਗਉ ੫, ਸੁਖ ੪, ੧ : ੫ (266) 
2. ਪ੍ਰੇਮ ਨੇ 


“ਬਿਨੁ ਪਿਆਂਰੈ ਭਗਤਿ ਨ ਹੋਵਈ ਨਾ ਸੁਖੁ 
ਹੋਇ ਸਰੀਰਿ।” 
____ -ਆਸਾ ੩, ਅਸ ੩੬, ੬ : ੧ (429) 
3. ਪਿਆਰੇ ਨੇ 
ਚੜਾਇਆ। ” --ਸੋਰ ੪, ੪, ੧ : ੩ (605) 


--ਗੋਉ ੫, ੧੧੭", ੧" : ੧ (203) 
“ਪਾਨ ਪਿਆਰੋ ਮਨਹਿੰ ਅਧਾਰੋ ਚੀਤਿ ਚ਼ਿਤਵਉ 
ਜੈਸੇ ਪਾਨ ਤੰਬੋਲੀ।” 
-ਬਿਲਾ ੫, ੮੯ , ੧“ 
2. ਪਿਆਰ ਕਰਕੇ ਰ੍ 
“ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ 
ਪਿਆਰੋ ।” 


--ਵਡ ੧, ਅਲਾ ੧, ੪ : ੧ (579) 


: ੨ (822) 





3. ਪਿਆਲਾ 


ਰੂਚਾ। ` --ਗਉ ੫, ੧੫੭”, ੨ : ੧ (214) 
ਪਿਆਲ -- ਪਿਆਲਾ 
“ਸੁਰਤਿ ਖਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ 
ਰਸੁ ਪੇਉ ਰੇ। ”--ਰਾਮ ਕਬ, ੧. ੩ : ੨ (969) 
ਪਿਆਲਾ =- ਕਟੋਰਾ, ਪਾਤਰ 
“ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ 
ਸਾਜਿਆ।”” _ --ਸਿਰੀ ਕਬ, ੩, ੩ : ੧ (92) 
ਪਿਈਵੀ -- ਬਰੀਕ, ਸੂਖਮ 
“ਖੰਨਿਅਹੁ ਤਿਖੀ ਬਹੁਤੁ ਪਿਈਣੀ। ” 
-ਸੂਹੀ ਫਰ, ੧, ੪ : ੨ (794) 


ਪਿਸਨ -- ਚਿਚੜ ਰ 
“ਅਪਨਾ ਆਪੁ ਤੂ ਕਬਹੂ ਨ ਛੋਡਸਿ ਪਿਸਲ ਪ੍ਰੀਤਿ 

ਜਿਉ ਰ੍ੇ।” ` _ -ਮਾਰੂ ੧, ੪, ੩ : ੨ (990) 
ਪਿਸਨੈੰ -- ਚੁਗਲ 


_“ਦੁਰਬਚਨ ਭੇਦ ਭਰਮੰ ਲਾਕਤ ਪਿਸਨੰੰ ਤ 
`_ ਸੁਰਜਨਹ। --ਸਸ ੫, ੪੪ : ੨ (1358) 
ਪਿਸਰ - (ਫਾ. ਪਿਸਰ) ਪੁਤਰ, ਬੇਟਾ __ 
“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ 
ਦਸਤੰਗੀਰ।” _ --ਤਿਲੰ ੧, ੧, ੨ : ੧ (721) 
ਪਿਸਾਚ -- ਦੇਵਤਿਆਂ ਦੀ ਇਕ ਨੀਵੀਂ ਸ਼੍ਰੇਣੀ 
“ਕਈ ਕੋਟਿ ਜਖ੍ ਕਿੰਨਰ ਪਿਸਾਚ। ” 
--ਗਉ ੫. ਸੁਖ ੧੦, ੪ : ੬ (276) 
ਪਿਕਾਬਰ -- (ਫਾ. ਪੈਗੰਬਰ) ਪੈਗਾਮ (ਸੁਨੇਹਾ) ਲੈ 
ਰ੍ ਜਾਣ ਵਾਲਾ ਰ 
“ਪੀਰ ਪਿਕਾਬਰ ਸੇਖ ਮਸਾਇਕ ਅਉਲੀਏ।”” 
-ਗੂਜ ੫, ਵਾਰ 2 . ੫ (216) 


੨੩ ੨੩ 


ਪਿਖਹੁ -- ਦੇਖੋ, ਵੇਖੋ 


ਨਯਣ। ”” 
ਪਿਖਤ =- ਵੇਖਿਆ 

ਸਹਾਰੁ ਗੁਰੂ ਰਾਮਦਾਸੁ । ” ਰ੍ 
--ਸਵ ੪, ਕੀਰ ੨ : ੪ (1406) 


ਪਿਖੰਤਿਹ -- ਵੇਖਦਿਆਂ ਹੀ 


-ਸਵੇ ੫, ਮਥੁ ੧ : ੬ (1408) 





“ਓਹੀ ਭਾਠੀ ਓਹੀ ਪੋਚਾ ਓਹੀ ਪਿਆਰੋ ਓਹੀ 


ਪਿੰਗੁਰੀਆ 





ਤ੍ਰਸਨ। ” -ਸਵੇਂ ੨, ੭ : ੫ (1392) 


ਪਿਖੰਦੋ -- ਵੇਖਜਿ ( ਰ 
“ਡੁਖੇ ਕੌੜਿ ਨ ਡੂਖ ਨਾਨਕ ਪਿਰੀ ਖਿਖੰਦੋ ਸੁਭ 
ਦਿਸਟਿ।” 


-ਮਾਰੂ ੫, ਵਾਰ ੧੯ਸ, ੫, ੧ : ੨ (1100) 
ਪਿਖੰਨ੍ਹਿ - ਵੇਖਦੀਆਂ ਹਨ 
“ਅਖੀ ਪ੍ਰੋਮਿ ਕਸਾਈਆਂ ਹਰਿ ਹਰਿ ਨਾਮੁ 
ਪਿਖੰਨ੍ਹਿ। ” 
-ਕਾਨ ੪, ਵਾਰ ੧੩ਸ, ੪, ੨ : ੧ (1318) 
ਪਿਖਾ -- ਵੇਖਾਂ 
“ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ 
ਹਰਿ ਦਰਸਨੁ ਪਿਖਾ।” 
--ਕਾਨ ੪, ਵਾਰ ੮ : ੧ (1316) 
ਹੋਰ ਰੂਪ -- ਪਿਖਿ - 
ਜਪੁ ਤਪੁ ਸਤੁ ਸੰਤੋਖੁ ਖਿਖਿ ਦਰਸਨੁ ਗੁਰ 
ਸਿਖਹ।” (ਵੇਖਕੇ) 


-ਸਵ ੩, ੧੭ : ੧ (1395) 
ਪਿਖਿਜੈ -- ਵੇਖੀਐ 
“ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ 





ਪਿਖਿਜੈ। ” -ਸਵ ੩, ੧੦ : ੪ (1394) 
ਪਿਖੁ - ਵੇਖ 

“ਸਗਲ ਗੁਣਾ ਗੁਣ ਉਤਮੋ ਭਰਤਾ ਦੂਰਿ ਨ ਖਿਖੁ 

ਰੀ।” --ਆਸਾ ੫, ੧੧੮, ੧: ੨ (400) 
ਹੋਰ ਰੂਪ -- ਪਿੰਥੈ -- 

ਦਰਸਨੁ ਪਿਥੈ।”? (ਵੇਖੇ) 
--ਸਿਰੀ ੪, ਛੰਤ ੧, ੧ : ੧ (78) 

ਪਿੰਗੰ =- ਪਿੰਗਲਾ 


9 _ ਨ ੪੫ 


-ਸਸ ੫, ੫੫ : ੨ (1359) 
ਪਿੰਗਲਾ -- ਹਠਯੋਗ ਅਨੁਸਾਰ ਤਿੰਨ ਪ੍ਰਧਾਨ 
ਨਾੜੀਆਂ ਵਿਚੋਂ ਇਕ ਜੋ ਸਰੀਰ ਦੇ 

ਸਜੇ ਪਾਸੇ ਹੈ, ਸੂਰਯ ਨਾੜੀ 
“ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ 
ਜਾਹੀ।” _--ਗਉ ਕਬ, ੫੨, ੧ : ੨ (334) 
'ਪਿੰਗੁਰੀਆ -- ਪਿੰਗਲਾ, ਜਿਸ ਦੇ ਪੈਰ ਨ ਹੋਣ, 

ਲ੍ਲਾ 


ਪਿੰਗੁਲ 1538 
“ਸਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ- | ਪਿਛਲ -- ਪਿਛਲੀ 








ਦੁਆਰਿ ਰਟਤ ਪਿੰਗੁਰੀਆ। ” “ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ 
--ਗਉਂ ੫, ੧੧੫, ੧ : ੧ (203) ਮੁਇਓਹਿ। ” _--ਸਲੋ ਫਰ, ੧੦੭ : ੧ (1383) 
ਪਿੰਗੁਲ -- ਪਿੰਗਲਾ, ਜਿਸ ਦੇ ਪੈਰ ਨ ਹੋਣ ਪਿਛਲੇ -- ਪਹਿਲੇ, ਪਿਛੇ ਦੇ 

“ਕਹਾ ਪਿੰਗੁਲ ਪਰਬਤ ਪਰ ਭਵਨ। ” “ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ 

-ਗਉ ੫, ਸੁਖ ੪, ੬ : ੭ (267) | ਅਉਗਣ ਬਖਸਿ ਲਇਆ।” 
ਹੋਰ ਰੂਪ -- ਪਿੰਗੂਲਾ -- --ਗਉ ੪, ਵਾਰ ੧੩ਸ, ੪, ੨ : ੮ (307) 
“ਕਰਮ ਕਰਿ ਅਰੁਣ ਪਿੰਗੁਲਾ ਰੀ।” ਪਿਛਵਾਰਲਾ -- ਪਿਛਲਾ ਪਾਸਾ 
ਰ੍ -ਧਨਾ ਤ੍ਰਿਲੋਂ, ੧, ੨ : ੨ (695) “ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ 
ਪਿੰਗੁਲਾ -- ।. ਲੂਲਾ, ਵੇਖੋ 'ਪਿੰਗੁਲ” ਪਿਛਵਾਰਲਾ। ” 

2. ਹਠ ਯੋਗ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ --ਮਲਾ ਨਾਮ, ੨, ੩ : ੨ (1293) 
ਵਿਚੋਂ ਇਕ ਪਿਛਾ -- 1. ਬੀਤਿਆਂ ਸਮਾਂ, ਲੰਘ ਚੁੱਕਾ ਵਕਤ 
“ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ | _“ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ।” 

ਲਖਾਏ। ” --ਰਾਮ ੧, ਸਿਗੋ ੬੦ : ੫ (944) --ਸਲੋ ਫਰ, ੯ : ੨ (1378) 

3. ਇਕ ਵੇਸਵਾ 2. ਪਿਛੇ, ਪਿਛਲੀ ਓਰ 

“ਅਜਾਮਲੁ ਪਿੰਗੂਲਾ ਲੁਭਤੁ ਕੁੰਚਰੁ ਗਏ ਹਰਿ ਕੈ | “ਆਗਾਹ ਕੁ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ।” 
ਪਾਸਿ।” -ਕੇਦਾ ਰਵਿ, ੧, ੩ : ੧ (1124) -ਮਾਰੂ ੫, ਵਾਰ ੭ਸ, ੫, ੧ : ੧ (1096) 
ਪਿੰਗੁਲੂ -- ਪਿੰਗੁਲਾ, ਲੂਲਾ ਪਿਛਾਹਾ -- ਪਿਛੇ, ਪਿਛਲੇ ਪਾਸੇ 

“ਪਾਵਹੁ ਤੇ ਪਿੰਗੁਲੁ ਭਇਆ ਮਾਰਿਆ ਸਤਿਗੁਰ “ਕੁੜਿਆਰ ਪਿਛਾਹਾ ਸਟੀਅਨਿ ਕੁੜੁ ਹਿਰਦੈ ਕਪਟੂ 
ਬਾਨ।”” ___ -ਸਲੋ ਕਬ, ੧੯੩ : ੨ (1374) ਮਹਾ ਦੁਖੁ ਪਾਵੈ।” ਰਹ 

ਪਿਚੁ -- ਪਿਲਾ ਰ -ਗਉ ੪, ਵਾਰ ੬ : ੪ (302) 

“ਹੋਰ ਕਚੀ ਮਤੀ ਕੂਚੁ ਖਿਚੁ ਅੰਧਿਆ ਅੰਧੁ | ਪਿਛੀ =- ਪਿਛੇ, ਪਿਛਲੇ ਪਾਸੇ ਵੱਲ 
ਬੀਚਾਰੁ।” (ਕਚਾ ਪਿਲਾ) “ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ।” 

-ਸਾਰ ੫, ਵਾਰ ੧੧ਸ, ੧, ੨ : ੬ (1242) -ਮਾਝ ੧, ਵਾਰ ੨੬ਸ, ੧, ੧ : ੯ (149) 

“ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ । ਪਿਛੇ -- ।. ਪਿਛੋਂ, ਬਾਅਦ ਵਿਚ, ਜਾਣ ਤੋਂ ਬਾਅਦ 

ਕੂੜਿਆਰ ਕੂੜੇ ਝੜਿ ਪੜੀਐ। ” “ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ 
-ਗਉ ੪, ਵਾਰ ੯ : ੪ (304) ਲਿਉ 

ਪਿਛੰਉਡੀ -- ਪਿਛੇ ਪੈਣਾ, ਘਟਨਾ --ਰਾਮ ਸੂੰਢ, ਸਦ ੫ : ੧ (923) 
“ਏ ਪੰਡੀਆ ਮੋ ਕਉਂ ਢੇਢ ਕਹਤ ਤੇਰੀ ਪੈਜ ੧. ਤੇ ਕਹੈ ਪਿ ਪਣਤਾਇ। ”” 
ਪਿਛੰਉਡੀ ਹੋਇਲਾ। ” ਰ --ਜਪੁ ੧, ੧੨ : ੨ (3) 

. -ਮਲਾ ਨਾਮ, 2, ੨ : ੨ (1292) 2. ਪਿਛੇ, ਮਗਰ ਮਗਰ 

ਪਿਛਹੁ -- ਪਿਛਲੇ ਪਾਸਿਉ “ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ 

“ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ।” ਤਮਾਇ।”” --ਸਿਰੀ ੩, ੩੫, ੪ : ੨ (26) 

--ਗਉਂ ੧, ੧੭, ੩ : ੨ (156) “ਪਿਛੇ ਲਗਿ ਚਲੀ ਮਾਇਆ।? 
2. ਪਿਛਲੀ, ਪਿਛਲਾ ਭਾਗ -ਸੋਰ ੫, ੬੪, ੨ : ੨ (625) 


“ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ।” 3. ਸਦਕਾ, ਬਰਕਤ ਨਾਲ 
-ਮਾਰੂ ੧, ੧, ੧ : ੧ (989) “ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ 





ਮਹਿ ਕਾਸਟੁ ਭਇਆ। ” (ਭਾਵ ਸਰੀਰ) 
-ਰਾਮ ੧, ਅਸ 2, ੨ : ੧ (906) 
ਹੋਰ ਰੂਪ -- ਪਿੰਜਰਾ -- 
“ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ 
ਜਾਹਿ।” (ਭਾਵ ਸੁਕਾ ਸਰੀਰ) 
--ਸਲੋ ਫਰ, ੯੨ : ੧ (1382) 
ਪਿੰਜਰਿ -- ਪਿੰਜਰੇ ਵਿਚ 
“ਪਿੰਜਰਿ ਪੰਖੀ ਬੰਧਿਆ ਕੋਇ।” 
-ਬਿਲਾ ੧, ਥਿਤੀ ੭ : ੩ (839) 
ਪਿੰਜਰੁ -- ।. ਸਰੀਰ (ਰੂਪੀ ਪਿੰਜਰਾ) 
“ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ 
ਪਿੰਜਰੁ ਲੈ ਜਾਰਿ।” 


ਨਿਧਾਨੁ।” --ਸਿਰੀ ੫, ੯੮, ੨ : ੨ (52) 
4. ਭਾਵ ਤਕੜੀ ਦੇ ਦੂਜੇ ਪਲੇ ਵਿਚ 
“ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ 
ਚੜਾਈ।” 
--ਮਾਂਝ ੧, ਵਾਰ ੧੯ਸ, ੧, ੧ : ੩ (147) 
“ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ 
ਤੋਲਿਆ ਜਾਪੈ।” 
-ਆਸਾ ੧, ਵਾਰ ੧੧ਸ, ੧, ੨ : ੧੦ (469) 
5. ਲੰਘ ਚੁਕਿਆ ਸਮਾਂ 
“ਓਸੁ ਅਗੈ ਪਿਛੈ ਢੋਣੀ ਨਾਹੀ ਜਿਸੁ ਅੰਦਰਿ 
ਨਿੰਦਾ ਮੁਹਿ ਅੰਬ ਪਇਆ।” 
-ਗਉ ੪, ਵਾਰ ੧੩ਸ, ੪, ੨ : ੬ (307) 





“ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ -ਸਿਰੀ ੪, ਵਾਰ ੧੫ਸ, ੨, ੧ : ੨ (89) 
ਡੋਲੇ। ” --ਤੁਖਾ ੧, ਬਾਰਾ ੧੧ : ੪ (1109) ਹੋਰ ਰੂਪ -- ਪਿੰਜਰੈ -- 

'6. ਭਾਵ ਐਧਰ ਉਧਰ “ਜਿਤੁ ਪਿੰਜਰੇ ਜੋਕਾਂ ਸਹਜ ਮਾਸ ਨ ਤਿਦ 

“ਓਇ ਆਗੈ ਪਿਛੈ ਬਹਿ ਮੁਹੁ ਛੁਪਾਇਨਿ ਨ ਖਾਹਿ।” (ਸਰੀਰ) ਸਿ 


ਰਲਨੀ ਖੋਟੇਆਰੇ ।”” 
-ਗਉ ੪, ਵਾਰ ੨੧ਸ, ੪, ੧: ੪ (312) 
7. ਭਾਵ ਲੋਕ 
ਵਾਰ।” 


--ਸਲੋ ਫਰ, ੯੨ : ੨ (1382) 

2. ਪਿੰਜਰਾ ਰ੍ 
“ਤੂੰ ਪਿੰਜਰੁ ਹਉ ਸੂਅਟਾ ਤੋਰ।” 

-ਗਉ ਕਬ, ੨, ੨ : ੧ (323) 


3. ਢਾਂਚਾ 
-ਸੋਰ ੪, ਵਾਰ ੧੭ਸ, ੩, ੨ : ੨ (649) “ਹਾਡ ਮਾਸ ਨਾੜੰ?ੈ ਕੋ ਖਿੰਜਰ ਪੰਖੀ ਬਸੈ 
ਪਿਛੈਰੀ -- ਪਿਛੋਂ ਮਗਰੋਂ ਬਿਚਾਰਾ।” --ਸੋਰ ਰਵਿ, ੬, ੧ : ੨ (659) 


“ਪਹਿਲਾ ਪੂਤੁ ਪਿਛੈਰੀ ਮਾਈ।” 
-ਆਸਾ ਕਬ, ੨੨, ੧ : ੧ (481) 


ਖੂੰਡਹਿ ਕਾਗ।”! (ਹੱਡੀਆਂ ਦਾ ਢਾਂਚਾ) 
ਪਿਛੋ -- ਮਗਰੋਂ, ਬਾਅਦ ਵਿਚ -ਸਲੋ ਫਰ, ੯੦ : ੧ (382) 
“ਪਿਛੋ ਦੇ ਤੈ ਜੰਤੁ ਉਪਾਹਾ।” | ਪਿਜੈਂ - - ਪਜਿਓਪਨ ਕਰਾਂ ਹੈ 
-ਮਾਂਝ ੫, ਅਸ ੩੫, ੬ : ੨ (130) | “ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ 


ਪਿਛੋਂਦੇ -- ਪਿਛੋਂ ਅੰਮਿ੍‌ਤੁ ਪਿਜੈ।” 

“ਅਗੋ ਦੇ ਸਤ ਭਾਉ ਨ ਦਿਚੈ ਪਿਛੋਦੇ ਆਖਿਆ -ਗਉ ੪, ਵਾਰ ੨੦ : ੩ (312) 
ਕੰਮਿ ਨ ਆਵੈ।” ਪਿੰਵਾਇਆ -- ਪਿੰਜਨ ਨਾਲ ਰੂੰ ਨੂੰ ਸਾਫ ਕਰਦਿਆਂ 
-ਗਉ ੪, ਵਾਰ ੧ੋਸ, ੪, ੧ : ੧ (305) | “ਵੇਲਿ ਪਿੰਵਾਇਆ ਕਤਿ ਵੁਣਾਇਆ।” 
ਪਿੰਜਰ -- ਸਰੀਰ ਰੂਪੀ ਪਿੰਜਰਾ -ਰਾਮ ੩, ਵਾਰ ੧੯ਸ, ੧, ੧ : ੧ (955) 
“ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿਟਨਿ -- ਪਿਟਦੇ ਹਨ ਭਾਵ ਕਰਦੇ ਹਨ 
ਪਿੰਜਰੁ ਲੈ ਜਾਰਿ।” _ “ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ।” 

ਇਮ ਵਿ ਰ੍ -ਰਾਮ ੫, ਵਾਰ ਪਸ, ੫, ੨ : ੭ (959) 


“ਜਤੁ ਸਤੁ ਸੰਜਮੁ ਸੀਲੂ ਨ ਰਾਖਿਆ ਪ੍ਰੇਤ ਪਿੰਜਰ | ਪਿਟੰਨਿ - ਪਿਟਦੀਆਂ ਹਨ 


1540 





“ਗਲ੍ਹਾ ਪਿਟੰਨਿ ਸਿਰੁ ਖੋਹੇਨਿ।” 
ਰ੍ -ਸਲੋ ੧, ੬ : ੨ (1410) 
ਪਿਟਾਈ -- ਪਿਟਦੇ ਹਨ, ਮੁਸੀਬਤ ਸਮਝ ਕੇ, . 


ਮਨਮੁਖਿ ਧੰਧੁ ਪਿਣਾਈ। 
ਰ੍ . "ਸੂਹੀ ੪, ੧੩. ੨ : ੧ (735) 
ਹੋਰ ਰੂਪ -- ਪਿਟਾਈਐ -- 


“ਐਥੇ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ। ” 
(ਪਿਟੀਦਾ ਹੈ)--ਸਿਰੀ ੧, ੧੯, ੪ : ੧ (21) 
ਪਿਟਿਹੁ -- ਰ 
“ਧੰਧਾ ਪਿਟਿਹੁ ਭਾਈਹੋ ਤੁਮ ਕੂੜੁ ਕਮਾਵਹੁ।” 
. (ਵਿਅਰਥ ਔਖੇ ਹੋ ਕੇ ਕੰਮ ਕਰਨਾ) 
--ਆਸਾ ੧, ਅਸ ੧੩, ੪ : ੧ (418) 
ਪਿਟੇ - ਵਿਅਰਥ ਖੇਚਲ ਉਠਾਉਣਾ 
“ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ।” 
-ਆਸਾ ੧, ਅਸ ੧੬, ੧: ੨ (419) 
ਪਿਠਿ - ਕੰਡ 
ਲਾਇਆ।” 
--ਆਸਾ ੧, ਛੰਤ ੨੦, ੪ : ੩ (451) 
ਪਿਡ -- ਭਾਂਡਾ ਭਾਵ ਸਰੀਰ 
“ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ 
ਠਿਣਕਿਓਨੁ । ”--ਰਾਮ ਬਸ, ਵਾਰ ੪ : ੫ (967) 
ਪਿੰਡ -- 1. ਗ੍ਰਾਮ, ਵਸਤੀ 
“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ 
ਸਰੀਕ ਜੀਉ।”” (ਇਥੇ ਭਾਵ “ਸਰੀਰ” ਰੂਪੀ 
ਗ੍ਰਾਮ ਦਾ) -ਸਿਰੀ ੫, ਅਸ ੨੯, ੪ : ੩ (73) 
2. ਸਰੀਰ, ਦੇ 
“ਜੀਅ ਪਿੰਡ ਦੇ ਪ੍ਰਾਨ ਅਧਾਰੇ।” 
ਰ --ਆਸਾ ੫, ੯੯, ੧ : ੨ (395) 
“ਸਾਕਤ ਕੀ ਓਹ ਪਿੰਡ ਪਰਾਇਣਿ।? (ਦੇਹ 


ਦਾ ਆਸਰਾ)--ਗੋਂਡ ਕਬ, ੭, ੩ : ੩ (872) 











-ਆਸਾ ੧, ਵਾਰ ੧੭ਸ, ੧, 2 : ੩ (472) 





ਪਿੰਡਿ -- 1. ਪਿੰਨਾ 
“ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ 
ਅਗਿਆਨ ਸੁ ਨਾਗਾ।” 
--ਸਿਰੀ ਬੇਣੀ, ੧, ੧ : ੨ (93) 
2. ਸਰੀਰ ਵੱਲੋਂ, ਸਰੀਰ ਕਰਕੇ, ਸਰੀਰ ਵਿਚ 
--ਗਉ ਕਬ, ੧੮, ੧ : ੧ (327) 
“ਸੋ ਬ੍ਹਮੰਡਿ ਖਿੰਡਿ ਸੋ ਜਾਨ ।” 
--ਭੈਰ ਕੰਬ, ਅਸ ੧, ੬ : ੧ (1162) 
ਪਿੰਡੁ -- 1. ਸਰੀਰ 
“ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ।” 
--ਸਿਰੀ ੧, ੧੬, ੫ : ੩ (20) 
ਹੋਰ ਰੂਪ -- ਪਿੰਡੇ - _ 
“ਜੋ ਬੁਹਮੰਡੇ ਸੋਈ ਖਿੰਡੇ ਜੋ ਖੋਜੈ ਸੋ ਪਾਵੈ।” 
--ਧਨਾ ਪੀਪਾ, ੧, ੨ : ੧ (695) 
2. ਚਾਵਲਾਂ ਦਾ ਪਿੰਨਾ 
ਕਰਤਾਰੁ ।” 
-ਆਸਾ ੧, ੩2, 2 ! ੧ (358) 
“ਗਇਆ ਪਿੰਡੁ ਭਰਤਾ।” 
--ਗੋਂਡ ਨਾਮ, ੧, ੨ : ੧ (873) 
ਪਿਤ -- ।. ਪਿਤਾ, ਬਾਪ 
“ਪਿਝ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ 
ਅੰਤਿ ਸਖਾਇਆ। ” 
-ਸਿਰੀ ੧, ੨੬, ੧" : ੨ (23) 
“ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ 
ਪ੍ਰਤਿਪਾਰਿਆ।” 
-ਆਸਾ ੫, ੪੫, ੧: ੨ (382) 
2. ਸਰੀਰ ਦੀ ਗਰਮੀ ਦੀ ਬਿਮਾਰੀ 
ਕੋ ਨਾਉ।” 
-ਟੋਡੀ ੫, ੧੩, ੧੯ : ੨ (714) 


| ਖਿਤਰ -- ।. ਵਡੇ ਵਡੇਰੇ, ਬਜੁਰਗ, ਬਾਪ ਦਾਦਾ 


ਆਦਿ 
“ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ 
ਕਰਾਹੀ। ” _ --ਗਉ ਕਬ, ੪੫, ੧ : ੧ (332) 
ਹੋਰ ਰੂਪ -- ਪਿਤਰਾ -- 


ਪਿਤਰੀ 


1541 





“ਆਪਿ ਡੁਬੈ ਕਿਉ ਪਿਤਰਾ ਤਾਰੈ।” 
--ਰਾਮ ੧, ਅਸ ੪, ੪ : ੨ (904) 
2. ਮੋਏ ਹੋਏ ਬਜ਼ੁਰਗ, ਪਿਤਾਮਾ 
“ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ 


ਲਇਓ। ” --ਬਿਲਾ ਕਬ, ੪, ੪ : ੨ (856) 
3. ਪਿਤਾ 
“ਮਾਤਰ ਖਿਤਰ ਤਿਆਗਿ ਕੈ ਮਨੁ ਸੰਤਨ ਪਾਹਿ 
ਬੇਚਾਰਿਓ।” 


_--ਸਾਰ ੫, ੧੩੭, ੧: ੧ (1230) ` 


ਪਿਤਰੀ -- 1. ਪਿਤਰਾਂ/ਵੱਡੇ ਵਡੇਰਿਆਂ ਨੂੰ 
“ਆਪਿ ਤਰੈ ਪਿਝਰੀ ਨਿਸਤਾਰੇ ।” 
--ਗਉ ੧, ਅਸ ੭, ੩ : ੩ (223) 


--ਆਸਾ ੧, ਵਾਰ ੧੭ਸ, ੧, ੧ : ੧ (472) 
ਪਿਤਾ -- ਬਾਪ 
“ਪਵਣੂ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। ” 
--ਜੰਪੂੰ ੧, ੩੮ਸ : ੧ (68) 
ਪਿਤਾਈ -- ਪਿਤਾ, ਬਾਪ 
“ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ 
ਪਿਤਾਈ। ”--ਸਾਰ ੫. ੪੮, ੧ : ੨ (1214) 
ਪਿਤਾਮਹ -- (ਗੰਗਾ ਦੇ ਪੁੱਤਰ) ਭੀਸ਼ਮ ਪਿਤਾਮਹ, 
ਪ੍ਰਤਿਗਿਆ ਦੀ ਦ੍ੜਤਾ ਤੇ 
ਬ੍ਰਹਮਚਾਰਯ ਦਾ ਪ੍ਰਤੀਕ 
“ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ 
ਅੰਮ੍ਰਿਤ ਰਸਿਆ। ” --ਸਵ ੩, ੪ : ੨ (1393) 
ਪਿਤੁ -- ਮਾਸ (ਮਹਾਨਕੋਸ਼), ਪਿਤਾ (ਦਰਪਣ), 
ਨਿਰਣੈ 
“ਰਤੁ ਪਿਤੁ ਕੁਤਿਹੋ ਚਟਿ ਜਾਹੁ। ” 
--ਮਲਾ ੧, ਵਾਰ >2ਸ, ੧, 2 : ੮ (1286) 
ਪਿੰਧੀ =- ਖੂਹ ਦੀ ਟਿੰਫ 
“ਪਿੰਧੀ ਉਭਕਲੇ ਸੰਸਾਰਾ। ” 
--ਧਨਾ ਨਾਮ, ੪, ੩ : ੧ (693) 
_ਪਿਨਣੇਂ -- ਮੰਗਨ ਵਾਲੇ 
“ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ 
ਕਿਤੜੇ।” -ਸਲੋ ੫, ੪ : ੧ (1425) 


੧" 


| ਪਿਰਹੁ -- ਪਤੀ ਤੋਂ 


| ਪਿਯੂ -- ਪਿਉ, ਪਿਤਾ 


“ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ । ” 
-ਰਾਮ ਬਸ, ਵਾਰ ੬ : ੨ (968) 
ਪਿਰ -- 1. ਪਤੀ, ਭਰਤਾ 
“ਜੇ ਲੋੜਹਿ ਵਹੁ ਕਾਮਣੀ ਨਹ ਮਿਲੀਐ ਪਿਰ 
ਗਜ ==ਸਿਰੀ ੧, ੯, ੧ : ੨ (17) 
“ਮੁੰਧੇ ਪਿਰ ਬਿਨੁ ਕਿਆ ਸੀਗਾਰੁ।” 
--ਸਿਰੀ ੧, ੧੩, ੧” : ੧ (18). 
2. ਪ੍ਰਭੂ ਪਤੀ 
“ਅੰਤਰਿ ਏਕ ਪਿਰ ਹਾਂ।” 
-ਆਸਾ ੫, ੧੫੭, ੨ : ੩ (409) 
3. ਪ੍ਰਿਯ, ਪਿਆਰੇ 
“ਸੀਗਾਰੁ ਕਰੇ ਪਿਰ ਖਸਮ ਨ ਭਾਵੈ।” 
-ਮਾਰੂ ੩, ਸੋਲਾ ੪, ੭ : ੨ (1047) 
ਪਿਰਹੜੀ -- ਪ੍ਰੇਮ, ਪਿਆਰ, ਪ੍ਰੀਤੀ 
“ਨਾਨਕ ਸੇਈ ਧੰਨੁ ਜਿਨਾ ਖਿਰਹੜੀ ਸਚ ਸਿਉ।” 
-ਜੈਤ ੫, ਵਾਰ ੧੪ਸ, ੫, ੨ : ੨ (709) 
ਪਿਰਹਿ -- ਪਤੀ ਨੂੰ 
“ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ 
ਗਵਾਏ।” _ --ਗਉ ੩, ਛੰਤ ੩, ੧ : ੬ (245) 
“ਮੀਠੀ ਪਿਰਹਿ ਕਹਾਨੀ।” (ਪੜੀ ਦੀਆਂ) 
-ਬਿਲਾ ੫, ੧੨੮, ੨” : ੫ (830) 


“ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ 
ਪਿਆਰੇ।” --ਗਉ ੩, ਛੰਤ ੨, ੩ : ੧ (244) 
ਪਿਰਘਾ -- ਪੂਜਨ ਯੋਗ, ਪਿਆਰਾ 
“ਮੇਰੇ ਮਨ ਭਜੁ ਰਾਮ ਨਾਮ ਅਤਿ ਖਿਰਘਾ। ” 
"ਸਹੀ ਉ, 3, ੧੯: ੧ (731) 
ਪਿਰਥਮੀ -- ਧਰਤੀ, ਸ੍ਰਿਸ਼ਟੀ 
“ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ।” 
--ਸਲੋ ਕਬ, ੧੩੭, ੨ (1371) 
“ਛਤ੍ਹ ਸਿੰਘਾਸਨੁ ਖਿਰਥਮੀ ਗੁਰ ਅਰਜੁਨ ਕਉ ਦੇ 
ਆਇਅਉ। ” --ਸਵ ੫, ਹਰਿ ੨ : ੬ (1409) 
ਪਿਰੰਨਿ -- ਪਿਆਰੇ ਵੱਲ 
“ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ 
ਪਿਰੰਨਿ। ” 


--ਗਉਂ ੪, ਵਾਸ ੪ਸ, ੪, ੨ : ੨ (301) 








ਪਿਰਮ 1542 ਪਿਰੀਅੰਨਿ 

ਪਿਰਮ -- ਪ੍ਰੇਮ, ਪਿਆਰ ਪਿਰਾਗੁ -- ਪ੍ਰਯਾਗ, ਉਹ ਥਾਂ ਜਿਥੇ ਗੰਗਾ, ਜਮਨਾ 
“ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਤੇ ਸਰਸਵਤੀ ਤਿੰਨੇ ਨਦੀਆਂ ਮਿਲਦੀਆਂ 
ਦੇਇ। ”--ਰਾਮ ੩, ਵਾਰ ੨ਸ, ੩, ੨ : ੩ (947) ਹਨ। 


ਪਿਰੰਮ -- 1. ਅਤਿ ਪਿਆਰਾ, ਜਿਸ ਨਾਲ ਪਿਆਰ 
ਕੀਤਾ ਜਾਵੇ 
“ਮੇਰੈ ਮਨਿ ਤਨਿ ਪ੍ਰੇਮੁ ਖਿਫੰਮ ਕਾ ਮੇਰੇ ਗੋਵਿੰਦਾ 
ਹਰਿ ਪੂੰਜੀ ਰਾਖੁ ਹਮਾਰੀ ਜੀਉ।” 
--ਮਾਝ ੪, ੬੭, ੪ : ੨ (174) 
2. ਪ੍ਰੇਮ 
“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ 
ਕਾਟਿ ਕਰਿ ਗੋਇ।” 
-ਸਲੋ ਕਬ, ੨੩੯ : ੧ (1377) 


ਪਿਰਮਲੁ --. ਖੁਸ਼ਬੂ, ਸੁਗੰਧੀ 


“ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨ 


ਵਿਹਾਰ।” 
-ਆਸਾ ੩, ਅਸ ੩੦, ੬ : ੨ (426) 
ਪਿਰਮ =- ।. ਪ੍ਰੇਮ 
“ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ 
ਪਾਇਆ ਜਾਇ।” 
--ਸਿਰੀ ੩, ੬੧, ੩ : ੧ (38) 
“ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ 
ਸਭੁ ਕੋਇ।” _ --ਸਲੋ ਫਰ, ੧੩ : ੨ (1378) 
2. ਪ੍ਰਿਯ, ਪਿਆਰਾ 
“ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ।” 
--ਬਿਲਾ ੧, ਛੰਤ ੨, ੨ : ੨ (844) 
“ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ 
ਪਿਆਰੁ। ” (ਪ੍ਰਿਯ ਵਾਲਾ) 
-ਸਲੋ ੩, ੨੬ ੫ (1415) 


ਪਿਰਾ -- ਹੇ ਪਿਆਰੇ/ਪ੍ਰਿਯ 


“ਗੁਰ ਕੀ ਸੇਵਾ ਕਰਿ ਖਿਚਾ ਜੀਉ ਹਰਿ ਨਾਮੁ 


ਧਿਆਏ।”” --ਗਉ ੩, ਛੰਤ ੫, ੧ : ੧ (246) 
''ਅਸੁਨਿ ਆਉ ਖਿਰਾ ਸਾਧਨ ਝੂਰਿ ਮੁਈ।” (ਹੇ 
ਪਿਆਰੇ/ਪਤੀ) 
-ਤੁਖਾ ੧, ਬਾਰਾ ੧੧ : ੧ (1106) 
ਪਿਰਾਹਨੁ -- ਚੋਲਾ, ਲਿਬਾਸ ਰ੍ 
“ਹਿਵੈ ਕਾ ਘਰੁ ਮੰਦਰੁ ਅਗਨਿ 'ਪਿਰਾਹਨੂ। ” 
- ਰਾਮ ੧, ਸਿਗੋ ੪੫ : ੩ (943) 





“'ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ 
ਤਿਥਾਈ।”” _--ਰਾਮ ਬੇਣੀ, ੧, ੧ : ੨ (974) 
ਹੋਰ ਰੂਪ -- ਪਿਰਾਗੇ -- 
“ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ 
ਪਿਰਾਗੇ । ” -ਗਉ ੫, ਵਾਰ ੧੬ : ੫ (322) 
ਪਿਰਾਣਿ -- ਪਛਾਣ, ਸਮਝ 
“ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ।” 
-ਮਾਰੂ ੩, ਵਾਰ ੧੩ਸ, ੧, ੩ : ੧ (1090) 
“ਥੈਂ ਭਾਵੈ ਦਰੁ ਲਹਸਿ ਪਿਰਾਣਿ।” 
-ਮਲਾ ੧, ਅਸ ੪, ੨ : ੪ (1275) 
(ਮਹਾਨਕੋਸ਼ ਇਸ ਦੇ ਅਰਥ 'ਪ੍ਰਾਣੀ, ਜੀਵ” 
ਕਰਦਾ ਹੈ) 
ਪਿਰਾਣੁ -- ਜਾਣਾ 
ਪਿਰਾਣੁ। ” --ਸਿਰੀ ੧, ਅਸ ੧੫, ੫ : ੨ (63) 
ਪਿਰਾਨੀ -- ਪੀੜ ਕਰਨ ਲੱਗੀ ਹੈ, ਦੁਖਣ ਲੱਗੀ ਹੈ 
“ਕਾਗ ਉਡਾਵਤ ਭੁਜਾ ਪਿਰਾਨੀ। ” 
-ਸੂਹੀ ਕਬ, ੨, ੪ : ੧ (792) 
ਪਿਰਿ -- ਪਤੀ ਨੇ 
“ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ।” 
-ਸਿਰੀ ੧, ਅਸ ੬, ੬ : ੩ (57) 


ਪਿਰੀ -- 1. ਪਤੀ, ਪ੍ਰੀਤਮ 
“ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ।” 
-ਸਿਰੀ ੫, ਛੰਤ ੩, ੧੩ : ੧ (80) 
2. ਪਿਆਰੇ/ਪ੍ਰੀਤਮ ਦਾ 
€ਓਹਾ ਪ੍ਰੇਮ ਪਿਰੀ। ” 
-ਆਸਾ ੫, ੧੪੩, ੧” : ੧ (406) 
'ਪਿਰੀ ਮਿਲਾਵਾ ਜਾ ਥੀਆ ਸਾਈ ਸੁਹਾਵੀ 
ਰੁਤਿ।” (ਭਾਵ ਪ੍ਰਭੂ) 
-ਗੂਜ ੫, ਵਾਰ ੧੩ਸ, ੫, ੧ : ੧ (522) 


ਪਿਰੀਅੰਨਿ -- ਪਿਰ ਨਾਲ, ਪਿਆਰੇ ਨਾਲ 


ਪਿਰੀਆ 


1543 


ਪੀਊ 





“ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ। ” 
-ਮਾਰੂ ੫, ਵਾਰ ੨੧ੋਸ, ੫, ੧ : ੧ (1101) 

ਪਿਰੀਆ -- ਪਤੀ, ਪ੍ਰਭੂ 

“ਨਿਜ ਮੰਦਰਿ ਪਿਰੀਆ। ” 


-ਸੂਹੀ ੫, ੪੪, ੧ : ੩.(746) 


ਪਿਰੀਏ -- ਹੇ ਪ੍ਰਿਯ! ਹੇ ਪਿਆਰੇ 
“ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ 
ਤੇਰਿਆ। ” --ਸੂਹੀ ੫, ਅਸ ੪, ੫ : ੧ (761) 
ਪਿਰੁ -- ਪਤੀ, ਪ੍ਰ 
“ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ।” 
--ਸਿਰੀ ੧, ੯, ੧ : ੩ (17) 
“ਭਨਤਿ ਨਾਨਕੁ ਸਭਨਾ ਕਾ ਪਿਫੁ ਏਕੋ ਸੋਇ। ” 
(ਪ੍ਰਭੂ ਪਤੀ) _--ਆਸਾ ੧, ੧੦, ੪ : ੧ (351) 
ਪਿਰੇ - _ਪਿਰ/ਪਤੀ ਨੇ 
“ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ। ” 
--ਬਿਲਾ ੧, ਛੰਤ ੨, ੧ : ੨ (843) 
ਪਿਲਾਇਆ -- ਪਿਆਰਿਆ 
“ਬਿਨੁ ਸ੍ਰ ਵਣਾ ਖੀਰੁ ਪਿਲਾਇਆ। ” 


ਪਿਵੰਨ -- ਪੀਵਣ 
“ਹੂਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ 
ਸਿਧਿ ਕਉ ਬਿਧਿ ਮਿਲਾਯਉ। ” 
--ਸਵ ੪, ਨਲ ੧੦ : ੨ (1400) 
ਪਿਵੀਜੈ -- ਪੀਵੀਏ 
“ਜਬ ਲਗਿ ਸਾਸੁ ਹੋਇ ਅੰਤਰਿ ਸਾਧੂ ਧੂਰਿ 
ਪਿਵੀਜੈ। ” 


--ਕਲਿ ੪, ਅਸ ੬, ੧" : ੨ (1326) 

ਪਿੜ -- 1. ਅਖਾੜਾ 

ਦੁਖੁ ਪਾਵਣਿਆ।” 
--ਮਾਝ ੩, ਅਸ ੨੧, ੬ ; ੩ (122) 

2. ਲੜਾਈ, ਝਗੜਾ 
“ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹਿਆ ਕੀ ਪਿੜ 


ਬਧੀ।” (ਝਗੜਾ ਵਿਡ ਲਿਆ) 
--ਮਾਝ ੧, ਵਾਰ ੧੭ਸ, ੧, ੧ : ੮ (146) 
3. ਬਾਜ਼ੀ, ਖੇਡ 
“ਬਹੁ ਚਿੰਤਾ ਪਿੜ ਚਾਲੈ _ਹਾਰੀ।” (ਜੀਵਨ 





--ਬਸੰ ਕਬ, ੩, ੧ : ੩ (1194) 





ਰੁਪੀ ਖੇਡ)--ਗਉ ੧, ਅਸ ੩, ੪ : ੨ (222) 
“ਨਾਮ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ` 
ਕਾਚੀ। ” --ਵਡ ੧, ਅਲਾ ੪, ੧ : ੪ (581) 
ਪਿੜਾਈ -- ਪਟਾਰੀ 
“ਸਪੁ ਖਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ।” 
-ਮਾਰੂ ੧, ਅਸ ੨, ੪ : ੧ (1009) 
ਪਿੜੁ - ।. ਅਖਾੜਾ, ਮੈਦਾਨ 
ਪਿਸ ਤੈ ਮਲਿ ਤੀ ਮਿਲ ਜਾਇ ਜਾ ਧਿਛ 
ਮਲਿ।” _ --ਸਿਰੀ ੧, ਅਸ ੧੧, ੮ : ੩ (60) 
2. ਰਣ ਦਾ ਮੈਦਾਨ 
“ਕਾਹੂ ਬਿਹਾਵੈ ਸੋ ਪਿੜ ਮਾਲਤ। ” 
-ਰਾਤ ੫, ਅਸ ੩, ੫ : > (914) 
ਪੀ -- ਪਾਨ ਕਰਕੇ ਰ੍ 
“ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ।” 
--ਸਿਰੀ ੧, ਅਸ ੧੪, 2 : ੩ (62) 
ਪੀਉ -- 1. ਪੀ, ਪਾਨ ਕਰ 
“ਅੰਮ੍ਰ੍‌ਤੁ ਰਸਨਾ ਪੀਉ ਪਿਆਰੀ। ” 
--ਗਉ ੫, ੮੪, ੧" 
2. ਪਤੀ, ਮਾਲਕ 
“ਦੇਖਿਆ ਤਿਹੂੰ ਲੋਕ ਕਾ ਪੀਉ।” 
--ਗਉ ਕਬ, ਥਿਤੀ ੧੩ : ੩ (344) 
“ਨਾ ਜਾਨਉ ਕਿਆ ਕਰਸੀ ਪੀਉ।” 
-ਸੂਹੀ ਕਬ, ੨, ੧ : ੨ (792) 
3. ਪ੍ਰਿਯ ਪਿਆਰਾ 
“ਲਾਖ ਭਗਤ ਅਰਾਧਹਿ ਜਪਤੇ ਪੀਉ ਪੀਉ।” 
--ਆਸਾਂ ੫, ੧੦੬, ੧ : ੧ (397) 
“ਪਾਛੇ ਕਿਸਹਿ ਪੁਕਾਰਹਿ ਪੀਉ ਪੀਉ।” 
--ਬਸੰ ਰਵਿ, ੧, ੩ : ੪ (1196) 
“ਦੀਨਾ ਨਾਥੁ ਪੀਉ ਬਨਵਾਰੀ।” (ਪਿਆਰਾ 
ਹਰੀ) __-ਪ੍ਭਾ ੧, ੧੪, ੩ : ੨ (1331) 
4. ਪਿਲਾ ਕੇ, ਪਾਨ ਕਰਾ ਕੇ 
“ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ 
ਠਨਗਉਰੀ ਪੀਉ।”” 


--ਸਾਰ ੫, ੧੦੨, ੧" 


: ੧ (180) 


: 2 (1224) 


। ਪੀਊ -- ।. ਪਿਤਾ ਦੀ 


“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ 
ਧਾਹੀ। --ਮਾਝ ੧, ਵਾਰ ੨੬ਸ, ੧, ੧ : ੪ (149) 


1544 


ਪੀਆਈ 





ਪੀਓ ਰ 
2. ਪਿਤਾ, ਬਾਪ 
“ਪੀਊ ਦਾਦੇ ਕਾ ਖੌਲਿ ਡਿਠਾ ਖਜਾਨਾ। ” 
ਰਾ --ਗਉਂ ੫. ੧੦੦, ੧: ੧ (166) 
ਪੀਓ =- 1. ਪਾਨ ਕਰੋ, ਪੀਵੋ ਰ 
ਠਹਰਾਇਓ । ” --ਗਉ ੫, ੧੩੬, ੨ : ੨ (209) 
2. ਪੀਤਾ ਹੈ 
“ਅੰਮ੍ਰਿਤੁ ਨਾਮੁ ਤੁਮ੍ਹਾਰਾ ਠਾਕੁਰ ਏਹੁ ਮਹਾ ਰਸੁ 
ਜਨਹਿ ਪੀਓ।” 


"ਆਸਾ ੫, ੪੬2, ੧: ੧ (382) 


ਪੀਓਈਐ -- ਪਾਨ ਕਰੀਦਾ ਹੈ, ਪੀਤਾ ਜਾਂਦਾ ਹੈ ` 


“ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ 
ਅੰਮ੍ਰਿਤੁ ਪੀਓਈਐ। ” 
-ਗਉ ਕੰਬ, ੪੬, ੧“ : 
ਪੀਅ -- ਪਿਆਰੇ, ਪ੍ਰੀਤਮ, ਪਤੀ 
“ਧੰਨਿ ਸੁਹਾਗਨਿ ਜੋ ਪੀਅ ਭਾਵੈ ।” 
--ਆਸਾ ਕਬ, ੩੦, ੩ : ੧ (483) 
ਪੀਅਉ -- ।. ਪਾਨ ਕਰੋ, ਪੀਵੋ 
“ਅਪਿਉ ਪੀਅਉ ਅਕਥੁ ਕਥਿ ਰਹੀਐ।” 
-ਗਉ ੧, ਅਸ ੧੫, ੨ : ੧ (227) 


% (332) 


੭. ਪੀਤਾ ਹੈ 
“ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ 
`_`ਪੀਅਉਂ ਭਾਰੀ।” 
-ਜੈਤ ੫, ੧੧, ੧ : ੨ (702) 
`ਪੀਅਹਿ -- 1. ਪੀਂਦੇ ਹਨ, ਪਾਨ ਕਰਦੇ ਹਨ 
ਮੰਗਿ ਖਾਹੀ।” 
ਰ੍ -ਮਾਝ ੧, ਵਾਰ ੨੬ਸ, ੧, ੧ : ੧ (149) 
2,' ਪੀਵੈ' -.____ 
“ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ 
ਪੀਸਣ ਜਾਉ।” 
-ਮਾਰੂ ੧, ੬, ੩ : ੧(991) 
_ਪੀਅਹੁ -- ਪਾਨ ਕਰੋ, ਪੀਵੋ 
“ਸਤਿਗੁਰੁ ਸੇਵਿ ਸਫ਼ਲ ਹਰਿ ਦਰਸਨੁ ਮਿਲਿ ਅੰਮਿ੍‌ਤੁ 
ਹਰਿ ਰਸੁ ਪੀਅਹੁ ।”? 
--ਬਿਲਾ ੪, ੪, ੨ : ੨ (800) 


_ ਪੀਅਣ-- ਪੀਣ 





“ਪੰਜਵੈ ਖਾਣ ਪੀਅਣ ਕੀ ਧਾਤੁ।” 
ਮਾਝ ੧, ਵਾਰ ੧ਸ, ੧, 2 : ੫ (137) 
ਪੀਅਣੁ-- ਪੀਣਾ 
“ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ 
ਅਪਿਅਉ।” _--ਸਿਰੀ ੫, ੨, ੧: ੧(14) 
ਪੀਅੰਤ-- ਪੀਣ 
-ਰਾਮ ੧, ਓਅੰ ੧੯ : ੫ (932) 


ਪੀਅਰੀ-- ਪੀਲੀ 
“ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ। ” 
--ਸਲੋ ਕਬ, ੫੬ : ੧ (1367) 
ਪੀਅਲਾ=- ਪੀਲੇ ਰੰਗ ਦਾ 


“ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ। ”? 
ਮਾਝ ੧, ਵਾਰ ੪ਸ, ੧, ੧ : ੪ (139) 
ਪੀਆ=- 1. ਪੀਵਾਂ, ਪਾਨ ਕਰਾਂ 
“ਨਦਰੀ ਕਿਸੈ ਨ ਆਵਊਨ ਕਿਛੁ ਪੀਆ ਨ ਖਾਉ।” 
-ਸਿਰੀ ੧, ੨, ੩: ੨ (15) 
2. ਪੀਤਾ, ਪਾਨ ਕੀਤਾ 
ਖੋਇ।” --ਸਿਰੀ ੩, ੪੬, ੪ : ੨ (31) 
ਪੀਆਉ -- ਪੀਤਾ, ਪਾਨ ਕੀਤਾ 
ਹਰਿ ਹਰਿ ਰਸ ਗਟਾਕ ਪੀਆਉ ਜੀਉ।” 


-ਆਸਾ ੪, ਛੰਤ ੧੩, ੧ : ੫ (447) 


| ਪੀਆਇ-- ਪਿਆ ਕੇ, ਛਕਾ ਕੇ, ਪਿਲਾ ਕੇ 


''ਦੂਧੁ ਪੀਆਇ ਭਗਤੁ ਘਰਿ ਗਇਆ।” 
-ਭੈਰ ਨਾਮ, ੩, ੪ : ੧(1164) 

ਪੀਆਇਆ-- ਪਿਲਾਇਆ ਰ੍ 
_ “ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ। ” 
ਮਾਝ 8, ੫, ੧: 2 (95) 

ਪੀਆਈ-- ਪਿਲਾਈ 

“ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ 
ਪੀਆਈ। ” --ਸੋਰ ੧, ਅਸ ੧, ੩ : ੪ (634) 
“ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ 

ਪੀਆਈ। ” (ਪਿਆਉਂਦਾ ਹੈ) 
-ਕੇਦਾ ਕਬ, ੩, ੨ : ੨ (1123) 


ਹੋਰ ਰੂਪ -- ਪੀਆਈਐ-- 


ਪੀਆਏ 


ਨਿਕਸੈ ਫੋਲਿ ਫੁਲੀਠਾ।” (ਪਿਲਾਈਏ) 
--ਗਉਂ ੪, ੬੧, ੩ : ੨ (17।) 
ਪੀਆਏ-- ਪਿਆਵੇ, ਪਿਆਉਂਦਾ ਹੈ 
“ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ। ” 
ਰ --ਮਾਝ ਡ, ਅਸ ੧੭, ੭:੧(119) 
ਪੀਆਲਿਆ-- ਪਿਆਇਆ 


ਪੀਆਵਣ ਹਾਰਾ-- ਪਿਆਉਣ ਵਾਲਾ 
--ਗਉ ੪, ੪੪, ੩ : ੨ (165) 
ਹੋਰ ਭੂਪ -- ਪੀਆਵਣਹਾਰੁ-- 
“ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ 
ਪੀਆਵਣਹਾਰੁ । ” 


--ਸੋਰ ੪, ਵਾਰ ੧੦ਸ, ੩, ੨ : ੫ (646). 


ਪੀਆਵਣਿਆ-- ਪਿਆਉਣ ਵਾਲਾ __ 


ਅੰਮ੍ਰਿਤ ਪੀਆਵਣਿਆ। ” 
--ਮਾਝ ੩, ਅਸ ੧੬, ੩ : ੪ (118) 

ਪੀਆਵੈ-- ਪਿਆਏ 

“ਜਿਸਹਿ ਜਗਾਇ ਪੀਆਂਵੈ ਇਹੁ ਰਸੁ ਅਕਥ ਕਥਾ 

ਤਿਨਿ ਜਾਨੀ। ”--ਗਉ ੫, ਸੋਲਾ ੫, ੨ : ੨ (13) 
ਪੀਐ-- ਪੀਂਦਾ ਹੈ ਪੀਵੇ 

“ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ 

ਪਿਤਾ ਸੁਤ ਹੇਤੁ। ” 


--ਸਿਰੀ ੧, ਪਹ ੨, ੧ : ੨ (75) 

“ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ 

ਖੀਰੁ ਪੀਐ।” --ਪ੍ਰਭਾ ੧, ੭, ੪ : ੧ (1329) 
ਪੀਏ-- ਪੀਵੇ 


“ਕਰਿ ਕਿਰਪਾ ਪ੍ਰਭ ਭਗਤੀ ਲਾਵਹੁ ਸਚੁ ਨਾਨਕ ` 


ਅੰਮ੍ਰਿਤੁ ਪੀਏ ਜੀਉ।” 
--ਮਾਝ ੫,_੩੫, ੪ : ੩ (105) 
` ਹੋਰ ਰੂਪ - ਪੀਏਉ - ' 
“ਜੇ ਪੂਰਥਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ 
ਪੀਏਉ।” (ਪੀਵੀਦਾ ਹੈ, ਪੀਂਦਾ ਹੈ) _ 
-ਸੂਹੀ ੪, ਅਸ ੨, ੩ : ੨ (758) 


1545 
“ਸ਼ਿਸੀਅਰ ਕਉ ਬਹੁ ਦੂਧੁ ਪੀਆਈਐ ਸਿਖੁ 


--ਸਿਰੀ ੫, ੯੦, ੩ : ੩ (49)| 





ਪੀਸਾਇ 


ਪੀਸਉ-- ਪੀਹਵਾਂ, ਪੀਹਾਂ (ਚੱਕੀ) _ 
“ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾਂ 
ਆਹਰੁ ਜੀਉ।” 
ਰ੍ --ਮਾਝ ੫, ੨੫, ੧: ੩ (101) 
ਪੀਸਣ-- ਪੀਹਨ ਲਈ 
“ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ।” 
--ਮਾਝ ੧, ਵਾਰ ੧੧ਸ, ੧, ੧ : ੩ (142) 
ਹੋਰ ਰੂਪ -- ਪੀਸੰਣਿ - 
“ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ 
ਪਾਇ।” (ਪੀਹਣ ਲਈ, ਪਾਸੇ ਜਾਣ ਲਈ) 
-ਸਿਰੀ ੧, ੨, ੨: ੧(14) 


ਪੀਸਣੂ -- 
“ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ 
ਪੀਸਿ ਕਮਾਵਾ।” (ਪੀਹਨ, ਪੀਸਣ ਯੋਗ 
ਅੰਨ) -ਸੂਹੀ ੫, ੫੪, ੪ : ੧ (749) 
ਪੀਸਣੁ -- 1. ਪੀਹਨ, ਪੀਸਣ ਯੋਗ ਵਸਤ, ਵੇਖੋ 
“ਹ0ੀਹਣ” 
2. ਪੀਹਣ ਦਾ ਵੱਟਾ 
“ਸਿਲਾ ਸੰਤੋਖ ਪੀਸਣੂ ਹਥਿ ਦਾਨੁ। ” 
--ਮਲਾ ੧, ੮, ੧ : ੨ (1257) 
ਪੀਸਤ -- ਪੀਂਹਦੇ ਹੋਏ 
ਸਾਥ। ” --ਸਲੋ ਕਬ, ੨੧੫ : ੨ (1376) 
ਪੀਸਨੁ -- ਪੀਹਨ 
“ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੇਖਾਏ।” 
-ਸੂਹੀ ੫, ੪੧, ੨ : ੧ (745) 
“ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ।” 
--ਸਿਰੀ ੧, ੨, ੨ : ੧(14) 
ਪੀਸਾਇ -- ਪੀਸਾ, ਪਿਹਾ 
“ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ 
ਪੀਸਾਇ। ” 
--ਰਾਮ ਡ, ਵਾਰ ੨>ਸ, ਕਬ, ੧ : ੧ (947) 
ਹੋਰ ਰੂਪ -- ਪੀਸਾਈ- __ 
ਘੋਲਿ ਘੋਲਿ ਅੰਗਿ ਲਈਆ।” 
--ਬਿਲਾ ੪, ਅਸ ੬, ੮ : ੧ (837) 


_ਪੀਸਾਵੈ -- ਪਿਹਾਉਂਦਾ ਹੈ 
“ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ 
ਪੀਸਾਵੈ। --ਬਿਹਾ ੪, ਵਾਰ ੬ : ੧ (550) 


"ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ।” 
ਰ --ਗੂਜ ੫, ਵਾਰ ੩ : ੬ (518) 
ਹੋਰ ਰੂਪ -- ਪੀਸੁ-- 


“ਪਾਣੀ ਪਖਾ ਪੀਸੂ ਦਾਸ ਕੈ ਤਬ ਹੋਹਿ 


ਨਿਹਾਲੂ। ” (ਪੀਹਣ) 
-ਬਿਲਾ ੫, ੪੪, ੧ : ੧ (811) 
ਪੀਸੈ-- 
“ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ 
ਲਏਇ। ” (ਪੀਹੇ) 
ਰਾਮ ੩, ਵਾਰ ੨ਸ, ੩, ੨ : ੨ (947) 
ਪੀਕ-- ਪੀਤਾ ਹੈ . 
ਖਿਨੁ ਹਰਿ ਖੀਕ।” 
-ਪਭਾ ੪, ੩, ੧ : ੨ (1336) 


ਪੀਕੀ-- ਪੀਤੀ 


ਨਾਨਕ ਪੀਕੀ ਰੇ।” 
--ਆਸਾ ੫, 
(ਮਹਾਨਕੋਸ਼ ਨੇ 'ਪੀ-ਕੀ” ਕਰਕੇ ਅਰਥ 'ਪਤੀ 
_ ਦੀ” ਕੀਤਾ ਹੈ) 
ਪੀਚਈ-- ਪੀਣਾ ਚਾਹੀਦਾ 
“ਝੂਠਾ ਮਦ ਮੁਲਿ ਨ ਪੀਚਈ ਜੇ ਕਾ ਪਾਰਿ 
ਵਸਾਇ । ”--ਬਿਹਾ ੪, ਵਾਰ ੧੬ਸ, ੩, ੧:੫ (554) 
ਹੋਰ ਰੂਪ -- ਪੀਚੈ-- 
ਜਨ ਹਰਿ ਰਸੁ ਪੀਚੈ ਜੀਉ।” 


-ਮਾਝ ੪, ੬, ੨ : ੩ (96) 
ਪੀਛੈ-- ਪਿਛੇ 


ਫਿਰਾਉ।” . --ਸਿਰੀ ੪, ੬੮, ੧: ੨ (41) 


ਪੀਜਈ-- ਪੀਵੀਏ, ਪਾਨ ਕਰੀਏ 
ਤਪ ਰੀ ਤਿਲ 


-ਮਲਾ ੧, ਵਾਰ ੧੭ : 2 (1285) 





੧੩੩, 2 : ੧ (404) 





ਪੀਜਾ-- ਪੀਤਾ 
ਝੋਲਿ ਪੀਜਾ ਹੇ।” ਰ੍ 
-ਮਾਰੂ ੫, ਸੋਲਾ ੩, ੧੩ : ੩ (1074) 
ਪੀਜੀਐ-- ਪੀਵੀਏ, ਪਾਨ ਕਰੀਏ 
“ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ।” 


-ਸਲੋ ੫, ੫ : ੧ (1425) 
ਪੀਜੈ-- ਪੀਵਏ 
ਸਤਿਗੁਰ ਅੰਮਿ੍‌ਤ ਪੀਜੈ ਜੀਉ।” 
--ਮਾਝ ੪, ੪, ੨ : ੩ (96) 
ਪੀਠਾ-- ਪੀਸਿਆ, ਪੀਹ ਦਿਤਾ 
“ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ 
ਲੋਭੁ ਪੀਠਾ ਜੀਉ।” 
--ਮਾਝ ੫, ੪੯, ੩ : ੪ (108) 
ਪੀਠਿ-- ਪਿੱਠ, ਕੰਡ 
“ਆਗੇ ਬੈਠਾ ਪੀਠਿ ਫਿਰਾਇ।” 
-ਭੈਰ ਕਬ, ੮, ੧: ੨ (1159) 
“ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ।” (ਪਿਠ 
ਉਤੇ) --ਬਸੰ ਕਬ, ੧", ੩ : ੨ (1196) 
ਪੀਠੇ--_ਪੀਠਿਆਂ, ਪੀਸਿਆ ਭਾਵ ਦੁਖ ਦਿਤਾ 
“ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ 
ਬਾਹੁਰਿ ਨਹੀ ਪੀਠੇ।” 
_ -ਟੋਡੀ-੫, ੨੭, ੧ : ੨ (717) 
ਪੀਡੀ-- ਪਕੀ, ਮਜ਼ਬੂਤ 
“ਜੇ ਜਾਣਾ ਲੜ ਛਿਜਣਾ ਪੀਡੀ ਪਾਈ ਗੰਢਿ।” 


--ਸਲੋ ਫਰ, ੫ : ੧ (1378) 





ਪੀਣਾ-- ਪਾਨ ਕਰਨਾ 
“ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ।” 
--ਸਿਰੀ ੧, ੨੮, ੪ : ੨ (24) 
ਪੀਣੋ-- ਪੀਣ ਵਾਲੇ 
“ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ 
ਜਾਪੈ ਭਾਉ।” ਰ੍ 
-ਮਾਝ ੧, ਵਾਰ ੯ਸ, ੧, ੩ : ੨ (142) 
ਪੀਤ-- 1. ਪੀਂਦਿਆ 
“ਖਾਤ ਪੀਤ ਖੇਲਤ ਹਸਤ ਬਿਸਥਾਰ।” 
-ਗਉ ੫, ੧੧੧, ੨:੧(168). 


ਪੀਤੰਬਰ 


--ਗਉਂ ੫, ੫੩ਸ : ੧ (261) 
2. ਪੀਲਾ ਭਾਵ ਵਾਹਿਗੁਰੂ (ਨਾਵ) 
“ਪੀਤ ਪੀਤੰਬਰ ਤ੍ਿਭਿਵਣ ਧਣੀ।” (ਭਾਵ 
ਅਕਾਲ ਪੁਰਖ) 
-ਮਾਰੂ ੫, ਸੋਲਾ ੧੧, ੧੧ : ੧ (1082) 
3. ਪੀਲੇ (ਵਿਸ਼ੇਸ਼ਣ) 
ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ।” 
--ਸਵ ੪, ਗਯੰ, ੮ : ੧ (1402) 
ਪੀਤੰਬਰ-- ਪੀਲੇ ਰੰਗ ਦੇ ਵਸਤ੍ਰ 
“ਜਹਾ ਬਸਹਿ ਪੀਝੰਬਰ ਪੀਰ।” (ਪੀਲੇ ਰੰਗ ਦੇ 
ਵਸਤਰ ਪਾਉਣ ਵਾਲਾ, ਭਾਵ ਕ੍ਰਿਸ਼ਨ) 
--ਆਸਾ ਕਬ, ੧੩, ੧ : ੨ (476) 
ਹੋਰ ਰੂਪ -- ਪੀਤੰਬਰੁ-- 
“ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ 
ਵਾ ਕੇ ਰਿਦੈ ਬਸੈ।” (ਭਾਵ ਵਾਹਿਗੁਰੂ) 
-ਗੂਜ ਭ੍ਰਿਲੋ, ੨, ੫ : ੨ (526) 
ਪੀਤਾ-- ।. ਪਾਨ ਕੀਤਾ 
“ਹਰਿ ਜੀ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ 
ਪੀਤਾ ਤਿਸੁ ਤਿਖਾ ਲਹਾਵਣਿਆ। ” 
--ਮਾਝ ੩, ਅਸ ੧੦, ੧ : ੩ (114) 
30. 
ਭਾਵ ਕ੍ਰਿਸ਼ਨ ਭਾਵ ਅਕਾਲ ਪੁਰਖ 
“ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ 
ਭਾਖੇ।” -ਭੈਰ ਨਾਮ, ੯, ੪ : ੨ (1165) 
_ਪੀਤਿਆ-- ਪੀਣ ਨਾਲ, ਪਾਨ ਕਰਨ ਨਾਲ 
“ਅਘੜੋਘੜਾਵੈ ਸਬਦੁ ਪਾਵੈ ਅਪਿਉਂ ਹਰਿ ਰਸੁ 
ਪੀਤਿਆ। ”--ਵਡ ੪, ਘੋੜੀ ੧, ੩ : ੪ (575) 
ਪੀਤੀ-- ਪਾਨ ਕੀਤੀ ਰ 
“ਜਿਨਿ ਪੀਤੀ ਤਿਸੁ ਮੋਖ ਦੁਆਰ।” 
--ਮਲਾ ੧, ਅਸ ੪, ੫ :੪ (1275) 
ਹੋਰ ਰੂਪ -- ਪੀਤੈ-- 
“ਗੁਰ ਕਾਂ ਸਬਦੁ ਅੰਮ੍ਰਿਤੁ ਹੈ ਜਿਤੁ ਪੀਂਤੈ ਤਿਖ 
ਜਾਇ।” (ਪੀਣ ਨਾਲ) 
-ਸਿਰੀ ੩, ੫੫, ੨ : ੩ (35) 
ਪੀਨੇ-- ਪੀਤੇ, ਪਾਨ ਕੀਤੇ 


1547 





੍ ਪੀਰਾ 
“ਅੰਮ੍ਰਿਤ ਨਾਮ ਮਹਾ ਰਸ ਪੀਨੇ।” 
-ਗਉ ੫, ੧੦੮", ੨ : ੨ (201) 
ਪੀਪ-- ਪਿਪਲ ਦਾ ਦਰਖਤ 
ਖਾਇ ਲੀਜੈ। ”--ਕਲਿ ੪, ਅਸ ੪, ੪ : ੧ (1325) 
ਪੀਪਾ=- 1483 ਸੰਗਤ ਵਿਚ ਜਨਮੇ ਗਗਨੌਰ ਦਾ 
ਰਾਜਾ ਜੋ ਪਹਿਲਾ ਦੁਰਗਾ ਭਗਤ ਸੀ ਪਰ 
ਫਿਰ ਰਾਮਾਨੰਦ ਜੀ ਦੇ ਪ੍ਰਭਾਵ ਅਧੀਨ 
ਵੈਰਾਗ ਵਿਚ ਆ ਘਰ ਬਾਹਰ ਛੱਡ ਭਗਤ 
ਹੋਏ। ਇਨਾਂ ਦਾ ਇਕ ਸ਼ਬਦ ਧਨਾਸਰੀ 
ਰਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 
ਦਰਜ਼ ਹੈ। 
“ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੂ ਹੋਇ 
ਲਖਾਵੈ ।” _--ਧਨਾ ਪੀਪਾ, ੧, ੨ : ੨ (695) 
ਪੀਰ-- (ਫਾ. ਪੀਰ) 1. ਗੁਰੂ, ਧਾਰਮਿਕ ਆਗੂ 
“ਸੁਣਿਐ ਸਿਧ ਪੀਰ ਸੁਰਿ ਨਾਥ।” 
ਰ੍ -ਜਪੁ ੧, ੮ : ੧(2) 
2. ਪੀੜ, ਪੀੜਾ ਰ 
“ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ।” 
--ਸਿਰੀ ੧, ਅਸ ੭, ੧ : ੨ (57) 
3. ਦੁੱਖ, ਬਿਪਤਾ 
“ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ।” 
-_--ਸਿਰੀ ੫, ਅਸ ੨੬, ੨ : ੧ (70) 
4. ਦਰਦ 
“ਜਿਨਹਿ ਉਪਾਏ ਤਿਸ ਕਉ ਪੀਰ।” 
-ਭੈਰ ੫, ੬, ੧ : ੨ (1137) 


| ਪੀਰਹੁ-- ਪੀਰ ਤੋਂ, ਧਾਰਮਿਕ ਆਗੂ ਤੋਂ 


“ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ 
ਮੁਰਟੀਐ। ” 

-ਰਾਮ ਬਸ, ਵਾਰ ੨ : ੧੦ (967) 

“ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ 

ਰਹਾਇ। ” --ਸਲੋ ਕਬ, ੫੭ : ੧ (1367) 

ਪੀਰਾ-- ।. ਪੀਰ, ਗੁਰੂ (ਫਾ. ਪੀਰ) 

“ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕ 
ਰਾਇਆ।” 

-ਮਾਝ ੧, ਵਾਰ ੧੩ਸ, ੧, ੧ : ੧ (143) 





ਪੀਰਿ 
ਰੂਪ -- ਪੀਰਾਂ-- 
“ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ 
ਸਾਰੁ।” 


2. ਪੀੜ 

“ਵਡੇ ਕਹਾਵਹਿ ਹਉਮੈ ਤਨਿ ਪੀਰਾ।” 
--ਗਉਂ ੧, ਅਸ ੧੪, 2 : ੨ (227) 

ਪੀਰਿ= ਗੁਰੂ ਤੋਂ, ਗੁਰੂ ਵਲੋਂ (ਫਾ. ਪੀਰ) 
“ਜੋ ਨਰ ਪੀਰਿ ਨਿਵਾਜਿਆ ਤਿਨ੍ਹਾਂ ਅੰਚ ਨ ਲਾਗ।”” 
-ਰਾਮ ੫, ਵਾਰ ੨੧ੋਸ, ੫, ੧ : ੨ (966) 

ਹੋਰ ਰੂਪ -- ਪੀਰੁ-- 

ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ। 


(ਗੁਰੂ) -ਸਿਰੀ ੧, ੮, ੨ : ੧ (17) 
ਪੀਜੈਂ=- 
“ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ 
ਭੇਟੇ ਪੀਰੈ। ” (ਗੁਰੂ ਦੇ) 


--ਸਿਹੀ ੩, ੬੩, ੧ : 3 (38) 
ਪੀਰੈ-- 1. ਪੀਰ/ਗੁਰੂ ਦੇ, ਵੇਖੋ 'ਪੀਰਿ` 
2. ਪੀੜ 
“ਬਿਨਸੈ ਮੋਹੁ ਭਰਮੁ ਦੁਖੁ ਪੀਰੈ।” 
-ਕਾਨ ੫, ੨੭; ੧” : ੨ (1303) 
ਪੀਲਕੁ-- ਮੁਹਾਵਤ, ਪੀਲ (ਹਾਥੀ) ਦਾ ਪ੍ਰੇਰਣਾ 
ਕਰਤਾ 
__ ਥਿੰਚੇ ਤਹ ਜਾਇ।” 
--ਗੂਜ ੩, ਵਾਂਰ ੨੦ਸ, ਝੋ, ੨ : ੧ (516) 
ਪੀਲਾਏ-- ਪਿਆਵੇ ਰ 
-ਬਿਹਾ ੪, ਵਾਰ ੧੨ਸ, ਮਰ, ੨ : ੨ (553) 
ਪੀਲਾਵਉ-- ਪਿਆਓ, ਪਾਨ ਕਰਵਾਉ। __ 
“ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ 
ਪੀਲਾਵਉ। ” --ਬਿਲਾ ੫, ੫੧, ੨ : ੧ (813) 
`ਪੀਲਾਵਾ-- ਪਿਆਉਣ ਵਾਲਾ ਵਰਤਾਉਣ ਵਾਲਾ 


-ਬਿਹਾ ੪, ਵਾਰ ੧੨ਸ, ਮਰੁ, ੧ : ੨ (553) 
_ ਪੀਵਉਂ-- ਪੀਓ, ਪਾਨ ਕਰੋ _ 


-ਬਸੰ ੧, ਅਸ ੪, 2 : ੧ (1।89) 


1548 





--ਸਲੋ ੪, ੧੬ : ੧ (1422) 





ਪੀਵਸਾ=- ਪੀਵਾਂਗਾ 
“ਮਤੜੀ ਕਾਂਢਕੁ ਆਹ ਪਾਣ ਧੋਵੰਦੋ ਖੀਵਸਾ।” 
“ਮਾਰੂ ੫, ਵਾਰ ੧੫ਸ, ੫, ੩ : ੧(1099) 
ਹੋਰ ਰੂਪ -- ਪੀਵਸਿ- 
“ਨਿਕਟਿ ਨੀਰੁ ਪਸੁ ਖੀਵਸਿ ਨ ਝਾਗਿ।” 
(ਪੀਂਦਾ) --ਗਉ ਕਬ, ੨੪, ੨ : ੨ (328) 
ਪੀਵਹ-- ਪੀਂਦਾ ਹੈ 


“ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ 
ਮਰਣਾ ਭਾਗਏ ।” 
--ਕਾਨ ੫, ਛੰਤ ੧, ੨ : ੩ (1312) 
ਹੋਰ ਰੂਪ -- ਪੀਵਹਿ -- 
ਪਿਆਰਿ।” (ਪੀਂਦੇ ਹਨ) 


-ਸਿਰੀ ੩, ੩੮, ੧ : ੩ (28) 

ਪੀਵਹੁ-- 
“ਅੰਮ੍ਰਿਤ ਨਾਮੁ ਪੀਵਹੂ ਮੇਰੇ ਭਾਈ। ” (ਪੀਓ) 
--ਗਉਂ ੫, ੧੨੬, ੧": ੧(191) 


ਪੀਵਣਾ-- ਪੀਂਦੇ ਹਨ 


-ਗੂਜ ੩, ਵਾਰ ੧੬ਸ, ੩, ੨ : ੩ (515) 
ਪੀਵਤ-- ।. ਪੀਂਦਿਆਂ ਹੀ 

“ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ 

ਸਮਾਇ।” __--ਸਿਰੀ ੩, ੫੦, ੨ : ੩ (33) 


-ਗਉ ੫, ੧੬੧, ੧ : ੨ (198) 
ਹੋਰ ਰੂਪ -- ਪੀਵਤੰ-- 


ਪੀਵਦੈ 


1549 


ਪੀੜਤੇ 


੫੫੦ ੫=<-=-- 








ਨ ਤ੍ਰਿਪ੍ਤੇ।” 
ਪੀਵਤਿ-- 
“ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ 
ਅਘਾਇ। ” (ਪੀਣ ਨਾਲ) ਰ 
-ਗੂਜ ੫, ਵਾਰ ੧੪ : ੮ (522) 


-=ਸਸ ੫, 2੬ : 2 (1356) 


ਪੀਵਤੁ-- 


“ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ 


ਮਤਵਾਲਾ ਪੀਵਤੁ ਰਹੈ।” (ਪੀਂਦਾ) 


-ਆਸਾ ੧, ੫, ੪ : ੧ (350) 


ਪੀਵਤੇ-- 
“ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ 
ਅੰਮ੍ਰਿਤੁ ਪੀਵਤੇ ਜੀਉ।”” (ਪੀਂਦੇ ਹਨ) 
--ਸਿਰੀ ੫, ਛੰਤ ੩, ੩ : ੨ (81) 
ਪੀਵਦੈ-- ਪੀਂਦੇ ਹਨ 
_“ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ 
ਪੀਵਦੈ।” __--ਰਾਮ ਬਸ, ਵਾਰ ੧ : ੪ (966) 
ਪੀਵਨ=- 1. ਪੀਂਦਾ ਹੈ 
“ਸਭਿ ਘਟ ਭੋਗੈ ਹਰਿ`ਰਸੁ ਪੀਵਨ।” 
-ਮਾਰੂ ੧, ਸੋਲਾ ੧੧, ੩ : ੨ (1031) 
2. ਪੀਣ ਦੀ, ਪਾਨ ਕਰਨ ਦੀ 
“ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ 
ਰਸ ਪੀਵਨ।”” 
=-ਮੱਲਾਂ ੫, ੧੨, ੧ 


`'ਪੀਵਨਹਾਰਾ-- ਪੀਣ ਵਾਲਾ 


: ੨ (1269) 


“ਸਖਮਨ ਨਾਰੀ ਸਹਜ ਸਮਾਨੀ ਪੀਵੈ 


ਪੀਵਨਹਾਰਾ। ” 
--ਰਾਮ ਕਬ, ੨, ੧ : > (969) 
ਹੋਰ ਰੂਪ -- ਪੀਵਨਹਾਰੁ-- 
“ਤਉ ਮਨੁ ਮਤਵਾਰੋ ਪੀਵਨਹਾਰੁ।” 
___-ਗਉ ਕਬ, ਵਾ ੨ : ੪ (344) 
ਪੀਵਨਾ-- ਪੀਣਾ, ਪਾਨ ਕਰਨਾ 
ਪੀਵਨਾ।” --ਮਾਰੂ ੫, ਅਸ ੬, ੧ : ੧ (1019) 
ਹੋਰ ਰੂਪ -- ਪੀਵਨਿ- 
“ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ 
ਰਾ 


--ਸਾਰ ੫, ੯੧, ੧" : 4 








ਪੀਵਨੋ-- 
“ਪ੍ਭੁ ਪੁਰਖੁ ਜਗਜੀਵਨੇ ਸੰਤ ਰਸੁ ਪੀਵਨੋ 
ਜਪਿ ਭਰਮ ਮੋਹ ਦੁਖ ਡਾਰਾ। ” 
--ਆਸਾਂ ਪ, ਛੰਤ ੩, ੩ : ੫ (454) 
ਆ ਛੱਕਾਂ 
“ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ 
ਚਲਾਈ।”” 
--ਮਾਝ ੧, ਵਾਰ ੧੯ਸ, ੧, ੧ : ੨ (147) 
ਹੋਰ ਰੁਪ -- ਪੀਵਾਂ -- 
“ਨਾਮੁ ਰਸਾਇਣੁ ਮਨੁ ਤ੍੍‌ਿਪਤਾਇਣ ਗੁਰਮੁਖਿ 
ਅੰਮ੍ਰਿਤੁ ਪੀਵਾਂ ਜੀਉ। ” 

-ਮਾਝ ੫, ੧੬, ੩ : ੩ (99) 
ਪੀਵਿ-- ਪੀਣ ਨਾਲ, ਪਾਨ ਕਰਨ ਨਾਲ 
“ਪੀਵਿ ਰਹੇ ਜਲ ਨਿਖੁਟਤ ਨਾਹੀ। ” 

--ਗਉ ਕਬ, ੧, ੩ : ੨ (323) 
ਪੀਵਿਆ-- ਪੀਣ ਨਾਲ 
“ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ।” 

--ਮਾਝ ੧, ਵਾਰ ੨੨ : ੮ (148) 
ਪੀਵੀਐ -- ਪਾਨ ਕਰੀਏ 
“ਹਰਿ ਅਮਿਉ ਰਸਾਇਣੁ ਪੀਵੀਐ। ” 
--ਮਾਝ ੫, ਅਸ, ੩੮, ੪ : ੧ (132) 
ਪੀਵੇ-- ਪਾਨ ਕਰੀਏ 
“ਤਿਨ ਜਮਕਾਲੂ ਨ ਵਿਆਪਈ ਜਿਨ ਸਚੁ ਅੰਮ੍ਰਿਤੁ 
ਪੀਵੇਂ।” --ਸਿਰੀ ੪, ਵਾਰ ੩ : ੪ (83) 
ਹੋਰ ਰੁਪ -- ਪੀਵੈ --' 
“ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ 
ਰਸਿ ਗੁਣ ਗਾਇ।” 

--ਸਿਰੀ ੩, ੫੮, ੨ : ੩ (36) 
“ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ।” 

--ਸਿਰੀ ੩, ੫੭, ੧ : ੧ (36) 
2. ਮਰੋੜ, ਖਮ, ਮੁਰਝਾ ਕੇ ਲਿਫ ਜਾਣ ਦਾ ਭਾਵ 

“ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ 
ਪੀੜ ਨ ਖਾਹਿ ਜੀਉ।” 

--ਆਸਾਂ ੧, ਛੰਤ ੪, ੪ : ੫ (438) 

ਪੀੜਤੇ-- ਪੀੜਦੇ, ਵੇਲਣੇ ਰਾਹੀਂ, ਨਿਚੋੜਦੇ __. 

“ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ । ” 


ਪੀੜਾ 


--ਸਲੋ ਕਬ, ੨੦੭ : ੧ (1375) 


ਪੀੜਾ-- ਪੀੜ, ਦੁਖ 
“ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ 
ਜੀਉ।” '--ਮਾਝ ੫, ੧੫, ੨ : ੩ (99) 
ਪੀੜਾਇਦਾ-- ਪੀੜਾਉ'ਦਾ ਹੈ, ਵੇਲਣੇ ਰਾਹੀਂ 
ਨਿਚੋੜਿਆ ਜਾਂਦਾ ਹੈ 
“ਅਗੈ ਜਮਕਾਲੂ ਲੇਖਾ ਲੇਵੈ ਜਿਉ ਤਿਲ ਘਾਣੀ 
ਪੀੜਾਇਦਾ। " 
--ਮਾਰੁ ਤੇ. ਸੋਲਾ ੧੯, ੯ : ੩ (1063) 
ਪੀੜਿ-- ਪੀੜ ਕੇ, ਵੇਲਣੇ/ ਕੋਹਲੂ ਰਾਹੀ' ਨਿਚੋੜਕੇ 
“ਦਰਿ ਲਏ ਲੇਖਾ ਪੀੜਿ ਛੂਟੈ ਨਾਨਕਾ ਜਿਉਂ ਤੇਲੁ।” 
੍ -ਆਸਾ ੧, ਵਾਰ ੨੦ਸ, ੧, ੨ : ੯ (473) 
ਪੀੜੀ-- ।. ਵੰਸ਼, ਖਾਨਦਾਨ, ਦਾ ਸਿਲਸਿਲਾ 
“ਹਰਿ ਜੁਗਹ ਜੁਗੋ ਜਗ ਜਗਹ ਜੁਗੋ ਸਦ ਪੀੜੀ 
ਗੁਰੂ ਚਲੰਦੀ।” _ _` 
-ਸਿਰੀ ੪, ਛੰਤ ੧, ੫ : ੨ (79) 
“ਵਧੀ ਵੇਲਿ ਬਹੁ ਪੀੜੀ ਚਾਲੀ।” 


-ਆਸਾ ੫, ੧੦੧, ੩ : ੧ (396) 


2. ਪੀੜੀਦੇ ਹਨ, ਵੇਲਣੇ/ਕੋਹਲੂ ਵਿਚ ਨਿਚੋੜੇ ਜਾਂਦੇ 
ਹਨ 
“ਲੇਖਾ ਲੀਜੈ ਤਿਲ ਜਿਉ ਪੀੜੀ।” 
-ਮਾਰੂ ੧, ਸੋਲਾ ਦ, ੧੦ : ੨ (1026) 
ਪੀੜੀਐ-- ।. ਦੁਖੀ ਹੋਵੇ 
“ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ 
ਵਿਕਾਰ।” - _ --ਸਿਰੀ ੧, ੭, ੧" 
2. ਪੀੜੇ/ਨਿਚੋੜੇ ਜਾਂਦੇ ਹਨ 
“ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ।” 
-ਸੇਰ ੪, ਵਾਰ ਪਸ, ੩, ੧ : ੧ (644) 


ਪੀੜੇ-- 1. ਪੀੜਦਾ/ਨਿਚੋੜਦਾ ਹੈ 


“ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ।” 


-ਬਿਹਾ ੫, ਛੰਤ ੭, ੨ : ੨ (546) 
-2. ਜੁਤੇ ਹੋਏ ਭਾਗ ਤਿਆਰ 
“ਖੇਮੇ ਛਤ੍ਹ ਸਰਾਇਚੇ ਦਿਸਨਿ ਰਥ ਪੀੜੇ।” 
-ਮਾਰੂ ੧, ੧, ੧ : ੨ (989) 
ਪੁਸਤਕ -- ਕਿਤਾਬ, ਪੋਥੀ 
“ਕਥਨੈ ਕਹਣਿ ਨ ਫ਼ੁਟੀਐ ਨ ਪੜਿ ਪੁਸਤਕ ਭਾਰ।” 


ਰਾਹ %, ਐਸੇ ਓ.. ਦੇ 2 ੧੨9) 





`ਖੁਹਮਿ=- ਧਰਤੀ ਦੇ 





ਰੀ 


1550 ਪੁਕਾਰ 
ਹੋਰ ਰੂਪ -- ਪੁਸੂਕ-- 
-ਸਸ ੧, ੧ : ੧ (1353) 
ਪੁਹਪ-- ਫੁੱਲ 


“ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ 
ਜੈਸੇ ਛਾਈ।” _ --ਧਨਾ ੯, ੧, ੧ : ੧ (684) 


“ਗੁਰੂ ਅਮਰਦਾਸੁ ਪਰਸੀਐ ਖੁਹਮਿ ਪਾਤਿਕ 
ਬਿਨਾਸਹਿ।” _--ਸਵ ੩, ੧੪ : ੧ (1394) 
ਪੁਕਰੋਰੈ-- ਪੁਕਾਰਦਾ, ਸਹਾਇਤਾ ਕਰਦਾ ਬਹੁੜਦਾ 
“ਪ੍ਰਭ ਜੀ ਕੌ ਨਾਮੁ ਅੰਤਿ ਖੁਕਰੋਰੈ।” 
--ਕਾਨ ੫, ੩੪, ੧ : ੬ (1304) 
(ਮਹਾਨਕੋਸ਼ ਅਰਥ “ਉਪਕਾਰੀ ਸਿੱਧ ਹੋਣ” 
ਕਰਦਾ ਹੈ) 


| ਖੁਕਾਰ-- ।. ਸਦ, ਚਾਂਗ, ਸਹਾਇਤਾ ਲਈ ਮਾਰੀ 


ਚੀਕ 
-ਸਿਰੀ ੪, ਵਾਰ ੧੦ਸ, ੩, ੨ : ੨ (86) 
2. ਊਂਚੀ ਕੂਕ ਕੇ ਪੜਾਂ 
“ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ 
ਪੁਕਾਰ । ” 
-ਮਾਝ ੧, ਵਾਰ ੪ਸ, ੧, ੧ : ੪ (139) 
3. ਫਰਿਆਦ, ਵਾਸਤਾ 
“ਮਨ ਮੂਰਖ ਕਹ ਕਰਹਿ ਪੁਕਾਰ ।” 
-ਗਉਂ ੫, ਬਾਅ ੪੧: ੪.(258) 
“ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ 
ਹੋਇ ਰੋਇਆ।” 
--ਗਉ ੪, ਵਾਰ ੧੬ਸ, ੪, ੧ : ੩ (309) 
“ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ 
ਪੁਕਾਰ । '' 
--ਆਸਾ ੧, ਵਾਰ ੨੩ : ੪ (475) 
“ਜੀਉ ਡਰਤੂ ਹੈ .ਆਪਣਾ ਕੈ ਸਿਉ ਕਰੀ 
ਪੁਕਾਰ। ” (ਭਾਵ ਹਾਲ ਦੱਸਾਂ) 
-ਧਨਾ ੧, ੧, ੧ : ੧ (660) 
4. ਭਾਵ ਅਰਦਾਸ, ਬੇਨਤੀ 
"ਢਾਢੀ ਕਹੇ ਪੁਕਾਰ ਪ੍ਰਭੂ ਸੁਣਾਇਸੀ।” 


-ਗੂਜ-੩, ਵਾਰ ੫.: ੧ (510) 





ਸਵਾਰੇ।” (ਬੇਨਤੀ)॥ 
--ਸੋਰ ੫, ੯੩, ੨ : ੩ (631) 
ਪੁਕਾਰਉ-- ਉਚਾਰਾਂ ਭਾਵ ਜਪਾਂ 


“ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ . 


ਸਖਾਈ। ” --ਗੂਜ ੧, ਅਸ ੩, ੬ : ੨ (504) 
ਪੁਕਾਰਹਿ- । _ ਕੁਕ ਕੁਕ ਕੇ ਆਖਦੇ ਹਨ 
“ਬੇਦ ਸਾਸਤ ਜਨ ਪੁਕਾਰਹਿ ਸੁਨੈ ਨਾਹੀ ਡੋਰਾ।” 
--ਆਸਾ ੫, ੧੫੨, ੨ : ੧ (408) 
2. ਪੁਕਾਰ/ ਫਰਿਆਦ ਕਰਨਾ 
“ਸਰਬ ਬਿਧਿ ਭੁਮਤੇ ਪੁਕਾਰਹਿ ਕਤਹਿ ਨਾਹੀ 
ਛੋਟਿ।” _ -ਗੂਜ ੫, ੩੦, ੫ : ੧ (502) 
ਪੁਕਾਰਣਿ-- ਸ਼ੁਲਾਣ ਲਈ, ਸਦਣ ਵਾਸਤੇ 
“ਮੁਕਤਿ ਅਨੰਤ ਖੁਕਾਰਣਿ ਜਾਈ।” _ 
-ਗਉ ਕਬ, ੨੨, ੧ : ੨ (326) 
ਪੁਕਾਰਤੇ-- ਕੂਕ ਕੂਕ ਕੇ ਆਖਦੇ 
“ਧਨੁ ਧਨੁ ਕਹਾ ਪੁਕਾਚਤੇ ਮਾਇਆ ਮੋਹ ਸਭ 
ਕੂਰ।” --ਗਉ ੫, ਬਾਅ ੪ਸ : ੧ (250) 
ਪੁਕਾਰਨਿ= ਕੂਕ ਕੂਕ ਕੇ ਕਹਿਣਾ 
“ਸਿਮਿਿਤਿ ਬੇਦ ਪੁਰਾਣ ਖੁਕਾਰਨਿ ਪੋਥੀਆ।” 
-ਸੂਹੀ ੫, ਅਸ ੫, ੧ : ੧ (761) 
ਪੁਕਾਰਾ-- ।. ਉਚੀ ਉਚੀ ਪੜ੍ਹਿਆ/ ਉਚਾਰਨ ਕੀਤਾ 
“ਪੰਡਿਤੁ ਵੇਦੁ ਪੁਕਾਰਾ। ” 
-==ੱਸਿੱਗੀਂ ੫, ਔਸ2?, ੪ : 2 (71) 
2. ਫਰਿਆਦ 
“ਜਮਕਾਲਿ ਗਰਠੇ ਕਰਹਿ ਪੁਕਾਰਾ । ” 
--ਮਾਝ ੩, ਅਸ ੨੬, 2 : ੨ (125) 
3. ਕੂਕ ਪੁਕਾਰ ਕਰਨੀ 
“ਕੰਠ ਗਹਨ ਤਬ ਕਰਨ ਖੁਕਾਰਾ। ” 
-ਸੂਹੀ ਕਬ, ੧, ੩ : ੧ (792) 
ਪੁਕਾਰਿ- ਉਚੀ ਉਚੀ ਬੋਲ ਕੇ 
“ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ 
ਪੁਕਾਰਿ। ? --ਗਉ ੫, ੧੫੮", ੪ : ੧ (214) 
ਪੁਕਾਰਿਆ= 1. ਫਰਿਆਦ 
“ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ 
ਪੁਕਾਰਿਆ ਜੀਉ।” 


--ਮਾਂਝ ੫, ੧੦, ੩ : ੩ (97) 


1551 





ਪੁਕਾਰੈ 





2. ਫਰਿਆਂਦ ਕੀਤੀ _ 
“ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ 
_ਤਿਨਿ ਹਉ ਲੀਆ ਉਬਾਰੀ।” 
-ਸੂਹੀ ਕਬ, ੫, ੧" : 
ਪੁਕਾਰੀ-- ।. ਉਚੀ ਉਚੀ ਬੋਲ ਕੇ 
“ਗਏ ਸਿਗੀਤ ਪੁਕਾਰੀ ਧਾਹ। ” 
-ਮਾਝ ੧, ਵਾਰ ੧ਸ, ੧, ੨ : ੧ (138) 
ਹੋਰ ਰੂਪ -- ਪੁਕਾਰੀਆ-- 
“ਗੁਰ ਸੇਵਾ ਭਉ ਜਲੁ ਤਰੀਐ ਕਹਉ 
ਪੁਕਾਰੀਆ। ” (ਪੁਕਾਰ ਕੇ) 


--ਗਉ ੫, ਅਸ ੧੨, ੮ : ੨ (241) 


ਦੇ (793) 


--ਮਾਝ ੩, ਅਸ ੩੧, ੭ : ੧ (128) 
2. ਫਰਿਆਦ ਕਰਦੀ 
“ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ 
ਪੁਕਾਰੀ ਦਰਿ ਖਲੀ।” 
--ਆਸਾ ੧, ਛੰਤ ੧, ੩ : ੪ (436) 
ਹੋਰ ਰੁਪ -- ਪੁਕਾਰੇ-- 
“ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ 
ਆਗੈ ਜਾਇ ਪੁਕਾਰੇ । ” 
--ਗਉ ੩, ਛੰਤ ੩, ੩ : ੫ (245) 
ਪੁਕਾਰੈ-- 
“ਕਬੀਰ ਸਤੀ ਪੁਕਾਂਰੈ ਚਿਹ ਚੜੀ ਸੁਨੁ ਹੋਂ 
ਬੀਰ ਮਸਾਨ।” 
ਰ੍ --ਸਲੋ ਕਬ, ੮੫ : ੧ (1368) 
ਪੁਕਾਰੈ-- 1. ਉਚੀ ਉਚੀ ਬੋਲ ਕੇ, ਵੇਖੋ 'ਪੁਕਾਰੀ” 
(1) 
2. ਆਖੇ, ਕਹੇ, ਸ਼ਿਕਾਇਤ ਕਰੇ 
“ਅਬ ਜਨ ਊਪਰਿ ਕੌਨ ਖੁਕਾਂਰੈ।” 
--ਸਾਰ ੫, ੬੮, ੧": ੧(1217) 
ਪਾਉਣਾ 
“ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਖੁਕਾਂਰੈ 
ਅਉਰ। ” --ਸਲੋ ਕਬ, ੧੮੨ : ੧(1374) 


ਪੁਚਾਂਰੈ-- ਪੁਚ ਪੁਚ ਕਰਨਾ,ਪਿਆਰਨਾ 
“ਜਿਉ ਕਾ ਪੁਰਖੁ ਪੁਚਾਰੈ ਨਾਰੀ।” 
--ਗਉਂ ੫, ੧੬੦, ੧ : ੨ (198) 
ਪੁਛ-- ।. ਖਬਰ, ਜਾਣਕਾਰੀ 
“ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ।”? (ਭਾਵ 
ਬੇਅੰਤ “ਸਿਕ” ਹੈ) 
--ਮਾਝ ੧, ਵਾਰ ੨੩ਸ, ੧, ੧ : ੩ (148) 
ਹੋਰ ਰੂਪ -- ਪੁਛਈ-- 
“ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ 
ਨਾਉ।” (ਪੁਛਦਾ, ਖਬਰ ਨਹੀਂ ਲੈਂਦਾ) 
ਨ -ਸਲੋ ਫਰ, ੩੧ : ੨ (1379) 
ਪੁਛਹਿ-- 
“ਇਕਿ ਘਰਿ ਆਵਹਿ ਆਪਣੈ ਇਕਿ ਮਿਲਿ 
ਮਿਲਿ ਪੁਛਹਿ ਸੁਖ।” (ਪੁਛਦੇ/ਜਾਣਕਾਰੀ 
ਲੈਂਦੇ ਹਨ)--ਆਸਾ ੧. ਅਸ ੧੧. ੭:੧ (417) 
ਪੁਛਹੁ-- 
“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ 
ਗੁਣੀ।” (ਪੁਛੋ, ਜਾਣਕਾਰੀ ਲਵੋ) 
--ਸਿਰੀ ੧, ੧੦, ੨ : ੧ (17) 
“ਮਨ ਹਠਿ ਕਿਨੈ ਨ ਪਾਇਓ ਪਖੁਛਹੁ ਵੇਦਾ 
ਜਾਇ।” (ਭਾਵੇ ਵੇਦਾਂ ਵਿਚੋਂ ਵੇਖ ਲਵੋ) 
-ਸਿਰੀ ੪, ਵਾਰ ੧੦ : ੪ (86) 
2. ਕੰਦਰ,ਆਦਰ 
“ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ।” 
-ਸੂਹੀ ੧, ੫, ੩ : ੨ (729) 
3. ਪ੍ਰਸ਼ਨ ਭਾਵ ਰੋਕ, ਪੁਛਣਾ 


“ਅਗੈ ਪੁਛ ਨ ਹੋਵਈ ਜੇ ਸਣੂ ਨੀਸਾਣੈ ਜਾਇ।” 


--ਸੂਹੀ ੧, 2, ੨ : ੨ (730) 
-4. ਪੁਛ ਪੜਤਾਲ ਭਾਵ ਹਿਸਾਬ 
““ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ।” 
--ਰਾਮ ੫, ਵਾਰ ੪ : ੨ (958) 
ਹੋਰ ਰੂਪ -- ਪੁਛਈ-- 
“ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ।” 
"ਮਾਰੂ ੫, ਵਾਰ ੭ : ੬ (1096) 
ਪੁਛਣ-- ਜਾਣਕਾਰੀ ਹਾਸਲ ਕਰਨ ਲਈ 
“ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ।” 
ਸਿਰੀ ੧, ੩, ੧ : ੧ (15) 


1552 








ਪੁਛਾ 
ਹੋਰ ਰੂਪ -- ਪੁਛਣਿ-- 
“ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ 
ਜਾਉ।” (ਪੁਛਣ ਲਈ) 


--ਸਿਰੀ ੧, ਅਸ ੧, ੫ : ੩ (53) 
ਪੁਛਾ-- ਪੁਛ ਲਵਾਂ, ਪੁਛਾਂ 
“ਜਾਇ ਖੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ 
ਮਿਲਾਇ।”” __--ਸਿਰੀ ੪, ੬੫, ੧ : ੩ (39) 
ਹੋਰ ਰੂਪ -- ਪੁਛਿ-- 
“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਖੁਛਿ 
ਲਿਖੁ ਬੀਚਾਰੁ।” (ਪੁਛ ਕੇ) 
-ਸਿਰੀ ੧, ੬, ੧: ੨ (16) 
ਪੁਛਿਆ-- 
“ਨਾਨਕ ਖੁਛਿਆ ਦੇਇ ਪੁਜਾਇ।” (ਪੁਛਣ 
ਤੇ ਪੁਛਿਆ) 

-ਸਾਰ ੪, ਵਾਰ ੬ਸ, ੧, ੧ : ੮ (1239) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ 
ਵਾਰੁ।” (ਦਰਿ ਆਫਤ ਕੀਤਾ) 

-- ਸਾਰ ੪, ਵਾਰ ੧੭ਸ, ੧, ੧ : ੧ (1244) 
ਪੁਛੀ-- 
'ਨਾ ਧਨ ਖੂਛੀ ਨ ਮਤਾ ਪਕਾਇਆ।” 
(ਪੁਛਿਆ, ਵਿਸ਼ਵਾਸ਼ ਵਿਚ ਲਿਆ) 
-ਮਾਰੂ ੫, ਸੋਲਾ ੨, ੧੦ : ੨ (1073) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ 
ਵਾਰੂ।” (ਦਰਿਆਫਤ ਕੀਤੀ) 
_ -ਸਾਰ ੪, ਵਾਰ ੧੭ਸ, ੧, ੧ : ੧ (1244) 
ਪੁਛੀਆ-- 
“ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ 
ਬਿਰਥਾ ਜੋਬਨੁ ਸਭੂ ਜਾਏ।” 
--ਵੱਡ ੫, ੯, ੪ : ੨ (564) 


-ਆਸਾ ੧, ਵਾਰ ੧੧ਸ, ੧, ੨ : ੨ (468) 
ਪੁਛੁ-- 
“ਜੇ ਤੂੰ ਤਾਰੂ ਪਾਣਿ ਤਾਹੂ ਖੁਛੁ ਤਿੜੰਨ੍ਹ ਕਲ। ” 
(ਦਰਿਆਫ਼ਤ ਕਰ) 
-ਸਲੋ ੧, ੩ : ੧ (1410) 
ਪੁਛੈ-- 


7੧ 


ਪੁਜ 





ਕੇ।” (ਪੁਛਦਾ) __--ਜਪੁ ੧, ੭ : ੪ (2) 
ਪੁੰਜ- ਸਮੁਧਾਇ, ਢੇਰ, ਸਮੂਹ 
ਨਿਵਾਰਨ ਕਉ। ”--ਸਵ ੪, ਮਥੁ ੨ : ੨ (1404) 
ਪੁਜਈ-- ਪੁਜਣਾ, ਪਹੁੰਚਣਾ 
“ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ 
ਕਮਾਇ। ” --ਸਿਰੀ ੧, ਅਸ ੧੪, ੨ : ੩ (62) 
ਪੁਜਹਿ- ਪੁਜਣਾ ਭਾਵ ਬਰਾਬਰ ਤੁਲ ਹੋ ਸਕਨਾ 
“ਹਰਿ ਹਰਿ ਨਾਮ ਨ ਖੁਜਹਿ ਪੁਜਾਹਾ। ” 
--ਜੈਤ ੪, ੧੧, ੩ : ੨ (699) 
ਪੁਜੰਤੀਆ-- ਪੂਰੀਆਂ ਹੁੰਦੀਆਂ 
“ਪ੍ਰਭ ਮਾਨ ਪੜਨ ਦੁਖ ਬਿਦੀਰਨ ਸਗਲ ਇਛ 
_ਪੁਜੰਤੀਆ। ” 
--ਆਸਾ ੫, ਛੰਤ ੧੪, ੪ : ੩ (462) 
ਪੁਜਨਿ-- ਪੁਜ ਸਕਦੇ 
`_ “ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ 
ਤੇਰਿਆ। ” --ਸੂਹੀ ੫, ਅਸ ੪, ੫ : ੧ (761) 
ਪੁਜਾਇ-- ਪੂਰਾ ਕਰ ਦੇਣਾ, ਪੂਰੀ ਕਰੇ 








“ਨਾਨਕ ਪੁਛਿਆ ਦੇਇ ਪੁਜਾਇ।” (ਘਰ ਪੂਰਾ 


ਕਰ ਦੇਣਾ) 
-- ਸਾਰ ੪, ਵਾਰ ੧੬ਸ, ੧, ੧ : ੮ (1239) 
“ਹਰਿ ਸਾਧਹ ਸਰਣਾਗਤੀ ਨਾਨਕ ਆਸ 


ਪੁਜਾਇ। ” (ਪੂਰੀ ਕਰੇ) 
-ਰਾਮ ੫, ਰੁਤੀ ੫, ੨ਸ : ੨ (928) 
ਹੋਰ ਰੁਪ -- ਪੁਜਾਇਆ-- 


ਜਤ. 9 ਗਲ ਗਰ ਮਗ 
ਬਹੁੜਿ ਮਾਇਆ ਹੋਹਿਆ। ” (ਪੂਰੀ ਕੀਤੀ) 
` --ਸਿਰੀ ੫, ਛੰਤ ੩, ੪ : ੫ (81) 
ਪੁਜਾਇਣ-- ਪੂਰੀਆਂ ਕਰਨ ਵਾਲਾ 
“ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ 
ਪੁਜਾਇਣ। ” 
--ਆਸਾ ੫, ਛੰਤ ੧੨, ੩ : ੬ (461) 
ਪੁਜਾਈ-- ਪੁਰੀ ਕਰ ਦਿਤੀ 
“ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾਂ ਕੀ ਤੈਂ 
ਆਸ ਪੁਜਾਈ।” -ਸੋਰ ੫, ੮, ੧ : ੧(610) 
“ਆਠ ਪਹਰ ਹਰਿ ਧਿਆਇ ਕੈ ਮਨ ਇਛ 


1553 


“ਜੈ ਤਿਸੁ ਨਦਰਿ ਨ ਆਵਈ ਤਾ ਵਾਤ ਨ ਪੁਛੈ ਹ ਪੁਜਾਈ। ” 





ਪੁਜਾਵਣਿਆ 





-ਜੈਤ ੫, ਵਾਰ ੧੫ : ੩ (709) 
ਹੋਰ ਰੂਪ -- ਪੁਜਾਈਆ-- 
“ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ 
ਇਛਾ ਸਭਿ ਪੁਜਾਈਆ। ” 
-ਰਾਂਮ ੩, ਅਨੰੰ ੪ : ੩ (917) 
ਪੁਜਾਏ-- 
“ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ 
ਪੁਜਾਏ ਜੀਉ।” (ਪੂਰੀ ਕਰੇ) 
--ਮਾਂਝ ੫, ੩੦, ੪ : ੩ (103) 
ਪੁਜਾਹਾ-- ਪੁਜਦਾ 
“ਹਰਿ ਹਰਿ ਨਾਮ ਨ ਪੁਜਹਿ ਪੁਜਾਹਾ। ” 
-ਜੈਤ ੪, ੧੧, ੩ : ੨ (699) 
ਪੁਜਾਮੀ- ਪੂਰੀ ਹੋਈ 
“ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ।” 
--ਬਿਲਾ ੫, ੫, ੩ : ੩ (848) 
ਪੁਜਾਰਿਆ-- ਪੁਜੀ, ਪੂਰੀ ਹੋਈ 
“ਮਲ .ਇਛੇ ਨਾਨਕ ਫਲ ਪਾਏ ਪੂਰਨ ਇਛ 
ਪੁਜਾਰਿਆ। ”--ਬਿਲਾ ੫, ੨੩, ੨ : ੨ (807) 
ਪੁਜਾਵਹਿ-- ਪੂਜ ਸਕਦੇ 
“ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ 
ਰੋਇ।” (ਭਾਵ ਬਿਆਨ ਨਹੀਂ ਕਰ ਸਕਦੇ) 
--ਸਿਰੀ ੧, ਅਸ ੧, ੨ : ੨ (53) 
ਪੁਜਾਵਹੁ-- ਪੂਰੀ ਕਰੋ 
“ਜਨ ਨਾਨਕ ਕੀ ਹਰਿ ਆਸ ਖੁਜਾਵਹੁ ਹਰਿ 
ਦਰਸਨਿ ਸਾਂਤਿ ਸਰੀਰ।” 
-ਗੋਂਡ ੪, ੬, ੪ : ੧ (862) 
ਪੁਜਾਵਣਹਾਰਾ-- ਪੂਰੀ ਕਰਨ ਵਾਲਾ 
“ਮਨ ਕੀ ਇਛ ਪੁਜਾਵਣਹਾਰਾ। ” 
--ਮਾਝ ੫, ੩੯, ੪ : ੧ (106) 
ਹੋਰ ਰੂਪ -- ਪੁਜਾਵਣਹਾਰੁ-- 
“ਗੁਰ ਪਰਸਾਦਿ ਪਰਮਪਦੁ ਪਾਇਆ ਸਭ ਇਛ 
ਪੁਜਾਵਣਹਾਰੁ । ` 
--ਤੈਰ ੩, ੧੭, ੧“ 
ਪੁਜਾਵਣਿਆ-- .ਪੂਰੀ ਕਰਦਾ ਹੈ 
“ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ 
ਆਪਿ ਪੁਜਾਵਣਿਆ। ” 


--ਮਾਝ ੩, ਅਸ ੪,੫:੩(111) 


ਦੀ ਉਹ 


1554 





"ਰਾਜਾ 
“ਪੁਜਿ ਦਿਵਸ ਆਏ ਲਿਖੇ ਪਾਏ ਦੁਖੁ ਧਰਮ ਦੂਤਹ 
ਡਿਠਿਆ।” (ਭਾਵ ਲਿਖੇ ਦਸ ਪੂਰੇ ਹੋ ਗਏ) 
--ਜੈਤ ੫, ਛੰਤ ੩, ੧ : ੫ (705) 
ਪੁਜੀ-- ਪੂਰਨ ਹੋਈ ___ 


“ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ 
ਖੁਜੀ ਜਨ ਕੇਰੀ।” 


--ਗਉ ੫, ੫੮, ੩ : ੨ (170). 


ਪੁਜੈ-- ।. ਪੁਜ ਸਕਦਾ, ਤੁਲ ਹੋ ਸਕਦਾ 


“ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ।” 


--ਸਿਰੀ ੫, ੮੮, ੩ : ੨ (49) 
2. ਪੂਰੀ ਹੋਵੇ, 
_ “ਸੰਤ ਕੇ ਦੋਖੀ ਕੀ ਪੂਜੈ ਨ ਆਸਾ।” 
`_--ਗਉਂ ੫. ਸੁਖ ੧੩, ੭ : ੫ (280) 
ਪੁੰਡਰ-- ਸੁਫੈਦ, ਚਿਟਾ 
“ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਸ਼ੂਣੈ 
ਉਜਲਿਆ। ” --ਆਸਾ ੧, ਪਟੀ ੫ : ੧ (432) 


--ਧਨਾ ਨਾਮ, ੪, ੧ : ੧ (693) 
ਪੁਣੇਦੇ -- ਛਾਣਦੇ ੍ 2 
“ਹਭੇ ਭਸੁ ਪੁਣੇਦੇਂ ਵਤਨੁ ਜਾ ਮੈ ਸਜਣੁ ਤੂਹੈ।” 


- ਰਾਮ ੫. ਵਾਰ ੧੩ਸ, ੫, 2 : > (963) 


ਪੁਤ-- ਪੁੱਤਰ, ਬੇਟਾ 
“ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ 
ਪਿਆਰੇ1” --ਵਡ ੧, ਅਲਾ ੫, ੪ : ੪ (582) 
ਪੁਤਹਹੁ-- ਪੁਤਰੋ 
“ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ 
ਹਰਿ ਨਿਸਤਾਰਿਆ।”? 
__ -ਗਉ ੪, ਵਾਰ ੨੦ਸ, ੪, ੨ : ੧੦ (312) 
ਪੁਤਰਾ-- ਪੁਤਲਾ 
ਟੀ ਕਾ ਪਛੜਾ ਭਿਜੇਨਜ਼ਕ ਹੈ।” 
-ਆਸਾ ਰਵਿ, ੬, ੧" 
_ ਖੁਤਰੀ-- ਪੁਤਲੀ 
“ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ 
ਜਾਨੈ।”” __--ਗਉ ੫, ੧੨੬", ੩ : ੧ (206) 


: ੧ (487) 


“ਪੁਤਰੀ ਤੇਰੀ ਬਿਧਿ ਕਰਿ ਥਾਟੀ।” (ਭਾਵ ਸਰੀਰ) ` 


“ਆਸਾ ੫. ੧੪. ੧ : ੧ (374) 


ਪੁਤਲਾ-- ।. ਗੁੜੀ 
“ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ 
ਦੁਸਟੀ ਪਾਈ। ” --ਸਿਰੀ ੩, ੪੫, ੨ : ੧੧3੧) 
2. ਭਾਵ ਸਰੀਰ 
“ਪੰਚ ਧਾਤੁ ਕਰਿ ਪੁਤਲਾ ਕੀਆ।” 
-ਮਾਰੂ ੫, ੩੧, ੧ : ੨ (1007) 
“ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ।” 
--ਸਿਰੀ ੧, ਅਸ ੧੬, ੫ : ੧ (63) 
“ਗੁਰਸਿਖਾ ਇਕੋ ਪਿਆਰੁ ਗੁਰਮਿਤਾ ਪੁਤਾ 
ਭਾਈਆ। ” (ਪੁਤਰਾਂ ਵਾਲਾ) 
--ਸੋਰ ੪, ਵਾਰ ੧੪ : ੪ (648) 
ਹੋਰ ਰੂਪ -- ਪੁਤਿ- 
“ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ।” 
(ਪੁਤਰ ਰਾਹੀਂ)--ਗਉ ੩, ੩੨, ੩ : ੩ (161) 
ਪੁਤੀ-- 
ਟੌਲਿ ਡਿਠਾ ਲਾਹਿਓਨੁ ਸਭਨਾ ਕਾ 
ਅਭਿਆਨੂੰ।” (ਪੁਤਰਾਂ) 
--ਬਿਲਾ ੪, ਵਾਰ ੧੦ : ੨ (853) 
ਮੱਝ ਂ= 
_“ਪੁਤ'ਤ ਗੰਢੁ ਪਵੈ ਸੰਸਾਰਿ।” (ਪੁਤਰਾਂ ਨਾਲ) 


-ਮਾਝ ੧, ਵਾਰ ੧੨ਸ, ੧, ੨ : ੪ (143) 


ਪਤ-- ਰ੍ 
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ 
ਨ ਹੋਇ। ” -ਸਿਰੀ ੪, ੭੦, ੧": ੨ (41) 
ਪੁਤ੍ਰ ਪੁੱਤਰ, ਬੇਟਾ 


“ਕਿਆ ਤੂ ਰਤਾ ਦੇਖਿ ਕੈ ਖੁੜ੍ਰ ਕਲਤ੍ਰ ਸੀਗਾਰ। ” 
--ਸਿਰੀ ੫, ੭੧, ੧ : ੧ (42) 

ਹੋਰ ਰੂਪ -- ਖੁੜ੍ਹ- 
“ਅਪਜੰਸ ਮਿਟੰਤ ਸਤ ਖੁੜ੍ਹਹ। ” (ਪੁਤਰ ਦੇ) 
-ਗਾਥਾ ੫, ੧੪ : ੧ (1361) 


ਪੁਤ੍ਰਨ-- ਪੁਤਰਾਂ ਦੇ 
“ਮੇਘ ਰਾਗ ਖੁਝ੍ਹਨ ਕੇ ਨਾਮਾ।” 

-ਰਾਮ ੧ : ੫੮ (1430) 
ਪੁਤ੍ਰਵੰਤੀ-- ਪੁਤਰ ਵਾਲੀ 





"-ਲ-%, ੧੧; % 3 ੪ ੧973 


ਪੁਤ੍ਰਾਂ= ਪੁਤਰਾਂ ਨੇ 
“ਸਿਖਾਂ ਖੁਤ੍ਰਾਂ ਘੇਖਿ ਕੈ ਸਭ ਉਮਤਿ ਵੇਖਹੁ ਜਿ 


ਕਿਓਨੁ।” --ਰਾਮ ਬਸ, ਵਾਰ ੪ : ੮ (1867) 
ਹੋਰ ਰੂਪ - ਪੁੜ੍ਰਿ- 
“ਪੁੜ੍ਰਿ ਕਲਤਿ੍‌ ਮੋਹਿ ਲਪਟਿਆ ਵਣਜਾਰਿਆ 


ਮਿਤ੍ਰਾ ਅੰਤਰਿ ਲਹਰਿ ਲੋਭਾਨੁ ।” 
--ਸਿਰੀ ੫, ਪਹ ੪, ੩ : ੨ (7) 
ਪੁੜ੍ੀ- ।. ਬੇਟੀ, ਲੜਕੀ, ਧੀ 
“ਸਾਇਰ ਕੀ ਪੁੜ੍ਰੀ ਬਿਦਾਰਿ ਗਵਾਈ।” (ਭਾਵ 
ਲਛਮੀ) __--ਗਉ ੩, ਅਸ ੨, ੮ : ੨ (230) 
“ਬੇਦ ਕੀ ਖੁਝ੍ਰੀ ਸਿੰਮ੍ਰਿਤ ਭਾਈ।” 


--ਗਉਂ ਕਬ, ੩੦, ੧:੧(੧29) 


2. ਪੁਤਰਾਂ ਨੇ ਰ 
“ਪੁੜ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ 
ਮੁਰਟੀਐ।” 
-ਰਾਮ ਬਸ, ਵਾਰ ੨ : ੧੦ (967) 
ਪੁਤ੍ਰ -- ਪੁਤਰ, ਬੇਟਾ 
“ਜਿਥੈ ਪੁੜ੍ਹ ਕਲਤ੍ਹਰ ਨ ਬੇਲੀ ਕੋਈ ਤਿਥੈ ਹਰਿ 
ਆਪਿ ਛਡਾਇਦਾ।” 
-ਮਾਰੂ ੫, ਸੋਲਾ ੫, ੧੧ : ੩ (1076) 
ਪੁਨ-- 1. ਫਿਰ 
"ਹਰਨ ਧਰਨ ਖੂਨ ਪੁਨਹ ਕਰਨ। ”” 
-ਰਾਮ ੫, ੫੯, ੧ : ੧ (901) 
2. ਸ਼ੁਭ/ਪਵਿਤਰ ਕਰਮ, ਸ਼ੁਕਰਮ 
ਰ -ਜੈਤ ੫, ਵਾਰ ੧੭ : ੪ (709) 
ਹੋਰ ਰੂਪ -- ਖੁੰਨ-- 


_ “ਪੁੰਨ ਦਾਨ ਚੰਗਿਆਈਆਂ ਬਿਨੁ ਸਚੇ ਕਿਆ 


___ਭਾਸੁ।” --ਸਿਰੀ ੧, ਅਸ ੬, ੧ : ੨ (56) 

ਪੁੰਨ- 1. ਸ਼ੁਭ ਕਰਮ, ਸੁਕਰਮ, ਵੇਖੋ 'ਪੁਨ” (2) 
2. ਸ਼ੁਭ, ਉਤਮ, ਸ਼੍ਰੇਸ਼ਟ 

ਰਤੀ ਚ ਰਚੀ ਐਮ ਮਰਾਡੀ” 

-ਗੂਜ ੩, ਵਾਰ ੧੭ : ੪ (515) 

“ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ।” 

-ਤਿਲੰ ੪, ਅਸ ੨, ੧੦ : ੧ (726) 








ਪੁਨਰਪਿ 





“ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ 
ਪੁੰਨੰ।” _--ਰਾਮ ੧, ਸਿਗੋ ੫੧ : ੨ (943) 
ਪੁਨਹ-- ਫਿਰ, ਬਾਰਬਾਰ, ਮੁੜ ਮੁੜ ਰ੍ 
“ਪਤਿਤ ਅਸੰਖ ਪੁਨੀਤ ਕਰਿ ਖੁਨਹ ਪੁਨਹ 
ਬਲਿਹਾਰ।” ਰ 
-ਗਉਂ ੫, ਛੰਤ ੩, ੧ਸ : ੧ (248) 
ਪੁਨਹਚਰਣਾ-- ਪ੍ਰਾਸਚਿਤ ਕਰਮ, ਜਪ ਹੋਮ ਆਦਿ 
“ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ 
ਕੀ ਤ੍ਰਾਸ ਹਰਾ।” 
-ਰਾਮ ੫, ਛੰਤ ੨, ੨ : ੫ (925) 
ਪੁਨਹਚਰਨ-- ਪਿਛੋਂ ਕੀਤੇ ਕਰਮ, ਪ੍ਰਾਸਚਿਤ ਕਰਮ, 
ਕਿਸੇ ਕੰਮ ਦੀ ਸਫਲਤਾ ਅਥਵਾ 
ਕਿਸੇ ਸਿੱਧੀ ਲਈ ਕੀਤੇ ਕਰਮ 
“ਅਨਿਕ ਪੁਨਹਚਰਨ ਕਰਤ ਨਹੀ ਤਰੈ।” 
-ਗਉ ੫, ਸੁਖ ੨, ੧ : ੭ (264) 
ਹੋਰ ਰੂਪ -- ਪੁਨਹਚਰਨਾ-- 
“ਨਾਮ ਤਤੁ ਕਲਿ ਮਹਿ ਪੁਨਹਚਰਨਾ।” 
--ਗਉ ੫, ਸਲੋ ੨੦ : ੪ (254) 
ਪੁਨਹਚਾਰ-- ਪ੍ਰਾਸਚਿਤ ਕਰਮ--ਜਪ,ਹੋਮ ਆਦਿ 
“ਨਾਨਕ ਉਧਰੇ ਨਾਮ ਪੁਨਹਚਾਰ। ” 
--ਭੈਰ ੫, ੨੫, ੪ : ੩ (1142) 
ਹੋਰ ਰੂਪ -- ਪੁਨਹਚਾਰੁ-- 
“ਅੰਤੁ ਤੰਤੂ ਅਉਖਧੁ ਪੁਨਹਢਾਰੁ। ” 
--ਗਉਂ ੫, ੯੬, ੩ : ੧ (184) 
ਪੁਨਹਿ-- ਫੇਰ, ਮੁੜਕੇ, ਦੁਬਾਰਾ 
“ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ 
ਅੰਮ੍ਰਿਤੁ ਪੀਆਇਆ। ” 
--ਗੂਜ ੧, ਅਸ ੧, ੮ : ੨ (503) 
ਪੁੰਨਹੁ-- ਸ਼ੁਭ ਕਰਮ 
“ਜੇ ਲੋੜਹਿ ਚੰਗਾ ਆਪਣਾ ਕਰਿ ਖੁੰਨਹੁ ਨੀਚੁ 
ਸਦਾਈਐ।” --ਆਸਾ ੧, ਵਾਰ ੫ : ੩ (465) 
ਪੁੰਨਫਲ-- ਸ਼ੁਭ ਕਰਮਾਂ ਦਾ ਫਲ 
ਅਬਿਬੇਕੈ।” _--ਸੋਰ ਰਵਿ, ੩, ੧ : ੧ (658) 
ਪੁਨਰਪਿ-- ਫਿਰ ਮੁੜ ਕੇ, ਦੁਬਾਰਾ 
“ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ 





ਨ ਆਹੀ।”  --ਗਉ ੩, ੩੫, ੪ : ੨ (162) 
ਪੁੰਨੜੀਆ=- ਪੂਰਾ ਹੋਈ 
“ੁਹਲਤਿ ਪੁੰਨੜੀਆ ਕਿਤੁ ਕੂੜਿ ਲੌਭਾਇਆ। 
_ --ਆਸਾ ੫, ਛੰਤ ੧੧, ੧ : ੨ (459) 
ਪੁੰਨਾ-- ਪੁੰਨ ਕਰਕੇ, ਸ਼ੁਭ ਕਰਮ ਵਜੋਂ 
“ਲਖ ਨੋਕੀਆ ਚੰਗਿਆਈਆਂ ਲਖ ਪੂੰਨਾ 
_ ਪਰਵਾਣੁ । '--ਆਸਾ ੧, ਵਾਰ ਦਸ, ੧, ੨ : ੧ (467) 
ਪੁਨਿ- ਫਿਰ 
“ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ 
ਗਰੂ ਪੁਨਿ ਵਾਸੀ।” 
-ਮਾਰੂ ੧, ੧੧, ੫ : ੧ (992) 
ਮੁੰਨਿ- ਉਤਮ ਕਰਮ ਸਦਕਾ 
“ਮਾਣ ਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ 
ਧ੍ਰਿਗੁ ਧ੍ਰਿਗੁ ਬਿਰਥਾ ਜਾਈ। ” 
`__-ਗੂਜ ੪, ੪, ੩ : ੧ (493) 
“ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ।” 
-ਵਡ ੪, ਘੋੜੀ ੧, ੧ : ੨ (575) 
ਹੀ ਪੂਰਨ ਹੁੰਦੇ ਹਨ 
“ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ।” 
--ਗਉ ੫, ਵਾਰ ੩ : ੪ (318) 
2. ਭੈਰਉ ਰਾਗ ਦੀਆਂ ਪੰਜ ਰਾਗਨੀਆਂ ਵਿਚੋਂ 
“ਇਕ” 
“ਪੁੰਨਿਆ ਕੀ ਗਾਵਹਿ ਬੰਗਲੀ।” 
--ਰਾਗ ੧ : ੬ (1429) 
ਪੁੰਨਿ ਪਦਾਰਥੁ-- ਉਤਮ ਵਸਤੂ 





ਪਾਇਆ। ” _ --ਸੋਰ ਭੀਖ, ੨, ੧ : ੧ (659) 

ਪੁਨੀ- । . ਪੂਰੀ ਹੋਣੀ, ਪੁਗੀ 
“ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ 
ਰਾਇ।”” --ਮਾਝ ੫, ਬਾਰਾ ੧੩ : ੫ (136) 
“ਮੁਹਲਤਿ ਪੂਨੀ ਪਾਈ ਭਰੀ ਜਾਨੀਅੜਾ ਘਤਿ 

ਚਲਾਇਆ। ” (ਪੁੱਗੀ) 

--ਵਡ` ੧, ਅਲ ੧, ੧ : ੨ (576) 

2. ਪੁੰਨ/ਸ਼੍ਰੇਸ਼ਟ ਕਰਮ ਕਰਕੇ 
“ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ 
__ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ 
ਖੁਨੀ। _--ਭੈਰ ੫, ੫੭, ੨ : ੨ (1153) 


1556 ਰੰ 


| ਪੁੰਲੁ= ।. 


ਪੁੰਨੀ-- 1. ਪੁੰਨ (ਸ੍ਰੇਸ਼ਟ ਕਰਮ) ਕਰਨ ਵਾਲਾ 
“ਪੁੰਨੀ ਪਾਪੀ ਆਖਣੁ ਨਾਹਿ।” 
ਰ --ਜਪੁ ੧, ੨੦ : ੭ (4) 
2. ਪੁਗੀ, ਪੂਰਨ ਹੋਈ, ਵੇਖੋ ਵੇਖੋ 'ਪੁੰਨੀ' (1) 
-ਸਿਰੀ ੫, ੯੨, ੧ : ੨ (50) 


ਹੋਰ ਰੂਪ -- ਪੁੰਨੀਆ- 
“ਸਿਮਰਿ ਸੁਆਮੀ ਸੁਖਹਗਾਂਮੀ ਇਛ ਸਗਲੀ 
ਪੁੰਨੀਆ। ” (ਪੂਰਨ ਹੋਈ) 
--ਸਿਰੀ ੫. ਛੰਤ ੨, ੪ : ੩ (80) 
ਪੁਨੀਈ-- 
“ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ 
ਇਛ ਪੁਨੀਐ। ” 
-ਸੂਹੀ ੫, ਛੰਤ ੯, ੪ : ੬ (763) 
ਪੁਨੀਤ-- ਪਵਿਤਰ ਰ 


-ਗਉ ੫, 2੭, ੧ : ੨ (178) 
ਹੋਰ ਰੂਪ -- ਪੁੰਨੀਤ-- 
“ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ।” 
-ਸਲੋ ਕਬ, ੧੩੦ : ੨ (1371) 
ਪੁਨੀਤਾ-- 
“ਦਰਸਨਿ ਤੇਰੈ ਭਵਨ ਪੁਨੀਤਾ। ” (ਪਵਿੱਤਰ) 
-ਮਾਝ ੫, ੧੮, ੩ : ੧ (99) 
ਪੁਨੀਤਿ- 
“ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ 
ਨਾਨਕ ਪਤਿਤ ਪੂਨੀਤਿ। ” 
--ਕਾਨ ੪, ੫. ੪: ੨ (1296) 
ਪੁਨੂ-- ਸ਼ੁਭ/ਸ਼੍ਰੇਸ਼ਟ ਕਰਮ 
“ਕਰਿ ਡੰਡਉਤ ਪੁਨੂ ਵਡਾ ਹੇ।” 


-ਗਉ ੪, ਸੋਹ ੪, ੧" : ੨ (13) 


-ਸਿਰੀ ੩, ੪੪, ੧ : ੩ (30) 
ਸ਼ੁਭ ਕਰਮ, ਨੇਕੀ, ਵੇਖੋ 'ਪੁਨੁ” 
“ਇਹੂ ਖੂੰਨੂ ਪਦਾਰਥੁ ਤੇਰਾ।” (ਭਲਾਈ) 


--ਸੋਰੇ ੫, ੬੪, ੪ : ੨ (625) 


1 


2. ਵਡਿਆਈ 
“ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ 
ਕੇਰਾ।” _ --ਗਉ ੪, ੫੦, ੨ : ੩ (167) 





₹$ ੯੫ 


ਪੁੰਨੋ। ” --ਤਿਲੰ ੪, ਅਸ ੨, ੯ : ੨ (725) 
ਪੁੰਨੇ-- ਪੁਗੇ, ਪੂਰੇ ਹੋਏ 

“ਕਾਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ 

ਮਾਏ।” _ --ਵਡ ੧, ਅਲਾ ੧, ੧ : ੪ (579) 


ਪੁਬ-- ਪਹਿਲੇ, ਪਿਛਲੇ ਜਨਮ ਵਿਚ 


“ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ 


ਸੇਵਾ ਕਰੀਆ।” 
--ਸਵ ੪, ਕਲ ੨ : ੨ (1496) 
ਪੁਬਲੀ-- ਪੁਰਬਲੀ, ਪਹਿਲੀ 
“ਪ੍ਰੇਮ ਭਗਤਿ ਪਰਵਾਹ ਪ੍ਰੀਤਿ ਖੁਬਲੀ ਨ ਹੁਟਇ।” 
--ਸਵ ੪, ਕਲ ੮ : ੧ (1397) 
ਪੁਬਿ=- ਪੁਰਬ ਦਿਸ਼ਾ ਵਿਚ 
“ਉਤਰਿ ਦਖਿਣਹਿ ਪੁਬਿ ਅਰੁ ਪਸੂਮਿ ਜੈ ਜੈਕਾਰੁ 
ਜਪੰਥਿ ਨਰਾ।” 
ਪੁਰ-- 1. ਪੂਰਨ, ਭਰਿਆ ਹੋਇਆ 
“ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ 
ਨਾਹਿ ਕੋ ਸਚਾ ਵੇਪਰਵਾਹੁ।” ਰ 
-ਸੂਹੀ ੩, ਵਾਰ ੧੦ਸ, ੧, ੧ : ੬ (766) 
2. ਪੁੜ 


“ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ . 


__ਭਾਰੀ।” --ਰਾਮ ਕਬ, ੨, ੨ : ੧ (969) 

ਪੁਰਈ-- ਪੁਰੀਆਂ, ਨਗਰੀਆਂ, ਵਸਤੀਆਂ 
“ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ 
ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ 

ਪੁਰਈ ਸਭ ਲੋਈ।” ਰ੍ 

--ਬਿਹਾ ੪, ਵਾਰ ੩ : ੫ (549) 

ਪੁਰਸ-- ਪੁਰਸ਼, ਮਨੁੱਖ, ਆਦਮੀ, ਵਿਅਕਤੀ 
“ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਖੁਰਸ 
ਬਹੁਤੇਰੇ। ” --ਰਾਮ ੧, ੪, ੩ : ੧ (877) 
ਪੁਰਸਲਾਤ-- ਮੁਸਲਮਾਨੀ ਮਤਿ ਅਨੁਸਾਰ ਦੋਜ਼ਖ 

ਪੁਲ (ਅ. _ਪੁਲ-ਏਂ-ਸਰਾਤ) 


ਪੁੰਨੇ 1557 ਰ੍ ਘਰ 





--ਸਵੇ ੩, ੧ : ੬ (1392) 





“ਪੁਰਸਲਾਤ ਕਾ ਪੰਥੁ ਦੁਹੇਲਾ। ” 
-ਸੂਹੀ ਰਵਿ, ੧, ੨ : ੩ (793) 
“ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀਆਇ। ” 
--ਸਲੋੇ ਫਰ, ੧ : ੭ (1377) 
ਪੁਰਸਾਈ-- ਪੁਛ 
“ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ” 
(ਮਹਾਨਕੋਸ਼ ਇਸ ਦੇ ਅਰਥ ਮਰਦਾਨਗੀ ਕਰਦਾ 
ਹੈ) --ਆਸਾ ੧, ੩੯, ੨ : ੧ (360) 
ਪੁਰਸਾਦਮਰਾ-- (ਪੁਰਸਾ“ਅਮਰਾ) ਪ੍ਰਮਾਤਮਾ ਤੋਂ 
ਮਾਇਆ ਹੋਈ 
“ਅਥੋਨ ਪੁਰਸਾਦਮਰਾ। ” 


_ --ਧਨਾ ਨਾਮ, 8, ੧" : 2 (693) 


ਪੁਰਸਾਬਿਰਾ-- ਪੁਰਸ਼ ਆਬਰਾ, ਹਰੀ ਪ੍ਰਗਟ ਸੀ 
“ਪਹਿਲ ਪੁਰਸਾਬਿਰਾ। ” ਰ 
-ਧਨਾ ਨਾਮ, ੪, ੧" : ੧ (693) 


ਪੁਰਖ-- ।. ਪੁਰਸ਼, ਹਸਤੀ, ਵਿਅਕਤੀ 
“ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਖੁਰਖ ਸੁਜਾਣ। ” 
--ਸਿਰੀ ੧, ੨੨, ੪ : ੧ (22) 
“ਤੁਮਦਾਤੇ ਤੁਮ ਪੁਰਖ ਬਿਧਾਤਾ।” (ਫਲ ਦਾਤਾ) 
--ਮਾਝ ੫, ੧੮, ੨ : ੧ (99) 
ਕਰਹਿ ਪਰਉਪਕਾਰੀਆ। ” 
--ਗਉ ੪, ਵਾਰ ੨੦ਸ, ੪, ੨ : ੨ (311) 
“ਗੁਰੂ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ 
ਲਹੰਨ੍ਹਿ।” (ਜੀਵ) 
-ਸੂਹੀ ੩, ਅਸ ੪, ੨ : ੧ (757) 
2. ਮਰਦ ਪਤੀ 
“ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ। ” 
-ਮਾਝ ੧, ਵਾਰ ੨੨ : ੧ (148) 
“ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ 
ਨਾਮ ਕੀ ਬਿਧਿ ਨਹੀ ਜਾਣੀ।” 
--ਗਉ ਬੋ, ਫ਼ੰਤ ੪, ੨ : ੧ (245) ` 
“ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ 
ਕੀ ਜੋਈ। ” 
--ਆਸਾ ਕਬ, ੯, ੨ : ੧ (476) 
3. “ਪੂ” ਨਰਕ ਤੋ ਰਖਿਆ ਕਰਨ ਵਾਲੇ, 
-ਪਰਮਾਤਮਾ, ਹਰੀ 


ਪੁਰਖਈਆ 


1558 


ਪੁਰਖੁ 





“ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ 
ਪੁਰਖ ਮੁਰਾਰੇ । ” 
--ਗਉ ੫, ਛੰਤ ੨, ੪ : ੫ (248) 
“ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ 
ਪਾਇਆ।” ਰ 
-ਗਉਂ ੫, ਸੁਖ ੧੬, ੨ : ੧੦ (284) 
“ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਿਗੁਰ 
ਪੁਰਖ ਧਿਆਈਐ। ” (ਸਮਰਥ, ਹਸਤੀ, 
_ ਵਾਹਿਗੁਰੂ) _--ਰਾਮ ੪, ੪, ੨ : ੨ (881) 
4. ਮਰਦਉਪੁਣੇ ਵਾਲੇ, ਨਰ 
“ਪੁਰਖੈ ਸੇਵਹਿ ਸੇ ਖੁਰਖ ਹੋਵਹਿ ਜਿਨੀ ਹਉਮੈ 
ਸਬਦਿ ਜਲਾਈ।” 
ਥ -ਵਡ ੪, ਵਾਰ ੧ਪਸ, ੩, ੨ : ੪ (592) 
ਪੁਰਖਈਆ-- ਹਸਤੀ, ਵੇਖੋ 'ਪੁਰਖ” (1) 
“ਗੁਰਮੁਖ ਅਗਮ ਅਗੋਚਰੁ ਧਿਆਇਆ ਹਉ ਬਲਿ 
ਬਲਿ ਸਤਿਗੁਰ ਸਤਿ ਪੁਰਖਈਆ। ” 


ਕ -ਬਿਲਾ ੪, ਅਸ ੩, ੧ : ੧ (834) 
ਪੁਰਖਹ-- ਪੁਰਖ ਦੀ 
“ਹੋਵਤ ਆਗਿਆ ਭਗਵਾਨ ਖੁਰਖਹ ਨਾਨਕ ਕੀਟੀ 


ਸਾਸ ਅਕਰਖਤੇ। ” --ਸਸ ੫, ੭ : ੩ (1354) 
ਪੁਰਖਨ-- ।. ਪੁਰਖਾਂ, ਹਸਤੀਆਂ ਰ੍ 
“ਬਾਣੀ ਮੰਤੂ ਮਹਾ ਖੁਰਖਨ ਕੀ ਮਨਹਿ ਉਤਾਰਨ 
ਮਾਂਨ ਕਉ।”” --ਸਾਰ ੫, ੨੦, ੨ : ੧ (1208) 
2. ਮਰਦ/ਆਦਮੀ/ ਪੁਰਸ਼ ਲਈ/ ਵਾਸਤੇ 
“ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ 
ਨਾਰੀ।” --ਸਾਰ ਕਬ, ੨, ੪ : ੧ (1252) 
ਪੁਰਖ ਪਤੇ-- ਮਨੁੱਖਾਂ ਦੇ ਪਤੀ(ਮਾਲਕ) 
“ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ।” 
ਰ -ਆਸਾ ੫, ਛੰਤ ੯, ੧ : ੧ (458) 
ਪੁਰਖਾ-- 1. ਵਿਅਕਤੀਆਂ, ਜੀਵਾਂ 
_ “ਸਿਧਾ ਪੁਰਖਾ ਕੀਆ ਵਡਿਆਈਆ। ” 
-ਆਸਾ ੧, ਸੋਦ ੨, ੩ : ੨ (9) 
ਹੋਰ ਰੂਪ -- ਪੁਰਖਾਂ 
“ਮਹਾ ਪੁਰਖਾਂ ਕੀ ਨੰਦਾ ਕਾ ਵੇਖੁ ਜਿ ਤਪੇ ਨੇ 
ਫਲੂ ਲਗਾ ਸਭੁ ਗਇਆ ਤਪੇ ਕਾ 
ਘਾਲਿਆ।” 


--ਗਉ ੪, ਵਾਰ ੩੦ਸ, ੪, ੧ : ੭ (315) 








2. ਪੁਰਖ 
ਅਗਮ ਵਡ ਪੁਰਖਾ। ” 
-ਜੈਤ ੪, ੨, ੪ : ੧ (697) 
3. ਆਦਮੀ, ਮਰਦ 
ਬ੍ਰਹਮ ਗਿਆਨੀ।” 
--ਰਾਮ ੧, ੯, ੩ : ੧ (879) 
4. ਹੇ ਪੁਰਖ, ਹੇ ਮਨੁੱਖ, ਹੇ ਭਲੇ ਪੁਰਸ਼ 


“ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ 
ਚੋਟ ਨ ਖਾਈਐ।” 
-ਰਾਮ ੧, ਸਿਗੋ ੯ : ੩ (939) 
ਪੁਰਖਾਰਥੁ-- ਬਲ 
“ਨਾਨਕ ਕੈ ਮਨਿ ਇਹੁ ਪੁਰਖਾਰਥੁ।” (ਭਾਵ 
ਆਸਰਾ, ਧਰਵਾਸ) 
--ਭੈਰ ੫, ੫੧, ੪ : ੩ (1151) 
ਪੁਰਖਿ-- 1. ਪੁਰਖ ਨੇ 


“ਸਤਿਗੁਰਿ ਖੁਰਖਿ ਮਿਲਾਇਆ ਇਕੋ ਸਜਣੁ 
ਸੋਇ।” --ਸਿਰੀ ੫, ੭੧, ੪ : ੧ (42) 
2. ਹਰਿ/ ਪ੍ਰਭੂ ਨੇ 
“ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ।” 
_ -ਮਾਝ ੧, ਵਾਰ ੨੪ : ੨ (149) 
3. ਸ਼ਕਤੀਮਾਨ ਨੇ, ਸਮਰਥ ਨੇ 
“ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਕੁਮਿਆ 
ਘਰੁ ਛੋਡਿ ਗਇਆ।” 
-ਸੋਰ ੪, ਵਾਰ ੨੭ਸ, ੪, ੨ : ੧ (653) 
ਵੇਦਾਵੈ। ” --ਮਾਰੂ ੫, ਵਾਰ ੯ : ੮ (1097) 
ਪੁਰਖੀ-- ਵਿਅਕਤੀਆਂ, ਮਨੁੱਖਾਂ, ਜੀਆਂ 
“ਜਿਨੀ ਖੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ 
ਚਾਰਿ।” -ਸਿਰੀ ੩, ੫੩, ੧ : ੧ (34) 


| ਖੁਰਖੁ-- ਜੋ ਹਰ ਸਰੀਰ ਵਿਚ ਵਿਆਪਕ ਹੈ, 


ਪਰਮਾਤਮਾ 

ਅਗਮਾ ਅਗਮ ਅਪਾਰਾ।” 
-ਆਸਾ ੪, ਸੋਖੁ ੧, ੧: ੧(10) 

“ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ।” 


--ਗੂਜ ੫, ਵਾਰ ੧ : ੧ (518) 





(ਹਰਿ, ਪ੍ਰਭੂ) 
2. ਸਮਰਥ 
“ਜਿਸੁ ਸਤਿਗੁਰੂ ਪੁਰਖੁ ਨ ਭੇਟਿਓ ਸੁ ਭਉ ਜਲਿ 
ਪਚੈ ਪਚਾਇ।” 
--ਸਿਰੀ ੧, ੨੨, ੩ : ੨ (22) 


“ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ 


ਮੁਠੇ ਅੰਹਕਾਰਿ। ” 
--ਸਿਰੀ ੩, ੫੩, ੧ : ੨ (34) 
4. ਪਤੀ 
“ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ 
ਪਾਇਆ ਪੁਰਖੁ ਅਨੰਦੀ। ” 
--ਸਿਰੀ ੪, ਛੰਤ ੧, ੩ : ੫ (78) 
ਨਿਰੰਤਰ ਰਵਿ ਰਹਿਆ। ” 
-ਆਸਾ-੧, ੭, ੨ : ੨ (350) 
5. ਵਿਅਕਤੀ, ਜਨ, ਪੁਰਸ਼, ਮਨੁੱਖ 
“ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁ 
ਜਾਨੁ।” --ਮਾਝ ੫, ਬਾਰ ੧੨ : ੭ (136) 
“ਸੋਈ ਪੁਰਖੁ ਜਪੈ ਭਗਵਾਨ।” 
--ਗਉ ੫, ੯੭, ੪ : ੨ (185) 


“ਜੀਵਨ ਪੁਰਖੁ ਮਿਲਿਆ ਹਰਿ ਰਾਇਆ।” 


(ਹਸਤੀ) --ਗਉ ੫, ੧੧੭, ੪ : ੧ (189) 
6. ਮਰਦ, ਸੂਰਮਾ, ਬਹਾਦਰ 
“ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ 
ਬਿਖੁ ਮਾਰਿਆ।” 
--ਗਉ ੪, ਵਾਰ ੧੭ : ੨ (310) 
7. ਆਦਮੀ, ਇਸਤ੍ਰੀ ਦੇ ਉਲਟ ਮਰਦ 
“ਕਉਨ ਕੋ ਪੁਰਖੁ ਕਉਨ ਕੀ ਨਾਰੀ।” 
--ਗਉ ਕਬ, ਅਸ ੩੯, ੨ : ੧ (331) 


--ਸੋਰ ੪, ੭, ੪ : ੧ (607) 
_ ਪੁਰਥੈ-- ।. ਪੁਰਸ਼, ਵਿਅਕਤੀ, ਮਰਦ 
“ਪਿਰੁ ਛੋਡਿਆ ਘਰਿ ਆਪਣਾ ਪਰ ਖੁਰਥੈ ਨਾਲਿ 
ਪਿਆਰੁ। ” 
--ਸਿਰੀ ੪, ਵਾਰ ੧੭ਸ, ੩, ੧: ੨ (89) 


1559 





“ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ 
ਆਵਣ ਜਾਨੀ।” (ਪੁਰਖ ਨੂੰ) 
--ਸਾਰ ੪, ੫, ੨ : ੨ (1199) 
2. ਸੁਰਮਾ, ਮਰਦਉਪੁਣੇ ਵਾਲਾ 
“ਪੁਰਥੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ 
ਸਬਦਿ ਜਲਾਈ।” 
--ਵਡ ੪, ਵਾਰ ੧੫ਸ, ੩, ੨ : ੪ (592) 
3. ਪ੍ਰਮਾਤਮਾ 
“ਪੁਰਥੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ 
ਕਉ ਕਿਰਪਾ ਭਈ ਤੁਮਾਰੀ।” 
--ਸੋਰ ੪, 2, ੪ : ੧ (607) 
4. ਆਦਮੀ, ਮਰਦ, ਇਸਤ੍ਰੀ ਦੇ ਵਿਪ੍ਰੀਤ 
“ਇਸਤਰੀ ਪੁਰਥੈ ਖਟਿਐ ਭਾਉ।” 
--ਰਾਮ ੩, ੧੧ਸ, ੧, ੧ : ੩ (951) 
“ਇਸਤਰੀ ਖੁਰਥੈ ਬਹੁ ਪ੍ਰੀਤਿ ਮਿਲਿ ਮੋਹੁ 
ਵਧਾਇਆ।” 
--ਸਾਰ ੪, ਵਾਰ ੩੨ : ੧ (1249) 
5. ਗੁਰੂ ਪੁਰਖ ਨੇ 
“ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ 
ਮਿਲਾਇ।” 
--ਮਲਾ ੩, ਅਸ ੧, ੪ : ੨ (1276) 
ਪੁਰਖੋ-- ਪੁਰਖ, ਸ਼ਕਤੀਮਾਲ 
“ਪੁਰਖੋ ਬਿਧਾਤਾ ਏਕੁ ਸੀਧਰੁ ਕਿਉ ਮਿਲਹ ਤੁਝੈ 
ਉਡੀਣੀਆ। ” 
-ਗਉ ੫, ਛੰਤ ੧, ੧ : ੩ (247) 
ਪੁਰਖੋਤਮ-- ਉਤਮ ਪੁਰਖ ਦਾ, ਹਰਿ/ਵਾਹਿਗੁਰੂ 
ਦਾ 
“ਐਸੇ ਗਿਆਨ ਪ੍ਰਗਟਿਆ ਖੁਰਖੋਤਮ ਕਹੁ ਕਬੀਰ 
ਰੰਗਿ ਰਾਤਾ।” --ਸਿਰੀ ਕਬ, ੩, ੪ : ੧ (92) 


-ਸਸ ੫, ੨% : ੧ (1356) 


“ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ 
ਬਿਨਸੇ ਦਾਲਦ ਦਲਘਾ। ” 
-ਸੂਹੀ ੪, ੨, ੧ : ੧ (731) 
ਪੁਰਖੋਤਮੋ-- 


"ਪਰਮ ਜੋਤਿ ਖੁਰਖੋਤਮੋ ਜਾ ਕੈ ਰੇਖ ਨ ਰੂਪ।” 
(ਉਤਮੁ ਪੁਰਖ ਭਾਵ ਪ੍ਰਮਾਤਮਾ ਦੀ) 
-ਬਿਲਾ ਕਬ, ੧੦, ੧ : ੨ (857) 
ਪੁਰਜਾ-- (ਫਾ. ਪੁਰਜ਼ਾ) ਟੁਕੜਾ, ਖੰਡ 
"ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੇੈ ਖੇਤੁ।” 
-ਮਾਰੂ ਕਬ, ੧੦, ੨ : ੨ (1105) 


ਤਬ ਤਿਸ 





5 ਬੰਥ ਭਰਾਈਨੇ ਉਦੰਕ ਰਜ ਜਰ 
ਪੁਰੰਦਰੀਏ । ” 
_(ਪਤੀ, ਪੁਤਰ, ਕੰਨਿਆ ਆਦਿ ਨਾਲ ਪੂਰੀ 


ਇਸਤ੍ਰੀ ਮਹਾਨਕੋਸ) 


--ਰੇਮ ਨਾਮ, ੧, ੨ : ੧ (972). 


ਪੁਰਬ-- 1. ਪਿਛਲੀ, ਪਹਿਲੀ, ਪੂਰਬਲੀ 
“ਤਿਸੁ ਮਿਲਿਆ ਜਿਸੁ ਪੁਰਬ ਕਮਾਈ।” 
ਰ -ਮਾਝ ੫, ੪੮, ੨ : ੨ (108) 
“ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ 
ਲਹਣਾ। ” (ਪਹਿਲਾਂ ਦੇ ਲਿਖੇ ਭਾਵ ਭਾਗਾਂ 
ਅਨੁਸਾਰ) __--ਆਸਾ ੫, ੧੮, ੪ : ੧ (375) 
2. ਸ਼ੁਭ ਅਵਸਰ( ਦਸ ਪੁਰਬ ਜਦੋ' ਪਰੰਪਰਕ ਤੌਰ 
ਤੇ ਇਸਨਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ) 
ਉਹ ਹਨ : ਅੱਠੇ, ਚੌਂਦੇ, ਮਸਿਆ, ਸੰਗਰਾਂਦ, 
ਪੂਰਨਮਾਸ਼ੀ, ਉਤਰਾਇਣ, ਦਖਣਾਇਣ, ਵਯ 
ਤਿਪਾਤ, ਚੰਨ ਤੇ ਸੂਰਜ ਦੇ ਗ੍ਰਹਿਣ) 
“ਗੁਰ ਗਿਆਨ ਸਾਚਾ ਥਾਨੁ ਤੀਰਥੁ ਦਸ ਪੂਰਬ 
ਸਦਾ ਦਸਾਹਰਾ।” 
___ -ਧਨਾਂ ੧, ਛੰਤ ੧, ੧ : ੩ (687) 


ਪੁਰਬਾਇਆ-- ਪੁਰਬ (ਸੁਭ ਅਵਸਰ) ਹੋ ਜਾਂਦੇ 


ਹਨ ਭਾਵ ਤੀਰਥਾਂ ਦਾ ਫਲ ਪ੍ਰਾਪਤ 
ਹੋ ਜਾਂਦਾ ਹੈ 
“ਨਾਮੁ ਲੈਤ ਸਗਲ ਪੁਰਬਾਇਆ। ” 
--ਭੈਰ ੫, ੨੫, ੧ : ੩ (1142) 
ਪੁਰਬਾਣਿਆ-- ਪੁਰਬਾਂ ਦਾ, ਸ਼ੁਭ ਅਵਸਰਾਂ ਦਾ 
“ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ। ” 
_ "ਮੇਲਾ . ਵਾਰ ੧ : ੬ (1279) 
ਪਰਬਿ-- ਪਹਿਲਾਂ 


“ਜਸ ਜਹ ਬਿ ਨੇ ਬਇਆ 


1560 











--ਗਉ ੪, ਵਾਰ ੧੬ਸ, ੪, ੧ : ੭ (309) 
“ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ 
ਕੋਈ।” ` (ਪਿਛਲੀ, ਪਹਿਲਾਂ ਦੀ) 
ਵੱਡ ੩ੋ, ਛੰਤ ੬, ੨ : ੩ (571) 
“ਮਿਲਿ ਸੰਗਿ ਸਹੇ ਦਮ ਮਰ ਰਸ 
ਪਾਇਆ। ” (ਪਹਿਲਾਂ ਦਾ ਭਾਵ ਧੁਰ ਦਾ) 
-ਮਲਾ ੫, ਛੰਤ ੧, ੪ : ੫ (1278) 
ਪੁਰਬੀ-- 1. ਪੁਰਬਾਂ, ਖਾਸ ਤਿਉਹਾਰਾਂ ਅਥਵਾ 
ਸ਼ੁਭ ਅਵਸਰਾਂ ਤੇ 
“ਪੂਰਬੀ ਨਾਵੈ ਵਰਨਾਂ ਕੀ ਦਾਤਿ।” 
-ਬਸੰ ੧, ੩, ੨ : : ੩ (1169) 
2. ਤਿਉਹਾਰਾਂ ਦੇ ਮੇਲੇ 
“ਅਠਸਨਿ ਤੀਰਥ ਦੇਵੀ ਥਾਪੇ ਪੁਰਬੀ ਲਗੈ _ 
ਬਾਣੀ।” 
-ਮਾਝ ੧, ਵਾਰ ੨੬ਸ, ੧, ੧ : ੧੫ (150) 
ਪੁਰਬੁ-- ।. ਮਹਾਤਮ, ਵਡਿਆਈ 
"ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ 
ਰਵੰਤਾ ।” -ਸੋਰ ੧, ੪, ੩: ੨(596) - 
“ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰੁ ਪੁਰਬੁ 
ਹੋਆ।” _--ਤੁਖਾ ੪, ਛੰਤ ੪, ੩ : ੧ (1116) 
2. ਸ਼ੁਭ ਅਵਸਰ, ਤਿਉਹਾਰ 
`ਨਾਵਣੁ ਖੂਰਬੁ ਅਭੀਚੁ ਗੁਰ- ਸਤਿਗੁਰ ਦਰਸੁ 


ਭਇਆ।” 
`ਤੁਖਾ ੪, ਛੰਤ ੪, ੧ : ੧ (1116) 
ਪੁਰਬੇ-- ਪਿਛਲਾ, ਪੁਰਬਲਾ 
“ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰਿ ਮਿਲੇ ਚਿਰੀ 
ਵਿਛੁੰਨਿਆ।” 


-ਸਿਰੀ ੫, ਛੰਤ ੨, ੪ : ੪ (80) 
ਪੁਰਾਇਨਿ-- ਚੌਪਤੀ, ਜਲ ਉਪਰ ਫੈਲਣ ਵਾਲੀ 
ਇਕ ਸਬਜੀ 
“ਜਲ ਪੁਰਾਇਨਿ ਰਸ ਕਮਲ ਪਰੀਖ।” 
ਰ੍ -ਗਉ ੧, ੫, ੩ : ੩ (152) 
ਪੁਰਾਈ-- ਪੂਰੀ ਕੀਤੀ, ਪੁਗਾਈ 
“ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ 
ਦੀਆ ਮੇਰੇ ਮਨ ਕੀ ਆਸ ਪੁਰਾਈ। ” 
--ਵਡ ੪, ਵਾਰ ੫ : ੫ (588) 


ਹੋਰ ਚੂਪ -- ਪੁਰਾਈਆ-- 


1561 





“ਹਉ ਸੁਤੀ ਹੋਇ ਅਚਿੰਤ ਮਨਿ ਆਸ 
ਪੁਰਾਈਆ।” (ਪੂਰੀ ਹੋਈ) 


-ਫੁਨ ੫, ੪ : ੩ (1362) 


(ਪੂਰੀ ਕਰਨੀ ਚਾਹੀਦੀ ਹੈ ਪੂਰੀ ਕਰੋਂ) 
-ਫੁਨ ੫, ੫ : ੧ (1362) 
ਪੁਰਾਣ-- 1. ਹਿੰਦੂਆਂ ਦੇ ਧਾਰਮਿਕ ਗ੍ਰੰਥ, ਪ੍ਰਸਿੱਧ 
18`ਹਨ 
“ਆਖਿਹ ਵੇਦ ਪਾਠ ਪੁਰਾਣ ।” 
-ਜਪੁ ੧, ੨੬ : ੧੧ (5) 
2. ਪ੍ਰਾਚੀਨ ਪ੍ਰਸੰਗ ਤੇ ਇਤਿਹਾਸ 
“ਪੋਥੀ ਖੁਰਾਣ ਕਮਾਈਐ।” 
-ਸਿਰੀ ੧, ੩੩, ੨ : ੧ (25) 
ਪੁਰਾਣਾ-- 1. ਬੋਲਾ, ਕੰਮਜੋਰ 
“ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ।” 
-ਸਿਰੀ ੧, ੨੪, ੧" : ੨ (23) 
“ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ।” 
-ਆਸਾ ੧, ਵਾਰ ੧੫ਸ, ੧, ੨ : ੫ (471) 
ਹੋਰ ਰੂਪ -- ਪੁਰਾਣੀ-- 
“ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ। ” 
(ਬੋਧੀ,ਕੰਮਜ਼ੋਰ) 
-ਮਾਰੂ ੧, ਸੋਲ ੬, ੫ : ੨ (1025) 
2. ਹਿੰਦੂਆਂ ਦੇ ਧਾਰਮਿਕ ਗ੍ਰੰਥ 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ 
ਵੇਦ ਦਸ ਅਸਟ ਪੁਰਾਣਾ।” 
--ਸਿਰੀ ੪, ਵਾਰ ੪ : ੧ (84) 
ਹੋਰ ਰੂਪ -- ਪੁਰਾਣੀ -- 
ਪੁਰਾਣੀ ਗਾਇਆ। ” (ਪੁਰਾਣਾਂ ਦੁਆਰਾ) 
-ਸੂਹੀ ੫, ੧੦, ੧ : ੫ (783) 





ਪੁਰਾਣੂ- 
“ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ 
ਪੁਰਾਣੂ। ` --ਜਪੁ ੧, ੨੧ : ੧੧ (40). 


ਪੁਰਾਤਨ-- ਪੁਰਾਣੀ, ਪ੍ਰਾਚੀਨ 
“ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ।” 


-ਬਿਲਾ ੫, ੫੬, ੩ : ੧ (815) 





ਹੋਰ ਰੂਪ -- ਪੁਰਾਤਨੁ-- 
_ “ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ 
ਹਰਿ ਦੇਵਾ।” (ਪੁਰਾਣੇ ਸਮੇਂ) 
-ਸਾਰ ੫, ੭੫, ੨ : ੧ (1219) 
1. ਹਿੰਦੂਆਂ ਦੇ ਧਾਰਮਕ ਗ੍ਰੰਥ, ਵੇਖੋ 
“ਪੁਰਾਣ” 
“ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ 
ਹਰਿ ਗੁਨ ਗਾਵੈ ।” 
--ਗਉ ੮, ੬, ੧" 
ਹੋਰ ਰੂਪ -- ਪੁਰਾਨਾ-- 
“ਅਖਰ ਸਾਸਤੁ੍‌ ਸਿੰਮ੍ਰਿਤਿ ਖੁਰਾਨਾ। ” 
-ਗਉ ੫, ਬਾਅ ੫੪ : ੩ (261) 
2. ਪੁਰਾਣਾ, ਪਹਿਲਾਂ ਤੋਂ 
“ਹਰਿ ਹਰਿ ਰਸੂ ਪਾਇਆ ਗੁਰਮਤਿ ਹਰਿ 
ਧਿਆਇਆ ਧੂਰਿ ਮਸਤਕ ਭਾਗ ਖੁਚਾਲ 
ਜੀਉ।” 
--ਆਸਾ ੪, ਛੱਤ ੧੨, ੧ : ੨ (446) 
ਪੁਰਾਨਾ- ।. ਹਿੰਦੂਆਂ ਦੇ ਧਾਰਮਿਕ ਗ੍ਰੰਥ, ਵੇਖੋ 
“ਪੁਰਾਨ” (1) 
ਹੋਰ ਰੂਪ -- ਪੁਰਾਨਾਂ -- 
“ਜਬ ਤੁਮ ਸੁਨਿ ਲੇ ਬੇਦ ਪੁਰਾਲਾਂ। ” 
-ਆਸਾ ਕਬ, ੩੬, ੧ : ੧ (484) 


ਪੁਰਾਨ-- 


: ੨ (220) 


ਪੁਰਾਨੂ- 
“ਤੈ ਨਰ ਕਿਆ ਖੁਰਾਨੁ ਸੁਨਿ ਕੀਨਾ।” 
--ਸਾਰ ਪਰ, ੧, ੧ : ੧ (1253) 


-ਆਸਾ ਕਬ, ੨੮, ੨ : ੨ (463) 
3. ਪੁਰਬਲਾ, ਪਹਿਲਾ, ਵੇਖੋ “ਪੁਰਾਨ” (2) ਰ੍ 
“ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ 
ਭਾਗ ਪੁਰਾਨਾ। ” ਰ੍ 
੍ --ਜੈਤ ੪, ੩, ੩ : ੧ (697) 
ਪੁਰਾਬ-- ਪੁਰ“ ਆਬ, ਪਾਣੀ ਨਾਲ ਭਰਿਆ (ਫਾ. 
ਪੁਰ“ ਆਬ) 
“ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ। ” 


_-ਮਲਾ ੧, ਵਾਰ ੨੭ਸ, ੧, ੨ : ੫ (1291) 


ਪੁਰਿ- ।. ਪੁਰੀ 
“ਸਾਚਾ ਵਾਸਾ ਪੂਰਿ ਗਗਨੰਦਰਿ।” 
-ਮਾਰੂ ੧, ਸੋਲਾ ੧੩, ੧ : ੨ (1033) 
2. ਪੂਰਨ ਕਰਕੇ 
“ਪੁਰਿ ਕਰਿ ਕਾਇਆ ਕਪੜੁ ਪਹਿਰਾ ਧੋਵਾ 
ਸਦਾ ਕਾਰਿ।” 
-ਮਾਝ ੧, ਵਾਰ ੪ਸ, ੧, ੧ : ੩ (139) 
ਪੁਰਿਵਨ- ਚੌਪਤੀ, ਪਾਣੀ ਵਿਚ ਉਗਦੇ ਇਕ ਬੂਟੇ 
ਦੇ ਪਤੇ 
“ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ।” 
-ਬਿਲਾ ਕਬ, ੧੦, ੨ : ੨ (857) 
ਪੁਰੀ-- 1. ਨਗਰੀ 
“ਸਿਵ ਪੁਰੀ ਬ੍ਰਹਮ ਇੰਦਰ ਪੁਰੀ ਨਿਹਚਲੁ ਕੋ ਥਾਉ 
ਨਾਹਿ।” __--ਗਉ ੫, ੧੫੮", ੩ : ੧ (214) 
ਹੋਰ ਰੂਪ -- ਪੁਰੀਆ-- 
ਭਾਰ।”” (ਦੇਸਾਂ ਨੂੰ ਆਪਣੇ ਵਸ ਕਰ ਲਵਾਂ) 
੧੫ ੧. % 2 ੩ 110 
“ਨਾਮ ਦੇ ਧਾਰੇ ਪੁਰੀਆ ਸਭ ਭਵਨ। ” 
-ਗਉ ੫, ਸੁਖ ੧੬, ੫ : ੭ (284) 
2. ਦੁਆਰਕਾ ਪੁਰੀ 
“ਕਾਸੀ ਕਾਂਤੀ ਪੁਰੀ ਦੁਆਰਾ।” 
-ਮਾਰੂ ੧, ਸੋਲਾ ੨, ੯ : ੨ (1022) 
ਪੁਰੀਆ-- 1. ਲੋਕ, ਵੇਖੋ 'ਪੁਰੀ” (1) 
2. ਪੁਰੀ, ਸੰਪੂਰਨ 


“ਗਜ ਨਵ ਗਜ ਦੇਸ ਗਜ ਇਕੀਸ ਪੁਰੀਆ 


ਏਕ ਤਨਾਈ। ” 
--ਗਉਂ ਕਬ, ੫੪, ੧ : ੧ (335) 
3. ਨਲੀਆਂ 
“ਛੂਟੇ ਕੂੰਡੇ ਭੀਗੈ ਪੁਰੀਆ ਰੇ ਜੁਲਾਹੋ 
ਰੀਸਾਈ।” 
--ਗਉ ਕਬ, ੫੪, ੩ : ੨ (335) 


4. ਪੁੜੀ 


“ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ।” | 


-ਸਲੋ ਕਬ, ੧੭੮ : ੧ (1374) 
ਪੁਰੀਈ-- ਪੁਰੀਆਂ ਵਿਚ 
“ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ 


1562 





ਲਾਈ ਹੇ। ”--ਮਾਰੂ ੧, ਸੋਲਾ ੩, ੧੦ : ੩ (1023) 
ਪੁਰੀਏ-- ਪੁਰੀ/(ਬ੍ਰਹਮੰਡ) ਵਿਚ 
“ਪਹਿਲ ਪੁਰੀਏ ਪੁੰਡਰਕ ਵਨਾ।” 
-ਧਨਾ ਨਾਮ, ੪, ੧ : ੧ (693) 
ਪੁਰੂ- ।. ਭਰਿਆ ਹੋਇਆ, ਪੂਰਾ, ਮੁਕੰਮਲ 
“ਚਾਲੀਸੀ ਖੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕਾ 
ਬੋਢੇਪਾ ਆਵੈ।” 

-ਮਾਂਝ ੧, ਵਾਰ ੧ਸ, ੧, ੩ : ੨ (136) 
“ਤੂੰ ਪੁਰੁ ਸਾਗਰੁ ਮਾਣਕ ਹੀਰੁ।” 
“ਆਸਾਂ ੧ , ਅਸ ੩, ੫ : ੧ (412) 





| ਪੁਚੈਨ-- ਚੌਪਤੀ 


“ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ 
ਜਨਮੇ ਜਗਿ ਓਇ।” 

-ਬਿਲਾ ਰਵਿ, ੨, ੩ : ੨ (858) 
ਪੁੜ-- ਚੱਕੀ ਦੇ ਹੇਠਲਾ ਤੇ ਉਪਰਲਾ ਪੱਥਰ 
“ਦੁਇ ਖੁੜ ਚਕੀ ਜੋੜਿ ਕੈ ਪੀਸਣ ਆਇ ਬਹਿਨੁ।” 

--ਮਾਝ ੧, ਵਾਰ ੧੧ਸ, ੧, ੧ : ੩ (142) 
ਅੰਧਾਰੋ।” (ਭਾਵ ਜ਼ਮੀਨ ਅਸਮਾਂਨ) 
--ਵਡ ੧, ਅਲਾ ੩, ੧ : ੩ (580) 
ਹੋਰ ਰੂਪ -- ਪੁੜੁ- 
“ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ 
ਚਉਬਾਰਾ।” --ਸੋਰ ੧, ੪, ੧ : ੧ (596) 


-ਮਾਰੂ ੧, ਅਸ ੭, ੩ : ੧ (1013) 
ਹੋਰ ਰੂਪ -- ਪੂੰਅਰ-- 
“ਪੂੰਅਰ ਤਾਪ ਗੇਰੀ ਕੇ ਬਸਤ੍ਰਾ।” 
-ਪ੍ਭਾ ੫, ਅਸ ੨, ੪ : ੧ (1348) 
ਪੂਕਾਰ-- 1. ਪੁਕਾਰ, ਕੂਕ ਕੂਕ ਕੇ- ਸ਼ਿਕਾਇਤ 
ਕਰਨੀ, ਦੁਖ ਭਰਿਆ ਚੀਕ ਚਹਾੜਾ, 
ਫਰਿਆਦ 
“ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ 
ਖੂਕਾਰ । -ਸਿਰੀ ੩, ੩੬, ੫ : ੧ (27) 
“ਜਮ ਦਰਿਬਾਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ।” _ 


--ਸਿਰੀ ੩, ਅਸ ੨੫, ੫ : ੨ (69) 


ਪੂਕਾਰੰਤਾ 1563 





ਪੂਕਾਰ ।” -ਮਲਾ ੩, ੩, ੩ : ੩ (1258) 
2. ਉਚੀ ਉਚੀ ਪੜ੍ਹ ਕੇ ਸੁਣਾਉਣਾ 
“ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ 
_ ਪੂਕਾਰ। -ਸਿਰੀ ੩, ੪੩, ੩ : ੨ (30) 
ਪੁਕਾਰੰਤਾ-- ਪੁਕਾਰਦਾ, ਫਰਿਆਦ ਕਰਦਾ, ਚੀਕ 
ਚਹਾੜਾ ਪਾਂਦਾ ਰਹਿੰਦਾ 
“ਪੂਕਾਰੰਤਾ ਅਜਾਣੰਤਾ। ” 
__--ਸਾਰ ੪, ਵਾਰ ੧੩ਸ, ੧, ੧ : ੨ (1242) 
ਪੂਕਾਰਦਾ-- ਚੀਕਦਾ ਭਾਵ ਲੋਚਦਾ 
“ਬਾਬੀਹਾ ਜਿਸ ਨੌ ਤੂ ਖੂਕਾਰਦਾ ਤਿਸ ਨੌ ਲੋਚੈ ਸਭੁ 
ਕੋਇ।” 
--ਮਲਾ ੧, ਵਾਰ ੭ਸ, ੩, ੧ : ੧ (1281) 
ਪੂਕਾਰਨ-- ਸ਼ਿਕਾਇਤ (ਫਰਿਆਦ) ਕਰਨ 
__ “ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ 
ਤਾ ਕੋ ਮਾਰੈ।” 
-ਸਾਰ ੫, ੬੮, ੧" : ੨ (1217) 
ਪੂਕਾਰਾ-- ਪੁਕਾਰ, ਦੁਖ ਭਰੀ ਸ਼ਿਕਾਇਤ,ਚੀਕ 
“ਜਮਖਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਖੂਕਾਰਾ। ” 
-ਗੂਜ ੩, ਵਾਰ ੧੨ : ੪ (513) 
ਪੂਕਾਰੇ-- ਉਚੀ ਉਚੀ ਕੂਕ ਕੇ ਕਹਿਣਾ 
“ਸਾਸਤ੍ਰ ਸਿਮ੍ਰਿਤਿ ਬੇਦ ਖੂਕਾਰੇ। ” 
-ਗਉ ੫, ਬਾਅ ੪੮ : ੨ (260) 
ਪੂੰਗਰਾ=- ਪੁੱਤਰ, ਬੱਚਾ 
_ “ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ 
ਹਮਾਰੇ ।” ਰ 
-ਪ੍ਭਾ ਕਬ, ੨, ੫ : ੨ (1349) 
ਮੂੰਗੜਾ-- ਪੁੱਤਰ 
“ਨ ਹਉ ਤੇਰਾ ਖੂੰਗੜਾ'ਨ ਤੂ ਮੇਰੀ ਮਾਇ।” 


--ਭੈਰ ਨਾਮ, ੧੦, ੭ : ੧ (1165) 


ਘੂਛੰ=- ।. ਪੁਛ, ਪੁਛਣਾ, ਪੁਛਪਾਛ 
“ਆਗੈ ਖੂਛ ਨ ਹੋਵਈ ਜਿਸੁ ਬੇਲੀ ਗੁਰੂ ਕਰਤਾਰੁ। ” 
-`ਸਿਰੀ ੧, ਅਸ ੧੫, ੨ : ੨ (62) 
“ਸੁਆਨ ਖੂਛ ਜਿਉ ਹੋਇ ਨ ਸੂਧੋ ਕਹਿਓ ਨ 
ਕਾਂਨ ਧਰੈ।” --ਦੇਵ ੯, ੧, ੨ : ੧ (536) 


“ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ 
ਪੂਛਉ ਜਾਇ। ”-ਸਿਰੀ ੩, ੫੪, ੧ : ੧ (34) 
ਬੀਚਾਰੋ।” (ਪੁਛਦਾ ਹਾਂ) 
-ਰਾਮ ੧, ਸਿਗੋ ੬ : ੧ (938) 
ਹੋਰ ਰੂਪ -- ਪੂਛਉਗੀ-- 


ਤੇ ਉਦਮ 


-ਆਸਾ ਕਬ, ੨੬, ੧" 
ਪੂਛਹ-- ਪੁਛਦੇ ਹਾਂ 
“ਹਮ ਪੂਛਹ ਹਮ ਖੂਛਹ ਸਤਿਗੁਰ ਪਾਸਿ ਬੇਨੰਤੀ।” 
-ਵੱਡ ੪, ਛੰਤ ੪, ੧ : ੨ (574) 
ਹੋਰ ਰੂਪ -- ਪੂਛਹੁ-- 
“ਪੜਿਐ ਮੈਲੂ ਨ ਉਤਰੇ ਪੂਛਹੁ ਗਿਆਨੀਆ 
ਜਾਇ।”” (ਪੁਛ ਲਵੋ) 
--ਸਿਰੀ ੩, ੬੪, ੧ : ੪ (39) 
“ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ 
ਹੇ।? (ਪੁਛੋ) 
-ਆਸਾ ੧, ੩, ੧" 
ਪੂੰਛਟ-- ਪੂਛ, ਦੰਮ 
“ਤੇਰੀ ਪੂੰਛਣ ਊਪਰਿ ਝਮਕ ਬਾਲ।” 
-ਬਸੰ ਕਬ, ੧, ੧ : ੨ (1196) 
ਪੂਛਤ-- ਪੁਛਦਾ ਹੈ 
"ਤਬ ਚਿਤ੍ਰ ਗੁਪਤ ਕਿਸੁ ਖੂਛਤ ਲੇਖਾ ।” 
--ਗਉ ੫, ਸੁਖ ੨੧, ੩ : ੬ (291) 
“ਗੁਰਬਰਣ ਲਾਗਿ ਹਮ ਬਿਨਵਤਾ ਪੂਛਤ ਕਹ 
ਜੀਉ ਪਾਇਆ।” (ਪੁਛਦਾ ਹਾਂ) 
-ਆਸਾ ਕਬ, ੧, ੧ : ੧ (475) 
ਹੋਰ ਰੂਪ -- ਪੂਛਤਾ-- 
“ਹਮ ਰੁਲਤੈ ਫਿਰਤੇ ਕੋਈ ਬਾਤ ਨ ਖੂਛੜਾ 
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।” 
--ਗਉ ੪, ੪੯, ੪ : ੨ (167) 


: ੨ (482) 


: ੧ (349) 


ਪੂਛਾਂ-- ਪੁਛਾਂ 


ਪੂਛਿ 


ਸਾਂਝੀ ਹਰਿ ਗੁਣ ਗਾਵਾਂ।” 
--ਵੰਡ ੪, ੩, ੫ : ੨ (562) 
ਪੂਛਿ-- ।. ਪੁਛ ਕੇ 
“ਮੈ ਆਪਣਾ ਗੁਰੁ ਖੂਛਿ ਦੇਖਿਆ ਅਵਰੁ ਨਾਹੀ 
ਥਾਉ ।” -ਸਿਰੀ ੧, ੧, ੧" 
“ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਖੂਛਿ ਨ 
ਕਿਸੇ ਕਰੈ ਬੀਚਾਰਿ।” 


-ਭੈਰ ੪, ੫, ੪ : ੧ (1135) 





2. ਘੂਛਲ, ਪੂਛ 
“ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ 


ਖੂਛਿ ਜਿਉ ਰੇ।” 


ਪੂਛਿਆ-- ਪੁਛਿਆ 
“ਹੈ ਗੁਰੂ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ।” 
--ਆਸਾ ੧, ਛੰਤ ੫, % 2 ੨ (439) 
ਪੂਛਿਲੇ-- ਪੁਛਣ ਲਗੀ 
“ਪਾੜ ਪੜੋਸਣਿ ਖੂਛਿਲੇ ਨਾਮਾ ਕਾ ਪਹਿ ਛਾਨਿ 
ਛਵਾਈ ਹੋ।” --ਸੋਰ ਨਾਮ, ੨, ੧ : ੧ (657) 


ਪੂਛੀਐ-- ਪੁਛੀਏ 


-ਮਾਰੂ ੧, ੪, ੪ : ੨ (990) 


“ਜਾਤਿ ਜਨਮੁ ਨਹ ਖੁਛੀਐ ਸਚ ਘਰੁ ਲੇਹੁ ` 


ਬਤਾਇ।” _ --ਪ੍ਰਭਾ ੧, ੧੦, ੪ : ੧ (1330) 
ਤੈ ਸਹ ਬਾਤ ਨ ਖੂਛੀਐ ਕਬਹੁ ਨ ਲਾਈ ਪਾਇ।” 
(ਪੁਛੀ, ਪੂਛਦਾਂ) --ਸਲੋ ਕਬ, ੬੫ : ੨ (1367) 
ਪੂਛੇ-- ਪੁਛਣ, ਦਰਿਆਫਤ ਕਰਨ 
“ਕਹੁ ਕਬੀਰ ਗੂੰਗੈ ਗੁੜ ਖਾਇਆ ਪੂਛੇ ਤੇ ਕਿਆ 
ਕਹੀਐ। ” 
“ਕਿਸੈ ਨ ਖੂਛੇ ਬਖਸੇ ਆਪਿ।” (ਪੁਛਦਾ) 
-ਆਸਾ੧, ਅਸ ੩, ੪ -੪ (412) 
“ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ।” 
(ਪੁਛੇਗਾ) 
--ਚਾਸ ੫, ਵਾਰ ੨੦ਸ, ੫, > : ੨ (965) 
ਹੋਰ ਰੂਪ -- ਪੂਛੈ- 
“ਘਟ ਫੂਟੇ ਕੋਊ ਬਾਤ ਨ ਖੂਛੈ ਕਾਢਹੁ ਕਾਢਹੁ 
ਹੋਈ।”” (ਪੁਛਦਾ) 


-ਆਸਾ ਕਬ, ੯, ੨ : ੨ (478) 


“ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ 


1564 


:₹(14). 


-ਗਉ ਕਬ, ੫੧, ੪ : ੨ (334)| 


ਪੂਜਹ 


ਨਾਉ।” (ਪੁਛ ਲਏ) 
--ਸਲੋ ਕਬ, ੬੦ : ੨ (1367) 
ਪੂਜ-- ।. ਪੂਜਾ 
“ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ।” 
--ਸਿਰੀ ੧, ੮, ੨ : ੧(17) 
“ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ 
ਪਗ ਚਾਟੈ । ” --ਗਉ ੫, ੧੩੨", ੫ : ੨ (208) 
2. ਪੂਜਯ, ਪੂਜਨਯੋਗ, ਪੂਜਨੀਕ 
“ਜਿਨ੍ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ 
ਪੂਜ ਕਰਾਵਾ।” 
-ਆਸਾ ੪, ਛੰਤ ੧੯, ੨ : ੪ (450) 
“ਸਰਬ ਪੂਜ ਚਰਨ ਗੁਰ ਸੇਉ।” 
-ਗੋਂਡ ੫, ੯, ੧ : ੪ (864) 
3. ਮਾਨਤਾ 
“ਵਿਣੁ ਪਾਰਸੈ ਪੂਜ ਨ ਹੋਵਈ ਵਿਣੂ ਮਨ ਪਰਚੇ 
ਅਵਰਾ ਸਮਝਾਏ। ” 
-ਗੂਜ ੩, ੭, ੩ : ੧(491) 
4. ਪੂਜਿਆ ਜਾਣਾ 
“ਨਾਇ ਤੇਰੈ ਤਰਣਾ ਨਾਇ ਪਤਿ ਖੂਜ।” 
-ਪ੍ਭਾ ੧, ੧, ੧ : ੧ (1327) 
ਪੂਜਉ-- ਪੂਜਾ ਕਰਾ, ਮਾਨਤਾ ਦੇਵਾਂ 
“ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ।” 
--ਗੁਜ ਨਾਮ, ੧, ੩ : ੨ (525) 
ਪੂਜਸਿ-- ।. ਪੁਜਦੇ 
“ਖੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ। ” 
-ਗਉ ੫, ਸੁਖ ੩ਸ : ੨ (265) 
“ਏਕ ਨ ਖੂਜਸਿ ਨਾਮੈ ਹਰੀ।” (ਪੁਜਦੀ) 
-ਭੈਰ ਨਾਮ, ੧, ੩ : ੨ (1163) 
2. ਪੂਜਦੇ ਹਨ ੍ 
“ਸਿਲ ਖੂਜਸਿ ਬਗੁਲ ਸਮਾਧੰ। ” 
-ਆਸਾ ੧, ਵਾਰ ੧੪ਸ, ੧, ੨ : ੨ (470) 


ਖੂਜਹ-- ਪੂਜਦੇ ਹਾਂ 


“ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਖੂਜਹ 
ਹਰਿ ਨਾਮੇ ਹੀ ਮਨੁ ਰਾਤਾ।” 
-ਵਡ ੪, ਵਾਰ ੧੬ : ੨ (592) 


ਹੋਰ ਰੂਪ -- ਪੂਜਹਿ-- 





ਹਨ) --ਮਾਝ ੫, ੧੩, ੩ : ੨ (95) 
ਤੂੰ ਜਦ 
“ਕਾਰਜ ਸਭਿ ਸਵਾਰਿ ਲੈ ਨਿਤ ਖੂਜਹੂ ਗੁਰ ਕੇ 
ਪਾਵ ਜੀਉ।”” (ਪੂਜਾ ਕਰੋ) 
--ਮਾਝ ੫, ਅਸ ੩੮, ੫ : ੩ (132) 
ਪੂਜਹੋ- ਰ 
“ਪ੍ਰਭ ਪੂਜਹੋ ਨਾਮੁ ਅਰਾਧਿ।” (ਪੂਜਾ ਕਰੋ) 
-ਕਾਨ ੫, ੩੩, ੧" : ੧ (1304) 
ਪੂਜਣ-- ਪੂਜਾ ਕਰਨ ਲਈ 
“ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ ਕਉਂ 
ਪਰਜਾ ਪੂਜਣ ਆਈ।” 


-ਗੂਜ ੩, ਵਾਰ ੧੪ਸ, ੩, ੨ : ੪ (514). 


ਪੂਜਣਜੁਗਤੁ -- ਪੂਜਾ ਕੀਤੇ ਜਾਣ ਦਾ ਅਧਿਕਾਰੀ, 
ਪੂਜਨਯੋਗ 
--ਸਲੋ ੧, ੧੬ : ੫ (141।) 
ਪੂਜੰਤਾ-- ਪੂਜਣ ਵਾਲਾ 
“ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ। ” 
-ਮਾਰੂ ੫, ਵਾਰ ੪ : ੨ (1095) 
ਪੂਜਦੇ-- ਪੂਜਾ ਕਰਦੇ ਹਨ 
“ਦੂਜੈ ਭਾਇ ਅਗਿਆਨੀ ਖੂਜਦੇ ਦਰਗਹ ਮਿਲੈ 
ਸਜਾਇ।” 
--ਸਿਰੀ ੪, ਵਾਰ ੧੩ਸ, ੩, ੨ : ੨ (8੧) 
ਪੂਜਨ-- ਪੂਜਾ ਕਰਨ ਲਈ 
“ਪੂਜਨ ਚਾਲੀ ਬ੍ਰਹਮ ਠਾਇ।” 


-ਬਸੰ ਰਾਮਾ, ੧, ੧: ੩(1195) 


ਪੂਜਨੀ-- ਪੂਜਨ ਕਰਨਾ 
“ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ। ” 
-ਸਲੋ ੩, ੨੦ : ੨ (1414) 
ਪੂਜਾ-- 1. ਪੂਜਨ ਦੀ ਕ੍ਰਿਆ 
“ਅਸੰਖ ਪੂਜਾ ਅਸੰਖ ਤਪ ਤਾਉ।” 
=ਾਜਿਪ "੧, ੧% ? ਤੇ ੮6੧ 
“ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ 
ਪੂਜਾ ਹੇ।” (ਪੂਜਾ ਕਰਦਾ ਹੈ) 
-ਮਾਰੂ ੫, ਸੋਲਾ ੩, ੨ : ੩ (1073) 
2. ਭਾਵ ਸਤਿਕਾਰ, ਸਨਮਾਨ 
“ਪੂਜਾ ਅਰਚਾ ਬੰਦਨ ਦੇਵਾ ਜੀਉ।” 


1565 








--ਗਉ ੫, ੧੬੭", ੩ : ੨ (217) 


3. ਪੁਜਿਆ ਹੈ 
“ਆਪੇ ਆਪਿ ਨਿਰੰਜਨ ਖੂਜਾ। ” 
-ਮਾਰੂ ੫, ਸੋਲਾ ੧੦, ੧੧ : ੨ (1081) 
ਪੁਜਾਚਾਰ-- ਪੂਜਾ ਦਾ ਆਚਾਰ, ਪੂਜਨ ਆਦਿ 


ਕਰਮ ੍ 
“ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ।” 
--ਗਉਂ ਰਵਿ, ਅਸ ੧, ੧: ੧(346) 
ਪੂਜਾਰਿਆ= ਪੂਜੇ, ਪੂਜਾ ਕੀਤਾ 
“ਪ੍ਰਭ ਨਾਨਕ ਚਰਣ ਪੂਜਾਰਿਆ। ” 
--ਬਸੰ ੫, ੧੪, ੪ : ੨ (1184) 
ਪੂਜਾਰੀ-- ਪੂਜਾ ਕਰਨ ਵਾਲਾ 
“ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ 
ਗੁਰਹਿ ਦਿਖਾਇਓ।” 
--ਗਉਂ ੫, ੧੩੬", ੧ : ੨ (209) 
ਪੂਜਾਰੇ=- ਪੂਜੇ, ਪੂਜਨ ਕੀਤੇ 


“ਈਹਾਂ ਊਹਾਂ ਚਰਣ ਪੂਜਾਰੇ।” 
-ਪ੍ਰਭਾ ੫, ੧੦, ੩ : ੩ (1340) 
ਪੂਜਾਵੈ-- ਪੂਜਾ ਕਰਾਵੇ 


“ਜੇ ਓਹੁ ਦੁਆਦਸ ਸਿਲਾ ਪੂਜਾਵੈ।” 
--ਗੋਂਡ ਰਵਿ, 2, ੧ : 2 ੧75) 
ਪੂਜਿ-- ।. ਪੂਜਾ ਕਰ __ 
“ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ 
ਵਿਕਾਰ।” --ਸਿਰੀ ੫, ੯੫, ੧ : ੧ (51) 
2. ਪੂਜ ਕੇ 
“ਬੁਤ ਪੂਜਿ ਖੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ 
.ਨਾਈ।” _ -ਸੋਰ ਕਬ, ੧, ੧ : ੧ (654) 
ਪੂਜਿਆ-- ਪੂਜਨ ਕੀਤਾ ਹੈ 
“ਜਿਨ ਨਾਨਕੁ ਸਤਿਗੁਰੁ ਖੂਜਿਆ ਤਿਨ ਹਰਿ ਪੂਜ 
ਕਰਾਵਾ। 
-ਆਸਾ ੪, ਛੰਤ ੧੯, ੨ : ੪ (450) 
ਪੂਜੀ-- ।. ਪੂਜਾ ਕੀਤੀ 
“ਗਾਡਰ ਲੇ ਕਾਮਧੇਨੁ ਕਰਿ ਖੂਜੀ। ” 
-ਗਉ ੫, ੧੬੦, ੩ : ੧ (198) 
2. ਪੁੰਜੀ, ਰਾਸ, ਮੁੜੀ 
“ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ।” 
--ਗਉ ੪, ਵਾਰ ੧੪ : ੨ (308) 


ਪੂੰਜੀ-- ਰਾਸ, ਮੂੜੀ, ਧਨ ਰਾਸ਼ੀ _ 
“ਸਾਚੀ ਖੂੰਜੀ ਸਚੁ ਸੰਜਮੇ ਆਠ ਪਹਰ ਗੁਣ ਗਾਉ।” 


--ਸਿਰੀ ੫, ੮੮, ੧: ੩ (48). 


ਪੂਜੀਅਹਿ-- ਪੂਜਨ ਕਰੀਏ 
“ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ 
ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ।” 
-ਬਿਹਾ ੪, ਛੰਤ ੪, ੩ : ੩ (540) 
“ਨਵਖੰਡ ਮਧੇ ਖੂਜੀਆ ਅਪਣੈ ਚਜਿ ਵੀਚਾਰਿ।” 
“ਮਾਰੂ ੩, ਵਾਰ ੧੧ੋਸ, ੩, ੧ : ੨ (1090) 
ਪੂਜੀਐ-- ਪੂਜਨ ਕਰੀਏ 
“ਨਾਉ ਪੂਜੀਐ ਨਾਉ ਮੰਨੀਐ ਅਖੰਡੂ ਸਦਾ ਸਚੁ 
ਹੋਇ।” -ਸਿਰੀ ੧, ੮, ੩ : ੩ (17) 
ਪੂਜੇ-- ਪੂਜਨ ਕਰਦਾ ਹੈ, ਪੂਜਦਾ ਹੈ 
“ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ 
ਫਲ ਪਾਵੈ।” 


--ਗਉ ੪, ਵਾਰ ਦਸ, ੪, ੧ : ੪ (303) 


ਪੂਜੇਹਾ-- ਪੂਜੀਏ, ਪੂਜਾ ਕਰੀਏ 
“ਕਰ ਜੋੜਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ 
_ ਅਬਿਨਾਸੀ ਪੁਰਖੁ ਖੂਜੇਹਾ ਰਾਮ।” 
--ਬਿਹਾ ੫, ਛੰਤ ੧, ੩ : ੧ (542) 
ਪੂਜੈ-- 1. ਪੂਜਦਾ/ਪੂਜਨ ਕਰਦਾ ਹੈ 
“ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ 
ਵਿਸੇਖੁ।”” 
-ਮਾਝ ੧, ਵਾਰ ੨੦ਸ, ੧, ੨ : ੪ (147) 
“ਪੂਜੈ ਪ੍ਰਾਣ ਹੋਵੈ ਥਿਰੁ ਕੰਧੂ।” (ਸ੍ਹਾਸ ਸ੍ਰਾਸ ਜਪੇ) 
-ਮਲਾ ੧, ਵਾਰ ੨੪ਸ, ੧, ੨ : ੨ (1289) 
2. ਪੂਰੀ ਹੋਵੇ, ਪੁਗੇ 
“ਤਾ ਕੀ ਆਸ ਨ ਪੂਜੈ ਕਾਇ।” 
--ਗਉ ੫, ੧੩੪, ੩ : ੨ (192) 


“ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ।” 


"੩6 ੫, 2੧ : ੧ (1363). 


3. ਪੁਜਦਾ, ਅਪੜਦਾ, ਤੁਲ ਹੋਣਾ 
“ਰਾਮ ਨਾਮ ਸਰਿ ਅਵਰੁ ਨ ਪੂਜੈ।” 
"ਰਾਮ ੧, ਅਸ ੫, ੧ : ੩ (905) 
ਰਾਮ.ਨਾਮ ਸਰਿ ਤਊ ਨ ਖੂਜੈ।” 


1566 








ਤੇ 





-ਰਾਮ ਨਾਮ, ੪, ੧ : ੨ (973) 
ਪੂਠੋ-- ਪੁਠੇ ਕਰਕੇ, ਉਲਟੇ ਕਰਕੇ 
_ “ਥੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ।” 
-ਪ੍ਭਾ ੧, ੧੦, ੩ : ੨ (1330) 
ਪੂਤ-- ।. ਪੁੱਤਰ 
-ਸਿਰੀ ੧, ਅਸ ੧੫, ੩ : ੧ (63) 
2. ਪਵਿੱਤਰ 
"ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ 
ਪੂਤ। ' 
-ਆਸਾ ੧, ਵਾਰ ੧੫ਸ, ੧, ੨ : ੩ (471) 
ਪੂਤਹਿ-- ਪੁੱਤਰ ਨਾਲ 
“ਜਿਉ ਮਾਤ ਪੂਤਹਿ ਹੇਤੁ ।” 
-ਬਿਲਾ ੫, ਅਸ ੨, ੭ : ੫ (838) 
ਪੂਤਨਾ-- ਕ੍ਰਿਸ਼ਨ ਜੀ ਨੂੰ ਮਾਰਨ ਲਈ ਕੰਸ ਵਲੋਂ 
ਭੇਜੀ ਗਈ ਦਾਈ ਜਿਸ ਨੇ ਥਨਾਂ ਨੂੰ ਵਿਹੁ 
ਲਾ ਕੇ ਕ੍ਰਿਸ਼ਨ ਨੂੰ ਦੁੱਧ ਪਿਆਣਾ ਚਾਹਿਆ 
ਸੀ। 
“ਹਰਿ ਹਰਿ ਕਰਤ ਪੂਤਨਾ ਤਰੀ।” 
-ਗੋਂਡ ਨਾਮ, ੫, ੩ : ੧ (874) 
ਪੂਤਰੀ-- ਪੁਤਲੀ, ਅੱਖ ਦੀ ਧੀਰੀ 
'ਸੋ ਹਰਿ ਨੈਨਹੂ ਕੀ ਖੂਤਰੀ। ” 


-ਗੋਂਡ ਨਾਮ, ੫, ੨ : ੪ (874) 


`ਖੂਤਰੇ-- ਪੁਤਲੇ 


"ਕਬੀਰ ਮਾਟੀ ਕੇ ਹਮ ਖੂਤਰੇ ਮਾਨਸੁ ਰਾਖਿਓ 
ਨਾਉ।” -ਸਲੋ ਕਬ, ੬੪ : ੧ (1367) 
ਪੂਤਾ-- ਸੁਨ, ਪੁੱਤਰ 
"ਮਾਈ ਖਾਟਿ ਆਇਓ ਘਰਿ ਪੂਤਾ।” 
-ਗੂਜ ੫, ੩, ੧" : ੧ (495) 
“ਪੂਤਾ ਮਾਤਾ ਕੀ ਆਸੀਸ।” (ਹੇ ਪੁਤਰਾ) 
-ਗੁਜ ੫, ੪, ੧" : ੧ (496) 
“ਆਈ ਖੂਤਾ ਇਹੁ ਜਗੁ ਸਾਰਾ।” (ਭਾਵ ਸੰਤਾਨ) 
--ਬਿਲਾ ੧, ਥਿਤੀ ੧੧ : ੩ (839) 
ਹੋਰ ਰੂਪ -- ਪੂਤਿ-- 
“ਪੂਤਿ ਪਿਤਾ ਇਕੁ ਜਾਇਆ। ” (ਪੁੱਤਰ ਨੇ) 
-ਸੋਰ ਕਬ, ੬, ੨ : ੩ (655) 


ਤੀ-- 


॥੨ 


“ਸੋਹਾਗਨਿ ਕਿਰਪਨ ਕੀ ਖੂਤੀ।” (ਪੁਤਰੀ) 


-ਗੋਂਡ ਕਬ, ੮, ੨ : ੧ (872) 





ਪੂਰ” 
“ਧੌਲੁ ਧਰਮੁ ਦਇਆ ਕਾ ਪਖੂੂ । ” 
-ਜਪੁ ੧, ੧੬ : 2 (3) 
ਪੂਨਿਉ-- ਪੂਰਨਮਾਸੀ, ਪੁੰਨਿਆ 
“ਪੂਨਿਉ ਪੂਰਾ ਚੰਦ ਅਕਾਸ। ” 
-ਗਉ ਕਬ, ਥਿਤੀ ੧੬ : ੧ (344) 


ਪੂਰ-- 1. ਐਨੇ ਯਾਤਰੀ ਜੋ ਇਕ ਵਾਰ ਬੇੜੀ ਉਤੇ ' 


ਬੈਠ ਕੇ ਪਾਰ ਲੰਘ ਸਕਣ, ਹੋਰ ਵੇਖੋ “ਪੂਰਿ” 
“ਭਗਤੀ ਨਾਮ ਵਿਹੂਣਿਆ ਆਵਹਿ ਵੰਵਹਿ ਪੂਰ ।” 
--ਸਿਰੀ ੫, ੮੪, ੩ : ੩ (47) 
“ਭੈ ਵਿਚਿ ਆਵਹਿ ਜਾਵਹਿ ਪੂਰ ।” 
--ਆਸਾ ੧, ਵਾਰ ੪ਸ, ੧, ੧ : ੧੨ (464) 
2. ਪੂਰਨ 
“ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ 
ਜੀਉ।”  --ਮਾਝ ੫, ੨੦, ੧ : ੩ (100) 
“ਨਾਨਕ ਪੂਰ ਕਰੰਮ ਸਤਿਗੁਰ ਚਰਣੀ 
ਲਗਿਆ।” (ਪੂਰਨ ਭਾਵ ਵੱਡੇ ਭਾਗ ਹਨ) 
-ਜੈਤ ੫, ਵਾਰ ੧੯ਸ, ੫, ੨ : ੨ (710) 
3. ਵਿਆਪਕ 
“ਕੀਟ ਹਸਤਿ ਮਹਿ ਖੂਰ ਸਮਾਨੇ। ” 
--ਰੱਉਂ ੫, ਬਾਅ ੧੨ : ੫ (252) 


4. ਪੂਰਿਆਂ ਹੋਇਆ, ਭਰਿਆ ਹੋਇਆ ਭਰਪੂਰ ` 


“ਭਨਿਤ ਨਾਨਕ ਤਾ ਕਾ ਖੂਰ ਖਜਾਨਾ। ” 
--ਆਸਾ ੫, ੫੭, ੪ : ੨ (385) 


--ਟੋਡੀ ੫. ੨੪, ੨:੧ (716) 
ਪੂਰਉ-- 1. ਪੂਰੀਆਂ ਕਰ ਲਵਾਂ 

“ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ 

ਪੂਰਉ ਜਪਿ ਪ੍ਰਭ ਕਉ। ” 

--ਜੈਤ ੫, ੩, ੩ : ੧ (700) 
2. ਪੂਰਨ 

“ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ 

ਅਘ ਜਾਹਿ ਪਰੇਰੇ। ” 


-ਸਵ ੪, ਨਲ ੯ : ੪ (1400) 


1567 





| ਖੂਰਕ-- 1. 





ਪੂਰਈਆ-- ਪੂਰਦੇ ਹਨ, ਦੇਂਦੇ ਹਨ 
“ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ 
ਚਰਣ ਹਰਿ ਤਾਲ ਪੂਰਈਆ। ” 
--ਬਿਲਾ ੪, ਅਸ ੩, ੫ : ੨ (835) 
ਪੂਰਹਿ-- ਪੂਰਦੇ ਹਨ 
“ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਚਹਿ ਤਾਲ। ” 
--ਆਸਾ ੧, ਵਾਰ ੪ਸ, ੧, ੨ : ੩ (464) 
“ਤਿਨ ਘਰਿ ਬ੍ਰਹਮਣ ਖੂਰਹਿ ਨਾਦ । ” (ਸੰਖ ਪੂਰਦੇ 
ਭਾਵ ਵਜਾਂਦੇ ਹਨ) 
-ਆਸਾ ੧, ਵਾਰ ੧੬ਸ, ੧, ੨ : ੩ (471) 
ਪੂਰਹੁ-- ਪੂਰੀ ਕਰੋ, ਪੁਜਾਵੇ 
“ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ 
ਤੇਰੇ ਨਮਸਕਾਰੇ ।” ਰ੍ 
--ਧਨਾ ੫, ੪੦, ੨ : ਦ (661) 
ਭਰਨ ਵਾਲਾ, ਪੂਰਨ ਕਰਤਾ 
ਪ੍ਰਭ ਧਨੀ।” 
-ਆਸਾਂ ੫, ਛੰਤ ੫, ੨ : ੩ (455) 
੮ ਵੀ 
ਰਨ ਤਕ ਧੀ ਜਿਲ 
--ਆਸਾ ੫, ੨੦, ੧ : ੨ (376) 


ਹੋਰ 


2. ਭਰਪੂਰ 
ਸੋਈ।” --ਆਸਾ ਨਾਮ, ੧, ੧ : ੧ (485) 


-ਮਾਰੂ ੧, ਸੋਲਾ ੨੨, ੧੪ : ੨ (1043) 
ਪੂਰਣਹ -- ਭਰਪੂਰ 
“ਬ੍ਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ 
ਪੂਰਣਹ । '' --ਸਸ ੫, ੬੫ : ੧ (1360) 
ਪੂਰਣਹਾਰ -- ਪੂਰੀਆਂ ਕਰਨ ਵਾਲਾ 
“ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰ । ” 
--ਰਾਮ ੫, ਵਾਰ ਏਸ, ੫, ੨ : ੧ (959) 
ਹੋਰ ਰੂਪ -- ਪੂਰਣਹਾਰਾ -- 
“ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ` 
ਪੁਰਣਹਾਰਾ। ''--ਸੂਹੀ ੫, ੪੮, ੨ : ੧ (747) 


ਪੁਰਣੁ 1568  , ਘੂਰਨਹ 


“ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ 
ਪੂਰਣਹਾਰੁ । ` 
-`ਸਿਰੀ ੫, ੯੯, ੩ : ੧ (52) 
ਪੂਰਣੂ -- ਪੂਰਣਤਾ 


“ਆਪੇ ਭਾਂਡੇ ਸਾਜਿਅਸੁ ਆਪੇ ਪੂਰਣੂ ਦੇਇ।” 
-ਆਸਾ ੧, ਵਾਰ ੨੪ਸ, ੧, ੧ : ੧ (475) 
ਪੂਰਣੋ -- ਪੂਰਨ 
“ਸਰਬ ਕਲਾ ਪ੍ਰਭ ਪੂਰਣੋ ਮੰਵੁ ਨਿਮਾਣੀ ਥਾਉ।” 
-ਮਾਝ ੫, ਦਿਨ ੪ : ੨ (137) 
ਪੂਰਨ -- 1. ਪੂਰੇ, ਸੰਪੂਰਨ, ਮੁਕੰਮਲ 
“ਪਾਇਆ ਲਾਹਾ ਲਾਭੁ ਨਾਮੁ ਖੂਰਨ ਹੋਏ ਕਾਮ।” 


--ਸਿਰੀ ੫, ੮੧, ੩ : ੨ (46) 


"ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ_ 


ਦਾਤਿ।” --ਸਿਰੀ ੫, ੮੩, ੩ : ੩ (47) 
“ਪਾਲਹਿ ਔਕਿਰਤਘਨਾ ਪੂਰਨ ਦ੍ਰਿਸ਼ਟਿ ਤੇਰੀ 
ਰਾਮ।” (ਮੁਕੰਮਲ ਭਾਵ ਵੈਰ ਵਿਰੋਧ ਮੇਰ ਤੇਰ 
ਤੋਂ) --ਬਿੰਹਾ ੫, ਛੰਤ ੮, ੩ : ੨ (547) 
“ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ 
ਪੈਜ ਸਵਾਰੀ।” (ਪੂਰੀ ਤਰਾਂ) ਰ੍ 
-ਸੋਰ ੫, ੨੪, ੩ : ੨ (615) 
ਹੋਰ ਰੂਪ -- ਪੂਰਨੰ-- 
“ਖਟ ਲਖ੍ਣ ਪੂਰਨ ਪੁਰਖਹ ਨਾਨਕ ਨਾਮ 
ਸਾਧ ਸੂਜਨਹ। (ਪੂਰਨ ਪੁਰਖ) 
ਰ -ਸਸ ੫, ੪੦ : ੭ (1357) 
2. ਭਾਵ ਸਫਲ 
“ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ।” 
“ਦਬਸੀ ਬੀ. €੯੮.. ੯ ੨ (52) 


_ “ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ . 


ਜੀਉ।” (ਸਫਲ ਹੋਈ) 
--ਮਾਂਝ ੫, ੩੯, ੨ : ੩ (106) 
3. ਪੂਰੀ ਕਰ 
“ਹਰਿ ਲੋਚਾ ਪੂਰਨ ਮੇਰੀਆ।” 
--ਸਿਰੀ ੫, ਅਸ ੨੯, ੧੫ : ੨ (74) 
"ਭਰਤਾ ਚਿਤਵਤ ਪੂਰਨ ਆਸਾ।” (ਪੂਰੀ ਹੁੰਦੀ 
._ ਹੈ) -ਮਾਂਝ ੫, ੨੧, ੩ : ੨ (100) 
ਹੋਰ ਰੂਪ -- ਪੂਰਨਹ-- 








ਪੂਰਣਹਾਰੁ -- [ `` ਪਪਛੰ ਕਰੋਤਿ ਅਗ੍ਰਣੀਵਹ ਨਿਰਾਸ ਆਸ 


ਪੂਰਨਹ । ” (ਪੂਰੀ ਕਰਨ ਵਾਲੇ) 
-ਸਸ ੫, ੨੦ : ੧ (100) 
4. ਭਾਵ ਚੰਗੇ 
“ਪੂਰਨ ਭਾਗ ਭਏ ਜਿਸੁ ਪ੍ਰਾਣੀ।” 
-ਮਾਝ ੫, ੪੭, ੪ : ੧ (108) 
“ਕਹੁ ਨਾਨਕ ਜਾ ਕੇ ਖੂਰਨ ਭਾਗ। ” 
-ਗਉਂ ੫, ੧੫੯, ੪ : ੧ (198) 
ਹੋਰ ਰੂਪ -- ਪੂਰਨਹ-- 
“ਭਾਵੀ ਉਦੌਤ ਕਰਣੰ ਹਰਿ ਰਮਣੰ ਸੰਜੋਗ 
ਪੂਰਨਹ । 
-ਜੈਤ ੫, ਵਾਰ ੧੫ਸ, ੫, ੧ : ੧ (709) 
5. ਭਾਵ ਪੂਰਨ ਪ੍ਰਭੂ 
“ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ 
ਹੀਅਰੇ ਸੰਗਿ ਰਾਖੁ।” 
--ਗਉ ੫, ੧੨੦", ੧“ : ੨ (204) 
6. ਭਰਿਆ ਭਰਪੂਰ ਭਾਵ ਵਿਆਪਕ 
"ਪੂਰਨ ਸਭਨੀ ਜਾਈ ਜੀਉ।” 
--ਗਉਂ ੫, ੧੬੬", ੧ : ੪ (216) 
“ਜੀਅਨ ਕਾ ਦਾਤਾ ਖੂਰਨ ਸਭ ਠਾਇ। ” 
-ਧਨਾ ੫, 2੨੪, 2 : ੧ (677) 
ਹੋਰ ਰੂਪ -- ਪੂਰਨੰ-- 
“ਸੁਭੰਤ ਤੁਯੰ ਅਚੁਤ ਗੁਣਗ੍ਹੰ ਖੂਰਨੰ ਬਹੁ ਲੋ 
ਕ੍ਰਿਪਾਲਾ।” --ਸਸ ੫, ੫ : ੧ (1354) 
7. ਪੂਰੀ ਭਾਵ ਰਝ ਕੇ 
“ਭੋਜਨ ਪੂਰਨ ਰਹੇ ਅਘਾਈ।” ਰ 
-ਆਸਾ ੫, ੭੯, ੧ ? ੨ (390) 
8. ਭਾਵ ਪੂਰੀ ਤਰਾਂ ਭਰਪੂਰ ਕਰਦਾ ਹੈ ਅਰਥਾਤ 
_ਰਜਾਂਦਾ ਹੈ 
“ਕਹੈ ਧੰਨਾ ਖੂਰਨ ਤਾਹੂ ਕੋ ਮਤ ਰੇ ਜੀਅ 
ਡਰਾਂਹੀ।”” 
-ਆਸਾ ਧਨਾ, ੩, ੩ : ੨ (488) 
“ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ 
ਉਪਮਾ ਕਹੀਐ।”` (ਭਰਪੂਰ ਹਨ) 
--ਸੋਰ ੫, ੭, ੩ : ੧(610) 
ਪੂਰਨੰ-- 1. ਪੂਰਨ/ਮੁਕੰਮਲ, ਵੇਖੋ “ਪੂਰਨ” (1) 
2. ਵਿਆਪਕ, ਵੇਖੋ ਪੂਰਨ (6) 
ਪੂਰਨਹ-- ।. ਚੰਗੇ, ਵੇਖੋ “ਪੂਰਨ” (4) ਪੂਰੀ ਕਰਨ 


ਣਾ 


1569 


ਪੁਰਬਿ 





ਵਾਲ ੪ 


ਵਾਲਾ, ਵਖ ਪੂਰਨ' (4) 
ਪੂਰਨਹਾਰ-- ਪੂਰੀ ਕਰਨ ਵਾਲਾ 
“ਸਗਲ ਮਨੋਰਥ ਪੂਰਨਹਾਰ। ” 
-ਭੈਰ ੫, ੫੫, ੨ : ੩ (1152) 
ਹੋਰ ਰੂਪ -- ਪੂਰਨਹਾਰੀ-- 
“ਸਗਲ ਮਨੋਰਥ ਪੂਰਨਹਾਰੀ। ” 
-ਭੈਰ ੫, ੨੬, ੨ : ੪ (1142) 
ਪੂਰਨਪਦੁ-- ਪੂਰਨ ਪਦਵੀ, ਉਹ ਆਤਮਕ 
ਅਵਸਥਾ ਜਿਥੇ ਉਕਾਈ ਦੀ 
ਸੰਭਾਵਨਾ ਨਹੀਂ ਹੁੰਦੀ। 
“ਹਰਿ ਸਿਮਰਤ ਪੂਰਨਪਦੁ ਪਾਇਆ। ” 
--ਗਉ ੫, ੧੩੮, ੩.: ੧ (193) 
ਸਰਬ ਗੁਣ ਭਰਪੂਰ ਸਰਬ 
ਵਿਆਪਕ ਪ੍ਰਭੂ 
ਸੁਜਾਨ।” -ਜੈਤ ੫, ੧੧, ੧" : ੨ (702) 
ਪੂਰਨਮਾ-- ਪੁੰਨਿਆ 
“ਖੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ 
ਸਮਰਥ। ” _ --ਗਉ ੫, ਥਿਤੀ ੧੬ : ੧ (300) 
_ਖੂਰਲੂ-- 1. ਪੂਰੀ, ਪ੍ਰਾਪਤ 


ਪੂਰਨ ਪੁਰਖ- 


“ਆਸ ਮਨੋਰਥੁ ਖੁਰਨੁ ਹੋਵੈ ਭੇਟਤ ਗੁਰ 


ਦਰਸਾਇਆ ਜੀਉ।” 
-ਮਾਝ ੫, ੩੨, ੨ : ੩ (104) 
2. ਸਰਬ ਗੁਣ ਭਰਪੂਰ (ਪ੍ਰਭੂ) 
“ਪੂਰਿ ਰਹਿਓ ਪੂਰਠੁ ਸਭ ਠਾਇ।” 
--ਗਉ ੫, ਸੁਖ ੧੬, ੪ : ੬ (284) 
ਹੋਰ ਰੂਪ -- ਪੂਰਨੋ-- 
“ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ 
ਨ ਕਤਹੂ ਜਾਏ।” 
"ਆਸਾ ੫, ਛੰਤ ਤੇ, ੨ : ੪ (454) 
3. ਮੁਕੰਮਲ, ਸੰਪੂਰਨ 


“ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ, ਪ੍ਰਭ 


ਆਪਿ।”--ਗਉ ੫, ਥਿਤੀ ੧੬ਸ : ੧ (300) 
4. ਵਿਆਪਕ, ਭਰਪੂਰ 


“ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹਦਿਸ ਖੂਰਨੂ 


ਸਦ ਸਦਾ।” 
--ਆਸਾ ੫, ਛੰਤ ੭, ੧ : ੪ (457) 





ਹੋਰ ਰੂਪ -- ਪੂਰਨੇ-- 
“ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰ 
ਸੋਈ।” --ਕਾਨ ੪, ਵਾਰ ੧੩ : ੧ (1318) 
5. ਸੰਪੂਰਨਤਾ/ਪੂਰਨਤਾ ਦੀ ਪਦਵੀ 
` “ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਖੂਰਨੁ 
ਦੀਜੈ।” _--ਧਨਾ ਰਵਿ, ੧, ੧ : ੨ (694) 
ਪੂਰਨੋਂ-- ।. ਸਰਬ ਗੁਣ ਭਰਪੂਰ ਪ੍ਰਭੂ, ਵੇਖੋ “ਪੂਰਨੁ” 
(2) 
2. ਵਿਆਪਕ, ਵੇਖੋ “ਪੂਰਨੁ” (4) 
ਪੂਰਬ-- 1. ਪਹਿਲਾਂ ਦਾ ਭਾਵ ਰਜ਼ਾ ਤੋਂ 
“ਪੂਰਬ ਲਿਖਿਆ ਸੁ ਮੇਟਣਾ ਨ ਜਾਏ।” (ਭਾਵ 
ਪ੍ਰਭੂ ਦਾ) 
--ਸਿਰੀ ੪, ਵਾਰ ੧੪ਸ, ੩, ੩ : ੮ (88) 
2. ਪਿਛਲਾ, ਪਹਿਲਾ 
ਉਲਾਰ ਰਗ 
_ਰਸਿਕ ਬੈਰਾਗੀ ।” 
-ਗੋਉ ੫, ੧੧੯", ੨ : ੧ (204) 
“ਪੂਰਬ ਜਨਮ ਹਉ ਤਪ ਕਾ ਹੀਨਾ।” 
-ਗਉ ਕਬ, ੧੫, ੧ : ੨ (326) 
3. ਇਕ ਦਿਸ਼ਾ, ਮਸ਼ਰਕ (ਕੁਤਵ) 
“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ 
ਜਾੜ[” -ਗੂਜ ੫, ੫, ੧ : ੧ (496) 
ਪੂਰਬਲਾ-- ਪਹਿਲੇ, ਪਿਛਲੇ 
“ਆਇ ਬਨਿਓ ਪੂਰਬਲਾ ਭਾਗੂ । ” 
-ਰਾਮ ੫, ੩੧, ੨ : ੧ (892) 
ਹੋਰ ਰੂਪ -- ਪੂਰਬਲੀ-- 
"ਪਰਾ ਖੂਰਬਲੀ ਭਾਵਨੀ ਪਰਗਟੁ ਹੋਈ 
ਆਇ।”” (ਪਹਿਲੀ) 
--ਸਲੋ ਕਬ, ੨੦੭ : ੨ (1375) 
ਪੂਰਬਲੋਂ--. 
“ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰੇ ਗੇਹਣਿ 
ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ।” __ 
--ਧਨਾ ਤਿਲੋ, ੧, ੬ : ੧ (695) 
ਪੂਰਬਿ-- ਪਹਿਲੀ ਭਾਵ ਰਜ਼ਾ ਤੋਂ, ਧੁਰੋਂ, ਮੁੱਢ ਤੋਂ 
ਬਰ ਕਸਬਾ ਪੀ ਇਹ 
ਲਿਵ ਮੰਡਲ ਮੰਡਾ ਹੇ।” 
-ਗਉ ੪, ਸੋਹ ੪, ੧ : ੨ (13) 


“ਪੂਰਬਿ ਲਿਖਿਆ ਕਮਾਵਣਾ ਕੋਇ ਨ ਮੋਟਣ 
ਹਾਰੁ।” (ਧੁਰੋਂ ਲਿਖਿਆ) 
--ਸਿਰੀ ੩, ੩੬, ੩ : ੪ (27) 
ਪੂਰਬੇਣ-- ਪਿਛਲੇ, ਪਹਿਲੇ 
“ਦਾਨੰੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ । ” 
-ਸਸ ੫, ੨੪ : ੧ (1356) 
ਪੂਰਾਂ-- 1. ਪੂਰਨ, ਮੁਕੰਮਲ, ਕਾਮਲ 
“ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ।” 
--ਸਿਰੀ ੧, ੯, ੧" : ੨ (17) 
“ਸੰਗਤਿ ਮੀਤ ਮਿਲਾਪੁ ਖੂਰਾ ਨਾਵਣੋ।” (ਭਾਵ 





ਸਚਾ, ਅਸਲ)--ਧਨਾ ੧, ਛੰਤ ੧, ੩ : ੧ (686) 


2. ਸਫਲ 
“ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ 
ਹਮਾਰਾ ਖੂਰਾ ਜੀਉ। ” 
-ਮਾਂਝ ੫, ੧੮, ੨ : ੩ (99) 
“ਪੂਰਾ ਮਾਰਗੁ ਪੂਰਾ ਇਸਨਾਨੁ । ” 
-ਗਉਂ ੫, ੧੧੫, ੨ : ੧ (18੧) 
3. ਪੂਰਨ/ਕਾਮਲ ਪ੍ਰਭੂ 
“ਸੇਈ ਪੂਰੇ ਸਾਹ ਜਿਨੀ ਖੂਰਾ ਪਾਇਆ। ” 
--ਮਾਝ ੧, ਵਾਰ ੧੭ਸ, ੨, ੨ : ੧ (146) 
“ਗੁਰ ਬਿਨੁ ਪੂਰਾ ਕੋਇ ਨ ਪਾਵੈ।” 
--ਆਸਾ ੧, ਅਸ ੬, ੫ : ੩ (414) 
4. ਚੰਗਾ 
_“ਕਹੁ ਨਾਨਕ ਜਾ ਕਾ ਪੂਰਾ ਕਰਮ।” 
-ਗਉ ੫, ੧੧੫, ੪ : ੧ (189) 


“ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ . 


ਹਰਿ ਹਰਿ ਹਉਮੈ ਮਾਰੀ।” (ਉਤਮ) 
--ਧਨਾ ੪, ੧, ੩ : (667) 
. ਪਰਨਤਾ, ਪੁਰਨ ਪਦਵੀ 
ਪਰ ਪੂਰਾ ਦੀਜੈ” 
--ਗਉ ਕਬ, ੧੩, ੪ : ੨ (326) 
6. ਪੂਰਾ ਹੋਇਆ, ਪ੍ਰਾਪਤ ਹੋਇਆ 
“ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋ ਪੂਰਾ। ” 
-- ਆਸਾ ੫. ਛੰਤ ੩, ੪ : ੬ (454) 
ਪੂਰਾਈ-- ਪੂਰੀ ਕੀਤੀ 
“ਗੁਰ ਮਨ ਕੀ ਆਸ ਪੂਰਾਈ। ” 
--ਗਉ ੫, ੧੬੬", ੪ : ੪ (217) 











ਪੂਰਾਨ-- ਪੂਰਨ, ਵਿਆਪਕ 
“ਕੀਟ ਹਸਤਿ ਸਗਲ ਪੂਰਾਨ। ” 
--ਗੋਂਡ ੫, ੫, ੨ : ੨ (863) 
ਪੂਰਿ-- ।. ਯਾਤਰੀ ਸਮੂਹ ਜੋ ਇਕ ਵਾਰ ਬੇੜੀ 
ਵਿਚ ਬੈਠ ਪਾਰ ਜਾ ਸਕਨ 
“ਇਕਿ ਆਵਹਿ ਇਕਿ ਜਾਵਹੀ ਖੂਰਿ ਭਰੇ 
ਅਹੰਕਾਰਿ।” _ --ਸਿਰੀ ੧, ੧੬, ੧ : ੨ (20) 
2. ਭਰੀ, ਵਿਆਪਕ, ਭਰਪੂਰ 
“ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ।” 
--ਸਿਰੀ ੩, ੪੧, ੧" : ੧ (29) 
“ਜਲਿ ਥਲਿ ਖੂਰਿ ਰਹਿਆ ਬਨਵਾਰੀ ਘਟਿ 
ਘਟਿ ਨਦਰਿ ਨਿਹਾਲੇ।” 
--ਸਿਰੀ ੫, ਛੰਤ ੨, ੧ : ੫ (79) 
ਰਤਨਾਗਰ ਰੇ।” 
-ਗਉ ੫, ੧੩੭", ੪ : ੩ (209) 
3. ਪੁਰੀ ਕਰੋਂ, ਹੋਰ ਵੇਖੋ ਪੁਰਿਓ 
“ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ 
ਹਰਿ ਦਰਸਨਿ ਮਨੁ ਭੀਜੈ ਜੀਉ।” 
-ਮਾਝ ੪, ੪, ੧ : ੩ (95) 
4. ਪੁਰੀ, ਸੰਪੂਰਨ, ਮੁਕੰਮਲ 
“ਸੁਖਵੰਤੀ ਸਾ ਨਾਰਿ ਸੋਭਾ ਖੂਰਿ ਬਣਾ।” 
-"ਆਸਾ ੫੪, ਛੰਤ ੭, ੨ : ੨ (457) 
“ਅਭੈ ਪਦ ਖੂਰਿ ਤਾਪ ਤਹ ਨਾਸੇ ਕਹਿ ਕਬੀਰ 
ਬੀਚਾਰੀ।” (ਅਭੈ ਪਦਵੀ ਪੂਰਨ ਕਰਨ 


ਨਾਲ) __--ਕੇਦਾ ਕਬ, ੩, ੪ : ੧ (1123) 
5. ਭਰ ਕੇ ਲਿਆਂਦੇ 
_ “ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਉਹ ਭਿੰਨ 


ਦ੍ਰਿਸਟੋ।” --ਸਾਰ ੫, ੩, ੪ : ੧ (1203) 

ਪੂਰਿਓ-- ਪੂਰੇ ਹੋਏ 

“ਮਨੌਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ।” 
--ਸਲੋ ਕਬ, ੨੦੫ : 2 (1375) 

ਪੂਰਿਅੜੀ-- ਪੂਰੀ ਕੀਤੀ ਰ੍ 

ਜਨ ਨਾਨਕ ਖੂਰਿਅੜੀ ਮਨਿ ਆਸਾ ਜੀਉ।” 
--ਗਉਂ ੪, ੬੯, ੪ : ੪ (175) 

ਪੂਰਿਆ-- ।. ਵਿਆਪਕ ਹੈ, ਸਮਾ ਰਿਹਾ ਹੈ 

“ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ 


ਪੂਰੀ 





1571 ਪੂਰੁ 
ਨਦਰਿ ਨਿਹਾਲਿ।” 5. ਸਹੀ, ਠੀਕ 
-ਸਿਰੀ ੫, ੮੭, ੨ : ੨ (48) “ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ 
2. ਭਰਿਆ ਹੋਣਾ,ਭਰਪੂਰ ਹੋਣਾ ਲੇਹੀ।”” _--ਸੂਹੀ ਕਬ, ੫, ੨ : ੨ (793) 
“ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ | 6. ਤਸਲੀ/ਨਿਸ਼ਾ ਹੋ ਗਈ 
ਮਲੂ ਲਹਿ ਜਾਇ।” “ਭਨਿਤ ਨਾਨਕ ਮੇਰੀ ਖੂਰੀ ਪਰੀ।” 
--ਗਉ ੪, ਕਰ ੧, ੭ : ੨ (234) -ਗਉ ੫, ੧੨੩, ੪ : ੨ (190) 
3. ਪੂਰਾ ਕੀਤਾ 7. ਭਾਵ ਸਿਰੇ ਚੜੀ 
“ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ। ” “ਨਾਨਕ ਸਤਿਗੁਰਿ ਮਿਲਿਐ ਸਭ ਖੂਰੀ ਪਰੀ 
-ਗੁਜ ੫, ਵਾਰ ੨੧ : ੧ (524) ਪਈ ਜਿਸ ਨੋ ਕਿਰਪਾ ਕਰੇ ਰਜਾਇ ।” 
4. ਪੂਰਨ, ਕਾਮਲ --ਸੋਰ ੪, ਵਾਰ ੧੮ਸ, ੩, ੨ : ੫ (649) 
“ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ | ਪੂਰੀਅਤ- ਪੂਰੇ ਜਾਂਦੇ/ਵਜਾਏ ਜਾਂਦੇ ਹਨ 
ਪੂਰਿਆ।” “ਕੋਟਿ ਪੂਰੀਅਤ ਹੈ ਜਾ ਕੈ ਨਾਦ।” 
-ਰਾਮ ੩, ਛੰਤ ੩, ੪ : ੫ (926) -ਭੈਰ ੫, ਅਸ ੨, ੪: ੧(1156). 
5, ਰੋਕ ਲਏ (ਪ੍ਰਾਣ) ਪੁਰੀਅਲੇ-- ਵਿਆਪਕ ਹੈ 
“ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ | “ਜਾਂਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ 


ਸਤ ਖੋੜਸਾ ਦਤੁ ਕੀਆ।” 


-ਮਾਰੂ ਜੈਢ, ੧, ੧: ੧(1106). 


ਪੂਰੀ-- ।. ਪੂਰਨ, ਕਿਸੇ ਉਨ ਤੋਂ ਰਹਿਤ 
“ਜਹ ਕਰਣੀ ਤਹ ਪੂਰੀ ਮਤਿ।” 

--ਸਿਰੀ ੧, ੩੦, ੩ : ੩ (25) 
“ਖੂਰੀ ਰਹੀ ਜਾ ਪੂਰੈ ਰਾਖੀ।” (ਪੂਰੀ ਤਰਾਂ, ਚੰਗੀ 
ਤਰਾਂ, ਪਰਨ ਰੂਪ ਵਿਚ) 

--ਗਉਂ ੫, ੧੧੪, ੧" : ੧ (188) 
“ਸਾ ਮਤਿ ਖੂਰੀ ਜਿਤੁ ਹਰਿ ਗੁਣ ਗਾਵੈ । ” (ਸ੍ਰੇਸ਼ਟ, 
ਉਤਮ, ਕਾਮਲ) 

--ਗਉ ੫, ੧੧੬, ੧" 
2. ਭਾਵ ਸਫਲ ਹੋ ਗਈ 

--ਗਉ ੫, ੧੨੩, ੪ : ੨ (190) 
“ਗੁਰਿ ਪੂਰੈ ਕੀਤੀ ਪੂਰੀ। ” (ਸਫਲਤਾ ਬਖਸ਼ੀ) 

-ਸੋਰ ੫, ੬੦, ੧ : ੧ (624) 
3. ਪ੍ਰਾਪਤ ਹੋਈ, ਪੂਰੀ ਹੋਈ 
“ਪੂਰੀ ਆਸਾ ਮਨੁ ਤ੍ਰਿਪਤਾਇਆ। ” 

-ਆਸਾ ੫, ੧੧, ੪ : ੪ (373) 
4. ਚੰਗੀ ਤਰਾਂ, ਪੂਰੀ ਤਰਾਂ 
“ਗੁਰਿ ਪੂਰੈ ਖੂਰੀ ਸਭ ਰਾਖੀ ਹੋਏ ਸਰਬ 

ਦਇਆਲ। ” 
-ਸੋਰ ੫, ੫੦, ੧" 


: ੧ (189) 


: ਏ (621) 








ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ। ” 


==ਸਿਲੀ ਜਾਸੀ, ੧, । : ੧ ੧1292) 


ਪੂਰੀਆ=- ਪ੍ਰਾਪਤ ਹੋਈਆਂ, ਮਿਲੀਆਂ 


ਭਰਪੁਰਿ।” _--ਸਿਰੀ ੩, ੫੪, ੨ : ੧ (34) 

ਪੂਰੀਐ-- ਪੂਰੀਆਂ ਕਰੋ, ਪ੍ਰਾਪਤ ਕਰਾਓ 
“ਜੀਅ ਕੀ ਲੋਚਾ ਖੂਰੀਐ ਮਿਲੈ ਸੁਆਮੀ ਕੰਤੁ।” 
-ਮਾਂਝ ੫, ਦਿਨ ੩ : ੬ (137) 


ਪੂਰੀਏ-- ਪੂਰੀ ਹੋਵੇ 


“ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ 
|” -ਵਡ ੧, ਛੰਤ ੨, ੮ : ੩ (567) 
ਪੂਰੀਨਾ-- ਭਰੇ ਗਏ, ਪੁਰੇ ਗਏ 
“ਨੀਚਾ ਤੇ ਊਚ ਉਨ ਖੂਰੀਨਾ।” 
--ਬਿਲਾ ੫, ੧੨, ੩ : ੧ (804) 
1. ਬੇੜੀ ਵਿਚ ਇਕ ਸਮੇਂ ਬੈਠ ਕੇ ਪਾਰ 
ਲਗਨ ਵਾਲਾ ਜਨ ਸਮੁਹ 
“ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਖੂਰੁ । ” 
ਸਿਰੀ ੧, ੧੫, ੧ : ੩ (19) 
“ਕੁੜੂ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ।” (ਜਨ 
ਸਮੂਹ) 
-ਆਸਾ ੧, ਵਾਰ ੧੦ਸ, ੧, ੧ : ੮ (468) 
2. ਪੂਰੀ ਕਰੋ 





--ਬਿਲਾ ੫, ੪੨, ੨ : ੨ (811) 

ਪੂਰੇ-- ਪੂਰੀ ਕਰੋ 

“ਮੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ 
ਪੂਰੇ।” -ਗਉ ੫, ਸੋਹ ੫, ੪ : ੧ (13) 

“ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਖੂਰੇ। ” 
(ਪੂਰੇ ਹੁੰਦੇ ਹਨ, ਸਫਲ ਹੁੰਦੇ ਹਨ) 


-ਮਾਝ ੫, ਅਸ ੩੯, ੩:੧(133) 


“ਪ੍ਰਭ ਕੈ ਸਿਮਰਨਿ ਕਾਰਜ ਘੂਰੇ।” 
--ਗਉ ੫, ਸੁਖ ੧, 2 : ੧ (263) 
'2. ਪੂਰਨ, ਕਾਮਲ, ਹੋਰ ਵੇਖੋ 'ਪੂਰੈ” 
“ਜਿਨੀ ਸਚੁ ਵਣੰਜਿਆਂ ਗੁਰ ਪੂਰੇ ਸਾਬਾਸਿ।” 
--ਸਿਰੀ ੧, ੧੧, ੪: ੨ (18) 
3. ਪੂਰਨ ਭਾਵ ਸ਼੍ਰੇਸ਼ਟ 
“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਖੂਰੇ 
ਪਰਧਾਨ । ” --ਸਿਰੀ ੫, ੮੦, ੧ : ੧ (45) 
4. ਭਾਵ ਪੂਰਾ ਪ੍ਰਕੂ 
“'ਦੀਦਾਰੁ ਖੂਰੇ ਪਾਇਸਾ। ” 
--ਸਿਰੀ ੪, ਵਾਰ ੨ਸ, ੧, ੨ : ੨ (83) 
“ਨਾਨਕ ਪੂਰਾ ਪਾਇਆ ਖੂਰੇ ਕੇ ਗੁਨ ਗਾਉ। ” 
--ਗਉ ੫, ਸੁਖ ੨੪ੱਸ : ੨ (295) 
5. ਵਜਾਏ (ਤਾਲ ਪੂਰੇ-ਸੰਗੀਤ ਦੀ ਲੈ ਅਨੁਸਾਰ 
ਤਾਲੀ ਵਜਾਉਣੀ ਅਥਵਾ ਨਚਨਾ) 
“ਬਹੁ ਤਾਲ ਖੂਰੇ ਵਾਜੇ ਵਜਾਏ।” 
-ਮਾਝ ਡੇ, ਅਸ ੨੧, ੬ : ੧(122) 
“ਪੂਰੇ ਤਾਲ ਜਾਣੈ ਸਾਲਾਹ।” 
-ਆਸਾ ੧, ੬, ੧" : ੧ (350) 
“ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ 
ਪੂਰੇ ਨਾਦ।” 
-ਸਾਰ ੫, ੬੯, ੨: ੨(1218) 
6. ਭਾਵ ਪੁਰਾ ਗੁਰੁ 
“ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ 
ਵਡਿਆਈ।” 
-ਰਾਮ ੩, ਅਸ ੫, ੧" 
7. ਭਰੇ, ਭਰਪੁਰ ਕਰੇ 
“ਨਉ ਸਰ ਸੁਭਰ ਦਸਵੈ ਪੂਰੇ ।” 
-ਰਾਮ ੧, ਸਿਗੋ ੫੩ : 
8. ਭਾਵ ਮੁਕਨ ਤੇ 


: ੨ (912) 


੧ (943) 





1572 ਪਰੋ 
“ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਖੂਰੁ।” 


ਅਵਸਥਾ ਪੂਰੇ।' (ਅਵਸਥਾ ਪੂਰੀ ਹੈ ਭਾਵ 
ਮੁਕਨ ਤੇ) -ਕੇਦਾ ਕਬ, ੪, ੨ : ੨ (1124) 
ਪੂਰੇਵ-- ਪੂਰ ਕਰਦਾ ਹੈ 
“ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ।” 
-ਸਿਰੀ ੫, ੭੫, ੩ : ੩ (44) 
ਪੂਰੈ-- !. ਕਾਮਲ/ਪੂਰਨ 
“ਮੇਰੇ ਠਾਕੁਰ ਪੂਰੈ ਤਖਤਿ ਅਡੋਲੁ। ” 
-ਸਿਰੀ ੧, ੯, ੧੯ : ੧ (17) 
“ਸਾਹਿਬੁ ਸੇਵਨਿ੍‌ ਆਪਣਾ ਪੂਰੈ ਸਬਦਿ ਵੀਚਾਰਿ। ” 
(ਪੂਰਨ ਗੁਰਸਬਦ ਭਾਵ ਸਰਬ ਗੁਣੀ) 
_-ਗੂਜ ੩, ਵਾਰ ੧੦ : ੨ (512) 
ਹੋਰ ਰੂਪ -- ਪੂਰੋ-- 
“ਪੂਰੋ ਖੂਰੋ ਆਖੀਐ ਪੂਰੈ ਤਖਤਿ ਨਿਵਾਸ।” 
-ਸਿਰੀ ੧, ੯, ੪ : ੧ (17) 
2. ਪੂਰਨ ਭਾਵ ਠੀਕ 
“ਸਚ ਕਸਵਟੀ ਲਾਈਐ ਤੁਲੀਐ ਪੂਰੇ ਤੋਲਿ।” 
ਰ੍ -ਸਿਰੀ ੧, ੨੧, ੧ : ੨ (22) 
3. ਚੰਗੈ 
ਬੈਰਾਗਿ।”” --ਸਿਰੀ ੩, ੪੧, ੪ : ੧ (29) 
“ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ 
ਹੋਇ।” _ --ਸਿਰੀ ੩, ੪੬, ੩ : ੧ (31) 


“ਇਸੁ ਮਨ ਆਗੇ ਖੂਰੈ ਤਾਲ। ” 
-ਗੋਂਡ ਕਬ, ੧੦, ੨ : ੩ (872) 
7. ਪੂਰੀ ਕਰੇ, ਪੁਗਾਵੇ __ 
“ਸਭ ਆਸਾ ਮਨਸਾ ਖੂਰੈ ਧਾਰੀ।” 
-ਮਾਰੂ ੪, ਸੋਲਾ ੨, ੮ : ੨ (1070) 


ਪੂਰੋ-- ਸੰਪੂਰਨ,ਕਾਮਲ, ਪ੍ਰਬੀਨ, ਵੇਖੋ ਪੂਰੇ (1) 


ਪੂਲਾ-- (ਸੰ. ਥ੍ਰਜ) ਘਾਹ ਦਾ ਬੰਨਿਆ ਗਠਾ, ਮੁਠਾ 
_"ਕੇਸ ਜਲੇ ਜੈਸੇ ਘਾਸ ਕਾ ਖੂਲਾ। ” 
<=ਗੀਂਡੇ ਕਬ, 2, ੨ : ੨ (870) 
ਪੂਲੁ-- ਪੰਡ, ਗੰਠ (ਕਰਮਾਂ ਦੀ) 
“ਹਰਿ ਕੇ ਭਜਨ ਬਿਨੁ ਬਿਰਥਾ ਪੂਲੂ । ` 
--ਭੈਰ ੫, ੪੫, ੨ : ੪ (1149) 
(ਮਹਾਨਕੋਸ਼ ਇਸ ਦੇ ਅਰਥ 'ਥੋਥਾ ਦਾਣਾ” ਕਰਦੇ 
ਹਨ) ਰ 
ਪੇਉ-- 1. ਪੀ, ਪਾਨ ਕਰ 
“ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ 
ਪੇਉ।” --ਸਿਰੀ ੧, ੧੬, ੩ : ੨ (20) 
“ਸੁਰਤਿ ਪਿਆਲ ਸੁਧਾ ਰਸੁ ਅੰਮਿ੍‌ਤੁ ਏਹੁ ਮਹਾ 
ਰਸੁ ਪੇਉ ਰੇ।” (ਮੈਂ ਪੀਂਦਾ ਹਾਂ) 


--ਰਾਮ ਕਬ, ੧, ੩ : ੨ (969) ' 


(ਮਹਾਨਕੋਸ਼ ਇਸ ਦੇ ਅਰਥ ਪੀਣਯੋਗ ਕਰਦਾ 
ਹੈ) ਰ੍ 
ਨਰ 
ਲੋਕ 

“ਪੇਈਅੜੈ ਸਹੁ ਸੇਵਿ ਤੂੰ ਸਾਹੁਰੜੇ ਸੁਖਿਵਸੁ। ” 

--ਸਿਰੀ ੫, ੯੩, ੩ : ੧ (50) 

“ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ । ” 
(ਭਾਵ ਇਸ ਲੋਕ ਵਿਚ) 

--ਸਿਰੀ ੧, ਅਸ ੧੬, ੧ : ੧ (63) 

ਪੇਈਆ-- ਪਿਤਾ ਦਾ ਘਰ, ਪੇਕਾ ਘਰ, ਇਹ ਲੋਕ 

“ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ। ” 

--ਸਿਰੀ ੧, ੨੪, ੩ : ੨ (23) 


। 


(ਪੇਕੇ ਘਰ/ਇਸ ਲੋਕ ਵਿਚ) 

--ਸਿਰੀ ੧, ੨੪, ੪ : ੧ (23) 

ਪੇਸਿ-- (ਫਾ.ਪੇਸ਼) ਸਨਮੁਖ, ਸਾਹਮਣੇ 
“ਯਕ ਅਰਜ. ਗੁਫਤਮ ਪੇਸਿ ਤੋ ਦਰ ਗੋਸ ਕੁਨ 
ਕਰਤਾਰ। ” __--ਤਿਲੰ ੧, ੧, ੧ : ੧ (721) 
ਪੇਹਨੂ-- (ਫਾ. ਪੀਰਾਹਨ) ਜਾਮਾ, ਵਸਤਰ, ਕਪੜੇ, 

ਪਹਿਰਨ, ਚੋਲਾ ਰ੍ 

“ਫਪਨ ਕੋਟਿ ਕਾ ਪੇਹਨੂ ਤੇਰਾ ਸੋਲਹ ਸਹਸ 
ਇਜਾਰਾ।” _--ਭੈਰ ਨਾਮ, ੧, ੨ : ੧ (1167) 


1573 





ਕ 


ਪੇਕਾਂਬਰ-- (ਅ. ਪੈਗੰਬਰ) ਸੁਨੇਹਾ, ਲਿਆਉਣ 


ਵਾਲਾ 
ਥਾਇ ਪਏ। --ਆਸਾ ੧, ੩੩, ੨ : ੨ (358) 
ਪੇਖੰ-- ਵੇਖਦੇ 
“ਬੇਦ ਪੜਹਿ ਸੰਪੂਰਨਾ ਤਤੁ ਸਾਰ ਨ 'ਪੇਖੰ।” 
-ਮਾਰੂ ੫, ਵਾਰ ੧੩ : ੪ (1099) 
ਪੇਖਉ-- ।. ਵੇਖਦਾ ਹਾਂ 
“ਜਹ ਪੇਖਉ ਤਹਾ ਤੁਮ ਬਸਨਾ। ” 
--ਗਉ ੫, ੮੭, ੨: ੩ (161) 
“ਪ੍ਰਭ ਜੀਉ ਪੇਖਉ ਦਰਸੁ ਤੁਮਾਰਾ। ” (ਵੇਖਾਂ) 
ਚ --ਦੇਵ' ੫, ੨੦, ੧" : ੧ (532) 
2. ਵੇਖਦਾ ਹੈ 
“ਆਗਿਆ ਕਾਰੀ ਸਦਾ ਸੁਖੁ ਭੂੰਚੈ ਜਤ ਕਤ 
ਪੇਖਉ ਹਰਿ ਗੁਨੀ।” 
--ਰਾਮ ੫, ੩, ੨ : ੨ (883) 
ਪੇਖਹਿ-- 1. ਵੇਖਦਾ ਹੈ 
“ਜਿਹ ਪ੍ਰਸਾਦਿ ਖੇਖਹਿ ਬਿਸਮਾਦ। ” 
_--ਗਉ ੫, ਸੁਖ ੬, ੬ : ੨ (270) 
2. ਵੇਖਦੇ ਹਨ 
“ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ। ” 
--ਆਸਾ ੫, ੧੦੬, ੨ : ੧ (397) 
ਹੋਰ ਰੁਪ -- ਪੇਖਹੁ-- 
“ਆਠ ਪਹਰ ਪ੍ਰਭ ਪੇਖਹੁ ਨੇਰਾ।” (ਵੇਖੋ) 
--ਗਉ ੫, ਸੁਖ ੨੨, ੫ : ੭ (293) 
ਪੇਖਣਾ=- ਵੇਖਣਾ 
ਵੀ 
ਨਾਉ।” ਰ 
-ਗੂਜ ੫, ਵਾਰ ੧ਸ, ੫, ੧ : ੨ (517) 
ਹੋਰ ਰੂਪ -- ਪੇਖਣੋ-- 
__ “ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ 
ਜਾਈ।” (ਵੇਖਿਆ) 
ਰ -ਗੂਜ ਨਾਮ, ੨, ੨ : ੨ (525) 
ਪੇਖਤ-- ।. ਵੇਖਣ ਨਾਲ, ਵੇਖ ਕੇ, ਵੇਖਦਿਆਂ ਹੀ, 
ਦਰਸ਼ਨ ਕਰਦਿਆਂ 
ਸਾਂਤਿ।” --ਸਿਰੀ ੫, ੮੩, ੩ : ੧ (47) 


ਹਪੰਜੜ 


1574 


ਪੇਖਾਗਿਓ 


“ਦਰਸਨ ਪੇਖਤ ਸਭ ਦੁਖ ਪਰਹਰਿਆ।” [ ਤਿਪੀਆ।” 


-ਗਉ ੫, ੧੬੭", ੪ : ੨ (217) 
2. ਵੇਖਣਾ 


“ਸੋ ਜਨ ਦੁਤਰੁ ਪੇਖਤ ਨਾਹੀ।” (ਔਖਿਆਈ 


ਨਹੀ ਵੇਖਦਾ) 
-ਚਾਮ ੫, ੫੩, ੧ : ਜੀ 
ਹੋਰ ਰੂਪ -- ਪੇਖੰਤ-- 
` “ਮ੍ਰਿਗੀ ਪੇਖੰਤ ਬਧਿਕ ਪ੍ਹਾਰੇਣ ਲਖ ਆਵਧਹ। ” 
(ਵੇਖਿਆ/ਤਾੜਿਆ) 
-"ਸਸ ੫, ੬ : ੧ (1354) 
ਪੇਖਤਾ-- 
ਲਾਲ ਹਾਂ ਹਾਂ ਮਨ ਚਰਨ ਰੇਨ।” 
--ਕਾਨ ੫, ੩੮, ੧" : ੧ (1305) 
ਪੇਖਤੇ-- 
“ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ 
ਕਹਣੁ ਨ ਜਾਇ। ” (ਵੇਖਣ ਨਾਲ, ਦਰਸ਼ਨ 
ਕਰਨ ਨਾਲ) 


ਪੇਖੰਤੇ-- 
ਕਰੋਤਿ।”” --ਸਸ ੫, ੧ : ੩ (1354) 
3. ਵੇਖਦਿਆ ਵੇਖਦਿਆ 
'ਲੁਣੂ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ 
ਬਿਦਾਰਿਓ। ” 
-ਮਾਰੂ ੫, ੮, ੧੯ : ੨ (1001) 
“ਪੇਖਤ ਮਾਇਆ ਰੰਗ ਬਿਹਾਇ।” 
-ਭੈਰ ੫, ੨੮, ੨ : ੧(1143) 
ਪੇਖੰਦੜੋ-- ਵੇਖਣ ਵਾਲਾ( ਮਹਾਨਕੋਸ਼), ਵੇਖਦਾ 
ਹੋਇਆ (ਨਿਰਣੈ), ਵੇਖਣ ਨੂੰ 
(ਦਰਪਣ) 
“ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ।” 
-ਜੈਤ ੫, ਵਾਰ ੧੦ਸ, ੫, ੨ : ੧ (708) 
ਪੇਖੰਦੀਆ-- ਵੇਖਣ ਨਾਲ ਦਰਸ਼ਨ ਕਰਨ ਨਾਲ 
“ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦੀਆ।” 
ਰ੍ -ਜੈਤ ੫, ਵਾਰ ੧੬ਸ, ੫, ੨ : ੨ (709) 
ਹੋਰ ਰੂਪ -- ਪੇਖੰਦਿਆ-- 
_“ਲਗੜੀਆਂ ਪਿਰੀਅੰਨਿ ਪੇਖੰਢੀਆ ਨ 


-ਆਸਾਂ ੫, ਬਿਰ ੨, ੫ : ੧ (432) 





ਪੇਖਾਗਿਓ-- ਵੇਖਾਂ 


-ਮਾਰੂ ੫, ਵਾਰ ੨੧ਸ, ੫, ੧: ੧ (1101) 
ਪੇਖੰਦੋ-- ਵੇਖਦਾ ਰਹਿੰਦਾ ਹੈ, ਨਿਗਾਹ ਰਖਦਾ ਹੈ 
ਨਾਨਕ ਆਸੜੀ ਨਿਬਾਹਿ ਸਚਾ ਪੇਖੰਦੋ ਸਚੁ 
ਹੁਣੀ। 
--ਜੈਤ ੫, ਵਾਰ ੧੩ਸ, ੫, ੨ : ੨ (708) 
ਪੇਖਨ-- ਵੇਖਣ ਲਈ, ਦਰਸ਼ਨਾਂ ਲਈ 
“ਹਰਿ ਪੇਖਨ ਕਉ ਸਿਮਰਤ ਮਨੁ ਮੇਰਾ।”- 
-ਗਉਂ ੫, ੧੨੧, ੧ : ੧ (204) 
ਪੇਖਨਹਾਰ-- ਵੇਖਣ ਵਾਲੇ 
"ਦਰਸਨੁ ਸਤਿ ਸਤਿ ਪੇਖਨਹਾਰ। ” 
--ਗਉ ੫, ਸੁਖ ੧੭, ੧ : ੩ (285) 
ਹੋਰ ਰੂਪ -- ਪੇਖਨਹਾਰੁ-- 
“ਪੇਥੈ ਪੇਖਨਹਾਰੁ ਦਇਆਲਾ ਜੇਤਾ ਸਾਜੁ 
ਸੀਗਾਰੀ।” --ਰਾਮ ੫, ੭, ੧” : ੨ (884) 
ਪੇਖਨਾ-- ਖੇਡ, ਤਮਾਸ਼ਾ, ਦਿਖਾਵਾ 
"ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈ 
ਹੈ ਰੇ।”? __ --ਬਿਲਾ ਕਬ, ੧, ੧" : ੧ (855) 
“ਦਿਵਸ ਚਾਰਿ ਕੋ ਪੋਖਨਾ ਅੰਤਿ ਖੇਹ_ਕੀ ਖੇਹ।” 
(ਦਿਖਾਵਾ, ਖੇਡ) 
-ਸਲੋ ਕਬ, ੧੭੮ : ੨ (1374) 
“ਜਿਉਂ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ।” 


` -ਸਲੋ ਕਬ, ੨੩ : ੧ (1427) 
ਪੇਖਨੁ-- ਵੇਖਣਾ ਵਿ 
“ਜੇਤਾ ਪੇਖਲੂ ਤੇਤਾ ਧਿਆਨੁ।” 
-ਗਉ ੫, ਅਸ ੩, ੨ : ੪ (236) 
ਪੇਖਾ-- 1. ਵੇਖਿਆ ਹੈ 
“ਸੇ ਨੇਤ ਪਰਵਾਣੁ ਜਿਨੀ ਦਰਸਨੁ ਪੇਖਾ।” 
-ਮਾਂਝ ੫, ੨੯, ੨ : ੧ (103) 
“ਜੀਵਨੁ ਤਉ ਗਨੀਐ ਹਰਿ ਪੇਖਾ।” (ਵੇਖਿਆ 
ਹੋਵੇ) -ਸਾਰ ੫, ੮੮, ੧“ : ੧ (1221) 
2. ਮੈਂ ਵੇਖਾਂ 
“ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ।” 
-ਗਉਂ ੫, ੧੬੬", ੨ : ੧ (216) 


ਪੇਖਾਗਿਓ। --ਸਾਰ ੪, ੫. ੩ : ੨ (1204) 


ਪੇਖਾਰਉ 
ਪੇਖਾਰਉ-- ਵਿਖਾਵਾ 
“ਕਹ ਧੇਖਾਰਉ ਹਉ ਕਰਿ ਚਤੁਰਾਈ ਬਿਸਮਨ 
ਬਿਸਮੇ ਕਹਨ ਕਹਾਤਿ। ” 
--ਦੇਵ ੫, ੩੫, ੧ : ੧ (535) 
ਪੋਖਿ=- ਵੇਖ ਕੇ 
“ਬਿਆਪਤ ਧਨ ਨਿਰਧਨ ਪੇਖਿ ਸੋਭਾ। ” 
--ਗਉ ੫, ੮੮, ੧ : ੩ (182) 
ਹੋਰ ਰੂਪ -- ਪੇਖਿਓ-- 
“ਗੁਰ ਕੈ ਬਚਨਿ ਪੇਖਿਓ ਸਕੁ ਬ੍ਰਹਮੁ ।”” 
(ਵੇਖਿਆ ਹੈ) 


--ਗਉ ੫, ਅਸ ੮, ੪ : ੨ (239) 


ਪੇਖਿਆ- 
ਕਰਿ ਪੇਖਿਆ।” (ਵੇਖਿਆ ਹੈ) 
`. -ਗਉ ੫, ੧੩੨", ੩ : ੧ (206) 
“ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ। ” 
(ਵੇਖਿਆ ਭਾਵ ਸਮਝਿਆ ਹੈ) 
--ਆਸਾ ੫, ੧੧੦, ੪ : ੧ (398) 
ਪੇਖੀ-- 
“ਬਹੁ ਰੰਗ ਮਾਇਆ ਬਹੂ ਬਿਧਿ ਪੇਖੀ।” 
(ਵੇਖੀ) _ _--ਗਉ ੫, ੮੧, ੧ : ੧ (179) 
ਪੇਖੀਅਲੇ-- ਵੇਖਿਆ ਹੈ 
“ਆਜੁ ਮੇਰੈ ਮਨਿ ਪ੍ਰਗਟੂ ਭਇਆ ਹੈ ਖੇਖੀਅਲੇ 
ਧਰਮ ਰਾਓ।” 


--ਸਿਰੀ ਤ੍ਰਿਲੋ, ੨, ੪ : ੧ (92) 


ਪੇਖੀਐ-- ਦੇਖਦੇ ਹਾਂ 
“ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੇ 
ਨਾਉ।” _--ਆਸਾ ੫, ਅਸ ੨, ੪ : ੧ (431) 
“ਪ੍ਰਭ ਪੇਖੀਐ ਬਿਸਮਾਦ। ” 
--ਬਿਲਾ ੫, ਅਸ ੧, ੪ : ੧ (837) 
ਪੇਖੁ-- ਵੇਖ 
“ਨੇਤਰ ਸੰਤਨ ਕਾ ਦਰਸਨੁ ਖੇਖੁ ।” 
--ਗਉ ੫, ੧੨੦, ੨ : ੧ (190) 
ਹੋਰ ਰੂਪ -- ਪੇਖੋ-- 
“ਸਰਬ ਨਿਧਾਨ ਪੇਖੇ ਮਨ ਮਾਹਿ।” (ਵੇਖੇ) 
--ਗਉ ੫, 22, ੨ : ੩ (178) 


ਪੇਥੈ-- 


1275 














“ਪੇਥੈ ਬੋਲੈ ਸੁਣੈ ਸਭੁ ਆਪ।” (ਵੇਖਦਾ ਹੈ) 
--ਗਉ ੫, ੯੨, ੩ : ੧ (163) 
ਪੇਟਿ-- ਢਿੱਡ ਵਿਚ, ਉਦਰ ਮਾਹਿ ਰ੍ 
“ਗਰਧਪ ਵਾਂਗੂ ਲਾਹੇ ਪੇਟਿ।” 
--ਗਉ ੫, ੧੦੭", ੧ : ੨ (201) 
ਹੋਰ ਰੂਪ -- ਪੋਟੁ- 
“ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ 
ਪੇਟੁ।” (ਢਿੱਡ) 
_-ਸੂਹੀ ੩, ਵਾਰ ੧੬ਸ, ੧, ੨ : ੩ (790) 
ਪੇਡ-- ।. ਬੂਟਾ, ਦਰਖਤ 
“ਏਕੁ ਬਗੀਚਾ ਪੇਡ ਘਨ ਕਰਿਆ।” 
-ਆਸਾ ੫, ੫੬, ੧ : ੧ (385) 
2. ਮੂਲ, ਮੁਢ, ਅਰੰਭ ਰ ਰ੍ 
“ਪਾਇਓ ਪੇਡ ਥਾਨਿ ਹਾਂ।”” 
`_ -ਆਸਾ ੫, ੧੫੮, ੧ : ੪ (409) 
“ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ_ 
ਓੜਿ।”” _ --ਸਲੋ ਕਬ, ੧੫੩ : ੧ (1372) 
ਪੇਡਾ-- ਦਰਖਤ/ਬੂਟੇ ਦਾ ਧੜ, ਤਨਾ 
“ਡਾਲਾ ਸਿਉ ਪੇਡਾ ਗਟਕਾਵਹਿ। ” 
--ਆਸਾ ਕਬ, ੩੪, ੩ : ੨ (476) 
ਪੇਡਿ- 1. ਮੁੱਢ ਤੋਂ ਹੀ, ਸ਼ੁਰੂ ਤੋਂ ਹੀ __ 
“ਪੇਡਿ ਲਗੀ ਹੈ ਜੀਅੜਾ ਚਾਲਣ ਹਾਰੋ।” 
--ਆਸਾ ੧, ੩੪, ੩ : ੨ (359) 
2. ਦਰਖਤ ਤੋਂ 
“ਤਿਸ ਕੈ ਖੇਡਿ ਲਗੇ ਫਲ ਫੂਲਾ। ” 
--ਆਸਾ ਕਬ, ੨੨, ੩ : ੨ (481) 
ਹੋਰ ਰੂਪ -- ਪੇਡੁ- 
“ਤੂੰ ਪੇਡੁ ਸਾਖ ਤੇਰੀ ਫੂਲੀ। ” (ਦਰਖਤ, ਬੂਟਾ) 
--ਮਾਝ ੫, ੨੮, ੧ : ੧ (102) 
ਪੇਡੁ-- ।. ਦਰਖਤ, ਦੇਖੋ 'ਪੇਡਿ” (2) 
2. ਤਨਾ, ਮੁੱਢ 
ਗਿਆਨੁ।”” (ਤਨਾ, ਮੁੱਢ) 
--ਬਸੰ ੧, ੧, ੨ : ੧ (1168) 
ਪੇਡੇ-- ਦਰੰਖਤਾਂ/ਬੂਟਿਆਂ ਨਾਲ 
ਪੇਰਣ-- (ਫਾ. ਪੇਰਾਹਨ) ਚੋਲਾ, ਲਿਬਾਸ, ਲੰਮਾ 
ਕੁੜਤਾ 


ਪਰੂ 1576 


“ਇਕਨ੍ਹਾ ਪੇਰਣ ਸਿਰ ਖੂਰ ਪਾਟੇ ਇਕਨ੍ਾ ਵਾਸੁ 





ਪੇਰੁ-- ਪੈਰ 
"ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ। ” 
-ਗੂਜ ੫, ਵਾਰ ੩ਸ, ੫, ੧ : ੨ (518) 
ਪੇਲ-- ਪ੍ਰੇਰ ਕੇ, ਧਕ ਕੇ 
“ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ 
ਮਨੂਆ ਪੇਲ। ” 
-ਆਸਾ ੪, ੬੧, ੪ : ੨ (368) 
“ਅਚਿੰਤੁ ਜਾਲੁ ਕਾਲੁ ਚਕ ਪੇਲ। ” (ਧਕਦਾ/ਚਲਾਂਦਾ 
ਹੈ) -ਰਾਮ ੫, ੫੨, ੧ : ੪ (899) 
ਪੇਲਿ-- ਪੀੜਨਾ 
“ਤਿਨ ਕਉ ਕਾਲ ਨ ਸਾਕੇ ਪੇਲਿ। (ਭਾਵ ਦਬਾਉਣਾ) 
-ਆਸਾ ੧, ੧੫, ੨ : ੨ (353) 


“ਕਾਚੀ ਸਰਸਉ ਪੇਲਿ ਕੈ ਨਾ ਖਲਿ ਭਈ ਨ ਤੇਲੂ।” 
ਪੇਲੈ-- ਪ੍ਰੇਰੇ 


“ਕਾਲੂ ਕੰਟਕੁ ਮਾਰੇ ਸਚੁ ਪੋਲੈ।” (ਸਦਾ ਆਪ 


-ਸਲੋ ਕਬ, ੨੪੦ : ੨ (1377) 


ਪ੍ਰੇਰਦਾ ਹੈ) --ਆਸਾ ੧, ਅਸ ੮, ੨ : ੪ (415) | 


ਪੇਵਕੜੈ-- ਪੇਕੇ ਘਰ, ਮਾਪਿਆਂ ਦੇ ਘਰ, ਇਸ 
ਲੋਕ ਵਿਚ 
“ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ 
ਸੋਹੰਦੀ।” _ --ਸਿਰੀ ੪, ਛੰਤ ੧, ੩ : ੨ (78) 
ਪੇੜੈ-- ।. ਪਿੰਨੇ (ਮਹਾਨਕੋਸ਼/ਨਿਰਣੈ) ਵਸ ਵਿਚ, 
ਪੇਟੇ (ਸ਼ਬਦਾਰਥ, ਦਰਪਣ) 
"ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਿਆਰ।” 
-ਆਸਾ ੧, ਵਾਰ ੬ਸ, ੧, ੨ : ੧ (466) 
2. ਪਲੇ, ਭਾਂਡੇ ਵਿਚ 
“ਜੇ ਫਿਰਿ ਮਿਠਾ ਪੇੜੈ ਪਾਇ।” 
-ਸਾਰ ੪, ਵਾਰ ੧ਪਸ, ੧, ੨ : ੭ (1243) 


'ਧੈ-- ।. ਧੈਕੇ, ਪਕੜ ਕੇ 


“ਨਾਨਕ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ 


ਕੂ ਸੰਜਿਆਹੀ।” 
--ਸਿਰੀ ੧, ੨੭, ੪ : ੨ (24) 
“ਪੈ ਪਾਇ ਮਨਾਈ ਸੋਇ ਜੀਉ।” (ਡਿਗ ਕੇ) 
-ਸਿਰੀ ੫, ਅਸ ੨੯, ੧" : ੧ (73) 
ਹਾ ਪੈ ਕੇ ਭਾਵ ਭਾਰੂ ਹੋ ਕੇ 





ਮਸਾਣੀ।”-- ਆਸਾ ੧, ਅਸ ੧੨, ੬ : ੨ (418) 














“ਪੈ ਕੋਇ ਨ ਕਿਸੈ ਰਵਾਣਦਾ।” 
-ਸਿਰੀ ੫, ਅਸ ੨੯, ੧੩ : ੨ (74) 
“ਸਕਤਾ ਸੀਹੁ ਮਾਰੇ ਧੈ ਵਗੈ ਖਸਮੈ ਸਾ 
ਪੁਰਸਾਈ।” (ਪੈ/ਭਾਰੂ ਹੋਕੇ) 
-ਆਸਾ ੧, ੩੯, ੨ : ੧ (360) 
3. ਪੈ ਕੇ ਭਾਵ ਡਿਗ ਕੇ 
ਸਾਗਰ ਪੈ ਅਮਰੁ ਭਇਆ।” 
-ਸਿਰੀ ਭ੍ਰਿਲੋ, ੨, ੨ : ੧ (92) 
"ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ 
ਪੈ।” 
ਰਾਮ ੫. ਵਾਰ ੮ਸ, ੫, ੧: ਦ (961) 
4. ਰਾਹੀਂ, ਦੁਆਰਾ 
“ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ।” 
-ਆਸਾ ੧, ਵਾਰ ੧੮ਸ, ੧, ੨ : ੩ (472) 
5. ਪੈ ਕੇ ਭਾਵ ਲੇਟ ਕੇ 
“ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ 
ਖੜੇ ।”” ਰ੍ 
-ਆਸਾਂ ੧, ਵਾਰ ੨੪ਸ, ੧, ੧ : ੩ (475) 
"'ਮੰਦਲੂ ਨ ਬਾਜੈ ਨਟੂ ਪੈ ਸੂਤਾ।” 
-ਆਸਾ ਕਬ, ੧੧, ੧ : ੨ (478) 
6. ਪਰ, ਪ੍ਰੰਤੂ 
“ਸੇਜ ਏਕ ਪੈ ਮਿਲਨੁ ਦੁਹੇਰਾ।” 
-ਆਸਾ ਕਬ, ੩੦, ੨ : ੨ (483) 
“ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਰੋ ਬਾਸਨਾ 
ਤੇ ਬਾਹਰਿ ਖੈ ਦੇਖੀਅਤੁ ਧਾਮ ਸਿਉ।” 
-ਸਵੇ ੫, ਮਥੁ ੩ : ੨ (1408) 
7. ਪੈਰ 
“ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ 
ਹੋਈ।”” _ --ਸੋਰ ਰਵਿ, ੧, ੪ : ੨ (658) 
8. ਗ੍ਰਸਤ ਹੋ 
“ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ 
ਪੈ ਪਚੀਐ।” 
-ਪ੍ਰਭਾ ੧, ਅਸ ੪, ੭ : ੨ (1344) 
9. ਤੋਂ ਕੋਲੋਂ ਰ 
“ਏਕ ਸਮੇ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਧੈ 
ਜਬਾਬੁ ਨ ਹੋਇ।” 
-ਸਾਰ ਨਾਮ, ੩, ੧ : ੨ (1253) 


ਪੈਓਹਰੀ-- ਥਣਾਂ ਵਾਲੀ 
“ਉਤੰਗੀ ਪੈਓਹਰੀ ਗਹਿਰੀ ਗੰਭੀਰੀ।” 
ਰ੍ --ਸਲੋ ੧, ੧ : ੧ (1410) 
ਪੈਆਰੁ-- ਪਰਾਲੀ, ਧਾਨ ਦਾ ਫੂਸ 
“ਕਬਹੂ ਭੂਮਿ ਪੈਆਰੁ ਨ ਪਾਵੈ।” 
ਰ੍ --ਭੈਰ ਲਾਮ, ੫, ੩ : ੨ (1164) 
'ਸੈਸਉ-- ਪੈਂਦਾ 


੬ 


ਸਤਾਵਉਗੋ।” --ਰਾਮ ਨਾਮ, ੨, ੩ : ੧ (973) 
ਪੈਸਕਾਰਿਆ-- ਪਸਾਰਾ, ਆਗਮਨ ਅਡੰਬਰ 
“ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ। ” 


-"ਰਾਮ ਬਸ, ਵਾਰ 2 : 2 (9667) 


ਪੈਸਾ-- ਭਾਵ ਤਾਂਬਾ, ਪੈਸਾ ਇਕ ਸਿੱਕਾ ਜੋ ਤਾਂਬੇ ਦਾ 
ਬਣਿਆ ਹੁੰਦਾ ਹੈ 
“ਸੁਰਗ ਨਰਕ ਅੰਮਿ੍‌ਤ ਬਿਖੁ ਦੇ ਸਭ ਤਿਉ ਕੰਚਨ 
ਅਰੁ ਪੈਸਾ।”--ਗਉ ੯, ੭, ੨ : ੧ (220) 
ਪੈਸਿ-- ਪੈ ਕੇ , ਪ੍ਰਵੇਸ਼ ਕਰਕੇ 
“ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ 
ਮਿਲਿਓ ਜੁਲਾਹੋ।” 


--ਧਨਾ ਕਬ, ੩, ੧ : ੨ (692) ' 


ਪੈਸੀਲੇ-- ਪ੍ਰਵੇਸ਼ ਹੋਇਆ ਹੈ 
-ਰਾਮ ਕਬ, ੧੦, ੨ : ੨ (972) 
ਪੈਸੈ-- ਪਵੇ 


“ਤਉ ਦੂਜੀ ਦ੍ਰਿਸਟਿ ਨ ਪੈਸੈ ਕਬੇ।” 
--ਗਉ ਕਬ, ਵਾ ੬ : ੪ (344) 
“ਦਹ ਹਸਾਰ ਤਿਸ ਕੀ-ਕੀ ਜੀ ਪਲੀ ਸਿ ਕਚਜ਼ਿ 

ਜਰੈ।? (ਪੈਂਦਾ ਹੈ) - 
-ਮਾਰੂ ੧, ਅਸ ੧੧, ੬ : ੨ (1016) 
ਪੈਕਾਨੈ-- (ਫਾ.ਪੈਕਾਨੀ) ਰਤਨ, ਮਾਣਿਕ ( ਮਹਾਨ- 
ਕੋਸ਼) 
“ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ 
ਸੁਮਤਿ ਦੇਇ ਪੈਕਾਨੈ ।” 


(ਰਤਨ ਰੂਪ ਸਿਖਿਆ ਭਾਵ ਅਮੋਲਕ ਸਿਖਿਆ) 


--ਕਲਿ ੪, ੫, ੨ : ੧ (1320) 


1577 





(ਨਿਰਣੈ “ਦਰਪਨ” ਸ਼ਬਦਾਰਥ “ਪੈ-ਕਾਨੇ” ਕਰਕੇ 
ਅਰਥ ਕੰਨ ਵਿਚ ਅਥਵਾ ਬੜੇਧਿਆਨ ਨਾਲ 
ਕਰਦਾ ਹੈ) 

ਪੈਕਾਬਰ-- ਸੁਨੇਹਾ ਲਿਆਉਣ ਵਾਲੇ, ਪੈਗੰਬਰ 
“ਸਵਾ ਲਾਖ ਪੈਕਾਬਰ ਤਾ ਕੇ।” 

--ਭੈਰ ਕਬ, ੧੫, ੧ : ੨ (1161) 
ਹੋਰ ਰੂਪ -- ਪੈਕਾਂਬਰ -- 
“ਪੀਰ ਪੈਕਾਂਬਰ ਸੇਖ।” 
--ਰਾਮ ੫, ੪੫, ੩ : ੨ (897) 
ਪੈਕਾਮਰ-- ਪੈਗੰਬਰ, ਸੁਨੇਹਾ ਲਿਆਉਣ ਵਾਲੇ 
ਸਹੀਦ।” _ --ਸਿਰੀ ੧, ਅਸ ੧, ੩ : ੧ (53) 
ਪੈਕਾਮੁ-- (ਫਾ.ਪੈਕਾਨ) ਤੀਰ 
“ਪਿਰਮ ਪੈਕਾਮੂ ਨ ਨਿਕਲੈ ਲਾਇਆ ਤਿਨਿ 


ਸੁਜਾਣਿ।” -ਸਲੋ ੧, ੧੩ : ੪ (1411) 
ਪੈਕਾਰੁ-- ਪੰਕਾਰ,ਨਿਆਰੀਆ ਜੋ ਪੁਰਾਣੇ ਸਮੇ' 
ਟਕਸਾਲ ਦੀ ਸੁਆਹ ਵਿਚੋਂ ਚਾਂਦੀ ਸੋਨਾ 

ਨਿਖਾਰਦਾ ਸੀ ੍ 


-ਆਸਾ ੧, ਅਸ ੫, ੨ : ੨ (413) 
(ਮਹਾਨਕੋਸ਼ ਇਥੇ ਅਰਥ “ਇਰਾਦਾ” ਖਿਆਲ, 
ਸੰਕਲਪ ਕਰਦੇ ਹਨ) 

ਪੈਖਰ-- ।. ਪੈਰ ਜਕੜਨ ਦਾ ਬੰਧਨ, ਢੰਗਾ 
“ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ 
ਪੈਰਾ।” __--ਗਉ ੫, ੧੬੩", ੨ : ੨ (216) 
ਹੋਰ ਰੂਪ -- ਪੈਖਰੁ-- 
“ਖਰ ਕਾ ਪੈਖਰੁ ਤਉ ਛੂਟੈ ਜਉ ਊਪਰਿ 
ਲਾਦਾ।” (ਰੱਸਾ ਜੋ ਪੈਰ ਨੂੰ ਪਾ ਕੇ ਖੋਤੇ ਨੂੰ 
ਕਿਲ੍ਹੇ ਨਾਲ ਬੰਨ੍ਹੀਦਾ ਹੈ) 
--ਬਿਲਾ ੫, ੫੮, ੧" 
ਪੈਖੜੂ-- ਢੰਗਾ, ਬੰਧਨ 
“ਹਉਮੈ ਪੈਖੜੁ ਤੇਰੇ ਮਨੈ ਮਾਹਿ।” ਰ 
-ਬਸੰ ੧, ਅਸ ੫. ੬ : ੧(1189) 
ਪੈਖਾਕ- ਚਰਨ ਧੂੜ, ਪੈ (ਫਾ. ਪੈਰ) “ ਖਾਕ 
(ਫਾ. ਮਿੱਟੀ) 
ਕਬੂਲੁ ਦਰਾ। ''--ਮਾਰੂ ੫, ਸੋਲਾ ੧੨, ੧:੩ (1083) 


: ੨ (815) 


ਪੈਜ 1578 


ਪੈਨਣ 


“ਮਕਾ ਮਿਹਰ ਰੋਜਾ ਧਖੈਖਾਕਾ। ” “ਜਿਹ ਧੈਂਡੈ ਲੂਟੀ ਪਨਿਹਾਰੀ।” 


-ਮਾਰੂ ੫, ੧੨, ੫ : ੧ (1084) 
ਪੈਜ-- ।. ਇਜ਼ਤ, ਮਾਨ, ਲਾਜ 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ 
ਮਸਤਕਿ ਧਾਰਿ ਜੀਉ।” 
--ਸਿਰੀ ੧, ਅਸ ੨੮, ੧੬ : ੨ (72) 
“ਐਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ 
ਸਿਉ ਬਨਿ ਆਈ।” (ਲਾਜ) 
-ਗੂਜ ੧, ਅਸ ੩, ੭ : ੧ (504) 
2. ਨਾਮਵਰੀ 
“ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ 
ਫੈਲ” 
--ਆਸਾ ੧, ਵਾਰ ੨੦ਸ, ੧, ੨ : ੧ (473) 
ਪੈਂਝੈ-- ।. ਪਹਿਰੀਏ, ਪਾਈਏ 
“ਵਿਣੁ ਨਾਵੈ ਸਭ ਵਿਸੁ ਪੈਂਝੈ ਖਾਈਐ।” 


-ਮਾਝ ੧, ਵਾਰ ੧੪ : ੪ (144) 





2. ਭਾਵ ਮਾਨ ਪ੍ਰਾਪਤ ਕਰੇ, ਇਜ਼ਤ ਪ੍ਰਾਪਤ ਕਰੇ [ 
“ਮਿਤੁ ਪੈਂਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ . 


ਭਾਵਏ ।” 


-ਰਾਮ ਸੁੰਦ, ੪ : ੩ (923) 


(ਮਹਾਨਕੋਸ਼ ਅਰਥ “ਪਹਿਰਾਇਆ ਜਾਵੇ” ਕਰਦਾ 


ਹੈ) 
“ਮਾਨੈ ਹੁਕਮੁ ਸੁ ਦਰਗਹ ਪੈਂਝੈ ਸਾਚ ਮਿਲਾਇ 
ਸਮਾਇਦਾ।” (ਮਾਨ ਪਾਂਦਾ ਹੈ) 
-ਮਾਰੂ ੧, ਸੇਲਾ ੧੬, ੧੩ : ੩ (1037) 
3. ਭਾਵ ਸਿਰੋਪਾ ਪਾਣ ਨਾਲ 
-ਮਾਰੂ ੧, ਸੋਲਾ ੭, ੧੫ : ੨ (1027) 
ਪੈਠੀ-- ਪ੍ਰਵੇਸ਼ ਕਰ ਗਈ, ਸਮਾ ਗਈ 
“ਮਾਰੂ ਮਾਰੁ ਸੁਪਨੀ ਨਿਰਮਲ ਜਲਿ ਪੈਠੀ।” 
“ਆਸਾ ਕਬ, ੧੯, ੧" : ੧ (460) 
ਪੈਡਾ-- ਮਾਰਗ, ਪੰਧ 
“ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ 
ਭਰਿ ਡਾਰੀ। ”--ਕੇਦਾ ਕਬ, ੨, ੪ : ੧ (1123) 
ਪੈਡੇ-- ।. ਦੂਰੀ, ਫਾਸਲਾ 
“ਧੈਡੇ ਬਿਨੁ ਬਾਦ ਘਨੇਰੀ।”” 


--ਬਸੰ ਕਬ, ੩, ੩ : ੨ (।194) 





-ਆਸਾ ੫, ੯੧, ੧ : ੧ (393) 
“ਜਿਹ ਪੈਂਡੈ ਮਹਾ ਅੰਧ ਗੁਬਾਰਾ।” (ਸਫਰ ਵਿਚ) 
-ਗਉਂ ੫, ਸੁਖ ੨, ੪ : ੩ (264) 

ਪੈਤੀਸ-- ਗਿਣਤੀ ਦੀ ਇਕ ਇਕਾਈ, ਪੈਂਤੀ 
“ਤੀਸ ਇਕ ਅਰ ਪੰਜਿ ਸਿਧੁ ਪੈਤੀਸ ਨ ਖੀਣਉ।” 
-ਸਵ ੩, ੧੨ : ੪ (1394) 
ਪੈਦਾਇਸਿ-- ਉਤਪਤੀ, ਰਚਨਾ, ਕਿਰਤ (ਫ. 

ਪੈਦਾਇਸ਼) 

“ਅਸਮਾਨ ਜਿਮੀ ਦਰਖਤ ਆਬ ਧੈਦਾਇਸਿ 
ਖੁਦਾਇ। ” -ਤਿਲੰ ੫, ੧, ੧ : ੨ (723) 


| ਧੈਥਾ-- ।. ਪਹਿਨਾਇਆ, ਪੁਆਇਆ 


“ਨਾਨਕ ਦਰਿ ਪਰਧਾਨੁ ਸੋ ਦਰਗਹਿ ਧੈਥਾ ਜਾਇ।” 
(ਇਜ਼ਤ ਦਾ ਕਪੜਾ/ਖਿਲਤ/ਸਿਰੋਪਾ) ਪਹਿਨਾਇ- 
ਆ ਜਾਂਦਾ ਹੈ) _--ਸਿਰੀ ੧, ੧੪, ੪ : ੩ (19) 
ਹੋਰ ਰੂਪ -- ਪੈਧੇ-- 
“ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ 
ਪੈਥੇ ਜਾਹੀ।” 
--ਸਿਰੀ ੪, ਵਾਰ ੧੪ : ੫ (89) 
2. ਪਾਉਂਦਾ, ਪਹਿਰਦਾ, ਪਹਿਣਦਾ 
“ਹੁਕਮੀ ਧੈਧਾ ਜਾਇ ਦਰਗਹ ਭਾਣੀਐ ।” 
(ਸਿਰੋਪਾ ਪਹਿਣਦਾ ਹੈ) 
-ਆਸਾ ੧, ਅਸ ੧੬, ੫ : ੧ (420) 
3. ਪਾਇਆ, ਪਹਿਰਿਆ ਹਸ 
“ਤਿਨ ਕਾ ਪਾਧਾ ਪੈਧਾ ਮਾਇਆ ਸਭੁ ਪਵਿਤੁ ਹੈ 
ਜੋ ਨਾਮਿ ਹਰਿ ਰਾਤੇ।” 
-ਸੋਰ ੪, ਵਾਰ ੧੬ : ੧ (648) 
ਹੋਰ ਰੂਪ - ਪੈਧੀ-- 
“ਹਰਿ ਚੋਲੀ ਦੇਹ ਸਵਾਰੀ ਕਢਿ ਧੈਥੀ ਭਗਤਿ 
ਕਰਿ।” (ਪਾਈ, ਪਹਿਣੀ) - 
-ਸੋਰ ੪, ਵਾਰ ੧੧ : ੧ (646) 
ਧੈਬੈ-- 
“ਜਿਤੁ ਪੈਂਥੈ ਤਨੁ ਪੀੜੀਐ ਮਨ ਮਹਿ ਚਲਹਿ 
ਵਿਕਾਰ।” (ਪਹਿਣਨ ਨਾਲ) 
--ਸਿਚੀ ੧, ੭, ੨" : ੨ (16) 
ਧਪੈਨਣ-- ਪਾਉਣ, ਪਹਿਰਣ 


ਪੈਨਣੁ 


1579 


ਪੈਨ੍ਉ 





“ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ 
ਹੋਵਹ ਹੋਰ ਪੈਲਣ ਕੀ ਹਮਰੀ ਸਰਧ ਗਈ ।” 
--ਵਡ ੪. ਵਾਰ ੧2 ! 2 (5937) 


ਹੋਰ ਰੂਪ -- ਪੈਨਣਾ - 
“ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ 
ਕੀਤੁ।” (ਪਾਉਣਾ) 


--ਸਿਰੀ ੫, ੭੫, ੪ : ੪ (44) 
ਧੈਨਣੂ-- ।. ਪਹਿਰਣ, ਪੋਸ਼ਾਕ, ਪਹਿਰਾਵਾ 
“ਤਿਸੁ ਵਣੁ ਸਭੁ ਅਪਵਿਤੁ ਹੈ ਜੇਤਾ ਖੈਨਣੁ ਖਾਣੂ। ” 
-ਸਿਰੀ ੧, ੫, ੪ : ੨ (16) 
“ਰਤਾ ਪੈਨਣੂ ਮਨੁ ਰਤਾ ਸੁਪੇਦੀ ਸਤੁ ਦਾਨੁ ।” 
--ਸਿਰੀ ੧, ੭, ੨ : ੧ (16) 
2. ਪਾਉਣਾ, ਪਹਿਰਣਾ 
“ਮਾਲੁ ਜੋਬਨੁ ਛੋਡਿ ਵੈਸੀ ਰਹਿਓ ਆ 
ਖਾਇਆ।” 
--ਆਸਾਂ ੫, ਛੰਤ ੧੧, ੧ : ੫ (460) 
“ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੂ 
ਸਿਧੀ ਧਿਗੁ ਕਰਮਾਤਿ।” 





-ਸੋਰ ੪, ਵਾਰ ੨੦ਸ, ੩, ੨ : ੩ (650). 


ਪੈਨਦਾ-- ਪਾਉਂਦਾ 
“ਗਊ ੫. ੧੪੭, ੧ : ੧ (195) 


“ਹਸੰਦਿਆਂ ਖੇਲੰਦਿ: ਆਂ ਪੈਨੰਦਿਮ ਮਾ ਖਾਵੰਦਿ: ਆਂ ਵਿਚੇ 


ਹੋਵੈ ਮੁਕਤਿ। ” 
-ਗੂਜ ੫, ਵਾਰ ੧£ਸ, ੫, ੨ : ੨ (522) 
ਧੈਨਦੇ-- ਪਹਿਰਦੇ, ਪਾਉਂਦੇ 
ਤਪ 
ਜੰਮੇ ਕੋੜੇ।? _--ਗਉ ੪, ਵਾਰ ੧੧ : ੪ (306) 
ਪੈਨਨਿ-- ਪਾਣ 
--ਰਾਮ ੫, ਵਾਰ ਪਸ, ੫, ੨ : ੩ (959) 


ਪੈਨਾ=- ਪਾਉਂਦਾ ਹਾਂ 


“ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ 


ਖਾਉ।” --ਮਾਝ ੫, ਦਿਨ ੪ : ੪ (137) 
ਪੈਨਾਇਆ-- ਪੁਆਇਆ, ਪਹਿਰਾਇਆ ਭਾਵ 
੍ _ਖਿਲਤ ਦਿਤੀ, ਸਿਰੋਪਾ ਨਾਲ 





ਨਿਵਾਜਿਆ 
“ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ 
ਪੈਨਾਇਆ। ” (ਭਾਵ ਖਿਲਤ ਪਹਿਨਾਈ, ਸਿਰੋਪਾ 
ਦਿਤਾ) --ਸਿਰੀ ੪, ਵਾਰ ੨੧ : ੫ (91) 
ਹੋਰ ਰੂਪ - ਪੈਨਾਈਓ-- 
“ਗੁਰਿ ਦੀਬਾਣਿ ਕਵਾਇ ਪੈਨਾਈਓ। ” 
--ਸਿਰੀ ੫, ਅਸ ੨੯, ੪ : ੨ (73) 
ਪੈਨਾਈਅਹਿ-- ਹ 
“ਤੇ ਹਰਿ ਦਰਗਹਿ ਪੈਨਾਈਅਹ ਜਿਨ ਹਰਿ 
ਵੁਠਾ ਮਨ ਮਾਹਿ।” 
ਰ੍ --ਗਉ ੪, ਵਾਰ ੧੭ਸ, ੪, ੧ : ੫ (310) 
ਪੈਨਾਈਅਨਿ-- 
“ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ _ 
ਮਨਿ ਵਸਿਆ ਆਇ।” (ਭਾਵ ਸਨਮਾਨੇ 
ਗਏ/ਵਡਿਆਏ ਗਏ) 
-ਕਾਨ ੪, ਵਾਰ ੯ਸ, ੪, ੧: ੪ (1316) 
ਪੈਨਾਈਆ-- 
“ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ 
ਛੁ ਲਾਈਆ।” 
--ਤਿਲੰ ੪, ਅਸ ੨, ੧੧ : ੨ (726) 
ਧੈਨਾਈਐ-- 





ਨਿਵਾਸੁ।”” --ਸਿਰੀ ੧, ੧੮, ੩ : ੩ (21) 
ਪੈਨਾਏ-- 

“ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ 

ਦਰਗਹ ਸਚੀ ਧੈਨਾਏ ।” 


--ਗਉ ੪, ਵਾਰ ੭ਸ, ੪, ੧ : ੩ (302) 
ਪੈਨਾਵਏ-- 
“ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ 
ਪੈਨਾਵਏ । ”--ਰਾਮ ਸੁੰਦ, ਸਦ ੪ : ੪ (923) 
ਧੈਨੈ-- ਪਾਏ, ਪਹਿਰੇ 
“ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ।” 
-ਮਾਝ ੧, ਵਾਰ ੨ਸ, ੧, ੧ : ੩ (138) 
“ਜਿਸ ਕਾ ਦੀਆ ਧੈਨੈ ਖਾਇ।” 
--ਗਉ ੫, ੧੪੫, ੧ : ੧ (195) 
ਧੈਨ੍ਉ-- ਪਾਉਂਦਾ/ਪਹਿਰਦਾ ਹਾਂ 


-ਆਸਾਂ ੫, ੬੦੨, ੨ : ੧ (386) 


ਪੈਨ੍ਣਹਾਰੁ 


ਪੈਨ੍ਣਹਾਰੁ-- ਪਾਉਣ ਵਾਲਾ 
“ਕੂੜੁ ਸੁਇਨਾ ਕੂੜੁ ਰੁਪਾ ਕੂਤੁ ਪੈਨ੍ਣਹਾਰੁ । ” 
--ਆਸਾ ੧, ਵਾਰ ੧੦ਸ, ੧, ੧ : ੩ (468) 
ਪੈਨ੍ਣਾ-- ਪਾਉਣਾ, ਪਹਿਰਨਾ, ਅੰਗੀਕਾਰ ਕਰਨਾ 
ਹੋਇ।” 
--ਬਿਲਾ ੪, ਵਾਰ ੬ਸ, ੩, ੧ : ੪ (851) 
ਪੈਨ੍ਣੁ- 1. ਪੋਸ਼ਾਕ, ਪਹਿਰਾਵਾ 


“ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਣੁ 


ਭਗਤਿ ਬਡਾਈ। ” 
--ਸਾਰ ੩, ਅਸ ੧, ੨ : ੧ (1233) 
2. ਪਹਿਨਣੇ, ਪਾਉਂਣੇ 
“ਧੈਨ੍ਣੁ ਖਾਣਾ ਚੀਤਿ ਨ ਪਾਈ।” 

-ਪਖ੍ਭਾ ੧, ੧੪, ੧ : ੩ (1331) 
ਪੈਨਾਇਆ-- ਵਡਿਆਇਆ ਗਿਆ, ਖਿਲਤ 
ਪੈਣਾਈ ਗਈ 
“ਨਾਨਕ ਤੇ ਹਰਿ ਦਰਿ ਪੈਨ੍ਾਇਆ ਮੇਰੀ ਜਿੰਦੁੜੀਏ 
ਜੋ ਗਰੁਮੁਖਿ ਭਗਤਿ ਮਨੁ ਲਾਵੈ ਰਾਮ ।” 

--ਬਿਹਾ ੪, ਛੰਤ ੪, ੪ : ੪ (540) 
ਪੈਨ - ਪਾਉਂਦਾ, ਪਹਿਰਦਾ 
“ਜਿਉ ਤੂ ਰਾਖਹਿ ਤਿਵ ਹੀ ਰਹਣਾ ਤੁਮਰਾ ਪੈਨੈ 
_ਖਾਇ।”” -- ਸਾਰ ੫, ੯੮, ੧ : ੨ (1223) 


ਧੈਯਾ - ਪਿਆ 


“ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ . 


ਪੈਯਾ ਪਰਵਾਣਾ।” 
-- ਰਾਮ ੩, ਵਾਰ ੨੧ਸ, ੧, ੧ : ੬ (956) 
ਪੈਰ - ਚਰਨ, ਪੈਰ __ 
“ਨੀਲੀ ਸਿਆਹੀ 'ਕਦਾ ਕਰਣੀ ਪਹਿਰਣੁ ਪੈਰ 
ਧਿਆਨੁ 1” - ਸਿਰੀ ੧, ੭, ੨ : ੨ (16) 
“ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ 
ਪਾਇ ਜੀਉ।” 
- ਸਿਰੀ ੫, ਅਸ ੨੯, ੧੦ : ੩ (73) 
ਪੈਰਾ -- ਚਰਨ, ਪੈਰ 
“ਕੋਟਿ ਜਨਾ ਜਾ ਕੇ ਪੂਜਹਿ ਧੈਰਾ।” 
ਦਾ ਆਾਂਝ ੫. ੧੩. ੩ : 2 (98) 
“ਧੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ।” (ਪੇਰਾਂ) 
- ਮਾਂਝ ੧, ਵਾਰ ੩ਸ, ੨, ੧ : ੨ (139) 


1580 





<< 


ਪਹਤ 


“ਭਰਮ ਮੋਹ ਕੁਛੁ ਸੂਝਸਿ ਨਾਹੀ ਇਹ ਪੈਖਰ ਪਏ 
ਧੈਰਾ।” (ਪੈਰਾਂ ਵਿਚ) 
- ਗਉ ੫, ੧੬੩", ੨ : ੨ (216) 
ਪੈਫਿ - 1. ਕਦਮ ਥੋੜਾ ਜਿਹਾ ਫਾਸਲਾ 
“ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ।” 
- ਰਾਮ ੩, ੧, ੪ : ੨ (880) 
2. ਪੈਰ ਵਿਚ, ਪੈਰੀਂ 
“ਓਹੀ ਪੈਰਿ ਲੋਹਾਰੀ।” 
- ਮਾਰੂ ੫, ੧੭, ੩ : ੪ (1004) 
ਹੋਰ ਰੂਪ - ਪੈਰੀ -- 
“ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ।” 
(ਪੈਰੀਂ) _-- ਸਿਰੀ ੫, ੭੩, ੩ : ੩ (43) 
“ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ।” 
(ਪੈਰਾਂ ਨਾਲ) 
-- ਮਾਝ ੧, ਵਾਰ ੨ਸ, ੧, ੧ : ੩ (138) 
ਪੈਰੁ -- ਪੈਰ, ਚਰਨ, ਪਾਦ 
“ਭਰੀਐ ਹਥੁ ਪੈਰੂ ਤਨੁ ਦੇਹ।” 


-- ਜਪੁ ੧, ੨੦ : ੧ (4) 





। ਧੈਰੇ - ।. ਚਰਨੀ, ਪੈਰਾਂ ਵਿਚ 


“ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ।” 
- ਗਉ ੫, ੧੬੬", ੪ : ੨ (217) 
“ਜੋ ਕੀਜੈ ਸੋ ਬੰਧਨੁ ਧੈਰੇ।”' 
- ਮਾਰੂ ੫, ਸੋਲਾ ੫, ੫ : ੨ (1075) 
2. ਕਦਮ, ਥੋੜਾ ਜਿਹਾ ਫਾਸਲਾ 
“ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ 
ਪੈਵੇ।” __- ਗੂਜ ੫, ਦ, ੪ : ੨ (497) 
ਪੈਂਰੈ -- ਚਰਨੀ, ਪੈਰਾਂ ਉਪਰ 
ਗੁਰ ਧੈਂਰੈ।”” -- ਸਾਰ ੫, ੫੦, ੧ : ੨ (1214) 
ਪੋਹਤ -- ਪੋਹਣਾ, ਅਸਰ ਕਰਮਾ, ਮਹਿਸੂਸ ਹੋਣਾ, 
ਨਿਕਟ ਆਉਣਾ 
“ਜਾਸੁ ਜਪਤ ਇਹ ਅਗਨਿ ਨ ਪੋਹਤ।” 
-- ਗਉਂ ੫, ਅਸ ੨, ੬ : ੧ (236) 
ਹੋਰ ਰੂਪ -- ਪੋਹੰਤਿ -- 
“ਸੋਭਾ ਹੀਨ ਨਹ ਭਵੰਤਿ ਨਹ ਧੋਹੰਝਿ ਸੰਸਾਰ 
ਦੁਖਨਹ। ' (ਅਸਰ ਕਰਦੇ) 
- ਸਸ ੫, ੨੮ : ੨ (1356) 








ਪੋਹਿ 


1581 ਪਚ 





ਪੋਹਿ -- 1. ਅਸਰ ਕਰੇ 
“ਸੁਣਿਐ ਪੋਹਿ ਨ ਸਕੈ ਕਾਲੁ। ” 
>> ਜਪ ੧, ੮ : ੪ (2) 
'“ਬਿਖਿਆ ਖੋਹਿ ਨ ਸਕਈ ਮਿਲਿ ਸਾਧੂ ਗੁਣ 
ਗਾਹੁ।”” . _-- ਮਾਝ ੫, ਬਾਰਾ ੧੧ : ੪ (135) 
“ਆਪਣੈ ਘਰਿ ਤੂ ਸ੍ਖਿ ਵਸਹਿ ਪੋਹਿ ਨ ਸਕੈ 
ਜਮਕਾਲੂ ਜੀਉ।”” (ਭਾਵ ਡਰਾ ਨਹੀਂ ਸਕਦੀ 
-- ਵਡ ੩, ਛੰਤ ੩, ੧ : ੨ (569) 
ਹੋਰ ਰੂਪ -- ਪੋਹਿਆ - 
ਸਾਗਰੁ ਨਹੀ ਪੋਹਿਆ। ” 
-- ਸਿਰੀ ੫, ਛੰਤ ੩, ੪ : ੬ (81) 
ਪੋਹੇ -- 
“ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ। ” 
(ਛੋਹ ਸਕਨਾ) 


- ਗੁਜ ੫, ਵਾਰ ੧੪ : ੫ (522). 


-- ਮਾਝ ੫. ਅਸ ੩੭, ੫ : ੩ (132) 
2. ਬਿਕਰਮੀ ਸੰਮਤ ਦਾ 10ਵਾਂ ਮਹੀਨਾ, ਸਰਦੀ 
ਦਾ ਮਹੀਨਾ 

“ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ 

ਪੋਹਿ ਜੀਉ। ”- ਰਾਮ ੫, ਰੁਤੀ ੬ : ੧ (929) 
ਪੋਖਹਿ -- ਭਰਦੇ ਹਨ, ਤ੍ਰਿਪਤ ਕਰਦੇ ਹਨ 

“ਅਨਾਥ ਰਵਾਣਿ ਉਦਰੁ ਲੇ ਖੋਖਹਿ ਮਾਇਆ 

ਗਈਆ ਹਾਟਿ।”-- ਸਾਰ ੫, ੧੦੫, ੧੧ (1224) 
ਪੋਖਣ -- ਭਾਵ ਖਾਣ ਪੀਣ, ਪਾਲਣਾ ਕਰਨ 
“ਭਰਣ ਪੋਖਣ ਸੰਗਿ ਅਉਧ ਬਿਹਾਣੀ। ” 


- ਸੂਹੀ ੫, ੩੩, ੩ : ੧ (743)- 


ਭਰਣ। ” (ਪਾਲਣਹਾਰ, ਪਾਲਣਾ ਕਰਨ ਵਾਲਾ) 
- ਬਿਲਾ ੫, ੧੧੬, ੧ : ੧ (827) 
ਹੋਰ ਰੂਪ -- ਪੋਖਣੁ -- 
“ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ 
ਕਰਣਾ। ' (ਪਾਲਣਾ ਕਰਦਾ) 
-- ਗਉ ੫, ਵਾਰ ੨੦ : ੩ (323) 





। ਪੋਖਰਿ -- ਤਲਾ, ਛਪੜੀ 


“ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿ ਹੈ ਕੋਇ ।” 
-- ਸਲੋ ਕਬ, ੫੦ : ੨ (1367) 
ਰੱਥ ਕੂ = ਪੋਖਰੁ -- 
'ਪੋਖਰੁ ਨੀਰੁ ਵਿਰੋਲੀਐ ਮਾਖਨ ਨਹੀ ਰੀਸੈ।” 
(ਛਪੜਦਾ) 
-- ਗਉਂ ੧, ਅਸ ੧੮, ੭ : ੨ (229) 
“ਪੋਹ” ਦਾ ਮਹੀਨਾ, ਬਿਕਰਮੀ ਸੰਮਤ 
ਦਾ ਦਸਵਾਂ ਮਹੀਨਾ 
“ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ 
ਨਾਹੁ।” __-- ਮਾਝ ੫, ਬਾਰਾ ੧੧ : ੧ (135) 
2. ਪਾਲ ਲੈ, ਭਰ ਲੈ 
“ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ 
ਕਰਿ ਮਰਤੁ ਸੁ ਸਨਬੰਧੁ ਕੀਜੈ।” 
- ਮਾਰੂ ੧, ੯, ੧ : ੧ (991) 
ਪੋਖਿਓ -- ਭਰਿਆ, ਪਾਲਿਆ 
“ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ 
ਨਿਆਈ ਸੋਇਓ। ” 
-- ਸੋਰ ੯, ੧੦, ੧ : ੨ (633) 
ਪੋਖੁ - ਪੋਹ ਦਾ ਮਹੀਨਾ 
“ਪੋਖੁ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ 
ਨਾਹੁ । ” -- ਮਾਂਝ ੫, ਬਾਰਾ ੧੧ : ੯ (135) 
ਪੋਥੈ -- !. ਪਲਦਾ ਹੈ 
“ਪੰਚ ਭੂ ਆਤਮਾ ਹਰਿ ਨਾਮ ਰਸਿ ਪੋਂਥੈ।” 
-- ਗਉ ੫, ਥਿਤੀ ੧੨ : ੬ (299) 


ਪੌਖਿ - 1. 


2. ਭਰੇ ਰ੍ 
“ਸਰ ਭਰਿ ਸੋਖੈ ਭੀ ਭਰਿ ਪੋਥੈ ਸਮਰਥ 
ਵੇਪਰਵਾਹੈ। ” 
-- ਰਾਮ ੧, ਓਅੰ ੪੧ : ੩ (935) 
ਪੋਚ -- ।. ਤੁਛ, ਭੈੜੀ, ਕਮੀਨੀ 
“ਮੇਰੀ ਸੰਗਤਿ ਧੋਚ ਸੋਚ ਦਿਨੁ ਰਾਤੀ।” 
-- ਗਉਂ ਰਵਿ, ੧, ੧ : ੧ (345) 
2. ਦੰਭ, ਦਿਖਾਵਾ, ਪਾਪ 
“ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ । ” 
-- ਬਿਲਾ ੫, ੫੯, ੨ : ੨ (816) 
3. ਲੇਪ, ਲਗਾਓ, ਨੁਕਸ 
“ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ 


ਪੋਚਨਹਾਰੀ 

ਕੁੰਭਾਰੈ। ”-- ਪ੍ਭਾ ਕਬ, ੩, ੨ : ੨ (1350) 

ਪੋਚਨਹਾਰੀ -- ਭੱਠੀ ਪੁੱਠ ਚੜ੍ਹੇ ਬਰਤਨ ਨੂੰ ਠੰਢੇ 
ਪਾਣੀ ਦਾ ਪੋਚਾ ਦੇਣ ਵਾਲੀ (ਲੀਰ 
ਜਾਂ ਕਪੜਾ) 

'ਮਢਾ ਮਦਕ ਸਹਜ ਧੁਨਿ ਲਾਗੀ ਸੁਖਮਨ 


ਪੋਚਨਹਾਰੀ ਰੇ। -- ਰਾਮ ਕਬ, ੧. ੨ : ੨ (969) 





ਪੋਚਾ -- 1. ਭਾਫ ਨੂੰ ਠੰਢਾ ਰਖਨ ਲਈ ਬਰਤਨ ਨੂੰ 


ਠੰਢੇ ਪਾਣੀ ਦਾ ਦਿਤੇ ਜਾਣ ਵਾਲਾ ਪੋਚਾ 
ਰੂਚਾ। `' _-- ਗਊ ੫. ੧੫੭", ੨ : ੧ (214) 
2. ਦੋਸ਼ 
“ਨਾ ਉਸੁ ਲੇਪ ਨ ਹਮ ਕਉ ਪੋਚਾ। ” 

-- ਆਸਾ ੫, ੮੩, ੩ : ੨ (391) 
ਪੋਚਾਰਿ -- ।. ਪੁਚਕਾਰ ਕੇ, ਪਿਆਰ ਲਾਡ ਨਾਲ 
ਪੋਚਾਰਿ।” _-- ਗਉ ੪, ੫੧, ੧: ੨ (166) 
2. ਪੋਚ ਕੇ, ਮਾਂਜ ਸੁਆਰ ਕੇ 
“ਰਖਹਿ ਪੋਚਾਰਿ ਮਾਟੀ ਕਾ ਭਾਂਡਾ।” 

- ਸੂਹੀ ੫, ੨੦, ੩ : ੧ (74।) 
ਪੋਟ -- ਪੋਟਲੀ, ਗੰਡ 
“ਪਾਪੁ ਪੁੰਨੁ ਬੀਜ ਕੀ ਪੋਣ।” 

- ਗਉ ੧,੫,੨:੨(152) 
ਪੋਟਲੀ -- ਗੰਡ, ਪੁੰਡ 

- ਸਲੋ ਫਰ, ੨ : ੨ (1378) 
ਪੋਤਦਾਰੀ -- ਮੁਨੀਮੀ, ਖਜ਼ਾਨਚੀ ਪੁਨਾ 
“ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੇ। ” 
(ਸੰਭਾਲ, ਖਜ਼ਾਨਦੀਪੁਣਾ) 

ਨ - ਬਸੰ ੫, ੮, ੧: ੪ (1182) 
ਪੋਤਾ -- (ਫਾ. ਪੂਤਾ) ਖਜ਼ਾਨਾ 
“ਪ੍ਰਾਪਤਿ ਪੋਝਾ ਕਰਮੁ ਪਸਾਉ।” 

- ਰਾਮ ੧, ੮, ੨ : ੧ (878) 
2. ਪੋਤਰਾ, ਪੁੱਤਰ ਦਾ ਪੁੱਤਰ 
“ਪਿਯੂ ਦਾਦੇ ਜੇਵਿਹਾ ਪੋਭਾ ਪਰਵਾਣੂ। ” 
-- ਰਾਮ ਬਸ, ੬ : ੨ (966) 


ਪੋਤੀ -- ਪੇਟਾ 


“ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ 


1582 









ਪ੍ਰਸਨੂ 
ਰਸ ਭੋਂਗੋ। ”-- ਬਿਲਾ ੫, ਛੰਤ ੧, ੩ : ੫ (846) 
ਖੋਤੁ -- ਜਹਾਜ਼, ਨਉਕਾ 
“ਹਰਿ ਹਰਿ ਨਾਮੁ ਖੋੜੁ ਬੋਹਿਥਾ ਖੇਵਟੁ ਸਬਦੁ ਗੁਰੁ 
ਪਾਰਿ ਲੰਘਈਆ।” 


- ਬਿਲਾ ੪, ਅਸ ੧, ੪ : ੧ (833) 


ਪੋਤੇਦਾਰ -- ਖਜ਼ਾਨਚੀ 








- ਸਾਰ ੪, ਵਾਰ ੫ਸ, 2, ੨ :? ੧ (1239) 
ਪੋਤੈ -- ਖਜਾਨੇ ਵਿਚ, ਪਲੇ 
“ਪੌਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ। ” 
- ਸਿਰੀ ੩, ੪੪, ੧ : ੩ (30) 
ਪੋੜ੍ਰਾ -- ਪੁੱਤਰ ਦਾ ਪੁੱਤਰ 
“ਪਿਯੂ ਦਾਦੇ ਜੇਵਿਹਾ ਪੋੜ੍ਹਾ ਪਰਵਾਣੂ।” 
- ਰਾਮ ਬਸ, ਵਾਰ ੬ : ੨੦ (968) 
ਪੋਥੀ -- ਗ੍ਰੰਥ, ਪੁਸਤਕ, ਧਾਰਮਕ ਗ੍ਰੰਥ 
“ਪੋਥੀ ਪੁਰਾਣ ਕਮਾਈਐ।” 
- ਸਿਰੀ ੧, ੩੩, ੨ : ੧ (25) 
ਪੋਥੀਆ -- ਧਾਰਮਕ ਗ੍ਰੰਥ 
“ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ।” 
- ਸਿਰੀ ੧, ਅਸ ੫, ੬ : ੧ (56) 


। ਪ੍ਰਸੰਗ -- ਵਾਰਤਾ, ਕਥਾ 


ਮਰਮੁ ਜਨਾਇਆ।” 
- ਸੋਰ ਰਵਿ, ੧, ੩ : ੧ (658) 
ਪ੍ਰਸੰਨ -- ।. (ਸੰ. ਬਜਾਜ) ਖੁਸ਼ 
'ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ।” 
- ਗਉ ੫. ਸੁਖ ੯, ੨ : ੧ (274) 
2. ਅਨੰਦ ਰੂਪ(ਪ੍ਰਭ) 
“ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ 
ਸਾਧ। ”-- ਗੂਜ ੫, ਅਸ ੨, ੪ : ੨ (508) 
ਪ੍ਰਸੰਨਮਿਦੰ -- ਅਨੰਦ ਰੂਪ 
- ਗੂਜ ਜੈਢੇ, ੧, ੨ : ੨ (526) 
ਪ੍ਰਸੰਨੁ -- ਖੁਸ਼ 
“ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨ 
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ। ” 
- ਸਵ ੪, ਨਲ ੪ : ੫ (1399) 


ਪ੍ਰਸਾਦ 


1583 


“9 


ਪ੍ਰਕਾਸ 


ਪ੍ਰਸਾਦ -- ਦੇਵਤਾ/ਪ੍ਰਭੂ ਨੂੰ ਅਰਪਤ ਹੋਇਆ ਖਾਣ | ਹੋਰ ਰੂਪ -- ਪ੍ਰਹਲਾਦਿ -- 


ਯੋਗ ਪਦਾਰਥ 
“ਜੇ ਓਹੁ ਅਨਿਕ ਪ੍ਰਸਾਦ ਕਰਾਵੈ ।” 
-- ਗੋਂਡ ਰਵਿ, ੨, ੩ : ੧ (875) 
ਪ੍ਰਸਾਦੰ -- ਕ੍ਰਿਪਾ 
ਨਹ ਬਿਸਰੰਤਿ ਨਾਰਾਇਣਹ। ” 
- ਸਸ ੫, ੨੧ : ੬ (1356) 
- ਕ੍ਰਿਪਾ ਸਦਕਾ 
“ਵਰਤੰਤਿ ਸੁਖ ਆਨੰਦ ਪ੍ਰਸਾਦਹ।” 
-- ਸਸ ੫, ੨੩ : ੩ (1356) 
ਪ੍ਰਸਾਦਿ - ਕ੍ਰਿਪਾ ਨਾਲ ਕ੍ਰਿਪਾ ਸਦਕਾ ` 
“ਜਿਸੁ ਪ੍ਰਸਾਦਿ ਮਾਇਆ ਸਿਲਕ_ਕਾਟੀ। ” 
-- ਗਉਂ ੫, ੭੫, ੪ : ੧ (177) 
ਹੋਰ ਰੂਪ - ਪ੍ਰਸਾਦੀ - _ 
“ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ 
ਰੰਗੁ ਮਾਂਣੀ।” (ਕ੍ਰਿਪਾ ਨਾਲ ਦੁਆਰਾ) 


-- ਆਸਾ ੫. ਛੰਤ ੨, ੧ : ੬ (453) 
ਪ੍ਰਸਾਦ -- 
“ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ 
ਗੁਰਦੇਵ। ” (ਕ੍ਰਿਪਾ, ਮਿਹਰ) 


-- ਗਉ ੫, ਸੁਖ ੬ਸ : ੨ (269) 
ਪ੍ਰਸਾਦੁ -- 1. ਕ੍ਰਿਪਾ, ਮਿਹਰ ਵੇਖੋ 'ਪ੍ਰਸਾਦਿ” 
2. ਪ੍ਰਸ਼ਾਦ (ਨਿਰਣੈ), ਖੈਰ, ਦਾਨ (ਦਰਪਣ) 
“ਗੁਰਮੁਖਿ ਪਾਈਐ ਨਾਮ ਖੁਰਸਾਦੁ। ” 
ਰ -- ਬਸੰ ੩, ੬, ੩ : ੪ (1174) 
ਪ੍ਰਸਿਧੁ -- ਮਸ਼ਹੂਰ, ਨਾਮਵਰ 


“ਭਲਉ ਪ੍ਰਸਿਧੁ ਤੇਜੋ ਤਨੌ ਕਲ ਜੋੜਿ ਕਰ 


ਧਾਇਅਓ।” __-- ਸਵ ੩. ੫ : ੫ (1393) 
ਪ੍ਰਸੀਨਾ = ਪ੍ਰਸੰਨ, ਖੁਸ਼ 
“ਕਹੁ ਨਾਨਕ ਪ੍ਰਭ ਭਏ ਪ੍ਰਸੀਨਾ। ” 
-- ਬਿਲਾ ੫, ੧੨, ੪ : ੨ (804) 
ਪ੍ਰਸੇਵ -- ਚੋਈ, ਟਪਕੀ (ਮਹਾਨਕੋਸ਼) ਪਸੀਨਾ 
“ਲਖ ਪ੍ਰਸੇਵ ਜਾ ਚੈ ਸੁਰਸਰੀ। ” 
-- ਮਲਾ ਨਾਮ, ੧, ੪ : ੩ (1292) 
ਪ੍ਰਹਲਾਦ -- ਹਰਨਾਖਸ਼ ਦਾ ਪੁੱਤਰ, ਇਕ ਭਗਤ 
“ਪ੍ਰਹਲਾਦ ਉਧਾਰੇ ਕਿਰਪਾ ਧਾਰੀ। ” 
-- ਗਉ ੧, ਅਸ ੯, ੪ : ੩ (224) 





“ਅੰਮਰੀਕਿ ਖੁਹਲਾਦਿ ਸਰਣਿ ਗੋਬਿੰਦ ਗਤਿ 
ਪਾਈ।” _-- ਸਵ ੩, ੧੩ : ੪ (1394) 
ਪ੍ਰਹਲਾਦੂ -- 
“ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ 
ਤਰਾਇਆ। ” 
-- ਆਸਾ ੪, ਛੰਤ ੨੦, ੪ : ੨ (451) 
ਪ੍ਰਹਾਰ -- ਮਾਰਨ ਵਾਲਾ, ਕਰਨ ਵਾਲਾ 
“ਬਧਿਕੁ ਉਧਾਰਿਓ ਖਮਿ ਪ੍ਰਹਾਰ ।” 
-- ਬਸੰ ੫, ਅਸ ੧, ੩: ੧(1192) 
ਪ੍ਰਹਾਰਣਹ -- ਮਾਰਨ ਨਾਲ, ਨਾਲ ਵਾਰ ਕਰਨ 
ਨਾਲ 
“ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ। ” 
- ਗਾਥਾ ੫, ੬ : ੩ (1360) 
=- ਮਾਰਨ ਲਗਾ 
-- ਸਸ ੫, ੬ : ੧ (1354) 
ਪ੍ਰਹਿਲਾਦਾ -- ਪ੍ਹਲਾਦ 
“ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਢਾ ਗੁਰੁ ਸੇਵਕ 
ਪੈਜ ਰਖਾਵੈਗੋ।” 
- ਕਾਨ ੪, ਅਸ ੬, ੧: ੨ (1311) 
ਹੋਰ ਰੂਪ -- ਪ੍ਰਹਿਲਾਦਿ -- 
“ਧੂ ਪ੍ਰਹਿਲਾਦਿ ਜਪਿਓ ਹਰਿ ਜੈਸੇ।” 


-- ਗਉ ਕਬ, ੬੧, ੧ : ੨ (337) 


“ਗਾਵਹਿ ਇੰਢ੍ਰਾਦਿ ਭਗਤ ਪ੍ਰਹਿਲਾਦਿਕ 
ਆਤਮਰਸੁ ਜਿਨਿ ਜਾਣਿਓ।” (ਪ੍ਰਹਲਾਦ 
ਆਦਿਕ) -- ਸਵ ੧, ੨ : ੩ (1389) 

ਪ੍ਰਹਿਲਾਦੁ -- 

“ਪ੍ਰਹਿਲਾਦੂ ਜਨੁ ਹਰਨਾਖਿ ਪਕਰਿਆ ਹਰਿ 
ਰਾਖਿ ਲੀਓ ਤਰਾਇਆ। ” 

-- ਮਾਲੀ ੪, ੧, ੨ : ੨ (984) 


“ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ 
ਨਖਹਿ ਬਿਦਾਰੇ।” (ਪ੍ਰਹਲਾਦ ਦੀ) 
- ਮਾਰੂ ੫, ੨, ੩ : ੧ (999) 


ਪ੍ਰਕਾਸੰ -- ਪ੍ਰਕਾਸ਼, ਚਾਣਨ 


ਪ੍ਰਕਾਸੈ 


1584 


ਪ੍ਰਗਟਾਵੈ 


“ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ! ਸੇ ਗ੍ਰਾਮ।” (ਭਾਵ ਆਵੇ) 


9 


ਖਡਨਹ। '' << ਸਿਸੇਂ ੫..ਬ੯ ? ੧ (1365) 
ਪ੍ਰਕਾਸੈ -- ਪ੍ਰਗਟ ਕਰੇ, ਜ਼ਾਹਿਰ ਕਰੇ 


“ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ` 


ਪ੍ਰਕਾਸੈ। ” ` ਨਵ ੪, ਕਲ ੬ : ੧ (1397) | 

ਪ੍ਰਕਾਰ -- ਤਰ੍ਹਾਂ, ਭਾਂਤ, ਕਿਸਮ 

ਵਜਨ ਅਨਿਲ ਪ੍ਰਕਾਰ ਬਹੂ 'ਸਪਰੇ। “ 
-ਗਉ ੫, ਅਸ ੪, ੧ : ੩ (237) 

ਹੋਰ ਰੂਪ -- ਪ੍ਰਕਾਰੰ -- 


“ਅਨਿਤ੍ਰ ਵਿਤੰ ਅਨਿਤ੍ਰ ਚਿਤੰ ਅਨਿਤ੍੍‌ ਆਸਾ | 


ਬਹੁ ਬਿਧਿ ਖ੍ਰਕਾਰੰ। ” 
-- ਸਸ ੫, ੧੬ : ੧ (1355) 
ਪ੍ਰਕਾਰਾ -- ।. ਕਿਲ੍ਹਾ, ਕੋਟ (ਮਹਾਨਕੋਸ਼) 
“ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ 
ਮਾਨ।” -- ਸਾਰ ੫, ੬੪, ੧ : ੧ (1217) 
(ਨਿਰਣੈ ਤੇ ਦਰਪਣ ਇਥੇ ਵੀ ਅਰਥ ਕਿਸਮਾਂ? 
ਕਰ ਰਿਹਾ ਹੈ) 


2. ਕਿਸਮ, ਭਾਂਤ | 
“ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ 
ਬਿਧਿ ਪ੍ਰਕਾਰਾ। ”-- ਸਸ ੫. ੧੪ : ੧ (1355) 
ਹੋਰ ਰੂਪ -- ਪ੍ਰਕਾਰਿ - 
“ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ।” (ਤਰ੍ਹਾਂ 
ਵੀ) - ਧਨਾ ੫, ੫੮, ੧" : ੧ (684) 
ਪ੍ਰਕਾਰੀ -- 
“ਅਨਿਕ ਪ੍ਰਕਾਰੀ ਬਸਤ੍ਰ ਓਢਾਏ। ” (ਤਰਾਂ 
ਦੇ) - ਧਨਾ ੫, ੫੬, ੨ : ੧ (684) 


“ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ 
ਸੰਸਾਰੁ।” (ਕਈ ਤਰਾਂ ਨਾਲ) 
- ਸਿਰੀ ੫, ੯੧, ੪ : ੧ (50) 
ਪ੍ਰਕਾਰੇਣ -- ਪ੍ਰਕਾਰ ਦੇ, ਕਿਸਮ ਦੇ 
“ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ 
ਹੋਇ ਉਪਤਿਸਟਤੇ । '-- ਸਸ ੫, ੨੭ : ੨ (1356) 
ਪ੍ਰਗਟ -- ਪ੍ਰਤੱਖ, ਜਾਹਰਾ 


(ਹਮ 


`ਜੀਉ।” - ਸਿਰੀ ੧, ਅਸ ੨੮, ੧੭ : ੩ੇ (72) 
ਪ੍ਰਗਟਾਈ -- ।. ਪ੍ਰਗਟ ਹੋਵੇ, ਪ੍ਰਤਖ ਹੋਵੇ 





- ਮਾਝ ੫, ਬਾਰਾ ੧ : ੬ (133) 
2. ਪ੍ਰਸਿੱਧ ਹੋਣਾ 
“ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ 
ਭਵਨ ਖ੍ਰਗਣਈ। ” 
ਰ੍ -- ਆਸਾ ੫, ੧੨੪, ੨ : ੧ (402) 
ਪ੍ਰਗਟਾਇਓ -- ਪ੍ਰਗਟ ਕੀਤਾ, ਪ੍ਰਤੱਖ ਕੀਤਾ, ਰੋਸ਼ਨ 
ਕੀਤਾ 
ਇਹ ਮਗਾਸ ਹਜ ਜੀ ਆਰ ਗੁਰ ਗਿਲ 
ਮਨਹਿ ਖ੍ਰਗਟਾਇਓ। ” 
- ਗਉਂ ੫, ੧੩੬", ੨ : ੧ (209) 
ਹੋਰ ਰੂਪ -- 
“ਖੂਦੀ ਮਿਟੀ ਦੂਕਾਂ ਭੋਲਾਵਾ ਗੁਰਿ ਮਨ ਰੀ 
ਮਹਿ ਪ੍ਰਗਟਾਇਆ ਜੀਉ। ” (ਜ਼ਾਹਰ ਕੀਤਾ, 
ਪ੍ਰਤੱਖ ਕੀਤਾ) 
- ਮਾਝ ੫, ੩੨, ੩ : ੩ (104) 
“ਨਾਨਕ ਸੋ ਸੇਵਕੁ ਦਹ ਦਿਸਿ ਪੁਗਟਾਇਆ।” 
(ਪ੍ਰਸਿੱਧ ਕੀਤਾ ਰੋਸ਼ਨ ਕੀਤਾ) 
- ਗਉ ੫, ਸੁਖ ੧੭, ੪ : ੧੦ (285) 
“ਜਹ ਜਹ ਸੰਤ ਅਰਾਧਿਆ ਤਹ ਤਹ 
ਪ੍ਰਗਟਾਇਆ। ” (ਪ੍ਰਤੱਖ ਹੋਇਆ) 
- ਆਸਾ ੫, ਛੰਤ ੬, ੪ : ੨ (456) 
ਪ੍ਰਗਟਾਏ -- 
““ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੂਰੈ 
ਇਹ ਬਿਧਿ ਕਉਣੁ ਪ੍ਰਗਟਾਏ ਜੀਉ।” (ਦਸੇ 
_ ਪ੍ਰਤਖ ਕਰੇ) 
-- ਮਾਝ ੫, ਅਸ ੩੬, ੩ : ੩ (131) 
ਪ੍ਰਗਟਾਨੀ -- ਪ੍ਰਗਟ/ਪ੍ਰਤੱਖ ਹੋਈ 
“ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਖੁਗਟਾਨੀ।” 
-- ਗਉਂ ੫, ਅਸ ੧੫, ੬ : ੨ (242) 
ਪ੍ਰਗਟਾਵਣਿਆ =- ਪ੍ਰਗਟ ਹੁੰਦਾ ਹੈ 
“ਤੂ ਸਾਹਿਬ ਸਰਣਿ ਸੁਖਦਾਤਾ ਸਤਿ ਸੰਗਤਿ ਜਪਿ 
- ਪ੍ਰਗਟਾਵਣਿਆ। ” 
ਰ੍ `= ਮਾਝ ੫, ਅਸ ੩੭, ੭ : ੩ (132) 
ਪ੍ਰਗਟਾਵੈ -- ਪ੍ਰਤੱਖ ਕਰੇ ਭਾਵ ਪ੍ਰਸਿੱਧ ਕਰੇ 
“ਤਿਸੁ ਤਤਕਾਲ ਦਹ ਦਿਸ ਖ੍ਗਟਾਵੈ।” 
- ਗਉ ੫, ਸੁਖ ੧੧, ੪ : ੪ (277) 


ਪ੍ਗਟਿ 
ਪ੍ਰਗਟਿ -- ਪ੍ਰਤੱਖ, ਪੁਕਾਸ਼ਮਾਨ 
“ਆਦਿ ਜੁਗਾਦਿ ਪ੍ਰਗਟਿ ਪਰਤਾਪੁ ।” 
-- ਗਉ ੫, ੧੬੭, ੨ : ੧(199) 
“ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸ ਚਰਣਹ ਲਿਵ 
ਰਹਿਅਉ।” -- ਸਵ ੩, ੧੫ : ੨ (1395) 
“ਕਲਿ ਸਮੁਦ ਭਏ ਰੂਪ ਪ੍ਰਗਣਿ ਹਰਿ ਨਾਮ ਉਧਾਰਨੁ 


(ਪ੍ਰਕਾਸ਼ਮਾਨ ਹੋਏ)” 
” ਸਵ ੫, ਮੰਥੂ 2 : ੧ (1409) 


__ਹੋਰ ਰੂਪ -- ਖ੍ਰਗਟਿਓ -- 





“ਪ੍ਰਗਟਿਓ ਸੇ ਜਨੁ ਸਗਲੇ ਭਵਨ।” (ਪ੍ਰਤੱਖ 


ਹੋਂ ਗਿਆਮਪ੍ਰਸਿਧ ਹੋ ਗਿਆ) 

- ਆਸਾ ੫, ੮੯, ੩.: ੧ (393) 
“ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ 
ਅਨਹਤ ਬਾਨੀ।`”” (ਪ੍ਰਕਾਸ਼ ਹੋ ਗਿਆ) 

-- ਧਨਾ ੫, ੫, ੪ : ੧ (672) 


ਪ੍ਰਗਟਿਆ -- 
ਕਬੀਰ ਰੰਗਿ -ਰਾਤਾ। ” (ਪ੍ਰਗਟ/ਪ੍ਰਤੱਖ, 
ਪ੍ਰਕਾਸ਼ਮਾਨ ਹੋਇਆ) 
`-- ਸਿਰੀ ਕਬ, ੩, ੪ : ੧ /92) 
ਪੀਆਵਣਹਾਰੁ। ” (ਪ੍ਰਤੱਖ ਹੋਇਆ, ਪ੍ਰਗਟ 
ਹੋਇਆ) ਰ 
-- ਸੋਰ ੪, ਵਾਰ ੧੦ਸ, ੩, ੨ : ੫ (646) 
ਪ੍ਰਗਟਿਤ -- ਪ੍ਰਗਟ ਹੁੰਦੀਆਂ ਹਨ ਭਾਵ ਉਠਦੀਆਂ 
ਹਨ 
ਪ੍ਰਗਟਿਤ ਦਿਨ ਆਗਰੁ ।” 
- ਸਵ ੪, ਮਥੁ ੪ : ੧ (1404) 
ਪ੍ਰਗਟੀ -- ਪ੍ਰਗਟ ਹੋਈ, ਉਦੈ ਹੋਈ, ਪ੍ਰਕਾਸ਼ਮਾਨ 
ਹੋਈ 
ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ । 
-- ਗਉਂ ੩, ਅਸ ੭, ੭ : ੩ (232) 
“ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ 
ਹਰਿ ਸੋਹਾਇਆ। ” (ਭਾਵ ਚਮਕੀ) 
- ਆਸਾਂ ੪, ਛੰਤ ੧੨, ੧ : ੪ (446) 


ਹੋਰ ਰੂਪ -- ਪ੍ਰਗਟੀਆ -- 


1585 


੨੫ 


ਪ੍ਰਗਟੇ 
“ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ 
ਪ੍ਰਗਟੀਆ। ” (ਪ੍ਰਤੱਖ ਹੋਇਆ) 

- ਗੂਜ ੩, ਵਾਰ ੧੯ : ੪ (516) 
ਪ੍ਰਗਟੀਨਾ -- ਪ੍ਰਗਟ ਹੋ ਗਿਆ, ਪ੍ਰਸਿੱਧ ਹੋ ਗਿਆ 
ਭਾਵ ਫੈਲ ਗਿਆ 

“ਜੈ ਜੈ ਕਾਰੁ ਜਗਤਿ ਪ੍ਰਗਟੀਨਾ। ” 
ਹਰ - ਬਿਲਾ ੫, ੧੨, ੨ : ੨ (804) 
ਪਰਗਟੁ -- ।. ਪ੍ਰਤੱਖ, ਪ੍ਰਕਾਸ਼ਮਾਨ 
“ਗੁਪਤੁ ਪ੍ਰਗਟੂ ਸਭ ਜਾਣੀਐ ਜੇ ਮਨੁ ਰਾਖੇ ਠਾਇ।” 
- ਸਿਰੀ ੧, ਅਸ ੭, ੩ : ੨ (57) 
ਭਖ ਦਾਰਿਦੂ ਨਾਠੇ ਪ੍ਰਗਣੂ ਮਗੁ 
ਦਿਖਾਇਆ! ” (ਪ੍ਰਤੱਖ, ਸਹੀ) 
-- ਆਸਾ ੫, ਛੰਤ ੯, ੪ : ੩ (459) 
“ਗੁਝਾ ਕਮਾਣਾ ਖ੍ਰਗਣੁ ਹੋਆ ਈਤ ਉਤਹਿ 





"ਦੂਖ ਭੁਖ 


ਖੁਆਰੀ।” (ਜ਼ਾਹਰ ਹੋਇਆ) 
- ਆਸਾ ੫, ਛੰਤ ੧੧, ੩ : ੫ (460) 
“ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪਰਗਟੁ 


ਸਭ ਨਾਈ ਹੈ।” (ਪ੍ਰਤੱਖ) 
`_- ਮਾਰੂ ੧, ਸੋਲਾ ੨, ੧੨ : ੩ (1022) 
2. ਪ੍ਰਸਿੱਧ 


“ਜਿਹ ਪ੍ਰਸਾਦਿ ਤੂੰ ਪ੍ਰਗਟੂ ਸੰਸਾਰਿ। ” (ਪ੍ਰਸਿੱਧ) 
- ਗਉ ੫, ਸੁਖ ੬, ੭ : ੧ (270) 
ਪ੍ਰਗਟੇ -- 1. ਪ੍ਰਤੱਖ ਹੋਏ, ਜ਼ਾਹਿਰ ਹੋਏ 
ਆਇ।”” _ -- ਮਾਝ ੫. ਬਾਰਾ ੧੩ : ੧ (136) 
“ਪ੍ਰਗਟੇ ਗੁਪਾਲ ਮਹਾਂਤ ਕੈ ਮਾਥੈ।” (ਪ੍ਰਤੱਖ ਹੁੰਦੇ/ 
ਝਲਕਦੇ ਹਨ) ਰ੍ 
_- ਗਉ ੫, ਸੁਖ ੨੬, ੩ : ੯ (295) 
“ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ 
ਸੰਜੋਗਾ।” (ਭਾਵ ਖੁਲ੍ਹੇ) 
<< ਸੋਰੋ ੫, ੧੧, ੧': 3611) 
ਹੋਰ ਰੂਪ -- ਪ੍ਰਗੰਟੈ -- 
“ਸਾਧ ਕੈ ਸੰਗਿ ਖ੍ਰਗਟੈ ਸੁ ਗਿਆਨੁ। ” (ਪ੍ਰਤੱਖ 
ਹੁੰਦਾ ਹੈ, ਜ਼ਾਹਿਰ ਹੁੰਦਾ ਹੈ, ਭਾਵ ਸਮਝ 
ਆਉਂਦਾ ਹੈ) 
- ਗਉ ੫, ਸੁਖ ੭, ੧ : ੪ (271) 
2. ਪ੍ਰਸਿੱਧ/ਉਘੇ ਹੋਏ 


ਪ੍ਰਗਾਸ 


1586 


ਪ੍ਰਗਾਸੂ 


“ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਪ੍ਰਗਾਸਿਆ 


ਮਤਿ ਗੁਰਮਤਿ ਨਾਮਿ ਸਮਾਨੇ।” 
-- ਗਉ ੪, ੫੬, ੪ : ੨ (170) 
ਖ੍ਰਗਾਸ -- ਪਰਜਵਲਤ ਰ੍ 
“ਗਤਿ ਪਾਵਹਿ ਮਤਿ ਹੋਇ ਪ੍ਰਗਾਸ।” (ਭਾਵ 
ਉਜਲੀ) __-- ਗਉ ੫, ਬਾਅ ੩੨ : ੪ (257) 
“ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲ 
ਬਿਗਸਨਾ।” (ਭਾਵ ਚਮਕ ਉਠੀ) 
- ਬਿਲਾ ੫, ੪੩, ੨ : ੨ (811) 
2. ਚਾਣਨ 
“ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ।” 
- ਗਉ ੫, ਸੁਖ ੧੧, ੪ : ੮ (277) 
“ਸੰਤ ਸੰਗਤਿ ਮਿਲਿ ਭਇਆ ਪ੍ਰਗਾਸ। ” 
- ਪ੍ਰਭਾ ੫, ੧੨, ੧ : ੧ (1341) 
ਹੋਰ ਰੁਪ -- ਪ੍ਰਗਾਸਾ -- 
“ਤੁਮਰੀ ਕ੍ਰਿਪਾ ਤੇ ਹੋਇ ਖ੍ਰਗਾਸਾ ਸਰਬ ਮਇਆ 
ਪ੍ਰਤਿਪਾਲਾ ਜੀਉ।” 
- ਮਾਝ ੫, ੩੩, ੩ : ੩ (104) 
3.. ਭਾਵ ਖਿੜਨਾ _ 
“ਚਾਰਿ ਪਦਾਰਥ ਕਮਲ ਪ੍ਰਗਾਸ । ” 
ਰੂਪ ਕਮਲ ਖਿੜ ਜਾਂਦਾ ਹੈ) 
-- ਗਉ ੫, ਸੁਖ ੨੪, ੬ : ੫ (296) 
4. ਪ੍ਰਕਾਸ਼ਮਾਨ ਹੋਣ ਭਾਵ ਉਦੈ ਹੋਣ 
“ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ 
ਸੰਸਾਰ।” 
-- ਗਉ ਰਵਿ, ਅਸ ੧, ੫ : ੧ (346) 
ਪ੍ਰਗਾਸਾ -- ।. ਚਾਣਨ, ਵੇਖੋ 'ਪ੍ਰਗਾਸ” (2) 
2. ਜਨਮ ਲਿਆ ਪ੍ਰਕਾਸ਼ਮਾਨ ਹੋਏ 
“ਗੁਰ ਰਾਮਦਾਸ ਘਰਿ ਜੀਅਉ ਪ੍ਰਗਾਸਾ। ” 


(ਹਿਰਦੇ 


- ਸਵ ੫, ਕਲ ੧ : ੫ (1406) . 


“ਕਸ - ਭਾਵ ਖਿੜਕੇ 
“ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ 
` ਵਜਾਇਆ।” -- ਸੋਰ ੩, ੭, ੩ : ੩ (602) 
ਹੋਰ ਰੂਪ -- ਪ੍ਰਗਾਸਿਆ -- 
“ਅੰਤਰਿ ਕਮਲੁ ਖ੍ੁਗਾਸਿਆ ਅੰਮ੍ਰਿਤੁ ਭਰਿਆ 
ਅਘਾਇ।” (ਖਿੜਿਆ) 
-- ਸਿਰੀ ੧, ੨੦, ੪ : ੨ (22) 





- 1. ਖਿੜਿਆ, ਵੇਖੋ 'ਪ੍ਰਗਾਸਿ' 
ਹੋਰ ਰੂਪ -- ਪ੍ਰਗਾਸੀ -- 
“ਸਚੈ ਸਬਦਿ ਸਦਾ ਮਤਿ ਉਤਮ ਅੰਤਰਿ ਕਮਲੁ 
ਪ੍ਰਗਾਸੀ ਹੇ।” (ਖਿੜਾ ਦਿਤਾ) 
- ਮਾਰੂ ੩, ਸੋਲਾਂ ੫, ੩ : ੩ (1048) 


“ਗੁਰ ਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ 
ਹੋਵੈ ਪਰਗਾਸੁ । ” 
-- ਸੋਰ ੫, ਅਸ ੧, ੫ : ੩ (640) 
2. ਪ੍ਰਗਟ ਹੈ, ਜ਼ਾਹਿਰ ਹੈ 
“ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ 
ਪਗਾ ਵਰਸਤ ਫਿਰਾਹੀ।” 
- ਗਉ ੩, ੩੫, ੧ : ੨ (162) 
3. ਦਸਿਆ, ਪ੍ਰਗਟਾਇਆ 
“ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ 
ਸਭ ਦਾਲਦ ਦੁਖ ਲਹਿ ਜਾਹੀ ਜੀਉ। ” 
- ਮਾਝ ੪, ੬੭, ੧ : ੩ (173) 
4. ਸਮਝ ਵਿਚ ਲਿਆਂਦਾ, ਸਮਝਾਇਆ 
“ਸੋ ਮਰਨਾ ਗੁਰ ਸਬਦਿ ਪ੍ਰਗਾਸਿਆ। ” 


- ਗਉ ਕਬ, ੨੦, ੧ : ੨ (327) 


-- ਆਸਾ ੧, ਛੰਤ ੩, ੩ : ੬ (437) 
ਹੋਰ ਰੂਪ -- ਪ੍ਰਗਾਸੀ -- 

“ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ 
ਪ੍ਰਗਾਸੀ ਹੇ।” (ਪ੍ਰਕਾਸ਼ਮਾਨ ਕੀਤਾ) 

- ਮਾਰੂ ੩, ਸੋਲਾ ੫, ੧੪ : ੩ (1040) 

“ਗੁਰ ਦਰਸੁ ਪਾਇਆ ਅਗਿਆਨੁ ਗਵਾਇਆ 
ਅੰਤਰਿ ਜੋਤਿ ਖ੍ਰਗਾਸੀ।” (ਜਗਾਈ) 

- ਤੁਖਾ ੪, ਛੰਤ ੪, ੧ : ੩ (1116) 


“ਅੰਤਰਿ ਜੋਤਿ ਖ੍ਰਗਾਸੀਆ ਏਕਸੁ ਸਿਉ ਲਿਵ 
ਲਾਇ।”” (ਜਗਾਈ) ਰ 
-- ਸਿਰੀ ੫, ੮੧, ੧ : ੨ (46) 
6. ਬਣਿਆ, ਹੋਂਦ ਵਿਚ ਆਇਆ 
“ਜਿਉ ਪ੍ਰਗਾਸਿਆ ਮਾਟੀ ਕੁੰਭੇਉ। ” 


` ਪ੍ਭਾ ਲਾਮ, ੩, ਦ : ੧ (1351) 
ਪ੍ਰਗਾਸੂ -- ।. ਰੌਸ਼ਨ, ਪ੍ਰਕਾਸ਼ਮਾਨ, ਪ੍ਰਗਟ 


ਪ੍ਰਗਾਸੇ __ 1587 


ਪ੍ਰਤਾਪਿ 





“ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ | ਪ੍ਰਣਵੈ 


ਥਿਰੁ ਹੋਇ।” -- 
2. ਚਾਨਣ, ਪ੍ਰਕਾਸ਼ 
“ਇਉ ਪਾਸ ਰਸ ਉੰਜੀਆਜਾਂ ਗੁੜ ਗਿਆਨੁ 
ਮਨਹਿ ਪ੍ਰਗਟਾਇਓ। ” 


ਸਿਰੀ ੩, ੩੭, ੩ : ੪ (28) 


- ਗਉਂ ੫, ੧੩੬, ੨ : ੧ (209) 


“ਤਾ ਕੈ ਹਿਰਦੈ ਹੋਇ ਪ੍ਰਗਾਸੂ। ” (ਗਿਆਨ ਦਾ 
ਚਾਨਣ) _- ਗੋਂਡ ੫, ੧੨, ੪ : ੨ (866) 
3. ਗਿਆਨ ਹੋ ਗਿਆ, ਸਮਝ ਆ ਗਈ 
ਬੁਧਿ ਨਿਵਾਰੀ।” 
-- ਸੋਰ ੪, ੭, ੩ : ੧ (607) 
4. ਖਿੜ ਗਿਆ 
“ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ 
ਜਪਿਓ ਭੂਮੁ ਭਉ ਭਾਗਾ। ” 
- ਮਾਲੀ ੪, ੪, ੧" : ੨ (985) 


ਪ੍ਰਗਾਸੇ -- ਪ੍ਰਜਵਲਿਤ ਹੋਏ, ਰੋਸ਼ਨ ਹੋ ਗਏ 


_ਤਿਹੁ ਲੋਗ ਪ੍ਰਗਾਸੇ।” 

- ਸਵ ੪, ਮਥੁ ੬ : ੧ (1404) 
_ ਪ੍ਰਚੰਡ -- ਬਹੁਤ ਤੇਜ਼ 
“ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰੁ 


ਬਿਨਾਸੁ। ”-- ਮਾਰੂ ੫, ਅਸ ੩, ੫ : ੧ (1016) 
ਰੋਰ ਰੂਪ -- ਪ੍ਰਚੰਡੁ -- 
“ਗਿਆਨੁ ਪੂਚੰਡ ਬਲਿਆਂ ਘਟਿ ਚਾਨਣੁ ਘਰ 


ਮੰਦਰ ਸੋਹਾਇਆ। ” (ਤੇਜ਼) 


- ਸੂਹੀ ੪, ਛੰਤ ੩, ੩ : ੪ (774)1- 


_ ਘ੍ਰਜਾਰੈ -- ਸਾੜੇ, ਭਸਮ ਕਰੇ 
“ਗੁਹਜ ਪਾਵਕੇ ਬਹੁਤੁ ਖੁਜਾਰੈ ਮੋ ਕਉ ਸਤਿਗੁਰਿ 
ਦੀਓ ਹੈ ਬਤਾਇ।” 

- ਗੂਜ ੫, ੨੧, ੧੯ : ੨ (500) 
ਪ੍ਰ ਣਵਤਿ -- ਬੇਨਤੀ ਕਰਦਾ ਹੈ, ਸਤਿਕਾਰ ਨਾਲ 
ਕਹਿਣਾ ਰ੍ 
“ਪ੍ਰ ਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ 

ਵਿਸਰਿਆ। ”-- ਆਸਾ ੧, ਸੋਪੁ ੩, ੨ : ੨ (12) 


(ਮਹਾਨਕੋਸ਼ ਇਸ ਦੇ ਅਰਥ 'ਸ਼ਰਧਾਵਾਨ” ਕਰਦਾ ` 


ਹੈ) 


-- ਨਿਮਰਤਾ ਸਹਿਤ ਕਹਿਣਾ, ਕਹਿਣਾ 
“ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ।” 
-- ਸਿਰੀ ੧, ੨੫, ੪ : ੧ (23) 
“ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ 
ਸਰਬ ਮਹੀ। ”-- ਆਸਾ ਨਾਮ, ੨, ੪ : ੨ (485) 
(ਮਹਾਨਕੋਸ਼ ਇਥੇ ਅਰਥ “ਨਮਸਕਾਰ ਕਰਦਾ 
ਹੈ” ਕਰਦਾ ਹੈ) 
“ਨਾਮਾ ਪ੍ਰਣਵੈ ਸੇਲ ਮਸੇਲ।” (ਕਹੇ) 
- ਭੈਰ ਨਾਮ, ੧੦, ੧੯ : ੧ (1166) 
ਪ੍ਰਤਖਿ -- ਪ੍ਰਗਟ ਤੌਰ ਤੇ, ਜ਼ਾਹਿਰਾ 
“ਤੀਨਿ ਦੇਵ ਪ੍ਰਤੱਖਿ ਤੋਰਹਿ ਕਰਹਿ ਕਿਸ ਕੀ 
ਸੇਉ।” _ -- ਆਸਾ ਕਬ, ੧੪, ੨ : ੨ (479) 
“ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।” 
- ਆਸਾ ਧਨਾ ੨, ੪ : ੨ (488) 
ਪ੍ਰਤਗਿਆ -- ਦ੍ਰਿੜ ਨਿਸ਼ਚਾ 
“ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ 
ਆਈ। ”_ -- ਟੋਡੀ ਨਾਮ, ੨, ੧ : ੧ (718) 


ਪ੍ਰਤਪਾਨੀ -- ਬਹੁਤ ਤਪਾਨਾ 


“ਸਰਬ ਜੀਅ ਕੀਏ ਪ੍ਰਤਪਾਨੀ। ” 


-- ਮਲਾ ੧, ਅਸ ੫, ੩ : ੧ (1275) 


| ਪ੍ਰਤਾਪ - ਵਡਿਆਈ, ਇਕਬਾਲ, ਤੇਜ 


“ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ 
ਨਿਰਬਾਣੀ।”” -- ਸੋਰ ੫, ੧੮, ੪ : ੨ (614) 


ਪ੍ਰਤਾਪਿ - 1. ਮਿਹਰ ਸਦਕਾ, ਦਇਆ ਸਦਕਾ 


“ਹਰਿ ਪ੍ਰਤਾਪਿ ਜਨ ਅਵਰ ਨ ਜਾਣੀ।” 
- ਗਉ ੫, ਸੁਖ ੨, ੭ : ੪ (265) 
“ਸੰਤ ਪ੍ਰਤਾਪਿ ਦੁਰਤੁ ਸਭੂ ਨਸੈ। ” 
- ਗਉ ੫, ਸੁਖ ੨, ੮ : ੬ (265) 
2. ਬਲ/ਤੇਜ/ਜ਼ੋਰ ਨਾਲ 
“ਸੰਤ ਖੁਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ 
ਧਿਆਵਉ ਰੇ।” ਰ 
-- ਆਸਾ ੫, ੬੪, ੧" : ੨ (3687) 
“ਨਠੇ ਤਾਪ ਦੁਖ ਰੋਗ ਪੂਰੈ ਗੁਰ ਪ੍ਰਤਾਪਿ।” 
- ਗੂਜ ੫, ਵਾਰ ੧੩ : ੪ (521) 
ਹੋਰ ਰੂਪ -- ਪ੍ਰਤਾਪੁ -- 
ਸਣ ਪਾਪ ਰਤਾ ਬਿਤਿ ਜਲ ਜੇ 
ਜੈਕਾਰੁ ਜੀਉ।” (ਤੇਜ਼) 





ਪ੍ਰਤਿ 1588 
-- ਸਿਰੀ ੧, ਅਸ ੨੮, ੧੭ : ੩ (72) 
“ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ 
ਨਾਨਕ ਪ੍ਰਭ ਜਾਤਾ।” (ਵਡਿਆਈ) 
-- ਸੋਰ ੫, ੯੪, ੨ : ੨ (631) 
ਪ੍ਰਤਿ - 1. ਹਨ 


“ਦਿਨ ਪ੍ਰਤਿ ਕਰੈ ਕਰੇ ਪਛੁਤਾਪੈ ਸੋਗ ਲੋਭ ਮਹਿ 


ਸੂਕੈ।” - ਧਨਾਂ ੫, ੬, ੩ : ੨ (672) 
“ਨਿਤ ਖ੍ਰਝਿ ਨਾਵਣੂ ਰਾਮ ਸਰਿ ਕੀਜੈ।” (ਭਾਵ 
ਹਰ ਰੋਜ਼) _-- ਗਉ ੫, ੧੬੪, ੧" : ੧ (198) 
2. ਨਾਲ 
“ਅਜਾਮਲ ਪ੍ਰੀਤਿ ਪੁਤੁ ਪਤਿ ਕੀਨੀ ਕਰਿ 
ਨਾਰਾਇਣ ਬੋਲਾਰੇ ।” 
-- ਨਟ ੪, ਅਸ ੩, ੨ : ੧ (981) 
= 1. ਦਰਬਾਨ 


“ਧਰਮ ਕੋਟਿ ਜਾ ਕੈ ਖ੍ਰਤਿਹਾਰ।” 

- ਭੈਰ ਕਬ, ਅਸ ੨, ੨ : ੪ (1163) 
ਪ੍ਰਤਿ-ਨਿਤ -- ਨਿਤਾ ਪਤੀ, ਹਮੇਸ਼ਾ, ਸਦਾ 
“ਬਰਧਮਾਨ ਹੋਵਤ ਦਿਨ ਪ੍ਰਤਿਨਿਤ ਆਵਤ ਨਿਕਟਿ 

ਬਿਖੰਮ ਜਰੀ।”” -- ਸਮੁ ੫, ੩" : ੪ (1387) 
ਅਰਥ “ਹਰ ਰੋਜ਼” “ਸਦਾ” ਕਰਦਾ ਹੈ) 
ਪ੍ਰਤਿਪਲਘਾ -- ਪ੍ਰਤਿਪਾਲਕ, ਪਾਲਣਾ ਕਰਨ ਵਾਲੇ 
“ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ 

ਪੁਰਖ ਪ੍ਰਤਿਪਲਘਾ। 
- ਸੂਹੀ 8, ੨, ੩ : ੧ (731) 
ਪ੍ਰਤਿਪਲੀਆ -- ਪਾਲਦਾ ਹੈ 
“ਜੀਅ ਜੰਤ ਸਗਲੇ ਪ੍ਰਤਿਪਲੀਆ। ” 


- ਮਾਰੂ ੫, ੧੮, ੧" : ੨ (1004) 


ਪ੍ਰਤਿਪਾਰ -- ਪਾਲਨਾ 
“ਸੋ ਕਾਹੇ ਨ ਕਰੈ ਪ੍ਰਤਿਪਾਰ । ” 

=- ਗਉ ਕਬ, ੨੨, ੨ : ੨ (32%) 
ਪ੍ਰਤਿਪਾਰਨ -- ਪਾਲਣਹਾਰਾ 


“ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ।” 
-- ਮਾਰੂ ੫, ੨੨, ੨ : ੧ (1005) 

ਪ੍ਰਤਿਪਾਰਿਆ -- ਪਾਲਿਆ, ਪਾਲਣਾ ਕੀਤੀ 
“ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ 
ਪ੍ਰਤਿਪਾਰਿਆ। ”-- ਆਸਾ ੫, ੪੫, ੧ : ੨ (382) 








ਪ੍ਰਤਿਪਾਲਹਿ 





| ਪੁਤਿਪਾਰੇ - ।. ਪਾਲੇ, ਪਾਲਣਾ ਕਰੇ 


“ਜੀਅ ਜੰਤ ਸਗਲੇ ਪ੍ਰਤਿਪਾਰੇ । ” 
-- ਮਾਝ ੫, ੩੦, ੩ : ੨ (103) 
2. ਪਾਲੇ ਹੋਏ 
“ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ 
ਪਿਤਾ ਮੇਰਾ ਮਾਇਆ। ” 
-- ਕਲਿ ੪, ੧, ੧" : ੨ (1319) 
ਹੋਰ ਰੂਪ -- ਪ੍ਰਤਿਪਾਰੈ -- 
“ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ।” 
(ਪ੍ਰਤਿਪਾਲਣਾ ਕਰਦਾ ਹੈ) 


-- ਗਉ ੫, ੧੧੩", ੧ : ੨ (202) 


। ਪ੍ਰਤਿਪਾਲ -- ।. ਪਾਲਣਹਾਰ, ਪ੍ਰਤਿਪਾਲਕ 


ਸਭ ਕਿਸੈ। -- ਗਉ ੫, ਛੰਤ ੩, ੪ : ੩ (249) 
ਪ੍ਰਤਿਪਾਲ ਜੀਉ। ” 
- ਸੂਹੀ ੫, ਅਸ ੩, ੫ : ੧ (760) 
2. ਪਾਲਣਾ ਕਰਦਾ ਹੈ, ਪਾਲਦਾ ਹੈ 
"ਸਾਧੂ ਸੰਗਤਿ ਨਿਰਮਲਾ ਆਪਿ ਕਰੇ 
ਪ੍ਰਤਿਪਾਲ। `-- ਸਿਰੀ ੫, ੮੦, ੨ : ੨ (45) 
“ਜਿਉ ਭਾਵੈ ਤਿਉ ਮੋਹਿ ਖ੍ਰਤਿਪਾਲ। (ਪਾਲਣਾ 


ਕਰ) -- ਬਿਲਾ ੫, ੧੨੧, ੧" : ੧ (828) 
ਹੋਰ ਰੂਪ -- ਪ੍ਰਤਿਪਾਲੰ -- 
ਜਠਰ ਰੋਗਣਹ। ” 
-- ਸਸ ੫, ੫੩ : ੩ (1359) 
3. ਪ੍ਰਤਿਪਾਲਣਾ, ਰਖਿਆ 


“ਅਪਨੇ ਭਗਤ ਪਰਿ ਕੀ ਪ੍ਰਤਿਪਾਲ। ” 
- ਭੈਰ ਨਾਮ, ੧੦, ੧੬ : ੧ (1166) 
ਪ੍ਰਤਿਪਾਲਹਿ -- ਪਾਲਣਾ ਕਰਦਾ ਹੈ 
ਤੇਰੀ ਛਾਉ।`” -- ਕੇਦਾ ੫, ੪, ੨ : ੧ (1120) 
ਹੋਰ ਰੂਪ - ਖ੍ਰਤਿਪਾਲਹੀ -- 
"ਤੂ ਸਰਬ ਜੀਆ ਪ੍ਰਤਿਪਾਲਹੀ। ” (ਪਾਲਦਾਂ 
ਹੈ) -- ਸਿਰੀ ੧, ੧੮, ੧ : ੨ (20) 


ਪ੍ਰਤਿਪਾਲਹੁ -- ਰ੍ 
“ਨਿਮਖ ਨਿਮਖ ਤੁਮ ਹੀ ਖ੍ਰਤਿਪਾਲਹੁ ਹਮ 


੧ 


1589 


ਪ੍ਰਤੀਤਿ 


(ਵਧ 





ਸਿਰੀ ੩, ੪੩, ੪ : ੧ (30) 


ਪ੍ਰਤਿਪਾਲਕ 
ਬਾਰਿਕ ਤੁਮਰੇ ਧਾਰੇ।” (ਪਾਲਣਾ ਕਰਦੇ ਪ੍ਰਤਿਪਾਲਿ। ” -- 
ਹੋ) -- ਧਨਾ ੫, ੧੨, ੧ : 2 (674) | 2. ਪਾਲਣਾ ਕਰਦਾ ਹੈ 


ਪ੍ਰਤਿਪਾਲਕ -- ਪਾਲਣਹਾਰ, ਪਾਲਣਾ ਕਰਨ ਵਾਲਾ , 


ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ 
ਦੀਜੈ ਦਾਨੁਹਰਿ ਹਮ ਜਾਚੇ ।” 
-- ਗਉਂ ੪, ੫, ੫, ੩ : ੧ (169) 
`= ਪਾਲਣਹਾਰ, ਪਾਲਣ ਵਾਲਾ 


ਦਬ 


“ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ 


ਜੀਅ ਪ੍ਰਤਿਪਾਲਕਹ । ” 


-- ਸਸੇ ੫, ੧੫ : ੩ (1327) 


ਪ੍ਰਤਿਪਾਲਕੁ -- ਪਾਲਣਹਾਰ 
“ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ 
ਹਉਮੈ ਹੰਤਨਾ। ” 
- ਮਾਰੂ ੫, ਸੋਲਾ ੯, ੭ : ੩ੇ (1080) 
ਪ੍ਰਤਿਪਾਲਣ -- ਪਾਲਣ 
ਕਰਾਇਆ। ”-- ਧਨਾ ੫, ੭੧, ੧" : ੨ (627) 
`2. ਪਾਲਣਹਾਰ ਰ 


“ਲੋਭ ਮੌਹ ਵਸਿ ਕਰਣ ਸਰਣ ਜਾਚਿਕ 
` ਪ੍ਰਤਿਪਾਲਣ । ”-- ਸਵ ੨, ੫ : ੩ (391) 


-- ਸਿਰੀ ੪, ਵਣ ੧, ੧: ੨ (੧1) 
ਪ੍ਰਤਿਪਾਲਾ -- !. ਪਾਲਣਾ ਰ 
“ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ । ” 
-- ਮਾਝ ੪, ੨, ੩ : ੨ (94) 
2. ਪਾਲਣਹਾਰ, ਪਾਲਣਾ ਕਰਨ ਵਾਲੇ 
“ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ 
ਪ੍ਰਤਿਪਾਲਾ ਜੀਉ। ” 


-- ਮਾਝ ੫, ੩੩, ੩ : ੩ (104) 


“ਜਿਥੈ ਰਖਹਿ ਬੈਕੁੰਠੁ ਤਿਥਾਈ ਤੂ ਸਭਨਾ ਕੇ 


ਪ੍ਰਤਿਪਾਲਾ ਜੀਉ। ” 
-- ਮਾਝ ੫, ੪੦, ੩ : ੩ (106) 
ਪ੍ਰਤਿਪਾਲਿ -- 1. ਪਾਲਣਹਾਰ, ਪਾਲਣਾ ਕਰਨ 
ਉ ਰ 
“ਮਾਇਆ ਮੋਹਿ ਵਿਸਾਰਿਆ ਜਗਤ -ਪਿਤਾ 








“ਸਾਸਿ ਸਾਸਿ ਸੰਤਹ ਪ੍ਰਤਿਪਾਲਿ। ” 
-- ਗੋਂਡ ੫, ੧੮, ੨ : ੩ (867) 
ਨੁ -- ਪਾਲਿਆ ਹੈ 
“ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੂ । ” 
-- ਸੇਰ ੪, ਵਾਰ ੨੮ : ੩ (653) 
ਪ੍ਰਤਿਪਾਲਿਆ -- ਪਾਲਣਾ ਕੀਤੀ ਰ 
“ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ। ” 
- ਮਾਰੂ ੫, ਸੋਲਾ ੧, ੩ : ੧ (1071) 
== ਪਾਲਣਹਾਰ, ਪਾਲਣਾ ਕਰਨ ਵਾਲਾ 
“ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ। ” 
- ਭੈਰ ੪,੩,੪:੧(1134) 
ਪ੍ਰਤਿਪਾਲੇ -- ਪਾਲਦਾ ਹੈ 
“ਪ੍ਰਭ ਪਖ੍ਤਿਪਾਲੇ ਸੇਵਕ ਸੁਖਦਾਤਾ। ”” 
- ਮਾਝ ੫, ੨੫, ੧: ੨ (101) 
` “ਨਾਨਕ ਦਾਸ ਖਸਮਿ ਪ੍ਰਤਿਪਾਲੇ। ” (ਪਾਲੇ) 
-- ਬਿਲਾ ੫, ੨, ੪ : ੩ (801) 
ਹੋਰ ਰੂਪ -- ਪ੍ਰਤਿਪਾਲੈ -- 
“ਦਇਆ ਪੁਰਖ ਪੂਰਨ ਪ੍ਰਤਿਪਾਲੈ ।” 
(ਪਾਲਣਹਾਰ) 

_ - ਗਉ ੫, ਅਸ ੧੦, ੧" : ੨ (240) 
“ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ 
ਬਾਪ।” (ਪਾਲਦਾ ਹੈ) 

-- ਗਉਂ ੫, ਬਾਅ ੩੨ : ੮ (257) 
ਪ੍ਰਤਿਬਿੰਬੁ -- ਪਰਛਾਵਾਂ, ਅਕਸ 
“ਜਿਉ ਪ੍ਰਤੀਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੂ 
ਬਿਗਰਾਨਾ। ”-- ਆਸਾ ਕਬ, ੧, ੪ : ੧ (475) 
ਪ੍ਰਤੀਤਿ -- 1. ਗਿਆਨ,ਸੋਝੀ, ਜਾਣਕਾਰੀ 
“ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ 
ਹੀ ਪਰਚਾ ਪਾਇ।” 
-- ਸਿਰੀ ੪, ਵਾਰ ੧੨ਸ, ੩, ੧ : ੨ (87) 
2. ਯਕੀਨ ਨਿਸਚਾ 
“ਦ੍ਰਿੜ ਕਰਿ ਮਾਨੈ ਮਨਹਿ ਖ੍ਰਤੀਤਿ।” 
-- ਗਉ ੫, ਸੁਖ ੪, 2 : ੫ (267) 
“ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ 
ਬੀਚਾਰੀ। ?-- ਸਾਰ ੪, ੨, ੧ : ੧ (1198) 


1590 


ਪ੍ਰਭਵਨੂ 





ਪ੍ਰਥਮ -- 1. ਪਹਿਲਾਂ 
ਹੋਆ।” - ਤੁਖਾ ੪, ਛੰਤ ੪, ੩ : ੧ (1116) 
ਹੋਰ ਰੂਪ -- ਪ੍ਰਥਮੇ - 
“ਪ੍ਰਥਮੇ ਬ੍ਰਹਮਾ ਕਾਲੇ ਘਰਿ ਆਇਆ।” 
- ਗਉਂ ੧, ਅਸ ੧੪, ੧ : ੧ (227) 
2. ਪਹਿਲਾ 
“ਪ੍ਰਥਮ ਰਾਜ ਭੈਰਉ ਵੈ ਕਰਹੀ।” 


- ਰਾਂਗ ੧ : ਤੇ (1429) ' 


ਹੋਰ ਰੂਪ -- ਪ੍ਰਥਮੇ -- 
“ਪ੍ਰਥਮੇ ਤੇਰੀ ਨੀਕੀ ਜਾਤਿ। ” (ਪਹਿਲੀ ਗੱਲ) 
- ਆਸਾਂ ੫, ੧੨, ੧ : ੧ (374) 
ਪ੍ਰਦੇਸਹ -- ਪਾਇਆ ਦੇਸਾਂ 
“ਭੁਮਤ ਭਾਰ ਅਗਨਤ ਆਇਓ ਬਹੁ ਪ੍ਰਵੇਸਹ 
ਧਾਇਓ। ”-- ਆਸਾ ੫, ਛੰਤ ੮, ੩ : ੩ (458) 
ਪ੍ਰਦੇਸੁ -- ਦੂਜਾ ਦੇਸ 
“ਤਨਿ ਸੁਗੰਧ ਢੂਢੈ ਪ੍ਰਦੇਸੁ। ` (ਭਾਵ ਦੂਜਾ ਸਥਾਨ) 
-- ਬਸੰ ਰਵਿ, ੧, ੨ : ੨ (1196) 
ਪ੍ਰਧਾਨ -- ਸ੍ਰੇਸ਼ਟ, ਉਤਮ, ਮੁਖੀ, ਸ੍ਰੋਮਣੀ 
“ਪ੍ਰਭ ਕਉ ਸਿਮਰਹਿ ਸੇ ਪੁਰਖ ਖ੍ਰਧਾਨ। ” 
-- ਗਉ ੫, ਸੁਖ ੧, ੫ : ੪ (263) 
“ਤਿਹ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ 
ਮਥਾਨਾਨਾ।”” (ਸ੍ਰੇਸ਼ਟ/ਚੰਗੇ ਭਾਗ) 
- ਗਉ ਕਬ, ੭੪, ੩ : ੨ (339) 
ਹੋਰ ਰੂਪ - ਪ੍ਰਧਾਨੁ -- 
“ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ। ” (ਸੋੋਮਣੀ) 
-- ਗਉ ੫, ਸੁਖ ੩, ੬ : ੧ (266) 
ਉਧਰੇ। (ਸ੍ਰੇਸ਼ਟ) 
- ਮਾਰੂ ੪8, ੧, ੨ : ੧ (995) 
“ਕੋਧੁ ਪਰਧਾਨੁ ਮਹਾ ਬਡ ਦੁੰਦਰ ਤਹ ਮਨੁ 
ਮਾਵਾਸੀ ਰਾਜਾ।” (ਮੁੱਖੀ) 
-- ਭੈਰ ਕਬ, ੧੭, ੨ : ੨ (1161) 
ਪ੍ਰਨਾਸਨ -- ਨਾਸ ਕਰਨ ਵਾਲਾ 
“ਦ੍ਰਿਸਟਿ ਧਰਤ ਤਮਹਰਨ ਦਹਨ ਅਘ ਪਾਪ 
ਪ੍ਰਨਾਸਨ । '' - ਸਵੇ 2, ੫ : ੧ (1391) 
ਪ੍ਰਪੰਚੁ -- ਝਮੇਲਾ, ਖਿਲਾਰਾ, ਅਡੰਬਰ 




















- ਬਿਲਾ ੫, ੪੭, ੨ : ੨ (812) 
ਪ੍ਰਫੁਲਿਆ -- ਖਿੜ ਪਿਆ 
“ਘਰਿ ਨਾਹੁ ਨਿਹਚਲੁ ਅਨਦ ਸਖੀਏ ਚਰਨ ਕਮਲ 
_ ਪ੍ਰ ਫੁਲਿਆ। ” -- ਰਾਮ ੫, ਰੁਤੀ ੨ : ੩ (928) 
ਪ੍ਰਬਲ -- ਜ਼ੋਰਦਾਰ, ਬਲਵਾਨ 
“ਅਬ ਇਹ ਪ੍ਰੀਤਿ ਮਹਾ ਪਰ੍ਬਲ ਭਈ ਆਨ ਬਿਖੈ 


ਜਰੀ।” - ਕੈਦਾ ੫, ੧, ੧" : ੨ (1121) 
ਪ੍ਰਬਲਚੰਡ -- ਮਾਲ ਕਉਸਕ ਰਾਗ ਦੇ ਅੱਠ ਪੁੱਤਰਾਂ 
ਵਿਚੋਂ ਇਕ 
“ਪ੍ਰਬਲਚੰਡ ਕਉਸਕ ਉਭਾਰਾ। ” 


-- ਰਾਗ ੧ “ ੨੦ (1430) 
ਪੀਣ -- ਨਿਪੁੰਨ 
ਚਤੁਰ ਚੰਚਲਹ । ”-- ਸਸ ੫, ੩੫ : ੪ (1357) 


। ਪ੍ਰਬੀਨ -- ਨਿਪੁੰਨ 
“ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ 
ਅਹੀ।” -- ਦੇਵ ੫, ੭, ੨ : ੧ (529) 


ਪ੍ਰਬੀਨਾ -- ਸਿਆਣਾ, ਨਿਪੁੰਨ 
ਮਿਲਿਓ ਸਗਲ ਪ੍ਰਬੀਨਾ। ” 


-- ਸਾਰ ੫, ੩੩,-੧ : ੨ (1211) 


| ਪ੍ਰਬੋਧੇ - ਗਿਆਨਵਾਨ/ਸੋਝੀਵਾਨ ਹੁੰਦਾ, ਸਮਝਦਾ 


“ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ।” 
- ਰਾਮ ੫, ਅਸ ੧, ੮ : > (913) 
ਪ੍ਰਭ -- ਪ੍ਰਭੂ, ਪ੍ਰਮਾਤਮਾ ਰੱਬ 
“ਹਮ ਗਰੀਬ ਮਸਕੀਨ ਖੂਭ ਤੇ ਰੇ ਹਰਿ ਰਾਖੁ ਰਾਖੁ 
ਵਡਵਡਾ ਹੈ। -- ਗਉ ੪, ਸੋਹ ੪, ੪ : ੧ (13) 
ਹੋਰ ਰੂਪ -- ਪ੍ਰਭ - 
ਸਾਧਸੰਗਿ ਕ੍ਰਿਪਾ ਖ੍ਰਭੰ।” (ਪ੍ਰਭੂ ਦੀ) 
- ਸਸ ੫, ੩੫ : ੫ (1357) 
ਪ੍ਰਭਤਾ -- ਵਡਿਤਣ, ਸਾਹਿਬੀ 
“ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ 
ਦਿਵਾਨਾ।” _-- ਧਨਾ ੯, ੨, ੧ : ੨ (685) 
ਪ੍ਰਭਵਨੂ -- ਗਮਨ, ਫਿਰਨਾ, ਦੋੜਨਾ 
“ਪ੍ਰਭਵਨੁ ਕਰੇ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ 


ਪ੍ਰਭਾਤਾ 


1591 


. 


ਪ੍ਰ ਵਸ 





ਸਾਧ ਦਇਆ ਘਰੁ ਲਹੀਆ।” 
-- ਬਿਲਾ ੪, ਅਸ ੪, ੪ : ੨ (੧35) 
ਪ੍ਰਭਾਤਾ -- ਪ੍ਰਭਾਤ ਸਮੇ, ਸਵੇਰੇ 
ਰੁਧਾ ਕਿਆ ਕਰੇ । ” 
-- ਤੁਖਾ ੧, ਛੰਤ ੬, ੧: ੫ (1112) 


- ਪ੍ਰਭਾ ੧, ੯, ੪ : ੧ (1330) 
ਪ੍ਰਭਿ - ਪ੍ਰਭੂ (ਨੇ, ਨੂੰ ਆਦਿ) 
“ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ 
ਮਿਲਾਇ।” (ਪ੍ਰਭੂ ਨੇ) 
- ਸਿਰੀ ੩, ੫੬, ੨ : ੧ (35) 
“ਜਾ ਦੇਖਾ ਪ੍ਰਭੁ ਆਪਣਾ ਪੂਭਿ ਦੇਖਿਐ ਦੁਖੁ ਜਾਇ। ” ' 
(ਪ੍ਰਭੂ ਨੂੰ) -- ਸਿਰੀ ੪, ੬੫, ੧ : ੨ (39) 
ਹੋਰ ਰੁਪ - ਪ੍ਰਭੁ -- 
“ਪ੍ਰਭੁ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ 
ਲਾਲ। (ਪ੍ਰਭੂ) 
-- ਸਿਰੀ ੧, ੯, 2 : ੧ (17) 


ਪ੍ਰਭੂ -- 
“ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ 
ਬੁਝਾਇ। ” -- ਸਿਰੀ ੩, ੬੦, ੧ : ੩ (37) 
ਪ੍ਰਭੋ -- ਮਾਲਕ 
“ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ 
ਸਭ ਸ੍ਰਿਸਟਿ ਕਾ ਖ੍ਰਭੋਂ ਮੇਰੇ ਮਨ ਹਰਿ ਬੋਲਿ ਹਰਿ 
`ਪੁਰਖੁ ਅਬਿਨਾਸੀ।” 


-- ਸਾਰ ੪, ੧੨, ੧ 


ਪ੍ਰਮਾਣ -- ਨਮੂਨੇ ਦੀ, ਪ੍ਰਮਾਣੀਕ 


੧੧ (1202) 


ਨਯਣ।”` 
ਰੂਪ - ਪ੍ਰਮਾਣਿ - 
ਧਿਆਯਉ। -- ਸਵ ੪, ਕਲ ੭ : ੧ (1397) 
ਪ੍ਰਮਾਣਿ -- ।. ਪ੍ਰਮਾਣੀਕ, ਨਮੂਨੇ ਦਾ, ਵਖ “ਪ੍ਰਮਾਣ 
2. ਤੁਲ, ਸਮਾਨ, ਵਰਗਾ 
“ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ 


-- ਸਵ ੫, ਮਥੂ ੧: ੬ (1408) 





ਸਮਾਇਯਉ। ”-- ਸਵ ੫, ਕਲ ੮ : ੫ (1408) 
ਪ੍ਰਮਾਣ - ।. ਪ੍ਰਮਾਣੀਕ, ਮਕਬੂਲ 
ਕਹਾਇਓ।” -- ਸਵ ੧, 2 : ੫ (1309) 
2. ਸਮਾਨ, ਤੁਲ, ਬਰਾਬਰ ਦਾ 
"ਗੁਰ ਗਮਿ ਪ੍ਰਮਾਣੂ ਤੈ ਪਾਇਓ ਸਤੁ ਸੰਤੋਖੁ 
ਗ੍ਰਾਹਜਿ ਲਯੋ।”-- ਸਵ ੨, ੬ : ੫ (1392) 
3. ਵਾਂਗੂ 
`ਖ੍ੁਮਾਣੁ। ` -- ਸਵ ੫, ਕਲ ੪ : ੪ (1407) 
ਪ੍ਰਵਣੇ -- ਪ੍ਰਵਾਨ ਹੈ, ਕਬੂਲ ਹੈ 
“ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ।” 
-- ਨਟ ੪, ੬, ੧" : ੧ (976) 
(ਮਹਾਨਕੋਸ਼ ਇਸ ਦੇ ਅਰਥ 'ਆਸ਼ਕ” ਕਰਦਾ ਹੈ) 
ਪ੍ਰਵਾਹ -- ਧਾਰਾ, ਵਹਿਣ, ਝਰਣੇ, ਚਸ਼ਮੇ 
“ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੇ 
ਹੀ ਤੇ ਪਰੈ ਅਪਰ ਅਪਾਰ ਪਰਿ।” 
- ਸਮੁ ੫, ੨ : ੧ (1385) 
(ਮਹਾਨਕੋਸ਼ 'ਪ੍ਰਵਾਹਸਰਿ” ਨੂੰ ਇਕੱਠਿਆਂ ਕਰ ਅਰਥ 
“ਨਿਰੰਤਰ ਵਹਿਣ ਵਾਲੀ ਨਦੀ? ਕਰਦਾ ਹੈ) 
ਪ੍ਰਵਿਰਤਿ - ਰੁਝਿਆ ਹੋਇਆ, ਲੁਗਿਆ ਹੋਇਆ 
“ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ। ” (ਭਾਵ 
ਦੁਨੀਆ ਵਿਚ ਰੁਝੇ ਰਹਿਣ ਦਾ ਮਾਰਗ) 
-- ਸਸ ੫, ੧੨ : ੪ (1355) 
- ਦਾਖਲਾ 
“ਸਤਿ ਤੇ ਜਨ ਜਾ ਕੈ ਰਿਦੈ ਖ੍ਰਵੇਸ।” (ਭਾਵ ਵਸ 
ਜਾਣਾ) -- ਗਉਂ ੫, ਸੁਖ ੧੬, 2 : ੨ (284) 
“ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ। ” 
(ਪਸਰਿਆ ਹੋਇਆ ਭਾਵ ਉਸ ਦੀ ਉਪਮਾ 
ਖਿਲਰੀ ਹੋਈ ਹੈ)-- ਕੇਦਾ ਰਵਿ, ੧, ੨:੨ (1124) 
ਹੋਰ ਰੁਪ -- ਪ੍ਰਵੇਸੰੰ - _ 
“ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ 
ਤਹ ਨ ਖ੍ਰਵੇਸੰ।” (ਦਖਲ) 
-- ਸਿਰੀ ਬੇਣੀ, ੨, ੩ : ੧ (92) 
'ਨਿਸਿ ਜਾਗਸਿ ਭਗਤਿ ਖ੍ਰਵੇਸੰ।” (ਭਗਤੀ 
ਵਿਚ ਦਖਲ ਹੋ ਭਾਵ ਲਗ) 
- ਪ੍ਰਭਾ ਬੇਣੀ, ੧, ੩ : ੨ (1351) 


ਪ੍ਰਾਗ 
ਪ੍ਰਵੇਸਾ - 
“ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ 
ਮਨ ਤਨ ਸਚੁ ਧ੍ਰਾਪੇ।” (ਦਾਖਲ ਹੋਇਆ) 


ਪ੍ਰਵੇਸੁ -- 


“ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਹ 


ਮਾਨੁ ਮਨ ਏਕ ਮਏ।”” (ਦਾਖਲ ਹੋਣ) 
- ਆਸਾ ਧੰਨਾ, ੧, ੩ : ੧ (487) 
_“ਸਗਲ ਭਵਨ ਮਹਿ ਸਬਲ ਪ੍ਰਵੇਸੈ । ` (ਦਾਖਲ 
ਹੁੰਦੀ ਹੈ, ਪ੍ਰਵੇਸ਼ ਕਰਦੀ ਹੈ) 
-> ਆਸਾਂ ੪. 8; ੨ ? & 11 


ਪ੍ਰਾਗ -- ਹਿੰਦੂਆਂ ਦਾ ਇਕ ਤੀਰਥ ਅਸਥਾਨ 


“ਪ੍ਰਾਗ ਇਸਨਾਨੇ। ” 
- ਗੋਂਡ ਨਾਮ, ੧, ੧ : ੩ (873) 
ਹੋਰ ਰੂਪ -- ਖ੍ਰਾਗਿ - 
“ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ 


ਅਧ ਕਾਟਿ।” (ਪ੍ਰਾਗ ਤੀਰਥ ਤੇ) 
- ਮਾਲੀ ੪, ੬, ੨ : ੧ (96) 
ਪ੍ਰਾਛਤ -- ।. ਪਾਪ ਦੂਰ ਕਰਨ ਲਈ ਕੀਤਾ ਕਰਮ, 


ਪ੍ਰਾਸਚਿਤ 
ਦੁਖ ਹਰੇ । ”-- ਆਸਾ ੫, ਛੰਤ ੪, ੧ : ੫ (454) 
“$.. ਪਾਪ 
ਪ੍ਰਾਛਤ ਮਿਟਿਓ ਰੇ।”” 
- ਟੈਂਡ ੫, ੧੯, ੨ : ੧ (715) 
ਪ੍ਰਾਣ -- ਸਵਾਸ, ਜਿੰਦ ਜਾਨ, ਜੀਵਨ 
"ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ।” 
(ਭਾਵ ਜੀਵਨ) -- ਸਿਰੀ ੫, ੭੯, ੧ : ੨ (45) 
“ਮੈਂ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ 
ਪ੍ਰਾਣ ਹਮਾਰੇ।” (ਜਿੰਦ ਜਾਨ) 
- ਵਡ ੪, ਛੰਤ ੩, ੪ : ੪ (574) 
“ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ ਬਿਧਿ ਸਾਹਿਬੁ 
ਰਵਤੁ ਰਹੈ।” (ਸਵਾਸ) 


“ਉਹੀ ੧, ੧, ੩ : ੨ (7$00. 


"ਸੰਤਨ ਕੇ ਪ੍ਰਾਣ ਅਧਾਰ।” (ਜੀਵਨ ਦਾ) 
- ਰਾਮ ੫, ੩੮, ੩੨ : ੩ (895) 


ਪ੍ਰਾਣਪ੍ਰੀਤਮ -- 








ਅਧਾਰੀ। ”-- ਆਸਾ ੩, ਅਸ ੨੩, ੨ : ੧ (423) 
ਪ੍ਰਾ ਣਨਾਥ -- ਜਿੰਦਜਾਨ ਦੇ ਮਾਲਕ 
“ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨੰ ਜਗਦ 


ਗੁਰੋ।” -- ਸਸ ੫, ੫੦ : ੧ (1358) 
ਪ੍ਰਾ ਣਪਤਿ -- ਪ੍ਰਾਣਾਂ ਦੇ ਮਾਲਕ 
"ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ 
ਕਾ ਪਿਆਰਾ। ”- ਸੂਹੀ ੫, ੪੮, ੨ : ੨ (747) 
ਹੋਰ ਰੂਪ -- ਪ੍ਰਾਣਪਤੀ -- 
"ਨਾਨਕ ਦ੍ਰਿਸਟਿ ਆਇਓ ਸਰਬ ਠਾਈ ਪ੍ਰਾਣਪਤੀ 
ਹਰਿ ਸਮਕਾ। ” 
- ਸਾਰ ੫, ੨੭, ੨ : ੨ (1209) 
ਪਿਆਰਾ 
ਸੁਆਮੀਆ।” 
<< ਸੂਹੀ ਪੰ. ਛੱਤ ੨, ੩ : ੩ (778) 
ਪ੍ਰਾਣਿ -- ਸੁਆਸਾਂ ਵਿਚ, ਦਮ ਦਮ ਵਿਚ 
“ਰਾਮ ਨਾਮੁ ਮੇਰੈ ਖ੍ਰਾਣਿ ਵਸਾਏ ਸਤਿਗੁਰ ਪਰਸਿ 
ਹਰਿ ਨਾਮਿ ਸਮਈਆ।” 
- ਬਿਲਾ ੪, ਅਸ ੩, ੧ : ੨ (834) 
ਪ੍ਰਾਣੀ -- ਪ੍ਰਾਣਧਾਰੀ, ਜੀਵ ਭਾਵ ਮਨੁੱਖ 
“ਪ੍ਰਾਣੀ ਤੂੰ ਆਇਆ ਲਾਹਾ ਲੈਣਿ। ” (ਹੇ ਮਨੁੱਖ) 
- ਸਿਰੀ ੫, ੭੩, ੧" : ੧ (43) 
"ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ 
ਗਰਭਾਸਿ।” (ਜੀਵ) 
- ਸਿਰੀ ੧, ਪਹ ੧, ੧ : ੬ (74) 
“ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ 
ਮੇਰਾ।” (ਭਾਵ ਬਚਾ) 
੍ - ਸਿਰੀ ੧, ਪਹ ੧, ੨ : ੩ (74) 
ਪ੍ਰਾ ਣੀਆ -- 1. ਜੀਵਾਂ, ਮਨੁੱਖਾਂ 
ਸਵਾਰਿ ਜੀਊ।” 
- ਸਿਰੀ ੫, ਅਸ ੨੮, ੨੩ : ੩ (73) 


2. ਹੇ ਪ੍ਰਾਣੀ, ਹੈ ਮਨੁੱਖ 


ਪਾਣੀਹੋ 


ਨਾਰ 


1593 


ਧ੍ਰਾਨਾ 





“ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ 
ਸਿਰਜਣਹਾਰੁ । ” 
-- ਤਿਲੰ ੫, ੩, ੧ : ੧ (724) 
ਪ੍ਰਾਣੀਹੋ -- ਹੇ ਪਾਣੀਓ, ਹੇ ਜੀਵੇ, ਹੇ ਮਨੁੱਖ ਜਨੋ 
“ਤਿਸੈ ਸਰੇਵਹੁ ਖ੍ਰਾਣੀਹੋ ਜਿਸ ਦੈ ਨਾਉ ਪਲੈ। ” 
-- ਗਉ ੫, ਵਾਰ ੮ : ੧ (320) 
ਪ੍ਰਾਤ - ਪ੍ਰਭਾਤ, ਸਵੇਰ 
“ਸੰਧਿਆ ਪ੍ਰਾਤ ਇਸਾਨੁ ਕਰਾਹੀ। ” 
ਰ੍ -- ਗਉਂ ਕਬ, ੫. ੧ : ੧ (324) 
ਪ੍ਰਾਤਹਕਾਲ -- ਸੂਰਜ ਚੜ੍ਹਨ ਤੋਂ ਪਹਿਲਾਂ ਦਾ 
ਵੇਲਾ, ਸਵੇਰ ਵੇਲੇ 
“ਪ੍ਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ 
ਦਰਸੁ ਪਾਵਉ। ”-- ਦੇਵ ੫, ੨੬, ੧ : ੧ (533) 
ਹੋਰ ਰੂਪ -- ਪ੍ਰਾਤਹਕਾਲਿ -- 
“ਪ੍ਰਾਤਹਕਾਲਿ ਹਰਿ ਨਾਮੁ ਉਚਾਰੀ। ” 
- ਸੂਹੀ ੫, ੩੦, ੧ : ੧ (743) 
ਪ੍ਰਾਤਮਾ -- ਜੀਵਾਤਮਾ 
“ਪ੍ਰਾਤਮਾ ਪਾਰਬ੍ਰਹਮ ਕਾ ਰੂਪ। ” 


- ਗੋਂਡ ੫, ੨੧, ੧" : ੨ (868) 


- ਗੂਜ 8, ਸੋਦ ੪, ੧”? 2੨ (10) 
“ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ 
ਗੁਣਵੰਤ ਪ੍ਰਾਨ ਹਮਾਰੇ। ” (ਜੀਅ ਜਾਨ) 


-- ਸਿਰੀ ੫, ਛੱਤ ੩, ੨ : ੩ (80). 


“ਪ੍ਰਾਨ ਗਏ ਕਹੁ ਕਾਕੀ ਮਾਇਆ।” (ਸੁਆਸ 
ਮੁੱਕ ਗਏ) _ -- ਗਉ ਕਬ, ੮, ੨ : ੨ (325) 
2. ਪ੍ਰਾਨੀ, ਮਨੁੱਖ (ਮਹਾਨਕੋਸ਼) 
“ਪ੍ਰਾਨ ਤਰਨ ਕਾ ਇਹੈ ਸੁਆਉ।” 
-- ਗਉਂ ੫. ਸੁਖ ੨੨, ੫ : ੬ (293) 
ਹੋਰ ਰੂਪ -- ਪ੍ਰਾਨ - 
“ਮਨੁ ਧਨੁ ਤੇਰੋ ੍ਰਾਲੰ ਏਕੈ ਸੂਤਿ ਹੈ ਜਹਾਨ 
ਕਵਨ ਉਪਮਾ ਦੇਉ ਬਡੇ ਤੇ ਬਡਾਨੰ। ” 
-- ਸਮੁ ੫, ੪ : ੨ (1386) 
ਪ੍ਰਾਨ ਅਧਾਰ -- ਜੀਵਨ ਦਾ ਆਸਰਾ 
“ਨਾਨਕ ਸਰਣਿ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ 





ਅਧਾਰ। ` _-- ਗੂਜ ੫, ੨੩, ੨ : ੧ (500) 
ਹੋਰ ਰੂਪ -- ਪ੍ਰਾਨ ਅਧਾਰਾ -- 

"ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ 
ਅਧਾਰਾ ਰਾਮ। 

- ਬਿਹਾ ੫, ਛੰਤ ੨, ੧ : ੧ (542) 
ਪ੍ਰਾਨ ਅਧਾਰੀ -- 

ਪ੍ਰਭ ਪ੍ਰਾਨ ਅਧਾਰੀ। ” (ਪ੍ਰਾਨਾਂ ਦਾ ਆਸਰਾ) 

੨ ਸੋਮ &. ੯ 2 ੪ (1369) 
ਪ੍ਰਾਨ ਅਧਾਰੇ -- 

“ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ। ” 

-- ਸੂਹੀ ੫, ੧੫, ੧੯ : ੧ (740) 
ਪ੍ਰਾਨਸਖਾ -- ਪ੍ਰਾਨਾਂ ਦੇ ਦੋਸਤ ਭਾਵ ਪ੍ਰਾਨ ਰਖਿਅਕ 
“ਮੇਰੇ ਪ੍ਰਾਲਸਖਾ ਗੁਰ ਕੇ ਸਿਖ ਭਾਈ ਮੋ ਕਉ 
ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ।” 


- ਗੂਜ ੪, ੫, ੧" : ੨ (493) 


ਪ੍ਰਾਨਨਾਥ -- ਪ੍ਰਾਨਾਂ ਦੇ ਮਾਲਕ/ਸੁਆਮੀ 


“ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ। ” 
-" ਕਾਨ ੫, ੪੦, > : ੧ (1306) 
ਪ੍ਰਾਨਪਤਿ - ਪ੍ਰਾਨਾਂ ਦੇ ਮਾਲਕ ਭਾਵ ਹਰਿ 
“ਕਵਨ ਗੁਨ ਪ੍ਰਾਨ ਪਤਿ ਮਿਲਉ ਮੇਰੀ ਮਾਈ। ” 
- ਗਉ ੫, ੧੧੮", ੧" : ੧ (204) 
ਹੋਰ ਰੂਪ -- ਪ੍ਰਾਨਪਤੀ -- 
“ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ।” 


(ਪ੍ਰਭੂ) `-- ਸੂਹੀ ੫, ੧੦, ੩ : ੨ (739) 
ਪ੍ਰਾਨਪਤੇ -- 
“ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ 
ਪ੍ਰਾਨਪਤੇ।” (ਪ੍ਰਭੂ) 


-- ਬਿਲਾ ੫, ਛੰਤ ੩, ੪ : ੩ (847) 
ਪ੍ਰਾਨਪਿਆਰੇ - ਪ੍ਰਾਨਾਂ ਤੋਂ ਪਿਆਰੇ, ਬਹੁਤ ਪਿਆਰ 
"ਹਰਿ ਬਿਸਰੂ ਨਾਹੀ ਪ੍ਰਾਨ ਪਿਆਰੇ ਚਿਤਵੰਤਿ 

ਦਰਸਨੁ ਸਦ ਮਨਾ। ” 
-- ਬਿਹਾ ੫, ਛੰਤ ੬, ੪ : ੪ (546) 





-ਪ੍ਰਾਨਮੁਖ -- ਜਲਾਦ (ਕੇਵਲ ਮਹਾਨਕੋਸ਼) 


“ਦੇਖਿ ਬੈਸਨੋ ਖ੍ਰਾਨ ਮੁਖ ਭਾਗਾ। ” 
- ਪ੍ਭਾ ਬੇਣੀ, ੧, ੧ : ੪ (1351) 
ਪ੍ਰਾਨਾ -- ਜਿੰਦ ਜਾਨ, ਜੀਵਨ 


_ ਖ੍ਰਾਨਾਨਾਂ 
“ਮਧੁ ਸੂਦਨ ਮੇਰੇ ਮਨ ਤਨ ਪ੍ਰਾਨਾ।” 


<- ਆਏ ੪, %, ੧ 5 ੧ (94) 


ਪ੍ਰਾਨਾਨਾਂ -- ਪ੍ਰਾਨ, ਜਿੰਦ ਜਾਨ 


“ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ 
ਮੌਰੇ ਪ੍ਰਾਲਾਨਾਂ। ” 
ਰ -- ਗਉ ਕਬ, ੭੪, ੧" : ੨ (339) 
ਪ੍ਰਾਨਿ -- ਪ੍ਰਾਨਾਂ ਵਿਚ 


“ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਖ੍ਰਾਨਿ ਵਸਾਏ 
ਰਾਂਮ। - ਆਸਾ ੪, ਛੰਤ ੮, ੧ : ੨ (442) 
“ਨੈਨ ਬੈਨ ਸੁਵਨ ਸੁਨੀਐ ਅੰਗ ਅੰਗੇ ਸੁਖ ਖ੍ਰਾਨਿ। ” 
(ਭਾਵ ਸੁਆਸ ਸੁਆਸ) 
- ਕਲਿ ੫, ੪, ੧" : ੨-(1322) 
ਪ੍ਰਾਨੀ -- ।. ਪ੍ਰਾਣ ਧਾਰੀ ਭਾਵ ਜੀਵ ਅਥਵਾ ਮਨੁੱਖ 
“ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ।” 
-- ਗਉਂ ੫, ੧੬੯, ੧" : ੨ (199) 
“ਪ੍ਰਾਨੀ ਕਉਨੁ ਉਪਾਉ ਕਰੈ।” (ਮਨੁੱਖ) 


-- ਸੋਰ ੯, ੫, ੧" : ੧ (632) 


ਬਿਸਾਰਨ। ” (ਪ੍ਰਾਨੀਆਂ ਦੇ) 
ਰ੍ - ਬਿਲਾ ੫, ੮੩, ੧੯ : ੨ (820) 
2. ਹੇ ਜੀਵ, ਹੇ ਮਨੁੱਖ 
“ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ 
ਗੁਰ ਗਰਬੁ ਨ.ਜਾਈ। ” 
- ਗੂਜ ੧, ਅਸ ੩, ੨ : ੨ (504) 
ਪ੍ਰਾਨੀਅਹੁ -- ਹੇ ਜੀਵ ਧਾਰੀਓ, ਹੇ ਪਾਨੀਓ 
“ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਖ੍ਰਾਨੀਅਹੁ। 
- ਸਵ ੪, ਨਲ ੧੩ : ੨ (1400) 
ਪ੍ਰਾਨੇ - ਪ੍ਰਾਣ, ਜਿੰਦ 
“ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ 
ਮੇਲਿ ਮੇਰਾ ਖ੍ਰਾਨੇ। ” ਰ 
-- ਗਉਂ ੪, ੫੬, ੧: ੨ (169) 
ਪ੍ਰਾਪਤੰ =- ਪ੍ਰਾਪਤ ਹੁੰਦੇ ਹਨ 
“ਪ੍ਰਾਪਤੰ ਧਰਮ ਲਖ੍ਰਣ। ” 
-- ਸਸ ੫, ੧੦ : ੪ (1354) 
ਹੋਰ ਰੂਪ -- ਪਰਾਪਤਿ -- _ 
ਪ੍ਰਾਪਤਿ ਸੋ ਪਾਏ।” 


1594 





ਪ੍ਰਿਅ 
(ਪ੍ਰਾਪਤ ਹੋਣਾ ਲਿਖਿਆ ਹੈ, ਭਾਵ ਭਾਗਾਂ ਵਿਚ 
ਹੋਵੇ) -- ਆਸਾ ੪, ਛੰਤ ੮, ੩ : ੬ (442) 


“ਪਰਾਪਤਿ ਪੋਤਾ ਕਰਮੁ ਪਸਾਉ।” (ਪ੍ਰਾਪਤ 
ਹੁੰਦਾ ਹੈ) _ -- ਰਾਮ ੧, ੮, ੨ : ੧ (878) 


ਪ੍ਰਿਉ - ।. ਪਤੀ 


“ਕਹੁ ਨਾਨਕ ਜਿਨਿ ਪਿਉ ਪਰਮੇਸੁਰ ਕਰਿ 





ਜਾਨਿਆ। ” -- ਗਉ ੫, ੯੯, ੪ : ੧ (185) 
“ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ 
ਰੰਗੁ ਮਜੀਠਾ। ” 


- ਆਸਾਂ ੫, ਛੰਤ ੩, ੧ : ੫ (454) 
“ਸੇਜ ਏਕ ਖ੍ਰਿਉ ਸੰਗਿ ਦਰਸੁ ਨ ਪਾਈਐ ਰਾਮ। ” 
(ਭਾਵ ਪਰਮੇਸਰ) 
-- ਬਿਹਾ ੫, ਛੰਤ ੨, ੩ : ੧ (543) 
“ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ।” (ਪਿਆਰੇ 
ਪ੍ਭੂ ਨੂੰ ਆਰਾਧੇ) 
- ਬਸੰ ੧, ਅਸ ੧, 2 : ੩ (1187) 
2. ਪਿਆਰਾ, ਪ੍ਰਿਅ 
“ਪ੍ਰਿਉ ਖ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ 
ਦ੍ਰਿਸਟਿ ਓਹ ਚੰਦ ਚਕੋਰੀ।” (ਪਿਆਰਾ 
ਪਿਆਰਾ ਉਚਾਰਦੇ) 
-- ਗਉਂ ੫, ੧੩੪", ੨ : ੨ (208) 
"ਗੁਰ ਦੇਖੋ ਸਰਧਾ ਮਨ ਪੂਰੀ ਜਿਉ ਚਾਤ੍ਰਿਕ 
ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ।”” (ਪੀਉ 
ਪੀਉ) -- ਬਿਲਾ ੪, ਅਸ ੬, ੧ : ੨ (836) 
ਪ੍ਰਿਅ - ।. ਪਿਆਰੇ 
“ਹੁਣਿ ਕਦਿ ਮਿਲੀਐ ਖ੍ਰਿਅ ਤੁਧੁ ਭਗਵੰਤਾ।” 
- ਮਾਝ ੫, ੮, ੩ : ੨ (96) 
“ਨਾਨਕਾ ਭਗਤਿ ਪ੍ਰਿਅ ਹੋ। ” 
- ਗਉ ੫, ੧੫੫, ੩ : ੨ (213) 
ਹੋਰ ਰੂਪ -- ਘ੍ਰਿਅੰ - 
“ਭ੍ਰਿਤਿਆ ਪ੍ਰਿਅ ਬਸ੍ਰਾਮ ਚਰਣੰ। ” (ਭਗਤਾਂ 
ਦੇ ਪਿਆਰੇ) _-- ਸਸ ੫, ੫ : ੩ (1354) 
2. ਪਤੀ ਰ 
“ਸੀਲ ਸੰਜਮਿ ਪ੍ਰਿਅ ਆਗਿਆ ਮਾਨੈ।” 
-- ਗਉ ੫, ੯੯, ੨ : ੨ (185) 
“ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ।” 
-- ਅਸ ੫, ੨, ੩ : ੪ (370) 


1595 





ਕਛੁ ਨਹ ਗਤੇ।” (ਪਿਆਰੇ ਹਰੀ) 
- ਆਸਾਂ ੫, ਛੰਤ ੧੪, ੧ : ੪ (462) 
ਪ੍ਰਿਅਹਿ - ਪਿਆਰੇ ਦਾ 
“ਨਾਨਕ ਆਏ ਸਫਲ ਤੇ ਜਾ ਕਉ ਖ੍ਰਿਅਹਿ 
ਸੁਹਾਗ।`”” _-- ਗਉ ੫, ਬਾਅ ੧੯ : ੮ (254) 
ਪ੍ਰਿਥਮਿ - ਪ੍ਰਿਥਵੀ, ਧਰਤੀ 
“ਦਾੜਾ ਅਗੇ ਪ੍ਰਿਥਮਿ ਧਰਾਇਣ। ” 


- ਮਾਰੂ ੫, ਸੋਲਾ ੧੧, ੩ : ੨ (1082) 


ਪ੍ਰਿਥਮੀ -- ਪ੍ਿਥਵੀ,ਧਰਾ, ਧਰਤੀ 
ਨਿਮਖ ਨਿਮਖ ਨਮਸਕਾਰਾ। ” 
ਰ -- ਗਉ ੫, ੧੩੨", ੧ : ੧ (208) 
ਕੀਆ ਆ 
- ਗਉ ੫. ਵਾਰ ੧੬ਸ, ੫, ੧ : ੨ (321) 
ਪ੍ਰਿਥਮੀ ਪਤਿ - ਪ੍ਰਿਥਵੀ ਦਾ ਮਾਲਕ 
ਕੀਮ ਨ ਪਾਈ।” 

- ਪ੍ਰਭਾ ੧, ਅਸ ੪, ੨ : ੧ (1344) 
ਪ੍ਰਿਥਵੀ -- (ਸੰ. ਯ੍ਰਿਰੀ) ਧਰਾ, ਧਰਤੀ 
“ਬਸੰਤਿ ਸ਼੍ਰਗ ਲੋਕਹ ਜਿਤਤੇ ਖ੍ਰਿਥਵੀ ਨਵ 

ਖ਼ੰਡਣਹ।' 


-- ਜੈਤ ੫, ਵਾਰ ੯ਸ, ੫, ੧ : ੧ (707). 


ਪ੍ਰਿਮ - ਪ੍ਰੇਮ ਪਿਆਰ ਹ 
“ਐਸਾ ਸੀਗਾਰੁ ਮੇਰੇ ਪਰ੍ਭ ਭਾਵੈ ਹਰਿ ਲਾਗੈ ਪਿਆਰਾ 
ਪ੍ਰਿਮ ਕਾ।” -- ਸੋਰ ੪, ਵਾਰ ੨੧ : ੩ (650) 


ਪ੍ਰੀਤਮ -- ।..ਪਤੀ, ਪਿਆਰਾ ਰ 
ਸੁਖੁ ਪਾਏ।” -- ਸਿਰੀ ੩, ੪੫, ੩ : ੩ (31) 
ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ।” 

-- ਮਾਝ ੪, ੩, ੨ : ੨ (95) 
2. ਪਿਆਰੇ ਰ 
ਜਾਲੇ।” (ਪਿਆਰੇ ਮਨ) 
-- ਸਿਰੀ ੫, ਛੰਤ ੨, ੧ : ੬ (79) 
“ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ 
ਚੁਕਾਏ । ”-- 


ਗਉ ੩, ਛੰਤ ੧, ੪ : ੨ (244) 


3. ਭਾਵ ਪ੍ਰਭੂ 
“ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ 
ਸੋਇ।”? -- ਮਾਝ ੫, ਬਾਰਾ ੩ : ੭ (134) 
ਪ੍ੀਤਮਹੁ -- ਪਿਆਰਿਓ ਰ 
“ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ 
ਕਰੇਹੋ। -- ਆਸਾ ੩, ਛੰਤ ੭, ੧ : ੧ (440) 
ਪ੍ੀਤਮਾ -- ਪਿਆਰੇ, ਪਿਆਰਿਆ 
“ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਅਇ। ” 
- ਸਿਰੀ 8, ੬੬, ੧" : ੧ (40) 
“ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ 
ਭਾਲਾਇ। ” -- ਗਉ ੪, ਕਰ-੧, ੪ : ੧ (234) 
ਪ੍ਰੀਤਮਿ -- ਪਿਆਰੇ ਨੇ ਭਾਵ ਪ੍ਰਭੂ ਪਿਆਰੇ ਨੇ 
“ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ 
ਬਿਧਾਤਾ। ” -- ਸੂਹੀ ੩, ਛੰਤ ੬, ੪ : ੪ (772) ' 
ਪ੍ਰੀਤਮੁ - ।. ਪਿਆਰਾ 
“ਸੋ ਪ੍ਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ 
ਅਧਾਰੁ।” _- ਸਿਰੀ ੩, ੬੨, ੨ : ੪ (138) 
2. ਪਤੀ, ਪਿਆਰਾ 
“ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ 
ਪ੍ਰੀਤਮੁ ਮਿਲੈ ਘਰਿ ਆਇ।” 
- ਸਿਰੀ ੪, ੬੫, ੧ : ੧ (39) 
3. ਚਾਹਵਾਨ, ਲੋਚਵਾਨ, ਪ੍ਰੇਮੀ 
“ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ 
ਕਰੈ ਕਿਆ।” (ਪ੍ਰੋਮੀ ਬਣ ਜਾਂਦਾ ਹੈ) 
- ਆਸਾ ੧, ੩੮, ੩ : 2 (360) 
4. ਭਾਵ ਪ੍ਰਭੂ 
“ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ 
ਵਾਰਿ ਆਪਣੇ ਗੁਰੂ ਕਉ ਜਾਸਾ। ” 
ਰ੍ - ਵੰਡ ੪, ੧, ੧੯ : ੨ (561) 
ਪ੍ੀਤਮੈ -- ।. ਪ੍ਰੀਤਮ ਭਾਵ ਪਿਆਰੇ ਪ੍ਰਭੂ ਨਾਲ 
“ਸਰਧਾ ਲਾਗੀ ਸੰਗਿ ਪ੍ਰੀਤਸੈ ਇਕੁ ਤਿਲੁ ਰਹਣੁ ਨ 
ਜਾਇ। ?” -- ਰਾਮ ੫, ਰੁਤੀ ੪, ੧ਸ : ੧ (926) 
2. ਪਿੰਆਰੇ ਨੂੰ 
“ਤਿਸੁ ਮਿਲੀਐ ਸਤਿਗੁਰ ਖ੍ਰੀਝਸੇ ਜਿਨਿ ਹੰਉਮੈ 
ਵਿਚਹੁ ਮਾਰੀ।” 


- ਵਡ ੪, ਵਾਰ ੨ : ੨ (586) 


ਪ੍ਰੀਤਿ - ।. ਪਿਆਰ, ਨੇਹੁ, ਪ੍ਰੇਮ 





“ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ 
ਮਿਲਾਪੁ।” __-- ਸਿਰੀ ੧, ੧੭, ੩ : ੧ (20) 


“ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ | 


ਜਾਇ।” -- ਸਿਰੀ ੫, ੮੩, ੧ : ੧ (46) 
“ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ 
ਦ੍ਰਿੜਾਵਣਿਆ। ” (ਭਾਵ ਲਗਨ, ਪ੍ਰੇਮ ਦੀ ਲਗਨ 
ਨਾਲ) -- ਮਾਂਝ ੩, ਅਸ ੬, ੪ ! ੩ (।।2) 
ਹਿਰਦੈ ਨਾਲਿ ਦਿਖਾਇਆ। ” (ਚਾਉ) 
-- ਗਉ ੪, ੬੩, ੩ : ੧ (172) 
ਹੋਰ ਰੂਪ -- ਖ੍ੀਤੀ -- 
“ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ 
ਥਾਇ ਨ ਪਾਇ।” 





- ਸਿਰੀ ੩, ਅਸ ੨੧, 2 : ੧ (67) 


“ਮੀਨੇ ਪ੍ਰੀਤਿ ਭਈ ਜਲਿ ਨਾਇ।” 
- ਗਉਂ ੪, ੪੧, ੧ : ੨ (164) 
“ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ।” 
- ਗਉ ੪, ੪੧, ੨ : ੨ (164) 
“ਭੂਖੇ ਪ੍ਰੀਤਿ ਹੋਵੇ ਅੰਨੁ ਖਾਇ। ” 
- ਗਉ ੪, ੪੨, ੧ : ੨ (164) 
ਪ੍ਰੀਧੇ -- ਪ੍ਰੋਸਿਆ, ਸਾਹਮਣੇ ਰਖਿਆ, ਪ੍ਰਤੱਖ ਕੀਤਾ 
ਗੁਰੂ ਹਰਿ ਪ੍ਰੀਧੇ।” 
- ਬੱਸ ੪, ੫, ੩ : ੧ (1179) 
ਪ੍ਰੋਉ - ਪਿਆਰਾ,ਪ੍ਰਿਯ 
“ਓਹੁ ਘਟਿ ਘਟਿ ਰਾਵੇ ਸਰਬ ਪ੍ਰੇਉ। ” 
- ਬਸੰ ੧,੬,੨:੨(1170) 


“੧, "੫ 


ਪ੍ਰੇਤ -- ।. (ਸੰ. ਪੇਜ) ਚੰਦਰੀ ਰੂਹ ਭੂਤ, ਮੋਏ ਹੋਏ - 


ਦੀ ਅਬਗਤ ਆਤਮਾ ਜੋ ਦੁਖਦਾਈ 

ਰੂਪ ਵਿਚ ਘੁੰਮਦੀ ਫਿਰੇ 
“ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ।” 

- ਗਉ ੫, ਸੁਖ ੯, ੫ : ੬ (274) 

“ਪ੍ਰੇਤ ਪਿੰਜਰ ਮਹਿ ਦੂਖ ਘਨੇਰੇ।” (ਸਰੀਰ ਜੋ 
ਮਨ ਰੂਪੀ ਪ੍ਰੇਤ ਦੇ ਰਹਿਣ ਦਾ ਪਿੰਜਰਾ ਹੈ) 

- ਮਾਰੂ ੧, ਸੋਲਾ ੯, ੬ : ੧(1029) 
2. ਇਕ ਜੂਨ, ਪ੍ਰਥਮ ਜੂਨ ਜਿਸ ਵਿਚ ਆਤਮਾ 


1596 


ਪ੍ਰਰਿ 
ਲਿੰਗ ਸਰੀਰ ਵਿਚ ਰਹਿ ਕੇ ਅਤਿ ਦੁੱਖੀ 
ਹੁੰਦੀ ਹੈ। 
“ਕਈ ਕੋਟ ਭੂਤ ਖ੍ਰੇਤ ਸੂਕਰ ਮ੍ਰਿਗਾਚ । ” 
__ - ਗਉਂ ੫. ਸੁਖ ੧੦, ੪ : ੮ (276) 
3. ਰਵਾਣਾ ਹੋਇਆ, ਮੋਇਆ ਹੋਇਆ 
“ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਖ੍ਰੇਤ 
ਪੁਕਾਰਿ।” -- ਦੇਵ ੯, ੨, ੧ : ੧ (536) 
ਪ੍ਰਤਤਹ =- ਪ੍ਰੇਤ (ਜਿੰਨ, ਭੂਤ)ਹਨ 
“ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ 
ਪ੍ਰਤਤਹ । ” 
- ਜੈਤ ੫, ਵਾਰ ੪ਸ, ੫, ੧: ੨ (706) 
ਪ੍ਰੇਤਾ - ਭੈੜੀਆਂ ਰੂਹਾਂ 
“ਪਸੁ ਪੰਖੀ ਭੂਤ ਅਰੁ ਖ੍ਰੇਤਾ। ” 
- ਮਾਰੂ ੫, ੧੯, ੩ : ੧ (1005) 








_ਰੋਰ ਰੂਪ -- ਪ੍ਰੇਤ - 
“ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੇ ਕਹਸਨਿ 
ਪ੍ਰੇਤੁ। ” (ਭੂਤ ਜਿੰਨ) 


- ਮਾਝ ੫. ਬਾਰਾ ? : ੩ (1347) 
ਪ੍ਰੇਮ -- (ਸੰ. ਬੇਸ) ਪਿਆਰ, ਨਿਹੁੰ, ਸਨੇਹ 
“ਪ੍ਰੇਮ ਪਦਾਰਥ ਪਾਈਐ ਗੁਰਮੁਖਿ ਤਤੁ ਵੀਚਾਰੁ।” 

-- ਸਿਰੀ ੧, ਅਸ ੧੨, ੫ : ੧ (61) 
"'ਅੰਦਰੁ ਖਾਲੀ ਖ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ । ” 
- ਸਿਰੀ ੧, ਅਸ ੧੫, ੧ : ੩ (62) 
ਹੋਰ ਰੁਪ -- ਪ੍ਰੇਮਿ -- 
“ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ।” 
(ਪ੍ਰੇਮ ਵਿਚ) 
- ਸਿਰੀ ੧, ਅਸ ੨, ੬ : ੨ (54) 
ਪ੍ਰ੍‌ਮੁ - 
“ਪਾਖੰਡਿ ਖ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ।” 

- ਸਿਰੀ ੧, ੨, ੧ : ੩ (54) 
ਪ੍ਰੇਰਹੁ -- ਚਲਾਵੋ, ਉਤਸ਼ਾਹਿਤ ਕਰੋ 
"ਜਿਤੁ ਮਾਰਗਿ ਤੁਮ ਖ੍ਰੇਰਹੁ ਸੁਆਮੀ ਤਿਤੁ ਮਾਰਗਿ 

ਹਮ ਜਾਤੇ।” -- ਗਉ ੪, ੫੪, ੧ : ੨ (169) 
ਪ੍ਰੇਰਿ -- ਚਲਾਉਣਾ, ਧਕਣਾ 
“ਤਿਨ ਹੀ ਮਾਹਿ ਅਟਿਕ ਜੋ ਉਰਝੇ ਇੰਦੀ ਪ੍ਰੇਰਿ 
ਲਇਓ। ” (ਭਾਵ ਭਰਮਾ ਲਿਆ) 
- ਗਉ ਕਬ, ੫੯, ੩ : ੨ (336) 


ਪ੍ਰ੍ਰਿ 1597 ਪ੍ਰਿ 
੨੬੫੦0 ਵਰ ਕਲਾ 





ਹੋਰ ਰੂਪ -- ਪ੍ਰੇਰਿਓ -- -- 
“ਸੁਆਦ ਲੁਭਤ ਇੰਦ ਰਸ ਪ੍ਰੋਰਿਓ ਮਦ ਰਸ “ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੈਰੇ 
ਲੈਤ ਬਿਕਾਰਿਓ ਰੇ।” (ਭਾਵ ਭਰਮਿਆ) ਤਿਉ ਕਰਨਾ।” (ਚਲਾਉਂਦਾ, ਉਤਸ਼ਾਹਿਤ 
-- ਗਉ ਕਬ, ੫੬, ੩ : ੧ (335) ਕਰਦਾ, ਪ੍ਰੇਰਨਾ ਦਿੰਦਾ ਹੈ) 


-- ਬਿਲਾ ੪, ੧, ੧ : ੧ (798) 


ਫ਼ 


ਫਉਜ -- (ਅ. ਫੋਜ) ਲਸ਼ਕਰ, ਸੈਨਾ 
ਹਠਲੀ ਰੇ। ”-- ਆਸਾ ੫, ੧੩੨, ੨ : ੧ (404) 
ਫਸਲਿ -- (ਅ. ਫਸਲ) ਤਿਆਰ ਖੇਤੀ ਰਸ 
“ਫ਼ਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ।” 
-- ਮਲਾ ੧, ਵਾਰ ੧੯ਸ, ੧, ੧ : ੫ (1280) 
ਫਹਰੰਤਿ -- ਹਵਾ ਵਿਚ ਲਹਿਰਾਣਾ/ਝੂਲਣਾ 
“ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਯ ਪੁੰਜ ਤਰੰਗ 
ਨਿਵਾਰਨ ਕਉ।” ਰ੍ 
-- ਸਵ ੪, ਮਥੁ ੨ : ੨ (1404) 
ਫਹਰਾਇ -- ਲਹਿਰਾਏ, ਝੂਲੇ 
“ਉਚ ਭਵਨ ਕਨਕਾਮਨੀ ਸਿਖਰਿ ਧਜਾ 
__ ਫਹੱਰਾਇ। ” -- ਸਲੋ ਕਬ, ੧੫੦ : ੨ (1372) 
`_ ਫਹਾਇਨਿ -- ਫਸਾਉਂਦੇ ਹਨ 
“ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।” 
-- ਮਲਾ ੧, ਵਾਰ ੨੨ਸ, ੧, ੨ : ੨ (1288) 
ਫਹਾਈਐ -- ਫਸਾਈਐ, ਪਕੜੀਏ ੍ 
“ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ।” 
- ਮਾਰੂ ੧, ਅਸ ੨, ੫ : ੧ (1009) 
ਫਹਾਏ -- ਫਸਦੇ ਹਨ 
“ਏਕੈ ਜਾਲਿ ਫਹਾਏ ਪੰਖੀ।” 
-- ਗਉਂ ੫, ੮੨, ੪: ੧(180) 


ਫਹੀ -- 1. ਫਸ ਹੋਈ (ਜਿੰਦ) ਨੂੰ 


“ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫ੍ਹੀ।” 


(ਫਸਾਉਣ ਵਾਲੀ) ਮਹਾਨਕੋਸ਼ 
- ਰਾਮ ੩, ਵਾਰ ੧੩ਸ, ੧, ੨ : ੫ (953) 
2. ਫਸਾਉਂਦੀ 
“ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ 
ਤੀਰ ਨ ਫਹੀ।” 
-- ਸਾਰ ੫, ੧੦੯, ੨ : ੨ (1225) 
(ਨਹੀਂ _ਫਸਦਾ (ਸ਼ਬਦਾਰਥ), ਨਹੀ ਫਸੀਦਾ 
ਜਰ 








ਫੰਕ -- ਫਾੜੀ, ਫਾਂਕ __ 
“ਤਾ ਫਲ ਫੰਕ ਲਖੈ ਜਉ ਕੋਈ।” 

-- ਗਉਂ ਕਬ, ਬਾਅ ੨੮ : ੨(341) 
ਰੁ -- (ਅ. ਫਕਰ) ਫਕੀਰੀ 
“ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ 
ਮਉਜੂਦੁ।” _-- ਤਿਲੰ ਕਬ, ੧, ੩ : ੨ (727) 

ਫਕੜ -- ਅਧਾਰ, ਫਲ ਰਹਿਤ ਭਾਵ ਫਜੂਲ, 

__ਵਿਆਰਥ 
“ਫਕੜ ਜਾਤੀ ਫਕੜੁ ਨਾਉ।” 

-- ਸਿਰੀ ੪, ਵਾਰ ੩ਸ, ੧, ੧ : ੧ (83) 
ਫਕੜਿ -- ਬਦਨਾਮੀ ਦਾ ਢੰਡੋਰਾ, ਮਖੌਲ, ਭੰਡੀ 
“ਲੋਕਾ ਮਤ ਕੋ ਫਕੜਿ ਪਾਇ।” 

-- ਆਸਾ ੧, ੩੨, ੧” : ੧ (358) 
(ਮਹਾਨਕੋਸ਼ ਅਰਥ ਅਧਾਰ ਕਰਮ ਵਿਚ, ਫੋਕੜ 
ਵਿਚ ਕਰਦਾ ਹੈ) 

ਫਕੜੀ -- ਭੰਡੀ, ਤੋੜੀ ਰ 
ਭਇਆ।” .. 

-- ਸੋਰੇਂ ੪, ਵਾਰ ੨੭ਸ, ੪, ੨ : ੨ (653) 
ਫਕੜੁ - ।. ਫਜੂਲ, ਅਧਾਰ, ਫੋਕਟ 

“ਫਕੜ ਜਾਤੀ ਫਕੜੂ ਨਾਉ।” 

- ਸਿਰੀ ੪, ਵਾਰ ੩ਸ, ੧, ੧ : ੧ (83) 

“ਹੋਰੁ ਫਕੜੁ ਹਿੰਦੂ ਮੁਸਲਮਾਣੈ।” ਰ੍ 

੮ ਰਾਮ ੩, ਵਾਰ ੧੧ਸ, ੧, ੨: ੧੬ (952) 

2. ਬਕਬਾਦ, ਗੰਦਾ ਮੰਦਾ ਬੋਲ ਰ 

“ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ।” 

- ਸਲੋ ੧; ੧੨ : ੧ (1411) 
ਦਿ “ਫਕੀਰ” ਕਰਦਾ ਹੈ) 

₹=ਦ 00, ਫਾਕਾ) ਨਿਰਾਹਾਰ ਰਹਿਣ ਦਾ ਭਾਵ 

(ਮਹਾਨਕੋਸ਼) ਰ੍ 
(ਜ਼ੁਟਕੀਕੁ, ਥੋੜਾ ਜਿਹਾ, 


(ਦਰਪਣ, ਨਿਰਣੈ, 
ਸ਼ਬਦਾਰਥ) ੍ 


ਫਕੀਰ 


ਰਚ 


1599 ਫੰਧੁ 





“ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ 
ਫਕਾ ਪਾਇਆ ਜੀਉ।” 
-- ਗਉ ੪, ੬੬, ੪: ੨ (173) 
ਫਕੀਰ -- 1. (ਅ. ਫਕੀਰ) ਸਾਧੂ, ਦਰਵੇਸ਼ 
“ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ 
ਕਬੂਲੁ ਦਰਾ।” 
-- ਮਾਰੂ ੫. ਸੋਲਾ ੧੨, ੧ : ੩ (1083) 
2. ਨਿਰਧਨ, ਕੰਗਾਲ __ 
“ਜਿਨ ਕੈ ਪਲੈ ਧਨੂ ਵਸੈ ਤਿਨ ਕਾ ਨਾਉ 
ਫਕੀਰ।” 

-- ਮਲਾ ੧, ਵਾਰ ੨ਸ, ੧, ੧ : ੩ (1287) 
“ਇਕਿ ਦੇ ਖਾਹਿ ਨਿਖੁਟੈ ਨਾਹੀ ਇਕ ਸਦਾ 

ਫਿਰਹਿ ਫਕੀਰ।”” 

-- ਮਲਾ ੧, ਵਾਰ ੨੪ਸ, ੧, ੧ : ੫ (1269) 
ਫਕੀਰਾ -- ਸਾਧੂਆਂ/ਦਰਵੇਸ਼ਾਂ/ਫਕੀਰਾਂ ਵਾਲਾ 
“ਕਾਜੀ ਸੇਖ ਭੇਖ ਫਕੀਰਾ। ? 

-- ਗਉਂ ੧, ਅਸ ੧੪, 2 : ੧ (227) 
ਹੋਰ ਰੁਪ -- ਫਕੀਰਾਂ -- 

“ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ 

ਕਰੰਮਿ।” (ਫਕੀਰਾਂ ਵਰਗੀ/ਦੀ) 

ਰ -- ਸਲੋ ਫਰ, ੧੧੧ : ੨ (1383) 
ਫਕੀਰੁ -- ਮੰਗਤਾ, ਸਾਧੂ ਦਰਵੇਸ਼ __ 
“ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ।” 
-- ਰਾਮ ੧, ਓਅੰ ੪੪ : ੧ (936) 
ਫਕੀਰੈ -- ਫਕੀਰ ਦੇ 
“ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ। ” 
- ਮਾਰੂ ੧, ਅਸ ੬, ੧ : ੩ (1012) 
ਫਗਣੁ -- ਬਿਕਰਮੀ ਸੰਮਤ ਦਾ ਬਾਰਵਾਂ ਮਹੀਨਾ 
“ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ 
ਜੀਉ।” -- ਰਾਮ ੫, ਰੁਤੀ, ੭ : ੨ (929) 
ਫਟਕ -- ਕਰ ਦੀਆ 
“ਮੁੰਦਾ ਫਣਕ ਬਨਾਈ ਕਾਨਿ।”', 
-- ਰਾਮ ੧, ਅਸ ੨. ੬ : ੧ (903) 
ਫਟਿਓ -- ਪਾਟਿਆ ਭਾਵ ਮੁਕਿਆ 
“ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ 
ਆਇ। ” _ -- ਸਲੋ ਕਬ, ੨੦੮ : ੨ (1375) 


ਫਤਿਹ -- (ਅ.) ਫਤਹਿ) ਜਿਤ, ਵਿਜੈ 


“ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ।” 
- ਗਉ ੫, ਬਾਅ ੩੮ਸ : ੧ (256) 
ਫੰਦ -- ਬੰਧਨ 


- ਆਸਾ ੫, ੮੧, ੪ : ੨ (392) 
ਫੰਦਾ -- ਬੰਧਨ, ਜਾਲ 
“ਤਬ ਸਗਲੇ ਇਸੁ ਮੇਲਹਿ ਫੰਢਾ।”” 
-- ਗਉਂ ੫, ਅਸ ੧, ੨ : ੨ (235) 
ਫਦੀਹਤਿ -- (ਅ. ਫਜ਼ੀਹਤ) ਭਾਵ ਵਿਸ਼ਟਾ, ਗੰਦਗੀ 
ਸਗਾਹੀ। ” ਰ 
-- ਮਾਝ ੧, ਵਾਰ ੨੬ਸ, ੧, ੧ : ੨.(149) 
ਫੰਦੇ -- ਜਾਲ, ਬੰਧਨ, ਫਾਹੇ 
“ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ 
ਫੰਦੇ।” _ -- ਸੂਹੀ ੫, ਛੰਤ ੪, ੩ : ੪ (779) 
ਫੰਧ - ।. ਫਾਹੀ ਰ 
ਫੰਧ।” ੨<- ਕਿੱਲੋ ੯. 2੬ : 2.(1407) 
ਹੋਰ ਰੂਪ -- ਫੰਧਾ -- 
ਜਮ ਕੀ ਫੰਧਾ।” 
_ - ਸੋਰ ੫, ੩੪, 
2. ਜਾਲ, ਬੰਧਨ 
_“ਕਰਣੋ ਹੁਤੋ ਸੁਨਾ ਕੀਓ ਪਰਿਓ ਲੋਭ ਕੈ ਫੰਧ। ” 
- ਸਲੋ ੯, ੩੬ : ੧ (1428) 
ਹੋਰ ਰੁਪ -- ਫੰਧਾ -- 
“ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ 
ਬਹੁ ਫੰਧਾ। ”-- ਗਉ ਕਬ, ੫੧, ੧”:੨ (334) 
ਫਧਿ -- ਫਸ 
“ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ 


-- ਸਲੋ ੯, ੩੦ : ੧ (1427) 


੧" : ੨ (618) 


-- ਸਲੋ ੯. ੩੪ : ੨ (1428). 
ਸਰੀ ਕੀ ਜਹਿਆ ਪਾਵੇ ਛਕ” 
ਰ੍ -- ਭੈਰ ਕਬ, ੧੨, ੨ : ੨ (1160) 





ਫਨ 1600 ` ਫਰੀਦ 
ਹੋਰ ਰੂਪ -- ਫੰਧੇ -- ਫਬੀ -- ਸ਼ੋਭਦੀ ਹੈ, ਮਾਣਕ ਆਈ 
“ਹਉਮੈ ਮਾਇਆ ਕੇ ਗਲਿ ਫੰਧੇ।” (ਬੰਧਨ, “ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ 
ਫਾਹੀਆਂ) ਵਸਤੁ ਫਬੀ। 


- ਮਾਰੂ ੧, ਸੇਲਾ ੨੦, ੮ : ੨ (1041) 
ਫਨ -- (ਅ. ਫਨ) ਫ਼ਲ, ਝੋਖ 
“ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ 
ਫਨ ਕਾ। - ਸਾਰ ਕਬ, ੧, ੧" : ੨ (।253) 
(ਮਹਾਨਕੋਸ਼ ਇਸ ਦਾ ਅਰਥ 'ਵਿਭੂਤੀ” “ਧਨ 
ਸੰਪਦਾ” ਕਰਦਾ ਹੈ) 
ਫਨਖਾਨੇ -- ਫਨਾ ਹੋ ਜਾਣ ਵਾਲਾ ਘਰ, ਧੋਖੇ ਦਾ 
ਘਰ ਭਾਵ ਛੱਲ ਹੈ 
''ਚੇਤਸਿ ਨਾਹੀ ਦੁਨੀਆ ਫਨਖਾਨੇ। ” 


-- ਸੂਹੀ ਰਵਿ, ੨, ੩ : ੪ (794) 


ਫਨਾਇ -- ਨਾਸਵਾਨ , ਫਨਾ ਹੋ ਜਾਣ ਵਾਲਾ 
“ਬੰਦੇ ਚਸਮ ਦੀਦੰ ਫਨਾਇ।” 
>= ਜਿਲ ਖ, ੧, ਬੋ": ੧ (723) 
ਫਨਿੰਦ -- ਸੱਪਾਂ ਦਾ ਰਾਜਾ, ਸ਼ੇਸ਼ਨਾਗ 
"ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ 
ਕਰਣ ਸਰਬ ਭੂਤ ਆਪਿ ਹੀ ਦੇਵਧਿ ਦੇਵ ਸਹਸ 
ਮੁਖ ਫਨਿੰਢ ਜੀਉ!” 
- ਸਵ ੪, ਗਯੰਂ ੯ : ੩ (।403) 
ਫਨੀ -- (ਸੰ. ਧਰਿਸਜ੍) ਫਨਾਂ ਵਾਲਾ 
“ਸਹਸ ਫਨੀ ਸੇਖ ਅੰਤੁ ਨ ਜਾਨੈ।” 
- ਮਾਰੂ ੫, ਸੋਲਾ ੧੧, ੧੬ : ੨ (1083) 
ਫੰਨੀ -- ਫਨ (ਛਲ) ਵਾਲੀ 
“ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ 
ਧ੍ਰਿਗੁ ਮਤਿ ਬੁਧਿ ਫੰਨੀ।” 
- ਬਿਲਾ ਕਬ, ੯, ੧ : ੧ (8੨7) 
ਫਫਾ -- ਗੁਰਮੁਖੀ ਲਿਪੀ ਦਾ 27ਵਾਂ ਅੱਖਰ “ਫ” 
“ਫਫਾ ਫਿਰਤ ਫਿਰਤ ਤੂ ਆਇਆ।” 
-- ਗਉ ੫, ਬਾਅ ੩੮ : ੧ (258) 
ਫਫੈ -- 'ਵ” ਦੁਆਰਾ 


“ਫਫੈ ਫਾਹੀ ਸਕੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ 


ਲਇਆ।  - ਆਸਾ ੧, ਪਟੀ ੨੫ : ੧ (433) 
ਫਲ -- ਫਬਦੇ ਹਨ, ਸੋਹਣੇ ਲਗਦੇ ਹਨ 


-- ਸਲੋ ੫, ੧੪ : ੨ (1425) 








- ਗੂਜ ੫, ੮, ੧” : ੨ (497) 
ਫਬੋ -- ਫਬਦਾ/ਚੰਗਾ ਲਗਦਾ ਹੈ, ਮਾਫਕ ਹੈ 
“ਇਕੁ ਨਾਉ ਤੇਰਾ ਮੈ ਫਬੋ।”” 
- ਸੋਰ ਕਬ, ੧੧, ੪ : ੨ (656) 
ਫਰਹੇ -- ਫਾਟਕ, ਬੂਹੇ, ਖਿੜਨ 
“ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ।”? 
- ਆਸਾ ੫, ਅਸ ੧, ੨ : ੨ (430) 
ਫਰਕਿ -- ਚੁਸਤੀ ਨਾਲ, ਤੁਰੰਤ, ਝਟਪਟ 
“ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ 
ਹਉ ਫਰਕਿ। ” - ਸਲੋ ਕਬ, ੬੭ : ੨ (1366) 
ਫਰਕੁ -- ।. ਵਿੱਥ, ਅੰਤਰ 
ਬਣਾਵਣਿਆ।” 
- ਮਾਝ ੩, ਅਸ ੨੭, ੧ : ੩ (125) 
2. ਭੇਦ, ਵਖਰਤਾ 
“ਸਭਨਾ ਨਦਰਿ ਏਕ ਹੈ ਆਪੇ ਫਰਕੁ ਕਰੇਇ। ” 
- ਵਡ ੩, ੨, ੪ : ੧ (559) 
ਫਰਾਇ -- ਪੜਵਾ ਕੇ, ਚਿਰਾ ਕੇ 
“ਕਾਨ ਫਰਾਇ ਹਿਰਾਏ ਟੂਕਾ।” 
- ਪ੍ਰਭਾ ੫, ਅਸ ੨, ੫ : ੧ (1348)' 
ਫਰੀਦ -- ਬਾਰਵੀ' ਸਦੀ ਦਾ ਇਕ ਸੂਫੀ ਫਕੀਰ 
ਜਿਸ ਦੇ 4 ਸ਼ਬਦ ਤੇ 117 ਸਲੋਕ ਗੁਰੂ 
ਗ੍ਰੰਥ ਸਾਹਿਬ ਵਿਚ ਦਰਜ ਹਨ। 
ਮਨਹੁ ਮਚਿੰਦੜੀਆ।” 
- ਆਸਾ ਫਰ, ੨, ੧" : ੧ (488) 
ਹੋਰ ਰੂਪ -- ਫਰੀਦਾ -- 
“ਜਿਮੀ ਪੁਛੈ ਅਸਮਾਨ ਫਰੀਢਾ ਖੇਵਟ ਕਿੰਨਿ 
ਗਏ।”” (ਹੇ ਫਰੀਦ) 
-- ਆਸਾ ਫਰ, ੨, ੮ : ੧ (488) 
ਫਰੀਦੁ -- 
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ।” 
- ਆਸਾ ਫਰ, ੨; ੧ : ੧ (488) 
ਫਰੀਦੈ -- ਰ 
“ਸੇਖ ਫਰੀਦੈ ਖੇਰੂ ਦੀਜੈ ਬੰਦਗੀ।” (ਫਰੀਦ 


(੨੧ ਹੈ 


1 -- ਆਸਾ ਫਰ, ੧, ੪ : ੨ (486) 
ਫਰੁਫਰਿਆ -- ਫਤਫਤਾਇਆ ਭਾਵ ਉਡਾਰੀ ਲਾਈ 
“ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ 
ਫਰਿਆ।” -- ਰਾਮ ਕਬ, ੬, ੨ : ੨ (970) 
ਫਰੂ -- ਫੜਨ ਵਾਲਾ 
“ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ 
ਕੋਇ।” 
('ਮਹਾਨਕੋਸ਼! ਅਰਥ 'ਦਸਤਗੀਰ” ਕਰਦਾ ਹੈ 
-- ਵਡ ੪. ਵਾਰ ੭ਸ, ੩, ੧ : ੩ (566) 








ਫਰੇ -- ਫੜਕੇ, ਪਕੜ ਕੇ 
“ਕਹੁ ਨਾਨਕ ਪ੍ਰਭ ਹੋਤ ਦਇਆਜਰਾ ਗੁਰੁ ਭੇਟੈ 
ਕਾਢੇ ਬਾਹ ਫਰੇ।” 
- ਬਿਲਾ ੫, ੯੬, ੨ : ੨ (823) 
ਫਰੇਸਤਾ -- ਫਰਿਸ਼ਤਾ (ਫਾ. ਫਿਰਿਸ਼ਤਾ) 
“ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ।” 
-- ਗਉ ੪, ਵਾਰ ੨੭ : ੫ (315) 
-ਫਰੋਸ਼ੀ -- (ਫਾ. ਫਰੋਸ਼ਦੀਨ) ਵੇਚਨ ਦੀ ਕਿਰਿਆ 
“ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ 
ਕਿਸੈ ਨ ਭਾਇਆ।” (ਭਾਵ ਗਲਾਂ ਦਾ ਖਟਿਆ 
ਖਾਣਾ)-- ਗਉ ੪, ਵਾਰ ੮ਸ, ੪, ੨ : ੩ (303) 
ਫਲ -- 1. ਕਰਮ ਦਾ ਨਤੀਜਾ, ਲਾਹਾ, ਪ੍ਰਾਪਤੀ 
“ਮਨ ਇਛੇ ਫਲ ਭੂੰਚਿ ਤੂੰ ਸਕੂ ਚੂਕੈ ਸੋਗੁ ਸੰਤਾਪ।” 
- ਸਿਰੀ ੫, ੮੭, ੧" : ੨ (48) 
“ਸਿਮਰਤ ਨਾਮ ਮੁਕਤਿ ਫਲ ਪਾਹਿ।” 








-- ਗਉ ੫, ੧੫੨, ੩ : ੨ (196)' 


2. ਮੋਵਾ, ਦਰਖਤ ਦੇ ਫਲ 
“ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ 
ਪਾਹਿ। ”-- ਸਿਰੀ ੩, ਅਸ ੨੦, ੨: ੩ (66) 
“ਬਨਸਪਤਿ ਮਉਲੀ ਫਲ ਫੁਲ ਪੇਡੇ ।”? 
-- ਗਉ ੫, ੮੪, ੪: ੧(160) 
“ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ 
ਪਤ।” 
-- ਆਸਾ ੧, ਵਰ ੧੪ਸ, ੧. ੧: ੩ (470) 
ਫਲਹਿ -- ਫਲਦਾ ਫੁਲਦਾ ਹੈ 
“ਜਿਹ ਪ੍ਰਸਾਦਿ ਸੰਪੂਰਨ ਫਲਹਿ।” 
. - ਗਉਂ ੫, ਸੁਖ ੬, ੬ : ੬ (270) 





1601 


ਫ੍ਲਾ 


ਫਲਗੁਣਿ -- ਬਿਕਰਮੀ ਸੰਮਤ ਦਾ 12ਵਾਂ ਮਹੀਨਾ, 
ਫਗਣ 
ਆਇ।” _ - ਮਾਝ ੫, ਬਾਰਾ ੧੩ : ੧ (136) 
ਫਲਗੁਨਿ -- 'ਫੱਗਣ” ਦਾ ਮਹੀਨਾ 
“ਫਲਗੁਨਿ ਮਨਿ ਰਹਸੀ ਪ੍ਰ੍‌ਮੁ ਸੁਭਾਇਆ।” 
- ਤੁਖਾ ੧, ਬਾਰ ੬ : ੧ (1109) 
ਫਲਘਾ -- ਫਲ 
ਹਥ ਫਲਘਾ। ` -- ਸੂਰੀ ੪, ੨, ੨ : ੨ (731) 
ਫਲਣੇ -- ਸੁਫਲ/ਫਲ ਵਾਲੇ ਹੋਣੇ, ਫਲ ਮਿਲਣੇ/ਲੈਣੇ 
“ਤੁਮ ਜਲਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ 
ਫਲਣੇ । ” - ਨਟ ੪, ੬, ੪ : ੧ (977). 
ਫਲੰਤ -- ਸੁਫਲ/ਫਲ ਦੇਵੇ 
ਕਰੀ ਰਗ ਸਰਬ ਰਹ ਫਲ 
-- ਸਲੋ ਕਬ, ੨੨੯ : ੧ (1376) 
ਫਲਤੇ -- ਫਲ ਮਿਲਦੇ ਹਨ 
ਕਰਮ ਕਮਾਵਦਾ ਤੇਵੇਹੇ ਫਲਤੇ ।” 
- ਗਉ ੪, ਵਾਰ ੩੨ : ੧ (317) 
ਫਲਨ -- ਫਲ ਦੇਣ ਵਾਲਾ ਰ੍ 
ਜੀਉ।” -- ਸਵ ੪, ਗਯੰ ੯ : ੨ (1403) 
ਫਲਨਾ -- ਫਲ ਸਹਿਤ ਹੋਣਾ 
ਹਰੇ ਜਿਤੁ ਪਾਵਹਿ ਸਭ ਫਲ ਫਲਨਾ।” ___ 
-- ਕਾਨ ੪, ਵਾਰ ੨ : ੫ (1313) 


ਨ == ਉਸ 





ਫਲਨਿ - ਫਲ ਦੇਣ ਲਗੇ 

ਵਕ ਨ ਰੀ 
[ -- ਸਲੋ ਕਬ, ੧੩੪ : ੧ (1371) 
ਫਲਾ -- ।. ਲਾਭ ਪ੍ਰਾਪਾਤੀ 


“ਹਰਿ ਸੰਗਿ ਰਾਤੇ ਸੁਫਲ ਫਲਾ।” (ਭਾਵ ਫਲ ਦਾ 
ਫੁਲਦਾ ਹੈ) -- ਗਉ ੫, ੧੦੯”, ੧ : ੪ (201) 
“ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ 
ਮਾਹਿ।” (ਪ੍ਰਾਪਤੀਆਂ) __ ਰ 

- ਗਉ ੫, ੧੭੧", ੨ : ੧ (218) 

2. ਫਲਾਂ ਵਾਲਾ ਰ੍ 





- ਸੋਰ ੫, ੬੪, ੪ : ੪ (615) 
ਫਲਾਧਿਆ -- ਫਲ ਲਾਧਿਆ, ਫਲ ਪ੍ਰਾਪਤ ਕੀਤਾ, 
ਫਲ ਪਾਇਆ 
“ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ 


ਫਲਾਧਿਆ। ”- ਗਉ ੪, ਵਾਰ ੨੨ : ੫ (313) 
ਫਲਾਂਨਦ -- ਫਲ-ਅਨੰਦ, ਫਲਾਂ ਦਾ ਅਨੰਦ 
“ਜਹਾਂ ਕੀਰਤਨੁ ਸਾਧ ਸੰਗਤਿ ਰਸੁ ਤਹ ਸਘਨ 
___ ਬਾਸ ਫਲਾਂਨਦ । -- ਸਾਰ ੫, ੭, ੨: ੨ (1204) 
ਫਲਿ -- ਫਲ ਵਿਚ, ਪ੍ਰਾਪਤੀ ਨਾਲ 

“ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ 

ਨੀਸਾਣੁ।” 

-- ਬਿਹਾ ੪, ਵਾਰ ੬ਸ, ੩, ੨ : ੪ (550) 
ਫਲਿਓ -- ਫਲਿਆ, ਸੁ - ਫਲ ਹੋਇਆ 
_ ਲਾਗੇ।” - ਸਵ ੪, ਕਲ ੯ : ੩ (1397) 
ਫਲਿਆ -- 1. ਫਲਾਂ ਵਾਲਾ ਹੋਇਆ, ਸੁ - ਫਲ 

ਹੋਇਆ . ਰ੍ 
“ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ। ” 

-- ਗਉਂ ੫, ਛੰਤ ੨, ੪ : ੧ (246) 
2. ਭਾਵ ਵਧਿਆ 

“ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ 

ਧਰਮੁ ਪੁੰਨੁ ਫਲਿਆ।” 

- ਸੂਹੀ ਪੰ. ੭, ੩ : ੩ (781) 
ਫਲੀਅਹਿ -- ਫਲਦੇ ਹਨ ਭਾਵ ਵੱਧਦੇ ਹਨ 
“ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ 

ਸੁਆਹ। 

-- ਆਸਾਂ ੧, ਵਾਰ ੧ਸ, ੧, ੩ : ੪ (463) 
ਫਲੁ -- ।. ਲਾਹਾ, ਪ੍ਰਾਪਤੀ, ਲਾਭ, ਪ੍ਰਤਿਫਲ 
“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ 

ਪਾਇ ।” 

“ਜਿਸ ਕਾ ਸਾ ਤਿਸ ਤੇ ਫਲੁ ਪਾਇਆ।” 

-- ਮਾਝ ੫, ੩੮, ੪ : ੧ (105) 
2. ਮੇਵਾ, ਦਰਖਤ ਦਾ ਫਲ 

“ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੇ 

ਸਜਬਿ। ਦੇ . 

-- ਸਿਰੀ ੩, ਅਸ ੧੯, ੪ : ੨ (65) 


1602 





-- ਸਿਰੀ ੩, ੩੪, ੧ : ੩ (26). 


“ਅੰਮ੍ਰਿਤ ਫਲੁ ਜ੍ਲੋ ਦਾ ਚਕ ਸਚਿ ਰਹੇ 
ਅਘਾਈ। ” 
- ਆਸਾ ੧, ਅਸ ੨੦, ੭ : ੧ (421) 
ਫਲੇ -- ਫਲ ਲਗੇ 
“ਨਾਨਕ ਤੇਜਨ ਸੁਫ਼ਲ ਫਲੇ । ” 
- ਗਉ ੫, ੧੨੭,੪:੨(191) 
ਫਲੋਹਾਰ -- ਫਲ-ਅਹਾਰ, ਕੇਵਲ ਫਲ ਖਾਣਾ 
“ਫਲੋਹਾਰ ਕੀਏ ਫਲੁ ਜਾਇ। ” 
- ਬਿਲਾ ੧, ਥਿਤੀ ੧੪ : ੩ (840) 


। ਫੜਾਏ -- ਪਕੜਾਵੇ 


“ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਇ । ” 
-- ਰਾਮ ੫, ਵਾਰ ੨੧ : 2 (966) 


ਫੜਿ -- ਪਕੜ ਕੇ 


“ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ _ 


- ਗੂਜ ੫, ਵਾਰ ੨੦ : ੨.(523) 


ਕਲ । ਤੋ 


ਜੁਤੇ। 
ਫੜੀਅਗੁ -- ਪਕੜਿਆ ਜਾਵੇਗਾ 
“ਹੱਦਾ ਫੜੀਅਗੁ ਨਾਨਕ ਜਾਣੁ।” 


-- ਮਲਾ ੧, ਵਾਰ 2੪ਸ, ੧, 2 : ਸੀ 


ਫੜ - ਪਖੰਡ, ਦੰਭ 
“ਫੜੂ ਕਰਿ ਲੋਕਾ ਨੋ ਦਿਖਲਾਵਹਿ।” 
-- ਮਲਾ ੧, ਵਾਰ ੨ਪਸ, ੧, ੨ : ੫ (1289) 
ਫੜੇ -- ਫੜ ਕੇ 
4ਮਜਰਾਂਈਲਿ ਛੜੋਂ ਫੜਿ ਗੁਨੋ।” 
- ਮਾਰੂ ੫, ਅਸ ੮, ੨ : ੨ (1020) 
ਫਾਸ -- ।. ਫਾਹੀ, ਫੰਧਾ _ 
(ਤਦ 
ਫਾਸ। ” -- ਸਿਰੀ ੫, ੭੭, ੩ : ੧ (44) 
ਹੋਰ ਰੂਪ -- ਫਾਂਸ -- 


“ਹੀਤ ਮੋਹ ਭੈ ਭਰਮ ਕ੍ਰਮਣੰ ਅਹੰ ਫਾਂਸ ਤੀਖ੍ਣ ਰ੍ 
- ਸਸ ੫, ੫੮ : ੩ (1359) 


ਕਠਿਨਹ।” - 
2. ਫਸਦਾ ਹੈ 
“ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੇ 
ਫਾਸ।` -- ਗਉ ੫, ੪੭, ੪ : ੧ (166) 
ਫਾਸਏ -- ਫਾਹੀ, ਫੰਧਾ 
“ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ 
ਕੀ ਫਾਸਏ। -- ਧਨਾ ੫, ਛੰਤ ੧, ੧ : ੪ (691) 


17੬ 


ਫਸਾਹਿ ਰ 1603 ਰ੍ ਫਾਂਕਿਓ 





ਮੈਗਲ ਜਿਉ ਫਾਸਸਿ ਕਾਮਹਾਰ। ” . . ਵਾਹਾਵਝ' -- ਤਾ 
-- ਬਸ ੧, ਅਸ ੨, ੨ : ੩ (1188) “ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ 
ਫਸਾਹਿ -- ਫਸਦਾ ਹੈ ਹੈ।” -- ਬਿਲਾ ੫, ੮੮, ੪ : ੧ (822) 


“ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ | ਫਾਹੀ -- ।. ਫੰਧਾ, ਬੰਧਨ ਰ 
ਜਮ ਜਾਲਾ। ”-- ਗਉ ੧, ਅਸ ੧੭, ੬ : ੧ (226) “ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ।” 


ਫਾਸਹਿਗਾ -- ਫਸੇਗਾ -- ਸਿਰੀ ੧, ੨੩, ੨ : ੩ (23) 
“ਜਮ ਪੁਰਿ ਫਾਸਹਿਗਾ ਜਮ ਜਾਲੀ। ” 2. ਫਹਾਉਣ, ਫਸਾਉਣ ਰ 

- ਮਾਰੂ ੧, ੧੨, ੫ : ੨ (993) “ਫਾਹੀ ਸੁਰਤਿ ਮਲੂਕੀ ਵੇਸੁ । ” 
ਫਾਸਨ -- ਫਸਨ, ਕਾਬੁ ਆ ਜਾਣ ਰ੍ -- ਸਿਰੀ ੧, ੨੯, ੩ : ੧ (24) 


“ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ | ਫਾਹੀਐ -- ਫਹਾਈਦਾ ਹੈ 

ਇਕੁ ਕੋਈ। ”-- ਗਉ ਕਬ, ੪੧, ੩ : ੧ (331) | “ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ। ” 
ਫਾਸਾ =- ਫਾਹੀ, ਫੰਧਾ _.! - ਮਾਰੂ ੧, ਅਸ ੨, ੫ : ੨ (1009) 
“ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ | ਫਾਹੀਵਾਲ -- ਫਾਹੀ ਪਾਉਣ ਵਾਲੇ 

ਕੀ ਫਾਸਾ ਜਉ।”-- ਮਾਝ ੫, ੩੮, ੨:੩ (105) | “ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ।” 





ਫਾਂਸਿ -- ਫਾਂਹੀ ਰ -- ਸਲੋ ਫਰ, ੧੨੫ : ੧ (1384) 
“ਕਾਲ ਕੈ ਫਾਂਸਿ ਸਕਤ ਸਰੂ ਸਾਂਧਿਆ।” ਫਾਹੁਰੀ -- ਫਹੁੜੀ, ਧੂਣੀ ਵਿਚੋਂ ਭਸਮ ਇਕੱਠੀ 
- ਆਸਾਂ ੫, ੮੧, ੨ : ੨ (390) ਕਰਨ ਦਾ ਜੰਤਰ __ 
ਫਾਸਿਆਂ -- ਫਸਿਆ “ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ 
“ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ।” ਕੀ ਅਗਨਿ ਜਲਾਵੈ।” 
-- ਸਿਰੀ ੫, ੯੧, ੩ : ੨ (50) -- ਆਸਾ ਕਬ, 2, ੩ : ੧ (477) 
ਫਾਸੀ -- ਫੰਧਾ ਫਾਹੇ -- ।. ਫਾਹੀਆਂ, ਬੰਧਨ 
“ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ | _''ਸਿਮਰਤ ਨਾਮੁ ਕਾਟੇ ਸਭਿ ਫਾਹੇ।” 
ਜੀ ਤਿਨ ਤੂਟੀ ਜਮ ਕੀ ਫਾਸੀ।” ਰ੍ - ਮਾਝ ੫, ੩੪, ੪ : ੨ (104) 
- ਆਸਾ ੪, ਸੋਪੁ ੧, ੩ : ੨ (11) | 2. ਕਮੰਦ 
ਫਾਸੇ -- ।. ਫਸੀ, ਫਸਦਾ ਹੈ “ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ।” 
“ਮੋਹ ਮਗਨ ਮੀਠ ਜੋਨਿ ਫਾਸੇ।” ਰ -- ਗਉ ੪, ਵਾਰ ੨੭ : ੧ (315) 
-- ਗਉ ੫, ਬਾਅ ੭ : ੨ (251) “ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ। ” 
ਹੋਰ ਰੂਪ -- ਫਾਸੈ - ਇਮ ਮਾਰਨ ਦਾ ਸਾਮਾਨ) 
“ਫਿਰਿ ਫਿਰਿ ਫਾਹੀ ਫਾਸੈ ਕਊਆ। ” (ਫਸਦਾ -- ਸਲੋ ਕਬ, ੧੦ : ੨ (1365) 
: ਐਂ) -- ਰਾਮ ੧, ਓਅੰ ੩੯ : ੧ (935) ਫਾਕਿਓਂ -- ਫਸਾਇਆ, ਗ੍ਰਸਿਆ 
52. ਫਾਹੀਆ “ਡੀਹਰ ਨਿਆਈ ਮੋਹਿ ਫਾਕਿਓਂ ਰੇ।” 
“ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ - ਟੋਂਡੀ ੫, ੧੯, ੧" : ੩ (715) 
'_- ਫਾਸੇ।”-- ਬਿਹਾ ੫, ਛੰਤ ੫, ੧ : ੪ (545) | “ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ 
ਫਾਹਾ -- ਫੰਧਾ, ਫਾਸੀ ਰਹਿਓ ਕੁਸੰਭਾਇਲੇ।” (ਫਸਿਆ ਹੈ) 
“ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ - ਗੋਂਡ ੫, ੨, ੧ : ੧ (862) 
ਆਵੈ ਜਾਇ।” ਫਾਂਕਿਓ -- ।. ਫਾੜੀ ਫਾੜੀ ਕੀਤੀ 


-- ਸਿਰੀ ੪, ਵਾਰ ੯ਸ, ਡ, ੧ : ੪ (85) “ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ 


ਫਾਕੀ ਰ੍ 1604 ਰ ਫਾਂਧੀ 
ਬਹੁ ਬਾਨੀ।” -- ਸੋਰ ਰਵਿ, ੨, ੨ : ੧ (658) 





-- ਸਿਰੀ ੫, ੭੩, ੨ : ੨ (43) 





2. ਫਸਾ ਲਿਆ ਰ ਹੋਰ ਰੂਪ -- ਫਾਥਿਆ -- 
ਬਿਚਾਰਾ।” -- ਧਨਾ ੫, ੨, ੨ : ੧ (667) ਮੌਹਾ ਜਾਲਿ।” (ਫਸਿਆ) _ 
ਫਾਕੀ -- ਫਸੀ -- ਗਉ ੪, ਕਰ ੨, ੨ : ੧ (234) 
“ਅਤਿ ਗਰਬੈ ਮੋਹਿ ਫਾਕੀ ਤੂੰ।” [ ਫਾਥੀ -- 
__ - ਆਸਾ ੫, ੧੨, ੧” : ੨ (374) “ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ 
ਫਾਕੈ -- ਕੁਕਰਮ ਕਰਨਾ ਮਹਲੁ ਨ ਪਾਏ। (ਫਸੀ) 
“ਦੇਇ ਕਿਵਾੜ ਅਨਿਕ ਪੜਦੇ ਮਹਿ ਪਰਦਾਰਾ | ._. -- ਧਨਾ ੧, ਛੰਤ ੩, ੪ : ੫ (689) 
ਸੰਗਿ ਫਾਕੈ।” -- ਸੋਰ ੫, ੨੬, ੩ : ੧ (616) ਫਾਥੇ - 
ਫਾਗ -- ਫਗਣ ਮਹੀਨੇ ਦਾ ਉਤਸਵ, ਹੋਲੀ “ਫਾਹੀ ਫਾਥੇ ਮਿਰਗ ਜਿਉ ਦੂਖੁ ਘਣੇ ਨਿਤ 
“ਆਜੁ ਹਮਾਰੈ ਬਨੇ ਫਾਗ।” ਰੇਇ।” (ਫਸੇ) 
-- ਬਸੰ ੫, ੧, ੨ : ੧(1180) ` ਸਿਰੀ ੧, ੨੩, ੨ : ਤੇ (23) 
ਗਾਜਰ, _” “ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ 
“ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਗਨ! ਫਸੀ ਹੋਈ 


ਅਪਨਾ ਕੀਨੋ ਫਾਟ।” -- ਸਿਰੀ ੪, ਵਾਰ ੧੭ : ੧ (90) 
-- ਸਾਰ ੫. ੧੦੫, ੨ : ੨ (234) | ਫਾਥੋਹੁ -- ਫਸਿਆ ਹੈ ਵਿ 
ਫਾਟਾ -- ਫਟਿਆ ਭਾਗ ਮਿੱਟ ਗਿਆ, ਮੁਕ ਗਿਆ | _`ਫਾਥੈਹੁ ਮਿਰਗ ਜਿਵੇ ਪੇਖਿ ਰੈਣਿ ਚੰਦ੍ਰਾਇਣੁ। ” 








“ਜਪਿ ਗੋਵਿਦ ਭਰਮੁ ਭਉ ਫਾਟਾ।” -- ਆਸਾਂ ੫, ਛੰਤ ੧੧, ੨ : ੧ (460) 
ਮਾਰੂ ੫, ੧੯, ੧ : ੧੦ (1004) ਫਾਦਲੁ -- ਫਜੂਲ ਰ 
ਹੋਰ ਰੂਪ -- ਫਾਟਿਓ -- “ਬੋਲਣੁ ਫਾਦਲੂ ਨਾਨਕਾ ਦੁਖੁ ਸੁਖ ਖਸਮੈ ਪਾਸਿ।” 
ਵਕਤ ਹਲ -- ਮਾਝ ੧. ਵਾਰ ੧੮ਸ, ੨. ੧ : ੧੨ (146) 
ਉਤਰ ਰੋਰ ਰੂਪ -- ਫਾਦਿਲੁ -- 
- ਸੋਰ ੫, ੧੯, ੩ : ੨ (614) “ਪਿਰ ਕੈ ਕਾਮਿ ਨ ਆਵਈ ਬੋਲੇ ਹੈ ਫਾਦਿਲੁ 
ਫਾਟੇ -- ਸਾ ਬਾਦਿ।”-- ਸਿਰੀ ੧, ਅਸ ੫, ੫ : ੨ (56) 
“ਫਾਟੇ ਨਾਕਨ ਟੁਟੇ ਕਾਧਨ ਕੋਦਉ ਕੋ ਭੁਸੁ | ਛਾਧਿ -- ਫੰਧਾ, ਬੰਧਨ, ਫਾਹੀ 
ਖਈਹੈ।” (ਫੱਟੇ ਹੋਏ) “ਮੋਹ ਕੈ ਫਾਬਿ ਕਲਸਰੁ ਸਾਂਧਿਆ।” 
-- ਗੁੂਜ ਕਬ, ੧, ੧" : ੨ (524) -- ਗਉਂ ਕਬ, ੩੦, ਬੇ ੨ (329) 
“ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ।” ਫਾਧਿਓਂ - ਫੰਧਾ, ਫਾਹਾ ਰ 
(ਫੱਟ ਗਏ ਭਾਵ ਬੇ-ਅਰਥ ਹੋ ਗਏ) ਰਿ 
-- ਰਾਮ ੧, ਓਅੰ ੩੦ : ੧ (933) ਫਾਧਿਓ।”” _ -- ਦੇਵ ੫, ੧੩, ੧ : ੧ (530) 
ਫਾਟੈ -- _ਫਾਂਧਿਓ - ਫਸਿਆ/ਉਲਝਿਆ ਪਿਆ ਹੈ 
“ਮਿਲਿ ਸਾਧੂ ਸੰਗਿ ਉਧਾਰੂ ਹੋਇ ਫਾਟੈ | “ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੇ 
ਜਮਕਾਗਰੁ।” (ਫਟ ਗਏ ਭਾਵ ਮੁੱਕ ਜਾਂਦਾ ਨਾਹੀ।” __ -- ਸੋਰ ੯, ੧੨, ੧” : ੨ (634) 
ਹੈ) ___- ਕਾਨ ੪, ਵਾਰ ੧੪ : ੩ (1318) | ਫਾਂਧੀ -- ਫਾਹੀ, ਬੰਧਨ 
ਫਾਥਾ -- ਫਸਿਆ ਹੋਇਆ “ਗਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਰੀ ਕਾਉ।” 


“ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ।” | - ਮਲਾ ੧, ਵਾਰ ੨੨ਸ, ੧, ੨ : ੨ (1288) 


<< 


ਫਾਧ 
ਫਾਧੋ -- ਫਾਹੀ ਬੰਧਨ ਰ੍ 
ਦੁਖ ਫਾਧੋ।”-- ਗਉ ੫, ਛੰਤ ੩, ੧ : ੨ (248) 
ਫਾਨਾਇਆ -- ਨਾਸਵੰਤ (ਅ. ਫੁਨਾ) 
ਖਦਾਇ ਦਰਾ।”” 


- ਮਾਰੂ ੫, ਸੋਲਾ ੧੨, ੮ : ਤੇ (1084) 


ਫਾਨੀ -- (ਅ. ਫਾਨੀ) ਨਾਸ਼ਵਾਨ, ਨਾਸ਼ ਹੋਣ ਵਾਲਾ 


“ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ। ” 
-- ਤਿਲੰ ੧, ੧, ੧" : ੧ (721) 
ਫਾਰਿ -- ਫਾੜ ਕੇ ਭਾਵ ਭੰਨ ਕੇ 


ਛੂਟੀ।” _-- ਆਸਾ ਕਬ, ੧੬, ੪ : ੨ (40) 
ਹੋਰ ਰੂਪ - ਫਾਰਿਆ - 
“ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ 
ਕਛੂ ਨ ਚਲੀ।” (ਫਾੜ ਦਿਤਾ) 
- ਸਿਰੀ ੫, ਛੰਤ ੨, ੩ : ੫ (79) 
ਫਾਰੇ -- 
“ਸਰਣਿ ਸੂਰ ਫਾਰੇ ਜਮ ਕਾਗਰ।” (ਫਾੜ 

ਦਿੱਤੇ ਹਨ)-- ਗਉ ੫, ੧੫੦, ੧” : ੨ (196) 

“ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ 
ਹਰਨਾਖਸ ਫਾਰੇ ਕਰ ਆਜ।” (ਚੀਰ 

ਸੁਟਿਆ) - ਸਵ ੪, ਨਲ ੧੨ : ੨ (1400) 

ਫਾਰੈ -- 
“ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ 
ਸੁੰਨਿ ਨ ਲੂਕੇ।” (ਫਾੜਦਾ ਭਾਵ ਤੋੜਦਾ) 
-- ਆਸਾ ਕਬ, ੧, ੨ : ੧ (475) 
ਫਾਵਾ -- ਬੇਪਤਾ/ਅਪਮਾਣਿਤ ਹੋ ਕੇ (ਮਹਾਨਕੋਸ਼) 
ਪਾਗਲ, ਬਉਰਾ (ਨਿਰਣੈ, ਦਰਪਣ, 
ਸ਼ਬਦਾਰਥ) 
“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ 
ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ 
ਘਰਿ ਆਇਆ।” 

-- ਗਉ ੪, ਵਾਰ ੧੨ਸ, ੪, ੧ : ੪ (306) 
ਫਾਵੀ -- ਫਾਵਾ ਦਾ ਇਸਤ੍ਰੀ ਲਿੰਗ, ਪਾਗਲ, ਬਾਉਰੀ 
“ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ 

ਭਾਲਿ।” (ਭਾਵ ਥਕ ਗਈ) 


1605 








ਫਿਕਿਆ 


-- ਰਾਮ ੩, ਵਾਰ ੩ਸ, ੩, ੧ : ੧ (947) 
“ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ 
ਬਹੁਤੁ ਦਿਸਾਵਰ ਪੰਧਾ।” (ਭਾਵ ਵਿਆਕੁਲ ਹੋ 
ਗਈ)-- ਰਾਮ ੫, ਵਾਰ ੧੪ਸ, ੫, ੨ : ੧ (963) 

ਫਿਕਰੀਆ -- ਫਿਕੇ, ਬੇਸੂਆਦ __ 
“ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ।” 
- ਆਸਾ ੫, ੫੫, ੩ : ੨ (385) 
ਫਿਕਰੁ -- (ਅ. ਫਿਕਰ) ਸੋਚ, ਚਿੰਤਾ, ਅਸ਼ਾਂਤੀ 
“ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ 
ਜਾਇ।? _-- ਤਿਲੰ ਕਬ, ੧, ੧ : ੧ (727) 
ਫਿਕਾ -- ।. ਬੇਸੁਆਦਾ ਜੋ ਮਿਠਾ ਭਾਵ ਪਿਆਰ 
ਭਰਿਆ ਨਾ ਹੋਵੇ ਰ 
“ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ। ” 
(ਭਾਵ ਰੁਖਾ) 





-- ਸਿਰੀ ੧, ੪, ੩ : ੨ (15) 
“ਫਿਕਾ ਬੋਲਹਿ ਨ ਨਿਵਹਿ ਦੂਜਾ ਭਾਉ ਸੁਆਉ। ” 
(ਭਾਵ ਕੌੜਾ ਬੋਲਣਾ) 
-- ਆਸਾ ੩, ਅਸ ੩੦, ੧ : ੨ (426) 
2. ਬੇਰਸਾ, ਬੇਸੁਆਦ 
“ਮਤਿ ਅਲੂਣੀ ਫਿਕਾ ਸਾਦੁ।” 
-- ਸਿਰੀ ੧, ੩੨, ੩ : ੨ (25) 
3. ਸ਼ੋਭਾਹੀਨ ਪਾਵ ਕਚਾ 
“ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ 
ਨਿੰਦਾਨਿ। ”-- ਸਿਰੀ ੫, ੭੮, ੨ ੨ (45) 
ਹੋਇ।” -- ਗਉ ੫, ੧੭੨", ੧ : ੧ (218) , 
4. ਬਦਜੁਬਾਨ, ਕੌੜਾ/ਰੁੱਖਾ ਬੋਲਣ ਵਾਲਾ 
“ਫਿਕਾ ਦਰਗਹ ਸਦੀਐ ਮੁਹਿ ਥੁਕਾ ਫਿਕੇ 
ਪਾਇ।” ਰ੍ 
-- ਆਸਾ ੧, ਵਾਰ ੨੦ਸ, ੧, ੧ : ੩ (473) 
ਫਿਕਾਨੇ -- ਫਿਕੇ_ _ ਰ 
ਫਿਰਿ ਆਵੈਗੇ।” 
ਰ੍ - ਕਾਨ ੪, ਅਸ ੧, ੫ : ੨ (1308) 
ਫਿਕਿਆ -- ਬੇਰਸ, ਬੇਸੁਆਦ 
ਹੋਇ।” _-- ਗਉ ੫, ੧੭੨", ੧ : ੧ (218) 


ਫਿਕੀ -- ਸ਼ੋਭਾਹੀਨ 





੨ ਆਸਾ ੧, ਵਾਰ ੨੦ਸ, ੧, ੧ : ੨ (473) 
ਫਿਕੇ -- 1. ਸ਼ੋਭਾਹੀਨ 
“ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ 
ਅੰਦਰਿ ਕੁੜੂ ਫਿਟੁ ਫਿਟੁ ਮੁਹ ਫਿਕੇ।” 
- ਗਉ ੪, ਵਾਰ ੮ : ੪ (308) 


2. ਬੇਰਸ, ਬੇਸੁਆਦ 
“ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ 
ਪਤ।” 
` ਆਸਾ ੧, ਵਾਰ ੧੪ਸ, ੧, ੧ : ੩ (470) 
3. ਬਦਜੁਬਾਨ, ਜੋ ਮਿਠਾ ਨ ਬੋਲੇ 
ਪਾਇ।” 
-- ਆਸਾ ੧, ਵਾਰ ੨੦ਸ, ੧, ੧ : ੩ (473) 
ਫਿਕੈ -- ਕੌੜਾ 
“ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ।” 
-- ਆਸਾ ੧, ਵਾਰ ੨੦ਸ, ੧, ੧ : ੧ (473) 
'ਫਿਕੋ -- ਬਦਜੁਬਾਨ, ਮਿਠਾ ਨਾ ਬੋਲਣ ਵਾਲਾ 
“ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।” 
-- ਆਸਾ ੧, ਵਾਰ ੨੦ਸ, ੧, ੧ : ੨ (473) 
ਫਿਟਕ -- ਫਿਟਕਾਰ 
“ਫਿਟਕ ਫਿਟਕਾ ਕੌੜ ਬਦੀਆ ਸਦਾ ਸਦਾ 
ਅਭਿਮਾਨੁ ।” - ਸਲੋ ੩, ੩ : ੨ (1413) 
(ਮਹਾਨਕੋਸ਼ ਇਸ ਦੇ ਅਰਥ “ਖੋਟਾ” ਕਰਮ ਕਰਨ 
ਦੀ ਵਾਦੀ ਆਖਦਾ ਹੈ) 
ਫਿਟਕਾ -- ਫਿਟਕਾਰਾਂ 
“ਫਿਟਕ ਫਿਟਕਾ ਕੋੜ ਬਦੀਆ ਸਦਾ ਸਦਾ 


ਅਭਿਮਾਨੁ ।” - ਸਲੋ ੩, ੪ : ੨ (1413) 

ਫਿਟਕਾਰਿਆ -- ਲਾਹਨਤ ਪਾਣਾ, ਫਿਟਕਾਰ 
ਆਉਣੀ 

“ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ 


ਸਤਿਗੁਰਿ ਹੈ ਫਿਟਕਾਰਿਆ। ” 
-- ਗਉ ੪, ਵਾਰ ੩੦ਸ, ੪, ੧ : ੧੨ (316) 
ਫਿਟਕਆ -- ਧ੍ਰਿਕਾਰੇ ਹੋਏ 
` - ਸਿਰੀ ੩, ੫੩, ੧ : ੩ (34) 





- ਗਉ ੪, ਵਾਰ ੧੪ਸ, ੪, ੧: ੫. (307) 
“ਨਿੰਦਕ ਕਉ ਫਿਟਕੇ ਸੰਸਾਰੁ।” (ਫਿਟ ਕਰਦਾ 
ਹੈ) _ _ - ਭੈਰ ੫, ੫੪, ੧ : ੧ (1151) 
ਫਿਟਾ - ਫਿਟਕਿਆ ਹੋਇਆ 
“ਦਯਿ ਵਿਗੋਏ ਫਿਰਹਿ ਵਿਗੁਤੇ ਫਿਣਾ ਵਤੈ ਗਲਾ।” 
(ਭਾਵ ਆਵਾ ਹੀ ਊਤ ਹੈ) __ 
- ਮਾਝ ੧, ਵਾਰ ੨੬ਸ, ੧, ੧ : ੧੧ (150) 
ਫਿਟਿਆ -- ਨਿੰਦਾ ਯੋਗ ਫਿਟਕਾਰਯੋਗ _ 
“ਨਾਨਕ ਮਨ ਕੇ ਕੰਮ ਫਿਟਿਆ ਗਣਤ ਨ 
ਆਵਹੀ। ” 
_- ਸੂਹੀ ੩, ਵਾਰ ੧੧ਸ, ੧, ੨ : ੧ (789) 
“ਬਿਨ ਨਾਵੈ ਧ੍ਰਿਗੁ ਵਾਸੁਫਿਣੁ ਸੁ ਜੀਵਿਆ।” 
- ਮਾਝ ੧, ਵਾਰ ੨੨ : ੭ (148) 
2. ਧਿਰਕਾਰਯੋਗ 
ਪੋ ਫਿਟ ਲੂ ਜੀਵ ਜਿ 
-- ਗੋਉਂ ਪ, ੧੭੨੯, ੧ : ੨ (218) 
ਫਿਟੇ -- ਧਿਰਕਾਰੇ ਗਏ, ਫਿਟਕਾਰੇ ਗਏ 
“ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ 
ਕੂੜਿਆਰੇ।” 
_ ` ਗਉਂ ੪, ਵਾਰ ੧੪ਸ, ੪, ੧ : ੫ (307) 
ਫਿਟੈ -- ਖਰਾਬ ਹੋ ਜਾਂਏ, ਧਿਰਕਾਰਯੋਗ ਹੋ ਜਾਏ 
“ਇਹ ਅੰਨੁ ਅਸਾਡਾ ਫਿਟੈ।” 
- ਆਸਾਂ ੧, ਵਾਰ ੧੬ਸ, ੧, ੨ : ੧੮ (472) 
ਫਿਰਉ -- ਮੈਂ ਫਿਰਦੇ ਹਾਂ 
“ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ 
ਤਿਸੁ ਪਿਛੈ ਵਿਰਾਗੀ।” 
- ਗਉਂ ੫. ੧੧੯”, ੧ : ੨ (204) 
ਫਿਰਹਿ -- ਫਿਰਦੇ ਹਨ 
“ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ 





ਅੰਦਰਿ ਲਾਗਿ।-- ਸਿਰੀ ੩, ੪੧, ੪ : ੨ (29) 
ਹੋਰ ਰੂਪ -- ਫਿਰਹੁ -- 
“ਢਢਾ ਢੂਢਤ ਕਹਾਂ ਫਿਰਹੁ ਢੂਢਨੁ ਇਆ ਮਨ 
ਮਾਹਿ।” (ਫਿਰਦੇ ਹੋ) 
--- ਗਉ ੫, ਬਾਅ ੩੦ : ੧ (256) 
ਫੇਰੂ ਦੇ ਸਿੰਘ, ਬਾਬਾ ਫੇਰੂ ਜੀ ਗੁਰੂ 
ਅੰਗਦ ਦੇਵ ਜੀ ਦੇ ਪਿਤਾ ਸਨ 
ਲਹਣਾ ਕਰੈ।”? __-- ਸਵ ੨, ੫ : ੬ (1391) 
ਫਿਰਣਾ -- ਵਿਚਰਨਾ, ਫੇਰਾ ਪਾਉਣਾ, ਫਿਰਦੇ 
“ਜੋ ਭਾਗੈ ਤਿਸੁ ਜੋਨੀ ਫਿਰਣਾ। ” 
- ਮਾਰੂ ੫, ਅਸ ੭, 2 : ੨ (1019) 
“ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ। ” 
ਰ > ਮਾਰੂ ੫, ਵਾਰ ੨੨ : ੫ (1102) 
ਫਿਰਤ -- 1. ਫਿਰਦੇ ਹਨ 
“ਬਨੂ ਬਨੁ ਖੋਜਤ ਫਿਰਤ ਬੈਰਾਗੀ।” 
ਰ੍ - ਗਉ ੫, ੧੧੭", ੧: ੧ (203) 
“ਫਫਾ ਫਿਰਤ ਫਿਰਤ ਤੂ ਆਇਆ। ” (ਫਿਰਦਾ 
ਫਿਰਦਾ, ਭ੍ਰਮਨ ਕਰਦਾ, ਭਾਵ ਭਟਕਦਾ ਹੋਇਆ) 
-- ਗਉਂ ੫, ਬਾਅ ੩੮ : ੧ (258) 


ਫਿਰਣਸੀਹ -- 


ਹੋਰ ਰੂਪ -- ਫਿਰੰਤ -- ੍ 
“ਫਿਰੰਤ ਜੋਨਿ ਅਨੇਕ ਜਠਰਾਗਨਿ ਨਹ 
-- ਸਸ ੫, ੧੬:੩ (1355) 
2. ਫਿਰਨ ਨਾਲ _ ਰ 
“ਨਗਨ ਫਿਰਤ ਜੋ ਪਾਈਐ ਜੋਗੁ।” 
-- ਗਉ ਕਬ, ੪, ੧ : ੧ (324) 
ਫਿਰਤਉ -- ਫਿਰਦਾ ਹੈ 
“ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ। ” 


`__ -- ਫੁਨ ੫, ੨੦ : ੩ (1363) 
ਫਿਰਤਾ -- ਫਿਰਦਾ 
“ਬਿਆਪਾਰੀ ਬਸੁਧਾ ਜਿਉ ਫਿਰਤਾ। ” 
-- ਗਉ ੫, ਬਾਅ ੨੪ : ੬ (255) 
“ਤਬ ਲਗੁ ਗਰਭ ਜੋਨਿ ਮਹਿ ਫਿਰਤਾ।” 
(ਭਟਕਦਾ) -- ਗਉ ੫. ਸੁਖ ੧੨, ੪ : ੪ (278) 
ਹੋਰ ਰੂਪ -- ਫਿਰਤੀ -- 


1607 





“ਬਨੁ_ਬਨੁ ਫਿਰਤੀ ਖੌਜਤੀ ਹਾਰੀ ਬਹੂ 


ਅਵਗਾਹਿ।” (ਫਿਰਦੀ ਹੈ) 
-- ਆਸਾ ੫, ਛੰਤ ੫, ੧ੋਸ : ੧ (455) 
ਫਿਰੰਤੀ - ਰ ਰ 
ਵਾਲੀ।” (ਫਿਰਦੀ ਹੈ) ਰ੍ 


-- ਗਉ ੪, ੫੧, ੨ : ੧ (166) 


ਫਿਰਤੁ -- 
"ਦੇਖੈ ਦੇਖੈ ਸੁਨੈ ਬੋਲੈ ਦਉਰਿਓਂ ਗਿਰੜੂ ਹੈ।” 
(ਫਿਰਦਾ ਹੈ) 
-- ਆਸਾ ਰਵਿ, ੬, ੧” 
ਫਿਰਤੇ -- ਰ੍ 
ਉਰਿ ਲਾ 
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।” 
(ਫਿਰਦੇ, ਭਟਕਦੇ) 
-- ਗਉ ੪, ੪੯, ੪ : ੨ (167) 


: ਤਾ (487) 


_ ਫਿਰਤੋ -- ਸਿ 


- ਗਉ ੫, ੧੬੨", ੨ : ੨ (215) 
ਫਿਰਤੌ -- __ ਰ 
(ਫਿਰਦਾ ਹੈ)-- ਸੋਰ ਕਬ, ੨, ੧” : ੧ (654) 
ਫਿਰਥਈ -- ਫਿਰਦਾ ਹੈ/ਫਿਰਦੇ ਹਨ 
“ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੇ ਲਗਿ 


ਫਿਰਥਈ। ? -- ਕਲਿ ੪, ੪, ੧" : ੨ (1320) 
ਫਿਰਦਾ -- ਕ੍ਰਮਣ ਕਰਦਾ, ਕ੍ਰਮਦਾ 
“ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ 
-ਸਜਾਇ।” __-- ਸੋਰ ੩, ੨, ੧“: : ੨ (600) 
ਹੋਰ ਰੁਪ - ਫਿਰਦਿਆ -- ਰ 
“ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ 
ਭਰਮਿ ਭੁਲੇ ਫਿਰਦਿਆ।” (ਕਰਮਣ 


ਕਰਦਿਆਂ)-- ਬਿਹਾ ੫, ਛੰਤ ੧, ੧: ੪ (542) 


ਬਨ ਰਾਇ।” (ਭਰਮਣ ਕਰਦੀ) 
-- ਗਉ ੫, ਵਾਰ ੧੭ਸ, ੫, ੨ : ੧ (322) 
ਫਿਰਦੇ -- 


ਫਿਰੰਦੇ 





“ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ 


ਮੁਕਤਿ ਨ ਹੋਈ।” (ਭ੍ੁਰਮਦੇ) 

-- ਸਿਰੀ ੫, ਅਸ ੨੫, ੭ : ੧ (70) 
“ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ 
ਬੇਪਰਵਾਹਾ।” (ਵਿਚਰਦੇ) 


- ਸਲੋ ਫਰ, ੯੮ : ੩ (1383) 


ਫਿਰੰਦੇ -- ਫਿਰਦੇ/ਕੁਮਦੇ ਰਹਿੰਦੇ 
“ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ 
ਫਿਰਹਿ ਫਿਰੰਦੇ । -- ਬਿਲਾ ੪, ੬, ੨ : ੧(800) 
ਹੋਰ ਰੂਪ -- ਫਿਰੰਦੈ -- 
"ਰਥਿ ਫਿਰੰਦੈ ਦੀਸਹਿ ਥਾਵ।” (ਫਿਰਦੇ) 
- ਮਲਾਂ ੧, ੮, ੨ : ੨ (1257) 
ਫਿਰਨ -- ਫੇਰੇ, ਭਟਕਣਾ, ਟਕਰਾਂ 
“ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਦੇ ਨਿਤ 
ਨੀਤ। ” ` -- ਗਉ ੫, ਬਾਅ ੩੮ਸ : ੨ (258) 
ਫਿਰਨਿ -- ਸਹਾਇਕ ਕਿਰਿਆ, ਫਿਰਦੀਆਂ ਹਨ 
“ਅਠਾਹਰ ਸਿਧੀ ਪਿਛੈ ਲਗੀਆ ਫਿਰਨਿ ਨਿਜ 
ਘਰਿ ਵਸੈ ਨਿਜ ਥਾਇ।” 
`__= ਸਿਰੀ ੪, ਵਾਰ ੨੧ਸ, ੩, ੨ : ੨ (91) 
“ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ 
ਜਨਮੁ ਗਵਾਵਣਿਆ। ” (ਫਿਰਦੇ ਹਨ) 
- ਮਾਝ ੩. ਅਸ ੧੧, 2੭ : ੩(116 
ਹੋਰ ਰੂਪ -- ਫਿਰੰਨਿ -- 
“ਤਿਸਨਾ ਕੂਖ ਨ ਉਤਰੈ ਅਨਦਿਨੁ ਜਲਤ 
ਫਿਰੰਨਿ। (ਫਿਰਦੀਆਂ ਭਾਵ ਭਟਕਦੀਆਂ 
ਹਨ) - ਸੂਹੀ ੩, ਅਸ ੧, ੪ : ੨ (755) 
ਫਿਰੰਨ੍ਿ -- 
“ਦਿਲਿ ਖੋਟੇ ਆਕੀ ਫਿਰਨ੍ਹ ਬੰਨ੍ਹ ਭਾਰੁ ਉਚਾਇਨਿ 
ਛਟੀਐ। ” (ਫਿਰਦੇ ਹਨ) 
- ਰਾਮ ਬਸ, ਵਾਰ ੨ : ੧੧ (967) 
ਫਿਰਾ -- ਫਿਰਦਾ ਹਾਂ 
“ਖੋਜਤ ਖੋਜਤ ਮੈ ਫਿਚਾ ਖੋਜਉ ਬਨ ਥਾਨ।”` 
ਰ੍ - ਬਿਲਾ ੫, ੬੧, ੧ : ੧ (816) 
ਹੋਰ ਰੂਪ -- ਫਿਰਾਂ - 
"ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰ।” 
(ਮੈਂ ਫਿਰ ਜਾਵਾਂ) 


-- ਸਾਰ 8, ਵਾਰ ੧੧ਸ, ੧, 2 : ੧ (1241) 


1608 


ਫਿਰਾਹਿ 

















ਫਿਰਾਉ -- ।. ਮੈਂ ਫਿਰਦਾ ਹਾਂ 
ਫਿਰਾਉ।” _ - ਸਿਰੀ ੪, ੬੮, ੧: ੨ (41) 
2. ਫਿਰਾਏ ਜਾਂਦੇ ਹਨ 
“ਹੁਕਮੇ ਕਰਮ ਕਮਾਵਣੈ ਪਇਐ ਕਿਰਤਿ 
ਫਿਰਾਉ।” ਰ੍ 
-- ਸਿਰੀ ੩, ਅਸ ੨੦, ੫ : ੧ (66) 
3. ਫੇਰੀ ਲਾਵੇ ਭਾਵ ਵਿਚਰੇ 
ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਰੁਕਮਿ 
ਫਿਰਾਉ। ” -- ਸਲੋ ੫, ੫੧ : ੨ (1419) 
ਫਿਰਾਇ -- ।. ਫਿਰਦਾ ਹੈ 
"ਮਨ ਮੁਖ ਰਲਾਇਆ ਨਾ ਰਲੈ ਪਇਐ ਕਿਰਤਿ 
ਫਿਰਾਇ।” 
- ਸਿਰੀ ੪, ਵਾਰ ੧੨ਸ, ੩, ੨ : ੨ (87) 
“ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੁਜੈ ਭਾਇ 
ਫਿਰਾਇ। ? (ਫਿਰਦੇ ਰਹਿੰਦੇ ਭਾਵ ਟਕਰਾਂ ਮਾਰਦੇ 
ਰਹਿੰਦੇ ਹਨ) __-- ਸਲੋ ੩, ੫੧ : ੯ (1419) 
2. ਫੇਰ ਕੇ ਭਾਵ ਮੋੜ ਕੇ 
“ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ ਰਖੇ 
ਫਿਰਾਇ। ”-- ਮਾਰੂ ੫, ੧੧, ੩ : ੧(1001) 
“ਆਗੇ ਬੈਠਾ ਪੀਠਿ ਫਿਰਾਇ।” (ਪਿਠ ਮੋੜ 
ਕੇ) __ - ਭੈਰ ਕਬ, ੮, ੧ : ੨ (1159) 
ਫਿਰਾਹਰਿ -- ਫੇਰਾਂ ਵਿਚ, ਫਿਰਨ ਦਾ ਆਹਰ 
“ਥਿਨੁ ਨਾਵੈ ਬਹੁ ਫੇਰੁ ਫਿਰਾਹਰਿ।” (ਭਾਵ ਭੰਬਲ 
ਭੂਸੇ ਖਾਣੇ) 
:.-." ਰਾਮ ੫. ਵਾਰ ੧੮ਸ, ੫, ੧ : ੩ (965) 
ਫਿਰਾਹਿ -- ਫਿਰਦੇ ਹਨ ਭਾਵ ਗੇੜੇ ਕਢਦੇ ਹਨ 
-- ਜੋਪੂ ੧, ੧੮ : ੬ (4) 
“ਸੰਗਿ ਤੁਹਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਚਾਹਿ।” 
(ਫਿਰਦਾ ਹੈ) - ਗਉ ੫, ਬਾਅ ੩੦ : ੨ (256) 


ਹੋਰ ਰੂਪ -- ਫਿਰਾਹੀ -- 


"ਅਨਦਿਨੁ ਦੂਜੈ ਭਾਇ ਫਿਰਾਹੀ।” (ਫਿਰਦਾ 
ਹੈ) _-- ਮਾਝ ੩, ਅਸ ੩੦, ੬ : ੨ (127) 
"ਜਿਨ ਗੁਰੂ ਗੋਪਿਆ ਆਪਣਾ ਸੇ ਲੈਦੇ ਢਾਹਾ 
ਫਿਰਾਹੀ।” (ਫਿਰਦੇ ਹਨ) ਸਹਾਇਕ 
ਕਿਰਿਆ) ` 





-- ਗਉ ੪, ਵਾਰ ੧ਪਸ, ੪, ੨ : ੪ (306) 
ਫਿਰਾਤਾ -- ਫਿਰਾਂਦੀ ਹੈ 
“ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ। ” 
-- ਗੂਜ ੩, ਵਾਰ ੧੫ : ੨ (514) 
ਫਿਰਾਮੀ -- ਫਿਰਦੇ ਹਨ ਰ 
“ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ। ” 
- ਮਾਰੂ ੫, ਵਾਰ ੧੪ : ੩ (1099) 
ਫਿਰਾਵਉ -- ਫੇਰਾ, ਉਲਟਾਵੋ ਰ੍ 
“ਰੀ ਕਲਵਾਰਿ ਗਵਾਰਿ ਮੂਢ ਅਤਿ ਉਲਟੋ ਪਵਨੁ 
ਫਿਰਾਵਉ ।  -- ਕੇਦਾ ਕਬ, ੩, ੧ : ੧(।123) 
ਫਿਰਿ -- ।. ਫੇਰ, ਮੁੜ ਕੇ 
“ਗਾਵੈ ਕੋ ਜੀਅ ਲੈ ਫਿਰਿ ਦੇਹ।” 
-- ਜਪੁ ੧, ੩ : ੬ (92) 
“ਦੂਜੈ ਭਾਇ ਕੋ ਨ ਮਿਲੈ ਫਿਰਿ ਫਿਰਿ ਆਵੈ ਜਾਇ। ” 
(ਮੁੜ ਮੁੜ ਕੇ) -- ਸਿਰੀ ੩, ੩੬, ੨ : ੨ (27) 
“ਰਾਮ ਨਾਮ ਸਾਲਾਹਿ ਤੂ ਫਿਰਿ ਆਵਣ ਜਾਣੁ ਨ 
ਹੋਇ।” (ਮੁੜ ਕੇ, ਫੇਰ) 
=- ਸਿਰੀ ੩, ੫੭, ੧% : ੨ (36) 
ਭ੍ਰਮਿ ਲਾਗਾ।” (ਭਾਵ ਪਿਛੋਂ) 
ਸਿਰੀ ਬੇਣੀ, ੧, ੧" : 
2, ਫਿਰ ਕੇ. ਉਲਟ ਕੇ 
“ਦੂੜ ਲਗੇ ਫਿਰਿ ਚਾਕਰੀ ਸਤਿਗੁਰ ਕੇ ਵੇਸਾਹੁ। ” 
-- ਸਿਰੀ ੧, ੧੧, ੧ : ੨ (18) 
“ਗੁਰੂ ਪਾਸਹੁ ਫਿਰਿ ਚੇਲਾ ਖਾਇ।” (ਉਲਟਾ) 
` - ਆਸਾਂ ੧, ੪, ੨ : ੧ (349) 
3. ਗਮਨ ਕਰਕੇ, ਭਰਮਨ ਕਰਕੇ ਭਾਵ ਭਟਕ 
ਭਟਕ ਕੇ 
ਰ ਰਿਦੈ ਨਿਹਾਲਿ।” 
-- ਗਉ ੪. ਕਰ, ੨, ੧ : ੨ (234) 
“ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ।” 
=> ਗੋਉਂ ੫. ਸੁੱਖ ੧੧.੩: ੮ (੬77) 
4. ਘੁੰਮ ਗਈ ਭਾਵ ਵਾਪਰ ਗਈ, ਵਿਆਪਕ ਹੋ 
ਗਈ, ਫੇਲ ਗਈ 
“ਬਾਬਰਵਾਣੀ ਫਿਰਿ ਗਈ ਰੁੰਸਿਜ ਨ ਰੋਟੀ 
ਖਾਇ। ”-- ਆਸਾ ੧, ਅਸ ੧੧, ੫ : ੩ (417) 


੧ (93) 


1609 








ਫਿਰੇ 
ਫਿਰਿਓ -- ਫਿਰਿਆ, ਵਿਆਪਕ ਹੋਇਆ, ਪੈ 
ਗਿਆ 
“ਨਾਗੋ ਆਇਆ ਨਾਗ ਸਿਧਾਸੀ ਫੇਰਿ ਫਿਰਿਓ 
ਅਰੁ ਕਾਲਿ ਗਰਸੂਆ। ” 
-- ਗਉਂ ੫, ੧੨੭”, ੧ : ੨ (206) 
“ਦਸ ਦਿਸ ਖੋਜਤ ਮੈ ਫ਼ਿਰਿਓ ਜਤ ਦੇਖਉ ਤਤ 
ਸੋਇ।” -- ਗਉ ੫, ਥਿਤੀ ੧੦ਸ : ੧ (298) 
“ਬਰਸ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ 
ਲਾਯਉ।” (ਘੁੰਮਿਆ) 
-- ਸਵ ਤੇ, 
ਹੋਰ ਰੂਪ -- ਫਿਰਿਆ -- . 
(ਘੁੰਮਿਆ, ਗਮਨ ਕੀਤਾ) 
-- ਗਉਂ ੫, ਸੁਖ ੩, ੧ : ੪ (265) 


੨੦; 2 2. (13621 


ਫਿਰੀ -- 
“ਹਉ ਹਉ ਕਰਤੀ ਜਗੂ ਫਿਰੀ ਨਾ ਧਨੁ ਸੰਧੈ 
ਨਾਲਿ।” -- ਸਿਰੀ ੩, ੪੭, ੩ :੧(32) 
ਫਿਰੀ -- ।. ਗਮਨ ਕੀਤਾ,ਭਟਕੀ ਵੇਖੋ ਖੋ “ਫਿਰਿਓ” 
2. ਫੈਲੀ 
“ਗੁਰ ਅੰਗਦ ਦੀ ਦੋਹੀਂ ਫਿਰੀ ਸਚੁ ਕਰਤੇ ਬਧ 
ਬਹਾਲੀ। ” -- ਰਾਮ ਬਸ, ਵਾਰ ੩ : ੪ (67) 
3. ਪਲਟੀ, ਬਦਲੀ, ਤਬਦੀਲ ਹੋਈ 
“ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ 
ਝੜਿ ਪਾਹਿ।” 

- ਸਲੋ ਫਰ, ੧੦੨ : ੧ (1383) 
ਫਿਰੀਆ -- ਫਿਰਦਾ ਹੈ, ਭਟਕਦਾ ਹੈ 
“ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ 

ਕਉ ਹਿਰੀਆ।” -- ਸੂਹੀ ੫, ੪ : ੨ (746) 
ਫਿਰੁ - ਫੇਰ, ਮੁੜ ਕੇ 

“ਬੰਦੇ ਖੋਜੂ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ 

ਮਾਹਿ।”” _- ਤਿਲੰ ਕਬ, ੧, ੧" : ੧ (727) 

ਫਿਰੇ -- 1. ਗਮਨ ਕਰਦੇ ਰਹੇ, ਭਟਕਦੇ ਰਹੇ, 
ਭਉਂਦੇ ਰਹੇ 

“ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ 
ਪੀਰੈ।” (ਭਾਵ ਰਹੇ) 

-- ਸਿਰੀ ੩, ੬੩, ੧ : ੨ (38) 

ਕੇ ਸੁਆਮੀ ਅੰਤਰਜਾਮੀ ਫਿਰੇ ਸਗਲ 














ਬੇਦੇਸਵਾ।” (ਫਿਰਦਾ ਹੈ,ਵਿਆਪਕ ਹੈ) 
-- ਭੈਰ ਨਾਮ, ੧, ੪ : ੨ (1167) 
2. ਮੁੜੇ 
“ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ।” 
- ਸੋਰ ੪, ਵਾਰ ੭ਸ, ੩, ੧ : ੧ (645) 
ਫਿਰੈ -- 1. ਫਿਰਦੀਆਂ ਹਨ 
“ਤਿਨਾ ਪਿਛੋ ਰਿਧਿ ਸਿਧਿ ਫਿਰੈ ਓਨਾ ਤਿਲੁ ਨ 
ਤਮਾਇ।”” _- ਸਿਰੀ ੩, ੩੫, ੪ : ੨ (26) 
"ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ 
ਫਿਰੈ ਦਿਵਾਨ।” (ਫਿਰਦਾ ਹੈ) 
ਰ੍ - ਸਿਰੀ ੩, ੬੩, ੩ : ੩ (39) 
2. ਟਲਦਾ __ ਰ 
“ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ 
_ ਜਾਇ ਹਰਿ ਪ੍ਰਭ ਪਾਸਿ ਜੀਉ।” ਰ 
`-- ਰਾਮ ਸੁੰਢ, ਸਦ, ੩ : ੬ (923) 
“ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੂ।” 
- ਸਾਰ ੪, ਵਾਰ ਪਸ, ੨, ੧ : ੨ (1239) 
. ਮੁੜਦਾ, ਤੁਰਦਾ ਰ 
ਮਤ ਇਤ ਰਿ 
ਮੰਝਿ ਬਾਰੇ।” 
-- ਤੁਖਾ ੧, ਬਾਰਾ ੮ : (1108) 
4. ਘੁੰਮਦਾ/ਦਿਸ਼ਾ ਬਦਲਦਾ ਹੈ 
“ਭਗਤ ਜਨਾਂ ਕਉ ਦੇਹੁਰਾ ਫਿਰੈ।” 


ਫਿਰੋਂ -- ਫਿਰਦਾ ਹੈ 
“ਜਿਉ ਕਨਿਕੇਂ ਕੋਠਾਰੀ ਚੜਿਓ ਕਬਰੋ ਹੋਤ ਫਿਰੋ।” 
ਰ -- ਸਾਰ ੫, ੩, ੨ : ੧ (1203) 
ਫਿਲਹਾਲ -- (ਫਾ. ਅਲਹਾਲ) ਇਸੇ ਸਮੇ', 
_ ਵਰਤਮਾਨ ਕਾਲ ਵਿਚ/ਦਾ 
ਨਾਉ। (ਹੁਣ ਦੇ ਸਮੇਂ ਭਾਵ ਥੋੜੇ ਸਮੇਂ ਲਈ) 
- ਤਿਲੰ ੫, ੪, ੪ : ੧ (724) 
_ਹੋਰ ਰੂਪ -- ਫਿਲਹਾਲਾ -- ਰ੍ 
“ਦਿਲ ਮਹਿ ਜਾਨਹੁ ਸਭ ਫਿਲਹਾਲਾ।” (ਥੁੜ 
ਚਿਰਾ)-- ਮਾਰੂ ੫. ਸੋਲਾ ੧੨, ੮ : ੧ (1084) 
ਫੀਕ -- ।. ਫਿੱਕੇ, ਰਸਹੀਣ, ਫੋਕਟ 
“ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਫੀਕ 


1610 





- ਭੈਰ ਨਾਮ, ੬, ੩ : ੨ (1164) 





ਫੀਕੇ 
ਫੀਕਾਨੇ।” _-- ਗਉ ੪, ੫੬, ੨: ੧(170) 
2. ਅਸਾਰ, ਢੌਂਗ, ਨਿਹਰਥਕ `_ 

“ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ _ 

ਕਾਰੇਜ ਫੀਕ।” ... 

ਰ - ਪ੍ਰਭਾ ੪, ੩, ੩ : ੧ (1336) 
ਫੀਕਾ -- ।. ਰਸਹੀਨ 

“ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ 

ਸਾਦੁ।” _-- ਸਿਰੀ ੧, ਅਸ ੧੩, ੬ : ੩ (61) 

“ਹਰਿ ਰਸੁ ਨ ਚਾਖੈ ਫੀਕਾ ਆਲਾਇ।” (ਭਾਵ 
ਖਰਵਾ ਬੋਲਦੀ ਹੈ) 

- ਗਉਂ ੩, ੨੩, ੨ : ੨ (158) 





2. ਸ਼ੋਭਾਹੀਨ ਰ 
“ਮੁਨ ਤਨੁ ਫੀਕਾ ਦੂਜੈ ਭਾਇ। ” 
- ਗਉ ੩, ਅਸ ੩, ੨ : ੨ (230) 
. ਅਧਾਰ, ਨਿਰਾਥਕ, ਬੇਰਸ 
ਹੀ 
- ਆਸਾ ੧, ਅਸ-੧੫, ੭ : ੧ (49) 
ਫੀਕਾਨੇ -- ਫਿੱਕੇ, ਬੇਰਸ 
“ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਫੀਕ 
ਫੀਕਾਨੇ।”” _-- ਗਉ ੪, ੫੬, ੨ : ੧(170) 
ਫੀਕਿਆ -- ਫਿਕੇ, ਬੇਸੁਆਦ 


ਡੀਠਾ।”” __ - ਜੈਤ ੫. ਵਾਰ ੧੧ : ੨ (708) 
` | ਫੀਕੀ -- 1. ਬੇਸੁਆਦ, ਬੇਰਸ 
“ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ 
ਰਸ ਫੀਕੀ ਰੇ।” ਰ ਰ 
-- ਆਸਾ ੫, ੧੩੩, ੧” : ੧ (404) 
2. ਕੰਮਜ਼ੋਰ, ਸਤਾਹੀਣ ___ ਰ੍ 
"ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ 
ਮਣੀ ਕਰਿ ਫੀਕੀ।” ___ 


ਰ -- ਆਸਾ ਕਬ, ੧੭, ੪ : ੧ (480) 
“ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ।” 
` ਮਾਰੂ ੫, ਅਸ ੪, ੪ : ੨ (1011) 
ਫੀਕੇ -- ਫਿਕੇ (ਭਾਵ ਕਚੇ) ਬੇਰਸ 
“ਆਨ ਰੰਗ ਫੀਕੇ ਸਭ ਮਾਇਆ।” 
____ -- ਗਉਂ ੫, ੧੪੧, ੩ : ੨ (194) 


_ ਫੀਵੈ 1611 ਰ ਫੁਰਮਾਇਸਿ 











“ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ | -- ਗਉ ਕਬ, ੪੮, ੨ : ੨ (333) 
ਪਾਰਸੁ ਕੀਜੈ।” (ਭਾਵ ਰੁਖੇ ਜੀਵਨ ਵਾਲੇ) “ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ 
ਰ -- ਕਲਿ ੪, ਅਸ ੨, ੧” : ੨ (1324) ਸਿਧਾਵੈ।”` (ਉਪਰੰਤ) 
ਫੀਟੈ -- ਵਿਗੜਨਾ, ਖਰਾਬ ਹੋਣਾ -- ਰਾਮ ੯, ੧, ੧ : ੨ (902) 
“ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ।” “ਡਗਰੀ ਚਾਲ ਨੇਤ੍ਰ ਫੁਨਿ ਅੰਧਲੇ ਸਬਦ ਸੁਰਤਿ 
-- ਰਾਮ ੧, ਓਅੰ ੩੪ : ੨ (934) ਨਹੀ ਭਾਈ।”-- ਭੈਰ ੧, ੫, ੩ : ੧ (1126) 
ਫੀਰੁ - ਫੇਰਾ, ਗੋੜਾ ਫੁਫੀ -- ਭੁਆ, ਪਿਤਾ ਦੀ ਭੈਣ 
“ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ “ਫੁਫੀ ਨਾਨੀ ਮਾਸੀਆ ਦੇਰ ਜਠਾਨੜੀਆਹ।” 
__ਫੀਰੁ।” __-- ਸੂਹੀ ੩, ਵਾਰ ੧੦ : ੪ (789) - ਮਾਰੂ ੧, ਅਸ ੧੦, ੨ : ੧ (1015) 
ਫੀਲੂ -- (ਅ. ਫੀਲ) ਹਾਥੀ,ਹਸਤੀ ਫੁੰਮਣ -- ਸੂਤ ਦੀ ਕੂਚੀ 
“ਫੀਲੂ ਰਬਾਬੀ ਬਲਦ ਪਖਾਵਜ ਕਊਆ ਤਾਲ “ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ। ” 
ਬਜਾਵੈ।”? _-- ਆਸਾ ਕਬ, ੬, ੧ : ੧ (477) - ਮਾਝ ੧, ਵਾਰ ੨੬ਸ, ੧,੧:੯(149) 
ਫੁਸੀ -- ਬੁਜ਼ਦਿਲ, ਕਾਇਰ ਫੁਰਮਾਇ -- ਹੁਕਮ ਕਰੇ, ਫਰਮਾਨ ਕਰੇ 
“ਜਿਉ ਤਿਸ ਦੀ ਵਡਿਆਈ ਆਪਿ ਕਰਾਈ | “ਕਾਜੀ ਮੁਲਾਂ ਬਿਨਤੀ ਫੁਰਮਾਇ। ” (ਭਾਵ ਕਹੇ) 
ਵਰੀਆਮੁ ਨ ਫੁਸੀ ਕੋਈ।” -- ਭੈਰ ਨਾਮ, ੧੦, ੨੨ : ੧ (1166) 
-- ਵਡ ੩, ਛੰਤ ੪, ੪ : ੩ (570) ਹੋਰ ਰੂਪ -- ਫੁਰਮਾਇਓ -- 
ਛੁਟੰਨਿ -- ਫੁਟ ਜਾਵਣ “ਸ੍ਰੀ ਗੁਰੂ ਰਾਜੂ ਅਬਿਚਲੁ ਅਟਲੁ ਆਦਿ ਪੁਰਖਿ 
“ਨਾਨਕ ਸੇਈ ਤੰਨ ਛੁਟੰਨਿ ਜਿਨਾ ਸਾਂਈ ਵਿਸਰੈ।” ਫੁਰਮਾਇਓ। ” (ਹੁਕਮ ਕੀਤਾ) 
(ਭਾਵ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ) -- ਸਵ ੧, ੭ : ੬ (1390) 
- ਨਉਪ, ਵਾਰ ੨੦ਸ, ੫, ੧ : ੨ (323) ਫੁਰਮਾਇਅੜੈ -- - ਹੁਕਮ ਕਰਨ ਕਰਕੇ, ਫੁਰਮਾਨ 


“ਰੀ ਚਹਕੀ ਖਹ ਗੁਣੀ ਦਗਨਿ ਬਰਬ ਤੰਚੰਗ।” “ਸਾਹੇ ਕੈ ਫੁਰਮਾਇਅੜੈ ਜੀ ਦੇਹੀ ਵਿਚ ਜੀਉ 
-- ਗਉ ੪, ਵਾਰ ੬ਸ, ੫, ੧ : ੧ (319) ਆਇ ਪਇਆ।” 


ਫੁਨਿ - 1. ਫਿਰ, ਫੇਰ, ਮੁੜ - ਮਾਰੂ ੫, ੩੧, ੧ : ੩ (1007) 
“ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ | ਫੁਰਮਾਇਆ - ਹੁਕਮ ਕੀਤਾ, ਕਹਿਆ 
ਸਮਾਇ।” _ - ਸਿਰੀ ੧, ੧੨, ੧: ੧(॥8) | _ “ਰਾਂਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ। ” 


“ਕਾਚਾ ਧਨੁ ਫੁਨਿ ਆਵੈ ਜਾਏ।”” (ਮੁੜ ਮੁੜ ਕੇ) - ਮਾਝ ੧, ਵਾਰ ੨੭ : ੨ (150) 
-- ਧਨਾ ੩, ੭, ੧" : ੨ (665) “ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ 

-2. ਅਤੇ ਹੋਰ `ਸਮਾਣੀ।” (ਕਹੇ/ਹੁਕਮ ਅਨੁਸਾਰ) 
“ਸੁਇਨਾ ਰੂਪਾ ਫੁਨਿ ਨਹੀ ਦਾਮ।” . __ - ਤੁਖਾ ੧, ਛੰਤ ੪, ੧: ੫(1111) 


੍ - `-- ਗਉ ੫, ੧੦੬, ੩ : ੧ (187) ਫੁਰਮਾਇਸਿ - 1. (ਫਾ. ਫੁਰਮਾਇਸ਼) ਹੁਕਮ 
“ਫੁਨਿ ਮਨ ਬਚ, ਕ੍ਰਮ ਜਾਨੁ ਅਨਤ ਦੂਜਾ ਨ “ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ 


ਮਾਨੁ ਨਾਮੁ ਸੁ ਅਪਾਰੁ ਸਾਰੁ ਦੀਨੋ ਗੁਰਿ ਰਿਦ ਮਾਨੁ।” __ -- ਆਸਾ ੧, ੩੧, ੧ : ੨ (356) 
ਧਰ।” _--'ਸਵ ੪; ਨਲ ੩ : ੩ (1399) | ' 2. ਹਕੂਮਤ _. 
3.-ਭੀ ਜਾ ` “ਰਾਮ ਮਿਲਖ ਅਰੁ ਬਹੁਤੁ ਫੁਰਮਾਇਸਿ।” 
“ਜਲੂ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ -- ਆਸਾ ੫, ੧੧, ੩ : ੩ (373) 


ਫੁਰਮਾਇਸੀ 





1612 


ਫੁਲੀਨਾ 





ਮਰਣੁ ਵਿਸਾਰਿਆ।” 
-- ਆਸਾ ੧, ਵਾਰ ੧੭ : ੪ (472) 
ਫੁਰਮਾਇਸੀ -- ਹੁਕਮ 


“ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ 
ਅਫ਼ਾਰ। '` -- ਸਿਰੀ ੫, ੭੧, ੧ : ੩ (42) 
ਫੁਰਮਾਈ -- ਕਹੀ ਭਾਵ ਨਿਸਚਿਤ ਕੀਤੀ, ਹੁਕਮ 
ਰ ਕੀਤੀ ਹੋਈ 
ਕਰਣੀ ਕਾਰ ਧੁਰਹੁ ਫੁਰਮਾਈ। ” 
-- ਆਸਾ ੩, ੪੬, ੨ : ੧ (363) 
"ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ 


ਫੁਰਮਾਈ। (ਦੱਸੀ, ਸਿਖਿਆ ਦਿਤੀ) 
- ਪ੍ਰਭਾ ੧, ੪, ੩ : ੨ (1328) 
ਫੁਰਮਾਈਐ -- ਹੁਕਮ ਕਰੋ, ਕਹੋ 
“ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ। ” 


-- ਸੋਰ ੪. ਵਾਰ ੨ : ੪ (643) 
ਫੁਰਮਾਏ -- ਕਹੇ, ਹੁਕਮ ਕਰੇ, ਵੇਖੋ ਫੁਰਮਾਣੁ 
'“ਜਿਵ ਫੁਰਮਾਏ ਤਿਵ ਤਿਵ ਪਾਹਿ।” 
ਦ= ਜਹੀ ੧. ੧੯ 2.% 104) 
ਫੁਰਮਾਣੁ -- (ਫ. ਫਰਮਾਨ) 1. ਹੁਕਮ 
>> ਜੈਂਪੂੰ ੧, ੨੬ : ੯ (5) 
2. ਹੁਕਮ ਨਾਮਾ 
“ਸਚਾ ਤੇਰਾ ਹੁਕਮੁ ਸਚਾ ਫੁਰਮਾਣੁ।” 
- ਆਸਾ ੧, ਵਾਰ ੨ਸ, ੧, ੧ : ੫ (463) 





` -- ਰਾਮ ੧, ਸਿਗੋ ੭੩ : _੩ (946) 
ਫੁਰਮਾਨੀ -- ਹੁਕਮ ਮੰਨਣਾ, ਆਗਿਆ ਕਰਤਾ 
“ਫੁਰਮਾਨੀ ਹੈ ਕਾਰ ਖਸਮਿ ਪਠਾਇਆ। ” 

_ - ਮਾਝ ੧, ਵਾਰ ੧੦ : ੫ (142) 
_ਫੁਰਮਾਨੁ -- ਹੁਕਮ 
“ਸਚੁ ਤੇਰਾ ਫੁਰਮਾਨ ਸਬਦੇ ਸੋਹਿਆ।” 

- ਮਾਝ ੧, ਵਾਰ ੨੬ : ੪ (150) 
ਫੁਰਮਾਵਹਿ -- ਹੁਕਮ ਕਰੇ 
"ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ 
ਪਿਆਰੇ । ”- ਮਾਰੂ ੧. ਅਸ ੪, ੧" : ੨ (1010) 
ਫੁਰਮਾਵੈ -- ਹੁਕਮ ਕਰਦਾ, ਕਹਿੰਦਾ, ਦਸਦਾ 














| “ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ 


੨੩= । 55 


ਫੁਰਮਾਵੈ। `-- ਆਸਾ ਕਬ, ੧੭, ੧ : ੨ (480) 


_ਫੁਰਿਆ -- ਅਨੁਭਵ ਹੋਇਆ, ਅਹੁੜਿਆ, ਮਾਲੂਮ 


ਹੋਇਆ 
“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ 
ਗੁਰ ਕਉ ਫੁਰਿਆ।” 
- ਸੇਵ ੩, ੧: ੮ (1393) 
ਫੁਰੀ -- ਸੁਝੀ, ਖਿਆਲ ਆਇਆ 
"'ਰਿਧਿ ਸਿਧਿ ਜਾ ਕਉ ਛੁਰੀ ਤਬ ਕਾਹੂ ਸਿਉ 
ਕਿਆ ਕਾਜ।” 
` ਮਾਰੂ ਕਬ, ੨, ਸੀ ੧ (1103) 
ਫੁਲ -- 1. ਕੁਸਮ, ਪੂਰੀ ਪਿੜੀ ਹੋਈ ਕਲੀ, ਪੁਸ਼ਪ 
'ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ 
ਲਾਲ।” 
- ਮਾਝ ੧, ਵਾਰ ੨੦ਸ, ੧, ੨ : ੧ (147) 
2. ਅਸਥੀਆਂ, ਮਿਰਤਕ ਦੀਆਂ ਸੜ ਕੇ ਸੁਫੈਦ 
ਹੋਇਆ ਹੱਡੀਆਂ __ 
_ਪਾਵਏ।”” - ਰਾਮ ਸੁੰਦ, ਸਦ ੫ : ੪ (923) 
ਫੁਲਵਤ -- ਫੁਲਦਾ ਹੈ, ਮਾਨੋ ਕਰਦਾ ਹੈ 
'ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ 
ਅਇਆਨੇ। ”-- ਕੇਦਾ ਕਬ, ੪, ੪ : ੧ (1124, 
ਫੁਲੜਾ -- ਕੋਮਲ, ਫੂਲ 
0 
ਰ੍ -- ਸਿਰੀ ੧, ੨੪, ੧ : ੧ (23) 
ਫੁਲਾ - 'ਫੁਲ` ਦਾ ਬਹੁ ਵਚਨ . 
“ਕਿਆ ਤੂੰ ਰਤਾ ਗਿਰਸਤ ਸਿਉ ਸਭ ਫੂਲਾ ਦੀ 
ਬਾਗਾਤਿ।” _-- ਸਿਰੀ ੫. ੯੨, ੨ : ੨ (50) 
ਫੁਲੀ -- ਫੁਲਾਂ ਵੱਲ 
ਏਨੀ ਫੂਲੀ ਰਉ ਕਰੋ ਅਵਰ ਜਿ ਚੁਣੀਅਹਿ 
ਡਾਲ।” 
- ਸੂਹੀ ੩, ਵਾਰ ੧੮ਸ, ੧, ੧ : ੨ (791) 


ਫੁਲੀਅਹਿ -- ਪ੍ਰਫੁਲਤ ਹੋਈ 
"ਫਲੀਅਹਿ ਛੁਲੀਅਹਿ ਬਪੂੜੇ ਭੀ ਤਨ ਵਿਚਿ 
ਸੁਆਹ।” 


ਦਵੇ, ਵਸਾ ਦੂ. 'ਦਚ ਮਸੀ, ਤੇ, ੨ ? ੩ (4631 


ਫੁਲੀਠਾ -- ਫੁਲਿਆ ਹੋਇਆ, ਛਾਲਾਂ, ਜ਼ਹਿਰ ਦੀ 


ਫੂਟਿ 











ਫੂਲੂ 1613 
ਥੈਲੀ 
“ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਮਫੂਟ।” 
ਫੋਲਿ ਫੁਲੀਠਾ । -- 


ਗਉ ੪, ੬੧,੩:੨(171) 
_ਫੁਲੁ -- ਫੁਲ, ਪੁਸ਼ਪ ___ 
“ਨਾਨਕ ਗੁਰੁ ਸੰਤੋਖੁ 
ਗਿਆਨੁ । ” 
-- ਮਾਂਝ ੧, ਵਾਰ ੨੦ਸ, ੧, ੧: ੧ (147) 
ਫੁਲੇ -- ਫੁਲ ਪਏ, ਪ੍ਰਫੁਲਿਤ ਹੋਏ, ਖਿੜੇ 
“ਝਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ 


ਲੇ।” __-- ਤੁਖਾ ੧, ਬਾਰਾ ੧੧ : ੩ (1109) 


ਰੁਖੁ ਧਰਮੁ ਫੁਲੁ ਫਲ 


ਫੁਲੇ। 
ਹੋਰ ਰੂਪ -- ਫੁਲੈ -- 
“ਟਣੈ ਥੁਲ ਸਿਰਿ ਸਰੁ ਵਹੈ ਕਮਲੁ ਫੁਲੈ 
ਆਕਾਸਿ ਜੀਉ।” (ਖਿੜਕ) 
- ਸੂਹੀ ੧, ਕੁਚ ੨ : ੪ (762) 


-- ਆਸਾ ੫, ੮੬, ੨ : ੪ (392) 

ਹੀ ਜੋਰ ਨਾਲ ਮੁੰਹ ਵਿਚੋਂ ਕਢੀ ਹਵਾ ਰ੍ 
“ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ 
ਫੁਕ। -- ਸਲੋ ਕਬ, ੧੫੮ : ੨ (1372) 


-= ਸਾਰ ੪, ਵਾਰ ੧੯ਸ, ੧, ੨ : ੩ (1244) 
“ਅੰਧੀ ਫੂਕਿ ਮੁਈ ਦੇਵਾਨੀ।” (ਅੰਹਕਾਰ ਵਿਚ) 
- ਮਲਾ ੧, ਵਾਰ ੧੯ਸ, ੧, ੨ : ੩ (1266) 

2. ਸਾੜ, ਸੁਆਹ ਕਰ ਦੇਵੇ ਰ੍ 
“ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ। ” 
-- ਸਲੋ ਕਬ, ੮੪ : ੧ (1366) 

ਫੂਕੈ -- ਫੁੰਕਾਰੇ ਮਾਰੇ 
“ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ। 
-- ਮਲਾ ੧, ਵਾਰ ੧੯ਸ, ੧, ੨ : ੨ (1286) 
ਫੂਟ ਮਫੂਟ -- ਫੁਟ ਗਿਆ, ਟੁੱਟ ਗਿਆ, ਚੂਰ ਚੂਰ 
ਹੋ ਗਿਆ 





-- ਸਲੋ ਕਬ, ੪੮ : ੧ (1367) 
ਫੂਟਾ - ਟੁੱਟ ਗਿਆ, ਫੁਟ ਗਿਆ 
“ਤਿਸਨਾ ਛਾਨਿ ਪਰੀ ਧਰ ਉਪਰਿ ਦੁਰਮਤਿ ਭਾਂਡਾ 
ਫੂਟਾ। ` - ਗਉ ਕਬ, ਅਸ ੪੩, ੧ : ੨ (331) 
ਫੂਟਿ - ਫੁਟ ਕੇ 
“ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ 
ਫੂਟਿ ਮਰਾ।” -- ਸਿਰੀ ੧, ੩੧, ੧ : ੨ (25) 
“ਦਹ ਦਿਸ ਟਾਂਡੋ ਗਇਓ ਛੂਟਿ।” (ਭਾਵ ਟੁੱਟ, 
ਖਤਮ) -- ਬਸੰ ਕਬ, ੬, ੩ : ੨ (1195) 
ਫੂਟਿ।” (ਟੁੱਟ, ਭੱਜ) .. 
- ਸਲੋ ਕਬ, ੭੩ : ੧ (1368) 


ਹੋਰ ਰੁਪ -- ਫੁਟੀ -- 
“ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ 
ਫੂਟੀ।” (ਟੁੱਟ ਗਈ) 


-- ਆਸਾ ਕਬ, ੨੮, ੨ : ੧ (483) 

'ਫੂਟੀ ਆਖੈ ਕਛੂ ਨ ਸੂਝੈ ਬੂਝਿ ਮੂਏ ਬਿਨੁ 

ਪਾਨੀ।” (ਟੁੱਟੀ ਹੋਈ, ਅੱਖ ਭਾਵ ਅੰਨੀ 

ਅੱਖ) __-- ਕੇਦਾ ਕਬ, ੪, ੧: ੨ (1124) 

ਹੀ 

"ਘਟ ਛਫੂਟੇ ਘਟਿ ਕਬਹਿ ਨ ਹੋਈ।”” 

- ਗਉ ਕਬ, ਬਾਅ ੧੦ : ੨ (340). 

"ਪਾਂਚ ਨਾਰਦ ਕੇ ਮਿਟਵੇ ਫੂਟੈ।” (ਟੁੱਟ ਗਏ) 

- ਗੋਂਡ ਕਬ, ੮, ੫ : ੩ (872) 


-- ਗਉ ੧,੬,੪:੨ (153) 
"ਕਾਚੀ ਗਾਗਰਿ ਸਰਪਰ ਛੂਟੈ।” (ਟੁੱਟਦੀ 
ਹੈ) -- ਗਉ ੪, ਬਾਅ ੨੧ : ੬ (254) 
“ਛਿਨੁ ਛਿਨੁ ਅਉਧ ਬਿਹਾਤੁ ਹੈ ਛੂਟੈ ਘਟ 
ਜਿਉਂ ਪਾਨੀ।” (ਤਿੜਕੇ ਹੋਏ ਘੜੇ) 


- ਤਿਲੰ ੯, ੧, ੧” : ੨ (726) 
ਛੂਟੋ -- 
“ਫੂਟੋ ਆਂਡਾ ਭਰਮ ਕਾ ਮਨਹਿ ਭਇਓ 
|” (ਟੁੱਟ ਗਿਆ) 


- ਮਾਰੂ ੫, ੧੪, ੧ : ੧ (1002) 


ਫੂਲ 


1614 
ਫੂਲ -- ਵਲ, ਪੁਸ਼ਪ 





“ਲਾਲ ਨਿਹਾਲੀ ਫੂਲ ਗੁਲਾਲਾ । 


ਫੇਨ 
] `ਤੇ ਪੇਡੁ ਸਾਖ ਤੋਰੀ ਫੂਲੀ।” 
-- ਗਉ ੧, ਅਸ ੧੦, ੨ : ੨ (225) 


'ਫੂਲ ਮਾਲਾ ਗਲਿ ਪਹਿਰਉਗੀ ਹਾਰੋ।” 


- ਮਾਝ ੫, ੨੮, ੧ : ੧ (102) 
2. ਖਿੜੀ, ਪ੍ਰਫੁਲਿਤ ਹੋਈ 
“ਸਗਲੀ ਛੂਲੀ ਨਿਫਲ ਨ ਕਾਈ।” 

-- ਆਸਾ ੧, ੩੪, ੨ : ੧ (359) ਰ -- ਆਸਾ ੫, ੫੬, ੩ : ੨ (385) 

ਫੁਲਹ -- ਫੁਲ ਤੋਂ _ ਮਾਨਮਤੀ ਹੋਈ, ਅੰਹਕਾਰੀ ਹੋਈ 
_ “ਫਫਾ ਬਿਨੁ ਫੂਲਹ ਫਲੁ ਹੋਈ।” “ਮਾਟੀ ਫੂਲੀ ਰੂਪੁ ਬਿਕਾਰੂ । ” 
- ਗਉ ਕਬ, ਬਾਅ ੨੮ : ੧ (341) - ਬਸੰ ੧, ਅਸ ੧,੬: ੨ (1167) 
ਫੂਲਹਿ -- ।. ਫੁਲਦੇ ਹਨ, ਮਾਨ ਕਰਦੇ ਹਨ __ | ਛੂਲੁ -- ਫੁਲ, ਪੁਸ਼ਪ 
“ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬ਼ਿਕਾਰ। 


-- ਗਉ ੫, ਬਾਅ ੨੪ਸ : ੧ (255) 
2. ਖਿੜਦੇ ਹਨ 


“ਨਾਮ ਤੇਰਾ ਆਧਾਰੁ ਮੇਰਾ ਜਿਉ ਛੂਲੁ ਜਈ ਹੈ 
ਨਾਰਿ।” - ਗਉ ਕਬ, ੬੯, ੨ : ੧ (338) 
(ਮਹਾਨਕੌਸ਼ 'ਫੂਲੁਜਈ” ਨੂੰ ਇਕ ਸ਼ਬਦ ਬਣਾ 


ਅਰਥ 'ਫੁੱਲਦੀ ਮਾਂ ਭਾਵ ਵੇਲ” ਕਰਦਾ ਹੈ) 
ਫੂਲੇ -- ਖਿੜ ਪਿਆ 


ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ 
ਕਬ ਰੋਈਐ।” 


ਦੇਵ ੫, ੨, ੧ : ੧ (528) 
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ।” 
(ਖੁਸ਼/ਅਨੰਦਿਤ ਹੁੰਦੇ ਹਨ) 


ਊਚੈ ਥਲਿ ਫੂਲੇ ਕਮਲ ਅਨੁਪ।” 
-- ਬਨੰ ੩, ੧੭. ੧: ੨ (1177) 
ਫੁਲੰਤ -- ਖਿੜ ਰਹੀ ਹੈ 


-- ਰਾਮ ੫, ੫੦, ੩ : 2 (898) 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ।” 
(ਫੁਲ/ਖਿੜ ਪਵੇ) 
“ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ 
ਬਨਰਾਇ ਛੂਲੰਤ ਜੋਤੀ।” 


ਫੂਲਾ -- ਫੁਲ 





- ਤੁਖਾ ੧, ਬਾਰਾ ੫ : ੨ (1108) 
ਹੋਰ ਰੂਪ -- ਫੂਲੈ -- ਰ 

- ਧਨਾਂ ੧, ਸੋਹ ੩, ੧ : ੧ (13) "ਤਬ ਲਗੁ ਬਨੁ ਫੂਲੈ ਹੀ ਨਾਹਿ।” 
“ਤਿਸ ਕੈ ਪੇਡਿ ਲਗੇ ਫਲ ਫੂਲਾ।” 

ਫੁਲਿ -- 


- ਭੈਰ ਕਬ, ੧੪, ੨ : ੨ (1161) 
ਫੂੜਿ -- ਮੰਦ/ਖੋਟੇ ਬੋਲ ਬੋਲਣ ਵਾਲੀ, ਖਰਵੀ 
-- ਆਸਾ ਕਬ, ੨੨, ੩ ਨ 

ਫੁ . ਫੁਲ ਉਪਰ 


“ਬੋਲੇ ਕਉੜਾ ਜਿਹਬਾ ਕੀ ਛੂੜਿ।” 
- ਆਸਾ ੫, ੯੬, ੧ : ੨ (394) 
ਰਸ ਗਿ ਵਿ ਫੇਟ -- ਠੋਕਰ, ਧਕਾ, ਸਟ 
-" ਆਸਾ ੧, ਛਤ ੫, 2 : ੧ (439) 
2. ਫੁਲ ਫੁਲ ਕੇ ਭਾਵ ਮਨਮਤਾ ਹੋ ਕੇ 


ਫੇਟ।” 
“ਲੋਭ ਲਹਰਿ ਕਉ ਬਿਗਸਿ ਫੁਲਿ ਬੈਠਾ। 


“ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ 
- ਸਾਰ ੫, ੧੦੪, ੨ : ੨ (1224) 
ਹੋਰ ਰੂਪ -- ਫੇਟੈ -- 
- ਸੂਹੀ ੫, ੮, ੨ : ੧(7੧8) 
3. ਖਿੜ ਰਹੀ 


_“ਫੂਲਿ ਰਹੀ ਸਗਲੀ ਬਨਰਾਇ।” 


“ਜਮਕਾਲ ਕੀ ਫਿਰਿ ਆਵੈ ਨ ਫੇਵੈ।” (ਫੇਟ 
ਵਿਚ ਚੋਟ ਦੇ ਘੇਰੇ ਵਿਚ) 
-- ਬਸੰ ੩. ੧੬, ੩ : ੨ (1।76) 
- ਭੈਰ ਕਬ, ੧੪, ੨ : ੪ (1161) ਰੀ 
ਫੂਲਿਆ -- ਮਾਨਮਤਾ ਹੋਇਆ 
“ਚੋ ਆ ਚੰਦਨ ਦੇਹ ਫੂਲਿਆ।” 


ਜਮ ਜੰਦਾਰੁ ਨ ਮਾਰੇ ਫੇਵੈ।” (ਸਟ, ਧਕਾ) 


- ਮਾਰੂ ੧, ਸੋਲਾ ੧੬, ੬ : ੨ (1036) 
ਫੇਨ -- ਝਗ 

-- ਗਉ ੫. ੧੩੯. ੩ : ੧ (210) “ਜਲ ਤਰੰਗ ਅਰੁ ਛੇਠ ਬੁਦਬੁਦਾ ਜਲ ਤੇ ਬਿੰਨ ਨ 

ਛੂਲੀ -- ।. ਫੁੱਟੀ ਹੋਈ ਹੋਈ।” 


- ਅਸਾਂ ਨਾਮ, ੧, ੨ : ੧ (485) 








ਫੇਰ 1615 ਫੇਰਿ 

ਹੋਰ ਰੂਪ -- ਫੇਨੁ -- - ਮਾਝ ੩, ਅਸ ੨੨, ੩ : ੨ (122) 

“ਤੂੰ ਜਲਨਿਧਿ ਤੂੰ ਫੇਠੁ ਬੁਦਬੁਦਾ ਤੁਧੁ ਬਿਨੁ “ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ 
ਅਵਰੁ ਨ ਭਾਲੀਐ ਜੀਉ।” ਰਾਮ।” (ਭਾਵ ਸੰਸਾਰ ਵਿਚ ਜਨਮ) 

-- ਮਾਂਝ ੫, ੨੮, ੧: ੨ (102) -- ਵਡ ੩, ਛੰਤ ੬, ੧ : ੨ (571) 

ਫੇਰ - ।. ਗੇੜਾ, ਚਕਰ ਫੇਰਾਈਐ -- ਫਿਰਾਈ ਗਈ, ਕੀਤੀ ਗਈ, ਪ੍ਰਸਾਰੀ 


ਨ. $$ 


“ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ 
ਉਇ 
“ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ।”” 
-- ਗਉਂ ੫, ੧੫੭, ੩ : ੧ (214) 

2. ਬਹੁੜ, ਦੁਬਾਰਾ 
“ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇਕ 

ਸਖਨੀ ਹੋਰ ਫੇਰ ਭਰੀਅਤ ਹੈ।”” 

- ਪ੍ਰਭਾ ੧, ੮, ੨ : ੧ (1329) 


ਫੇਰਉ -- 1. ਮੋੜਾਂ 
“ਰਾਮੁ ਛੋਡਿ ਚਿਤੁ ਅਨਤ ਨ ਫੇਰਉ।” 
- ਗੋਂਡ ਨਾਮ, ੨, ੧" : ੨ (873) 
2. ਭਾਵ ਝਲਾਂ ਰ੍ 
ਸੁਖੁ ਪਾਇਣਾ। ” 
- ਮਾਰੂ ੫, ਸੋਲਾਂ ੭, ੧੩ : ੩ (1078) 
ਫੇਰਹਿ -- ਮੇੜੇ 


“ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।”” 
-- ਸਿਰੀ ੩, ੪੨, ੩ : ੧ (30) 
ਫੇਰਤੇ -- ਫੇਰਦੇ ਹਨ 
_- ਮਲਾਂ ੫, ੨੩, ੨ : ੪ (1272) 
ਫੇਰਦਾ -- ਝਲਦਾ 
“ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ 
ਪਾਇ ਜੀਉ।” 
- ਸਿਰੀ ੫, ਅਸ ੨੯, ੧੦ : ੩ (73) 
ਫੈਰਨ੍ਹਿ - ਹਲਾਉਣ, ਘੁਮਾਉਣ 
ਪੈਰ ਹਲਾਇਨਿ ਫੇਰਨ੍ਹਿ ਸਿਰ।” 
- ਆਸਾ ੧, ਵਾਰ ਪਸ, ੧, ੨ : ੨ (465) 
ਫੇਰਾ -- ਚਕਰ, ਗੇੜਾ 
“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ 
ਹੋਇਗੋ ਫੇਰਾ। -- ਗਉ ੫. ਸੋਹ ੫, ੩ : ੨ (13) 
“ਗੁਰਮੁਖਿ ਮਿਲੇ ਤਾ ਚੂਕੈ ਫੇਰਾ।” ਰ 


ਗਈ 
“ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।” 
- ਰਾਮ ਬਸ, ਵਾਰ ੨ : ੧ (966) 
ਫੇਰਾਵਤ -- ਕੁਆਂਦੇ ਰ 
ਹੇ।” - ਬਿਲਾ ੫, ੮੮, ੩ : ੧ (821) 
ਫੇਰਿ - ।. ਫਿਰ 
“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ।” 
-- ਜਪੁ ੧, ੪ : ੩ (2) 
2. ਗੇੜ, ਚਕਰ ਰ 
“ਲਖ ਚਉਰਾਸੀਹ ਭ੍ਰਮਤਾ ਫੇਰਿ।” 
-- ਗਉਂ ੫, ੮੨, ੩ : ੪ (180) 
. ਮੁੜਕੇ, ਦੁਬਾਰਾ 
ਅਪ ਗਾ 
ਆਪਣਾ ਬੀਜਿਆ ਆਪੇ ਖਾਵੈ।” ਦਾ 
੍ -- ਗਉ ੪, ਵਾਰ ਦਸ, ੪, ੧ : ੬ (303) 
“ਉਤ ਤਾਕੈ ਉਤ ਤੇ ਊਤ ਪੇਖੈ ਆਵੈ ਲੋਭੀ 
ਫੇਰਿ।” (ਮੁੜ ਮੁੜ ਕੇ) 
-- ਧਨਾ ੫, ੩੬, ੧" : 
4. ਮੌੜੋ, ਹਟਾਓ 
“ਅਨ ਸਿਉ ਤੋਰਿ ਫੇਰਿ ਹਾਂ।” 


- ਆਸਾ ੫, ੧੫੭, ਰਾ 


੨ (680) 


੪ (409) 
5. ਮੋੜ ਰ ਰ 
“ਹਉ ਵਾਰੀ ਮੁਖੁ ਫੇਰਿ ਪਿਆਰੇ।” (ਮੇਰੇ ਵਲ 
ਕਰ) -- ਆਸਾ ਕਬ, ੩੫, ੧” : ੧ (484) 
6. ਵਾਪਸ ਭੇਜ, ਮੋੜ 

ਰਨ ਤਮ 

ਨ ਸਕੈ ਕੋਈ।” ਰ੍ ਰ 

`-- ਧਨਾ ੧, ਛੰਤ ੨, ੧ : ੪ (668) 

7. ਭਾਵ ਮੇਟ ਸਕੀਏ, ਟਾਲ ਸਕੀਏ 

ਸਾਰਿ।” -- ਰਾਮ ੧, ਓਅੰ ੫੨ : ੪ (937) 


ਫੇਰਿਆ 


8. ਫੇਰ ਕੇ, ਗੋੜਾ ਦੇ ਕੇ, ਘੁਮਾ ਕੇ ਹ 
“ਪਛਿਮ ਫੇਰਿ ਚੜਾਵੈ ਸੂਰੁ।” 


-- ਰਾਮ ਬੈਣੀ ੧, 2 : ੪ (974) 
“ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ 
ਪਿਛਵਾਰਲਾ। ” (ਘੁੰਮਾ ਦਿਤਾ) 
- ਮਲਾਂ ਨਾਮ, ੨, ੩ : ੨ (1292) 
9. ਫੇਰ ਕੇ ਭਾਵ ਜਪ ਕੇ 


“ਹਿਰਦੈ ਫੇਰਿ ਚਲੈ ਤੁਧੁ ਨਾਲੀ।” 
ਰ > ਗੈਰ ੪, ਤੋ, ੧: ੨ (1134) 
ਫੇਰਿਆ -- ਚਕਰਾਂ/ਗੇੜਿਆਂ ਤੋਂ 
ਫੇਰਿਆ। ” -- ਜੈਤ ੫, ਛੰਤ ੨, ੧ : ੬ (704) 
ਫੇਰਿਐ -- ਫੇਰਨ/ਮੋੜਨ ਨਾਲ 


“ਮੁਹਿ ਫੇਰਿਐ ਮੁਹੁ ਜੂਠਾ ਹੋਇ ।” 
- ਸਾਰ ੪, ਵਾਰ ੭ਸ, ੧, ੧ : ੮ (1240) 
ਫੇਰੀ -- ।. ਕੁਆਟਣੀ __ 
“ਭਉ ਫੇਰੀ ਹੋਵੈ ਮਨ ਚੀਤਿ।” 
- ਆਸਾ ੧, ੬, ੩ : ੧ (350) 
“ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ।” (ਭਾਵ ਨਾਚ 
ਨਹੀਂ ਹੁੰਦਾ) -- ਗੋਂਡ ਕਬ, ੯, ੪ : ੧ (872) 
ਠਾਉ।”” (ਭਾਵ ਪ੍ਰ ਦਖਨਾ ਕਰਾਂ) ਰ 
- ਕੇਦਾ ੫, ੪, ੧: ੨ (1110) 
2. ਝਲਾਂ 
“ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ 
ਪਾਣੀ ਢੋਵਾਂ।”-- ਵਡ ੪, ੩, ੪ : ੨ (561) 
3. ਫੇਰਿਆ/ਘੰਮਾਇਆ ਹੈ 
“ਤੂ ਘਰ ਘਰ ਰਮਈਐ ਫੇਰੀ।” 
- ਸੋਰ ਕਬ, ੫, ੨ : ੨ (655) 
4. ਫੇਰਦਾ ਹਾਂ ਰ੍ 
“ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ 
_ ਕਰਿ ਫੇਰੀ। - ਰਾਮ ਕਬ, ੪, ੧ : ੨ (969) 
5. ਗੋੜਾ ਚਕਰ (ਜਨਮ ਮਰਨ ਦਾ) 
ਬਿਨੁ ਸਬਦੈ ਚੂਕੈ ਨਹੀ ਫੇਰੀ।” 
- ਮਾਰੂ ੩, ਸੋਲਾ ਦ੮, ੧੫ : ੨ (1052) 
6. ਉਲਟਾ ਦਿਤੀ 
“ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ 


1616 ਰਸ ` ਫੇਰੇ 








ਰਾਮਿ ਮਾਇਆ ਫੇਰੀ।” 
- ਭੈਰ ਨਾਮ, ੯, ੩ : ੨ (1165) 


ਫੇਰੀ।” (ਉਲਟਾਈ) 
ਰ੍ - ਜੈਜਾ ੯, ੩, ੧" : ੩ (1352) 
ਫੇਰੀਆ -- ।. ਚੱਕਰ ਲਾਣ/ਗੋਲ ਗੋਲ ਘੁੰਮਣ ਦੀ 
ਕਿਰਿਆ 
“ਮਲ ਲਥੇ ਲੈਦੇ ਫੇਰੀਆ।” 


-- ਸਿਰੀ ੫, ਅਸ ੨੯, ੧੮ : ੨ (74) 
2. ਫਿਰਦਿਆਂ, ਭਾਵ ਜਨਮ ਮਰਨ ਦੇ ਗੇੜ 
ਕੱਢਦਿਆਂ 
“ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ 
ਫੇਰੀਆ। ”-- ਸੂਹੀ ੧, ਛੰਤ ੫, ੭ : ੪ (767) 
ਫੇਰੀਐ -- ।. ਟਾਲਿਆ, ਮੋੜਿਆ _ 
“ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ।” 
-- ਰਾਮ ੫, ਵਾਰ ੧੬ : 2 (965) 
2. ਫਿਰਵਾਈਐ, ਪ੍ਰਸਾਰਿਤ ਕਰੀਏ 
“ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ 
ਕਾਲੂ । '-- ਸਿਰੀ ੧, ਅਸ ੧੬, ੪ : ੨ (63) 
ਫੇਰੁ - ।. ਗੇੜ, ਫੇਰਾ 
ਭਾਇ। ” (ਜਨਮ ਮਰਨ ਦਾ) 
-- ਸਿਰੀ ੩, ੪੭, ੨ : ੧ (31) 
''ਬਿਨੁ ਬੂਝੈ ਵਡਾ ਫੇਰੁ ਪਇਆ ਫਿਰਿ ਆਵੈ ਜਾਈ।” 


- ਗੁਜ ਡ, ਵਾਰ ੮ : ੧ (511) 


` 2. ਮੋੜ 
“ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ 
ਕੋਇ।” -- ਸਿਰੀ ੫, ੭੧, ੪ : ੩ (42) 
3. ਰੋਕ, ਠਾਕ 


“ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ 
ਕੋਈ ਪਾਇਦਾ।” _ 

- ਮਾਰੂ ੫, ਸੋਲਾ ੫, ੧੦ : ੩ (1076) 
ਫੇਰੁਆਣਿ -- ਫੇਰੂ ਦਾ ਪੁਤ, ਗੁਰੂ ਅੰਗਦ ਦੇਵ 
“ਫੇਰਿ ਵਸਾਇਆ ਫੇਰੁ ਆਣਿ ਸਤਿਗੁਰਿ ਖਾਡੂਰੁ।” 
- ਰਾਮ ਬਸ, ੫ : ੧ (967) 
ਫੇਰੇ -- 1. ਭਟਕਨ 
“ਇਹੁ ਮਨੁ ਭੂਲਾ ਜਾਂਦਾ ਫੇਰੇ।” (ਭਟਕਦਾ ਫਿਰਦਾ 


੪੦ ੫... 


ਫਰ 1617 





ਹੈ) -- ਮਾਝ ੩, ਅਸ ੧੬, ੫: ੨(118) 
2. ਗੇੜੇ, ਚਕਰ 
“ਫਿਰਿ ਬਹੁੜਿ ਨ ਭਵਜਲ ਫੇਰੇ ਜੀਉ। ” 
-- ਮਾਝ ੪, ੬੯, ੨ : ੪ (175) 
3. ਮੋੜੇ 
“ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ 
ਦਿਸੰਨਿ।-- ਗਉ ੩, ਅਸ ੯, ੧ : ੧ (233) 
4. ਬਦਲੀ (ਹਾਲਤ) 
“ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ 
ਸਹਾਈ। ”-- ਧਨਾ ੫, ੨੮, ੪ : ੧ (678) 


ਸਿਘ 


5. ਭੂਲੇਖੇ 
_ ਭੂਲੀਐ। ”-- ਜੈਤ ੫, ਛੰਤ ੨, ੧ : ੩ (704) 
6. ਵਿਆਹ ਲਈ ਪਵਿਤਰ ਸਥਾਨ ਦੁਆਲੇ ਕੀਤੀਆਂ 
ਪਰਕਰਮਾਂ ਰ 
"ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ 
ਤਤੁ ਦਿਵਾਏ।” 

- ਸੂਹੀ ੪, ਛੰਤ ੧, ੪ : ੪ (773) 

7. ਮਾਲਾ ਦੇ ਮਣਕੇ ਅਗੇ ਕਰਕੇ ਨਾਮ ਜਪਣ ਦੀ 
ਕਿਰਿਆ 
“ਫੇਰੇ ਤਸਬੀ ਕਰੇ ਖੁਦਾਇ ।” 
-- ਰਾਮ ੩, ਵਾਰ ੧੧ਸ, ੧, ੧ : ੮ (951) 
ਹੋਰ ਰੁਪ -- ਫੇਰੈ -- 
“ਮਾਲਾ ਫੇਰੈ ਮੰਗੈ ਬਿਭੁਤ। ” 
-- ਰਾਮ ੫, ੧੭, ੩ : ੩ (888) 
ਫੇਰੋ -- ਬਦੀਆਂ, ਫੇੜ 
“ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ 
ਫੇਰੋ।” - ਸੋਰ ੫, ੩੫, ੧ : ੨ (618) 
“ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ 
ਫੇਰੋ।” (ਬੁਰੇ ਕੰਮ) 

- ਕਾਨ ੫, ੨੫, ੧" : ੨ (1302) 
(ਮਹਾਨਕੋਸ਼ ਇਸ ਦੇ ਅਰਥ ''ਫੇੜਨੇ” “ਕਮਾਉਣੇ` 
ਕਰਦਾ ਹੈ) 

ਫੇੜ -- ਬਦੀ, ਬੁਰੇ ਕੰਮ 
“ਤਨਿ ਫਿਟੈ ਫੇੜ ਕਰੇਨਿ ।” 
-- ਆਸਾ ੧, ਵਾਰ ੧੬ਸ, ੧, ੨ : ੧੯ (472) 
ਤੇ ਛੂਟੈ।” -- ਆਸਾ ਕਬ, ੧, ੧” : ੨ (475) 

















ਫੌਰਿ 
ਫੇੜਿਆ -- ਮਾੜਾ ਕੀਤਾ, ਵਿਗਾੜਿਆ, ਗੰਵਾਇਆ 
ਨਿਹਾਲਿ।”” _-- ਸਲੋ ਫਰ, ੧੨੦ : ੨ (1384) 
ਫੇੜੇ -- ਮਾੜੇ ਕਰਮ, ਬਰਾਈਆਂ 
“ਪਰ ਧਨ ਦੋਖ ਕਿਛੁ ਪਾਪ ਨ ਫੇੜੇ।” (ਵਿਗਾੜ) 
-- ਧਨਾ ੫, ੫੫, ੪ : ੧ (684) 
“ਫੇੜੇ ਕੇ ਦੁਖੁ ਸਹੈ ਜੀਉ।” 
-- ਬਸੰ ਰਵਿ, ੧, ੩ : ੩ (1196). 
ਫੈਲ -- ਦਿਖਾਵਾ, ਦਿਖਾਵੇ ਦੇ ਕੰਮ 
“ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ।” 
- ਸਲੋ ੧, ੧੭੨ : ੧(1411) 
(ਮਹਾਨਕੋਸ਼ ਇਸ ਦੇ ਅਰਥ 'ਕਰਨੀ ਕਰਕੇ” ਕਰਦਾ 
ਹੈ) 
ਫੈਲੁ -- -ਦਦ ੨ 'ਵ.- 
“ਬਿਨਸਿ ਜਾਇ ਹਉਮੈ ਬਿਖੁ ਫੈਲੁ ।” ਰ 
-- ਗਉ ੫. ਸੁਖ ੧੯, ੭ : ੨ (289). 
ਫੈਲ” 
-- ਆਸਾਂ ੧, ਵਾਰ ੨੦ਸ, ੧, ੨ : ੧ (473) 
ਫੋਕ -- ਅਸਾਰ, ਫਜੂਲ, ਨਿਰਾਰਥਕ 
“ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ 
ਸਿਮਰਨ ਫੋਕ। ”- ਧਨਾ ੫, ੫੦,੨:੧(682) 
ਫੋਕਟ -- ਸਾਰ ਰਹਿਤ, ਥੋਥਾ, ਨਿਰਾਰਥਕ __ 
“ਸਭਿ ਫੋਕਣ ਨਿਸਚਉ ਕਰਮੰ।” __ 
-- ਆਸਾਂ ੧, ਵਾਰ ੧੪ਸ, ੧, ੨ : ੮ (470) 








ਫੋਕਟਈਆ -- ਥੋਥੇ 


ਸੀਗਾਰੁ ਫੋਕਟ ਫੋਕਟੀਆ। ” 
- ਬਿਲਾ ੪, ਅਸ ੫, 2 : ੧ (836) 

ਫੋਗੁ -- _ਫੋਕ, ਰਸ.ਹੀਨਹ ਛਿਲੜ 
“ਭੀ ਸੋ ਫੋਗੁ ਸਮਾਲੀਐ ਦਿਚੈ ਅੰਗਿ ਜਾਲਾਇ।” 
- ਮਾਝ ੧, ਵਾਰ ੧੧ਸ, ੧, ੨ : ੪ (143) 
ਫੋਰ -- ਨਿਮਖ, ਅੱਖ ਦੇ ਝਮਕਨ ਦਾ ਸਮਾਂ ___ 


੪ 


ਫੋਰ।” - ਗੂਜ ੫, ੨੦, ੨ : ੨ (500) 
ਫੋਰਿ - ਤੋੜ ਕੇ 
“ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜਭਾਨੀ ਮਟੁਕੀ 


ਫੋਰੀ ਨ 1618 ਫੋੜਿ 





ਮਾਟ।'” `-- ਮਾਲੀ ੪, ੬, ੩ : ੨ (986) 
ਫੋਰੀ -- ।. ਟੁੱਟ ਗਈ, ਤੋੜੀ ਗਈ 
_ “ਅੰਤ ਕੀ ਬਾਰ ਗਗਰੀਆ ਫੋਰੀ।” 
`` ਗਉ ਕਬ, ੬੦, ੩ : ੨ (337) 
`2. ਟੁੱਟੀ ਹੋਈ, ਝਿੜਕੀ ਹੋਈ 
“ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ 
ਜਲ ਛੋਰੀ।” 
-- ਸਾਰ ੫, ੯੪, ੧ : ੨ (1222) 
ਫੋਰੁ - ਅੱਖ ਦੇ ਫਰਕਨ ਜਿਨਾਂ ਸਮਾਂ 
“ਹਰਨ ਭਰਨ ਜਾ ਕਾ ਨੇਤਰ ਫੋਰ ।” 
-- ਗਉ ੫, ਸੁਖ ੧੬, ੨ : ੩ (284) 

















ਫੋਲਿ -- ਫਰੋਲ ਕੇ 


ਸਗਾਹੀ।” 
- ਮਾਝ ੧, ਵਾਰ ੨੬ਸ, ੧, ੧ : ੨ (149) 
ਫੋੜਿ - ਤੋੜ ਕੇ 
“ਅੰਡਜ ਫੋੜਿ ਜੋੜਿ ਵਿਛੋੜਿ।” 
- ਬਿਲਾ ੧, ਥਿਤੀ ੩ : ੨ (839). 
ਹੋਰ ਰੂਪ -- ਫੋੜੀਈਐ - 
“ਗੁਰੂਪੂਰਾ ਆਰਾਧਿ ਬਿਖਮ ਦਲੁ ਫੋੜੀਐ। ” 
(ਤੋੜੀਐ) -- ਗੂਜ ੫, ਵਾਰ ੧੫ : ੭ (523) 


ਬਉਰਾ -- ਝੱਲਾ, ਪਾਗਲ, ਸ਼ੁਦਾਈ, ਦੀਵਾਨਾ, 


ਕਮਲਾ 
“ਜੋ ਹਲਾਹਲ ਸੋ ਪੀਵੈ ਬਉਰਾ । ” 
-- ਗਉ ੫, ੮੨, ੩ : ੧ (160) 
ਬਉਰਾਇਆ -- ਝੱਲਾ ਹੋਇਆ ਹੋਇਆ ਹੈ 
“ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ 
ਸੁਖ ਪਾਈਐ। ”-- ਆਸਾ ੫, ੪੬, ੨ : ੨ (382) 
ਬਉਰਾਣੀ -- ਝੱਲੀ, ਸ਼ੁਦਾਈ 
“ਬਿਨੁ _ਤੈ ਸਭ ਫਿਰੈ ਬਉਰਾਣੀ। ” 
-- ਆਸਾ ੩, ਅਸ ੨੫, ੫ : ੪ (424) 
ਬਉਰਾਨੰ - ਝੱਲਾ, ਸ਼ੁਦਾਈ 
"ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ 
ਜਗੁ ਬਉਰਾਨੰੰ।” 
-- ਸੋਰ ੧, ਅ£ 


ਹੋਰ ਰੁਪ -- ਬਉਰਾਨਾ - 


੮ 2 ੩ 06377 


“ਹਉਮੈ ਵਿਚਿ ਸਭ _. ਬਉਰਾਨਾ। ” (ਝੱਲਾ . 


ਹੋਇਆ ਹੋਇ ਦੀਵਾਨਾ) 
- ਗੋਉਂ ੩, ੨੬, ੧ : ੧ (159) 


ਚਰ ਇਧਿ ਕਰਮ ਕਵਹਿ ਭਾਇ ਦੂਜ ਬਿਨ 


ਸਬਦੇ ਬਉਰਾਨਿਆ। ” (ਝੱਲੇ ਹੋਏ ਹੋਏ) 
ਤਨਿ 
ਬਉਰਾਨੇ -- 
:ਖ ਭਰਮਿ ਭੂਲੇ ਬਉਰਾਨੇ। ” (ਝੱਲੇ) 
-- ਬ਼ਿਲਾ ੧, ੪, ੧ : ੩ (796) 
ਬਉਰਾਨੋ -- 
“ਹਰਿ ਗੁਨ ਕਥਤ ਸੁਨਤ ਬਉਰਾਨੋ ।” 
(ਸ਼ੁਦਾਂਈ)-- ਬਿਲਾ ਕਬ, ੨, ੧ : ੨ (856) 
ਬਉਰੀ --' ਕਮਲੀ 
“ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ 
ਬਿਧਿ ਰਹਨਿ ਰਹਉ ਰੇ।”” 


-- ਆਸਾ ਕਬ, ੨੫, ੧ : 


੯੦, 
$। 


੧ (482) 


ਬ 


ਬਉਰੇ -- ਸ਼ੁਦਾਈ, ਝੱਲੇ, ਦੀਵਾਨੇ, ਕਮਲੇ 
“ਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ 
ਭਾਰੀ।” _-- ਆਸਾ ਕਬ, ੮, ੪ : ੧ (477) 
“ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮ 
ਅਲੇਖੇ।”? (ਭਾਵ ਕਟੜ, ਤੁਅਸਬੀ) 

-- ਆਸਾ ਕਬ, ੨੯, ੧“ : ੨ (483) 
ਬਇਆਲਿ -- ਸੰਝ ਸਮੇਂ ਸੂਰਜ ਡੁਬਣ ਸਮੇ 

(ਮਹਾਨਕੋਸ਼) : ਸਵੇਰੇ (ਦਰਪਣ, 

ਸ਼ਬਦਾਰਥ, ਸੰਥਿਆ,) ਹਿੰਸਕ 

ਜੰਤੂ ਵਾਂਗੂੰ (ਸੰਖਿਆ); ਰੋਜੀ ਲਈ 

(ਨਿਰਣੈ) 

“ਭਲਕੇ ਭਉਕਹਿ ਸਦਾ ਬਇਆਲਿ। ” 

-- ਸਿਰੀ ੧, ੨੯, ੧ : ੨ (24) 
ਬਇਆਲੀਸ -- ਗਿਣਤੀ ਦੀ ਇਕ ਇਕਾਈ, 

ਚਾਲੀ ਜਮਾਂ ਦੋ, ਬਿਆਲੀ 
“ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ 
ਭੈਲਾ ਕਾਇ ਕਰਉ।” 

-- ਆਸਾ ਨਾ” ੨, ੧ : ੨ (485) 
ਬਈਅਰਿ - ਜ਼ੋਰੂ,ਵਿਆ ਇਸਤ੍ਰੀ, ਪਤਨੀ 
“ਬਈਅਰਿ ਨਾਮਿ ਸੋੋਹਾ __ਸਚੁ ਸਵਾਰਣਹਾਰੋ।” 

੮ ਵੱਟ ਅਲਾ ੩, ੮ : ੩ (561) 
“ਬਈਅਰਿ ਬੋਲੈ ਮ,._ ਨੀ ਭਾਈ ਸਾਚੁ ਕਹੈ ਪਿਰ 
ਭਾਇ।” _ -- ਸੋਰ ੧, ਅਸ ੪, ੮ : ੧ (637) 
(ਬਾਂਗਰ ਦੀ ਇਸਤ੍ਰੀ ਭਾਵ ਅਸਭਯ ਪ੍ਰਾਣੀ) 
ਬੰਸ -- ਬਿਨਾ ਅੰਸ਼, ਬਾਂਝ ਇਸਤ੍ਰੀ 
“ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ 
ਛਾਏ।”” __-- ਆਸਾ ਕਬ, ੬, ੩ : ੧ (477) 
ਬਸਉ - ਵਸਾਂ, ਰਹਾਂ ਰ 
“ਬਾਬਾ ਅਬ ਨ ਬਸਉ ਇਹ ਗਾਉ।” 

- ਮਾਰੂ ਕਬ, ੭, ੧" : ੧ (1104) 
| ਬਸਇ -- ਵਸਦਾ ਹੈ 
“ਬਸਇ ਕੋਰਧੁ ਸਰੀਰਿ ਚੰਡਾਰਾ।” 








ਬਸਸਿ 1620 ਬਸਤੀ 
ਚੰਦਰ ਬਿੰਬ, ਮੰਗਲਨ, ਸਰਸਥਾਨ, ਬਿਨੋਦਾ 





- ਸੂਹੀ ੫, ਅਸ ੧, ੩ : ੧ (759) 








ਬਸਸਿ -- ਵਸਦਾ ਹੈ ਤੇ ਕਮੋਦਾ 
ਜਾਵਲ ਰੇ।”” _-- ਮਾਰੂ ੧, ੪, ੧ : ੧ (990) - ਰਾਗ ੧ : ੩੨ (1430) 
ਬਸਹਿ -- ਵਸੇ, ਵਸਦਾ ਹੈ ਬਸਤਉ -- ਵਸਦਾ ਸੀ 
“ਆਇ ਬਸਹਿ ਸਾਧੂ ਕੈ ਸੰਗੇ।” “ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ 
- ਗਉਂ ੫, ਬਾਰਾ ੧੩ : ੩ (252) ਬਸਤਉ ਪਵਨੁ ਅਨਰਾਗੀ। ” ਰ 
“ਨਾਨਕ ਜਿਹ ਮਨਿ ਬਸਹਿ ਗੁਪਾਲਾ।” (ਵਸਦਾ - ਰਾਮ ੧, ਸਿਗੋ ੬੭ : ੨ (945) 
ਹੈ) - ਗਉ ੫, ਬਾਅ ੧੬ : ੮ (253) | ਬਸਤਨੀ -- ਬੰਨ੍ਹੇਗਾ (ਫਾ. ਬਸਤਨ) 
“ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ।” (ਵਸਦਾ | “ਜਬ ਅਜਰਾਈਲੁ ਬਸਤਨੀ ਤਬ ਚਿਕਾਰੇ 
ਹੈ) _= ਸੂਹੀ ੫, ੩੨, ੨ : ੨ (743) ਬਿਦਾਇ।”” _ -- ਤਿਲੰ ੫, ੧, ੩ : ੨ (723) 
ਬਸਹੀਅਉ -- ਵਸਦਾ ਹੈ । ਬਸਤਰ -- ਕਪੜੇ, ਪੌਸ਼ਾਕ 
“ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ | “ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ 
ਬਸਹੀਅਉ। ” -- ਜੈਤ ੫, ੨, ੨ : ੨ (700) ਭੋਰਾਹਾ।”” -- ਆਸਾ ੫, ੧੨੩, ੨ : ੧ (402) 
ਬਸਹੁ -- ਵਸੋ ਹੋਰ ਰੂਪ -- ਬਸਤਰੁ -- ___ 
“ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ।” “ਨਾਮੈ ਖਿੰਥਾ ਨਾਮੈ ਬਸਤਰੁ। ” 
-- ਗਉ ੫. ਬਾਅ ੩੦ : ੪ (256) - ਰਾਮ ੫, ੧੩, ੪ : ੩ (886) 
ਬਸਖੇ -- ਵਸਦੇ ਹਨ ਬਸਤਾ -- ।. ਵਸਤਰ, ਕਪੜੇ 
ਕੇ ਬਸਖੇ।” _ -- ਨਟ ੪, ੩, ੩ : ੧ (976) -- ਗਉ ੫. ੮੮, ੨ : ੩ (182) 
ਝੁਸਤ =- ਵਸਦਾ ਹੈ 2. ਵਸਦਾ, ਰਹਿੰਦਾ 
ਨਿਹਾਲ।” -- ਗਉ ੫, ਬਾਅ ੫੪ਸ : ੨ (261) ਬਿਖੈ ਕੀ ਬਿਆਧੇ।” 
'ਬਸੰਤ =- 1. ਵਸਦੀ, ਵਾਸਾਂ ਹੋਣਾ -- ਆਸਾ ੫, ੧੨੬, ੧" : ੨ (402) 
- ਰਾਮ ੫, ੪੯, ੧ : ੪ (898) ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ 
“ਦ੍ਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਮੈ ਹਰਿ ਦੇਖਨ ਕੋ ਚਾਉ।” (ਸਥਿਤ) 
ਰਸਨਾ।” (ਵਸਦਾ ਹੈ) ਰ੍ -- ਸਾਰ ੪, ੧੦, ੧ : ੧ (1201) 
-- ਸਸ ੫, ੮ : ੪ (354) | ਬੋਸੰਤਿ -- ।. ਵਾਸਾ ਦਿੰਦਾ ਹੈ 
2. ਵਸਨ ਵਾਲਾ “ਸਾਧ ਸੰਗ ਸ੍ਰੇਹ ਸਤ੍ਰਿੰ ਸੁਖਯੰ ਬਸੰਤਿ ਨਾਨਕਹ।” 
“ਧੰਨੁ ਸੂ ਥਾਂਨੁ ਬਸੰਤ ਧੰਨੁ ਜਹ ਜਪੀਐ ਨਾਮੁ। ” -- ਸਸ ੨ : ੫ (1354) 
-- ਬਿਲਾ ੫, ੫੯, ੩ : ੧(816) | 2- ਵਸਦਾ ਹੈ 
3. ਇਕ ਰੁਤ, ਸੁਹਾਵਣੀ ਖੇੜੇ ਦੀ ਰੁਤ “ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹ 
“ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਨਿਰਮਲਹ। ”-- ਸਸ ੫, ੧੯ : ੨ (1355) 


ਜੀਉ।” “-- ਰਾਮ ੫, ਰੁਤੀ ੨ : ੧ (927) | ਬਸਤੀ -- ਵਸਦੀ ਹੈ 
4. ਇਕ ਰਾਗ, ਰਾਗ ਹਿੰਡੋਲ ਦੇ ਸਤ ਪੁਤਰਾਂ ਵਿਚੋਂ | “ਇਹ ਬਸਤੀ ਤਾ ਬਸਤ ਸਰੀਰਾ।” 
ਇਕ ਬਾਕੀ ਛੇ ਹਨ : ਸੁਰਮਾਨੰਦ, ਭਾਸਕਰ, - ਆਸਾ ਕਬ, ੧੯, ੫ : ੧ (480) 





ਬਸੰਤੀ 
ਬਸੰਤੀ -- ਇਕ ਰਾਗਣੀ ਰਾਗ ਹੰਡੋਲ ਦੀਆਂ ਪੰਜ 


ਰਾਗਣੀਆਂ ਵਿਚੋਂ ਇਕ, ਹੋਰ ਚਾਰ ਹਨ: 
ਅਹੀਰੀ 
“ਬਸੰਤੀ ਸੰਦੂਰ ਸੁਹਾਈ।” 
- ਰਾਗ ੧ : ੨੬ (1430) 
ਬਸਤੁ -- ।. ਵਸਦਾ ਹੈ 


“ਇਸ ਹੀ ਮਧੇ ਬਸਤੁ ਅਪਾਰ। ” 
-- ਗਉ ੫, ੮੫,੧:੨(181) 
“ਏਕੁ ਸਬਦੁ ਮੇਰੈ ਪ੍ਰਾਨਿ ਬਸਤਿ ਹੈ ਬਾਹੁੜਿ ਜਨਮਿ 
ਨ ਆਵਾ। '` -- ਬਿਲਾ ੧, ੨, ੧ : ੨ (795) 
2. ਵਸਤੁ, ਚੀਜ਼ 
“ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ 
ਅਗੋਚਹ ਠਾਈ।” 
-- ਗੋਉ ੫, ੧੨੨”, ੨ : ੨ (205) 
“ਜਿਸ ਕੀ ਬਸਤੁ ਤਿਸੁ ਆਗੈ ਰਾਖੇ।” 


-- ਗਉ ੫, ਸੁਖ ੫, ੨ : 2 (266) 


ਬਸੰਤੁ -- ਖੁਸ਼ੀ ਖੇੜੇ ੜੇ ਦੀ ਰੁਤਿ 
“ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ। ” 
-- ਆਸਾ ੪, ਛੰਤ ੨੧, ੪ : ੧ (452) 
ਬਸਤੁ -- ਚੀਜ਼ਾਂ, ਵਸਤਾਂ 
“ਦਸ ਬਸਤੂ ਲੇ ਪਾਛੈ ਪਾਵੈ।” 
-- ਗਉਂ ੫. ਸੁਖ ੫, ੧ : ੧ (268) 
ਬਸਤੇ -- ਵਸਦੇ, ਰਹਿੰਦੇ _ 
ਨ ਕਰਤੇ ਭਾਈ। ” 
-- ਗਉਂ ੫, ੧੨੨", ੨ : ੧ (205) 
ਹੋਰ ਰੂਪ -- ਬਸੰਤੇ -- 
“ਅਜਾ ਭੋਗੱਤ ਕੰਦ ਮੂਲੰ ਬਸੰਤੇ ਸਮੀਪਿ 
ਕੇਹਰਹ।” (ਵਸਦੇ, ਰਹਿੰਦੇ) 
-- ਸਸ ੫, ੪੧ : ੧ (1357) 
ਬਸੰਤੈ -- ਬਸੰਤ ਰੁਤ ਦਾ 


ਰਿ ਬਸ ਮਾਰਮਿਕ ਕਰੀ 


ਬੀਚਾਰੁ ।” 
- ਸੂਹੀ ੩, ਵਾਰ ੧੯ਸ, ੨, ੨ : ੧ (791) 
ਬਸਤੋ -- ਵਸਦਾ ਹੈ 
“ਪੁਰਖੁ ਪੂਰਨ.ਸੁਖਹ ਦਾਤਾ ਸੰਗਿ ਬਸਤੋ ਨੀਤ।” 


1621 


[ 








ਬਸਨਾ 


- ਮਾਰੂ ੫, ੨੬, ੧ : ੧ (1006) 


“ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ 
ਬੋਹਤੇ।”” __-- ਗਾਥਾ ੫, ੫ : ੨ (1360) 
ਬਸਤੌ -- 


“ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ 
ਹੋਇ ਰਵਾਰੈ।” 


-- ਸਾਰ ੫, ੫੨, ੧: ੨ (1214) 


(੧ ਨ 
“ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ 
ਬਸੰਤੌ। ” (ਵਸਦਾ) 


- ਸਵ ੧, ੧੦ : ੩ (1390) 
ਬਸਤ੍ਰ -- ਵਸਤਰ, ਕਪੜੇ, ਪਹਿਰਾਵਾ 
“ਬਿਮਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ 
ਬਾਸਾ।”` _-- ਗਉ ਕਬ, ੬੭, ੧ : ੧ (338) 
ਹੋਰ ਰੂਪ -- ਬਸਤ੍ਰਾ - 
“ਮਿਥਿਆ ਰਥ ਹਸਤੀ ਅਸ ਬਸਤ੍ਰਾ। ” 
-- ਗਉ ੫, ਸੁਖ ੫, ੪ : ੫ (268) 
ਬਸਨ -- ।. ਵਸਨ, ਰਹਿਣ 
“ਖਿਨੁ ਗ੍ਰਿਹਿ ਮਹਿ ਬਸਨ ਨ ਦੇਵਹੀ ਜਿਨ ਸਿਉਂ 
ਸੋਈ ਹੇਤੁ।” -- ਜੈਤ ੫, ਵਾਰ ੪ : ੨ (706) 
ਹੋਰ ਰੂਪ -- ਬਸਨੰ -- 
ਸਿਆਲ ਖਰਹ।” 
-- ਸਸ ੫, ੫੮ : ੧ (1359) 
2. ਵਸਤ੍ਰ, ਕਪੜੇ, ਪਹਿਰਾਵਾ 
“ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਜੰਨ 
ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ।” 
-- ਸਵ ੪, ਗਯੰ ੮ : ੧ (1402) 
ਬਸਨਾ -- 1. ਵਸਦਾ ਹੈ 
“ਜਹ ਪੇਖਉ ਤਹਾ ਤੁਮ ਬਸਨਾ। ” 
-- ਗਉ ੫, ੮੭,੨:੩(81) 
“ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ 
ਮਹਿ ਬਸਨਾ।” (ਵਸਨਾ ਪੈਂਦਾ ਹੈ) 
_- ਆਸਾ ੫, ੫੦, ੨ : ੧ (383) 
“ਦਹਦਿਸ ਧਾਵਨ ਮਿਟਿ ਗਏ ਨਿਰਮਲ ਥਾਨਿ 
ਬਸਨਾ। ” (ਵਾਸਾ ਹੁੰਦਾ ਹੈ) 





ਬਸਨਿ 1622 





ਬਸਾਇ 








-- ਬਿਲਾ ੫, ੪੩, ੩ : ੨ (811) | “ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ 


੮ ਆੱਸਾ ਕ. ੫, ੧.” ਦੇ (350) 
(ਮਹਾਨਕੋਸ਼ ਇਸ ਦੇ ਅਰਥ “ਰਸ” ਕਰਦਾ ਹੈ) 


3. ਨਾਫਾਂ (ਕਸਤੂਰੀ ਦਾ) (ਸ਼ਬਦਾਰਥ) ਜਿਸ ਵਿਚ | 


ਖੁਸ਼ਬੂ ਵਸਦੀ ਹੈ, ਨਾਭਾ (ਕੋਸ਼), ਕਸਤੂਰੀ 
(ਦਰਪਣ) (ਨਿਰਛੈ) 
“ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ 
ਭੂਮਿਓ ਝਾਰ ਗਹੇ।” 
__=> ਪੰਗਾ 8, 0;੩' : 2 (1336) 
ਹੈ) 
ਬਸਨਿ -- ਵਸਨ, ਵਾਸਾ ਕਰਨ 
“ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ।” 
-” ਆਸਾ ੫, ੪, ੧: ੪ (371) 
ਹੋਰ ਰੂਪ -- ਬਸਨੁ -- 
“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੂ 
ਸੁਹੇਲਾ।” -- ਗਉ ੫, ਸੋਹ ੫, ੧ : ੨ (13) 
ਬਸਫਾ -- ਵਸਿਆ, ਨਿਵਾਸ ਹੋ ਗਿਆ 
"ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ 


ਮਨਿ ਤਨਿ ਬਸਫਾ।” 
੮ ਪਡਾ 8. ੫. ੧੯ : 2: (1336) 
ਬਸਰੀਆ -- ਵਸ ਰਿਹਾ ਹਾਂ, ਨਿਵਾਸ ਹੈ 


“ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ 
ਸੰਗਿ ਬਸਰੀਆ।” 
-- ਸਾਰ ੫, ੪੫, ੧: ੨ (1213) 
'ਭੁਇਅੰਗਨਿ ਬਸਰੀਆ।” (ਵਾਸਾ ਸੀ) . 
੨ ਬਿੰਹਾ੫, ੧, ੧ : 2 (5੩7) 
ਬਸਾ -- ।. ਵਾਸਾ ਕਰਾਂ, ਵਸਾਂ 
“ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ।” 
- ਗਊ ੧, ੧੯, ੧ : ੧ (157) 
2. ਵਸੀ, ਰਹਿ ਗਈ 
“ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ 
ਨੇ ਬਸਾਂ।”-- ਧਨਾ ਪ. ੭, ੧" : ੨ (672) 


ਬਸਾਇ -- ।. ਵਸਾਉਂਦਾ 








ਬਸਾਇ। ” -- ਗਉ ੫, ਬਾਅ ੫੨ : ੪ (261) 
“ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ 
ਮਾਰ।” (ਵਾਸਾ ਲਵੇ) 
-- ਸਾਰ ੫, ੧੨੬, ੧ : ੨ (1228) 
ਹੋਰ ਰੂਪ - ਬਸਾਇਓ -- 
“ਨਾਮੁ ਸੰਗੀ ਸੇ ਮਨਿ ਨ ਬਸਾਇਓ।” 
(ਵਸਾਇਆ)-- ਟੋਡੀ ੫, ੧੬, ੨ : ੧ (715) 
ਬਸਾਇਅਉ -- 
ਰਿਦੈ ਬਸਾਇਅਉ। ” (ਵਸਾਣ ਨਾਲ) 
-- ਸਵ ੫, ਕਲ ੯ : ੩ (1408) 
ਬਸਾਇਆ -- 
“ਚਰਨ ਕਮਲ ਗੁਰ ਰਿਦੈ ਬਸਾਇਆ। ” 
(ਵਸਾਇਆ) 
-- ਗਉ ੫. ੧੧੨”, ੧ : ੨ (202) 
“ਬਿਨੁ ਠਾਹਰ ਨਗਰੁ ਬਸਾਇਆ।” (ਵਸਾ 


ਦਿਤਾ) __-- ਸੋਰ ਕਬ, ੬, ੨ : ੪ (655) 
ਬਸਾਈ -- 
“ਹਰਿ ਕੀ ਕਥਾ ਰਿਦ ਮਾਹਿ ਬਸਾਈ। ? 
(ਵਸਾਈ, ਸਥਿਤ ਕੀਤੀ) 


- ਗਉ ੫, ੧੪੬, ੨ : ੧ (195) 
“ਇਆ ਮੰਦਰ ਮਹਿ ਕੌਨ ਬਸਾਈ। ” (ਵਸਦਾ 
ਹੈ) - ਗੋਂਡ ਕਬ, ੫, ੧“ : ੧ (871) 
ਬਸਾਈਐ -- ਰ੍ 
“ਨਾਮੁ ਪਦਾਰਥੁ ਮਨਹਿ ਬਸਾਈਐ। ” 
(ਵਸਾਈਐ, ਸਥਿਤ ਕਰੀਏ) 
- ਗਉ ਕਬ, ੭੧, ੧ : ੨ (339) 
ਬਸਾਏ -- 
“ਕੁਸਲ ਖੇਮ ਪ੍ਰਭਿ ਆਪਿ ਬਸਾਏ। (ਵਸਾਈ, 
ਵਰਤਾਈ, ਸਥਿਤ ਕੀਤੀ) 
- ਗਉ ੫, ੧੫੮, ੧" : ੨ (197) 
2. ਵਸ ਚਲਣਾ, ਜੋਰ ਚਲਣਾ, ਪੇਸ਼ ਜਾਣਾ 
“ਜੰਮਣੂ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ 
ਨ ਬਸਾਇ।” 
- ਸੋਰ ੪, ਵਾਰ ੨੪ਸ, ੩, ੧ : ੨ (651) 
ਮਥੇ ਜਪਲ ਰਹਿ ਸਿਉ ਕਹਾਂ ਬੁਸਾਲਿ” 
-- ਬਸੰ ਕਬ, ੫. ੧" : ੨ (1194) 


ਬਸਾਹਿ 1623 ਰ ਬ਼ਸੀਅਲੇ 


“ਐਸੇ ਘਰ ਹਮ ਬਹੁਤ ਬਸਾਏ।” (ਆਬਾਦ | ਬਸਾਵਹੁ -- ਵਸਾਓ, ਭਾਵ ਧਾਰਨ ਕਰੋ 
ਕੀਤੇ, ਭਾਵ ਕਈ ਜੂਨਾਂ ਭੁਗਤੀਆਂ) “ਸੁਨਿ ਉਪਦੇਸੁ ਹਿਰਦੈ ਬਸਾਵਹੁ । ” 
-- ਗਉ ਕਬ, ੧੩, ੧" : ੧ (326) <= ਗਊ ੫. ਸੁਖ 32. ੫: ੯ (293) - 
“ਕਤਹੂ ਨ ਜਾਏ ਘਰਹਿ ਬਸਾਏ।” (ਟਿੱਕ ਗਿਆ, । ਬਸਾਂਵੈ -- ਵਸਾ ਦੇਵੇ 
ਵਸ ਗਿਆ)-- ਕਾਨ ੫, ੪੬, ੧: ੨ (1307) | “ਕਿਨਕਾ ਏਕੁ ਜਿਸੁ ਜੀਅ ਬਸਾਵੈ ।”” 
ਹੋਰ ਰੂਪ -- ਬਸਾਈ -- - ਗਉ ੫, ਸੁਖ ੧, ੧ : ੭ (262) 
“ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾਂ । ਬੁਸਿ -- 1. ਕਾਬੂ ਵਿਚ, ਵਸ ਵਿਚ 
ਸਿਉ ਕਛੁ ਨ ਬਸਾਈ। ” (ਵਸ/ਜੋਰ ਚਲਣਾ) | “ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ 
- ਗਉਂ ੯, ੪, ੧ : ੨ (213) ਬਿਸਰਾਈ।” _-- ਗਉ ੯, ੨, ੧ : ੧ (219) 











ਬਸਾਹਿ -- ਵਸਾ, ਸਥਿਤ ਕਰ 2. ਨਿਵਾਸ ਕਰੇ, ਵਾਧਾ ਕਰੇ 
“ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ | “ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ 
ਬਸਾਹਿ। ” -- ਆਸਾਂ ੫, ੧੪੬, ੧ : ੧ (407) ਮੀਤ।-- ਗਉ ੫, ਬਾਅ ੧ੋਪਸ : ੧ (253) 
ਬਸਾਹਿਗਾ -- ਵਸ ਚਲੇਗਾ, ਜ਼ੋਰ ਚਲੇਗਾ “ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ 
“ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਬਿਚਾਰ।” (ਵਸ ਕੇ) 
ਕਿਛੁ ਨ ਬਸਾਹਿਗਾ। ” -- ਗਉ ਕਬ, ਅਸ ੧, ੭ : ੨ (346) 
- ਮਾਰੂ ਕਬ, ੧, ੨ : ੧ (1106) “ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ।” 
ਬਸਾਹੀ - ਵਸਾਇਆ - ਜੈਤ ੫, ੧੧, ੧" : ੧ (702) 
“ਭੈ ਭੰਜਨ ਪ੍ਰਭ ਮਨਿ ਨ ਬਸਾਹੀ। ” ਹੋਰ ਰੂਪ -- ਬਸਿਓ -- 
-- ਗਉ ੫, ੧੫੬, ੧” : ੧ (197) “ਜਾ ਕੈ ਰਿਦੈ ਬਸਿਓ ਹਰਿ ਨਾਮ।” 
“ਜਾ ਕੈ ਮਨਿ ਤਨਿ ਨਾਮੁ ਬਸਾਹੀ।” (ਵਸਿਆ (ਵਸਾਇਆ ਹੈ) 
ਹੈ) -- ਗਉਂ ੫, ਬਾਅ ੫੬ : ੨ (257) -- ਗਉ ੫, ੧੫੬, ੨ : ੧ (197) 
ਬਸਾਨਾ = ਵਸਦਾ ਹੈ _` “ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ 
“ਭੈ ਤੇ ਨਿਰਭਉ ਹੋਇ ਬਸਾਨਾ। ” ਕਰਵਤ ਧਰਾਏ।” (ਭਾਵ ਜਾ ਰਿਹਾ) 
-- ਗਉ ੫, ਸੁਖ ੧੭, ੨ : ੫ (265) -- ਸੋਰ ੫, ਅਸ ੩, ੩ : ੧ (642) 
ਹੋਰ ਰੁਪ -- ਬਸਾਨੀ -- “ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ 
“ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਤਪਤਿ ਬੁਝਾਈ।” (ਨਿਵਾਸ ਕੀਤਾ) 
ਮੁਸਕੀ ਮੁਸਕਾਕ।” (ਵਸ ਗਈ) -- ਰਾਮ ਕਬ, ੩, ੨ : ੧ (969) 
-- ਕਾਨ ੪, ੪, ੩ : ੨ (1295) | _ ਬਸਿਆ -- 
ਬਸਾਯਉ -- ਵਸਾਇਆ, ਵਾਸਾ ਕਰਵਾਇਆ “ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ 
“ਸਬਦੁ ਗੁਰੁ ਪਰਕਾਸਿਓ ਹਰਿ ਰਸਨ ਬਸਾਯਉ।” | ਮੰਗਲੁ ਨਾਨਕੁ ਗਾਵੈ ਜੀਉ।” (ਵਸਿਆ) 
`__ -- ਸਵ ੫, ਕਲ ੧ : ੧੦ (1407) - ਮਾਝ ੫, ੧੨, ੪ : ੩ (98) 
“ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ | ਦਾ ਗੁਰੂ, ਵੇਦਾਂਤ ਦਾ ਪ੍ਰਚਾਰਕ ਸੀ। 
ਬਸਾਰੇ।” __-- ਧਨਾ ੫, ੪੦, ੨ : ੧(681) | “ਗੁਰ ਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ। ” 
ਬਸਾਵਉ -- ਵਸਾਉਂਦਾ ਹਾਂ -- ਵਡ ੪, ਵਾਰ ੧੩ : ੩ (591) 





“ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ | ਬੈਸੀਅਲੇ -- ਵਸਦੇ ਹਨ ੍‌ 
ਸਤ ਸੰਗਾ।” -- ਸਾਰ ੫, ੩੦, ੧ : ੧ (1210) _“ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ 


ਬਸੀਐ 


1624 





ਧਾਵੈ।” _-- ਗੂਜ ੧, ਅਸ ੧. ੧ : ੧ (503) “ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ 


ਬਸੀਐ -- ਵਸੀਦਾ ਹੈ ਰ੍ 

"ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ।” 
- ਥਿਲਾਂ ੫, ੬੧, ੧੯ : ੨ (816). 

ਬਸੀਸਿ - ਸਿਰ ਉਪਰ 


“ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ 
ਧਰਿਓ ਗੁਰਿ ਹਥੂ।” 
- ਸਵ ੪, ਮਥੁ ੭ : ੪ (1405) 
ਬਸੀਜੈ -- ਵਸ ਜਾਂਦੀ ਹੈ 
ਬਾਸੁ ਬਸੀਜੈ। ” 
- ਕਲਿ ੪, ਅਸ ੪, ੪ : ੨ (1325) 
ਬਸੀਠਾ -- ਵਿਚੋਲਾ, ਦੂਤ, ਵਕੀਲ 
“ਹਰਿ ਅਗਮ ਅਗੋਚਰੁ ਪਾਰਬ੍ਰਹਮੁ ਹੈ ਮਿਲਿ 
ਸਤਿਗੁਗ ਲਾਗਿ ਬਸੀਠਾ। ? 
- ਗਉ ੪, ੬੧,੨:੧(171) 
ਬਸੀਠੀ -- ਵਿਚੋਲਗੀ 


ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ` 


ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ।” 
ਲੋਟ ੬, 6, ੧ : ੨ (977) 
ਬਸੀਲੁ -- ਵਿਚੋਲਾ 
“ਆਪੇ ਮੋਤੀ-ਊਜਲੋ ਆਪੈ ਭਗਤ ਬਸੀਲੁ।” 
- ਸਿਰੀ੧, ਅਸ ੩, 2 :2 (54) 
ਬਸੁ -- ।. ਵਾਸਨਾ, ਵਾਸ 
“ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ 
ਗੁਨ ਰੇ।” - ਮਾਰੂ ੧, ੪, ੨ : ੧ (990) 
2. ਵਸ, ਜ਼ੋਰ 
ਹਉ ਨਾਹੀ ਨਾਹੀ ਕਿਛੁ ਮੇਰਾ ਨ ਹਮਰੋ ਬਸੁ 
ਚਾਰੀ।” -- ਸਾਰ ੫, ੫੯, ੨ : ੧ (1216) 
ਬਸੁਅ ਰੋਮਾਵਲਿ -- ਧਰਤੀ ਦੀ ਰੋਮਾਵਲੀ ਭਾਵ 
ਬਨਸਪਤੀ 


ਗਨੰਤ ਨ ਆਵੈ।”-- ਸਵ ੩, ੨੨ : ੧ (1396) 
(ਮਹਾਨਕੋਸ਼ ਅਰਥ 'ਗਾਂ” ਤੇ ਭੇਡ ਦੇ ਰੋਮੋ ਕਰਦਾ 
ਹੈਂ) 
ਬਸੁਧ -- ਪ੍ਰਿਥਵੀ, ਧਰਤੀ 














- ਆਸਾ ੫, ਛੰਤ ੫, ੩ : ੩ (456) 
ਬੰਸੁ -- ਖਾਨਦਾਨ 
''ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ।” 
- ਸਲੋ ਕਬ, ੧੧੫ : ੧ (1370) 
ਬਸੁੰਧਰੁ -- ਧਨੀ, ਦੋਲਤਮੰਦ 
“ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ 


ਪਾਗੈ।”” _-- ਸਾਰ ੫, ੯੦, ੧” : ੨ (1221) 
(ਸ਼ਬਦਾਰਥ ਇਸ ਦੇ ਅਰਥ ਬਸਤ੍ਰ ਧਾਰਨ ਵਾਲਾ, 
ਕਾਪੜੀਆ ਕਰਦਾ ਹੈ) 

। ਬਸੁਧਾ -- ਪ੍ਰਿਥਵੀ 


“ਬਿਆਪਾਰੀ ਬਸੁਧਾ ਜਿਉ ਫਿਰਤਾ।” (ਧਰਤੀ 
ਉਪਰ ਭਾਵ ਦੇਸ ਬਦੇਸ) 
-- ਗਉ ੫. ਬਾਅ ੨੪ : ੬ (255) 
“ਜਿਉ ਬਸੁਧਾ ਕੋਊ ਖੌਂਦੈ ਕੋਊ ਚੰਦਨ ਲੇਪ।” 
- ਗਉ ੫, ਸੁਖ ੮, ੧ : ੮ (272) 
ਬਸੇ -- ਵਸੇ, ਸਥਿਤ ਹੋਏ 
“ਹਰਿ ਕੇ ਚਰਣ ਰਿਦੇ ਮਹਿ ਬਸੇ।”? 
- ਗਉ ੫, ੧੫੫, ੧ : ੧ (197) 
“ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ 
ਦਿਨ ਰਾਤੀ।”! (ਵਸਦਾ ਹੈ) 

- ਗਉ ਕਬ, ੫੨, ੪ : ੧ (334) 
ਬਸੇਰਾ -- ।. ਟਿਕਾਣਾ ਕਰਨਾ, ਆਵਸਨਾ, ਟਿਕਾਉ 
ਕਰਨਾ, ਵਾਸਾ ਕਰਨਾ 
“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਦੇ 

ਮਨਹਿ ਬਸੇਰਾ।” 
- ਗਉ ੫, ਸੋਲਾ ੫, ੩ : ੧ (13) 
ਹੋਰ ਰੂਪ -- ਬਸੇਰੋ -- 
"ਕਹਿ ਕਿਰਪਾ ਪ੍ਰਭ ਰਿਦੈ ਬਸੇਰੋ।” (ਵਾਸਾ 
ਕਰਨਾ) -- ਕਾਨ ੫, ੨੮, ੧ : ੧ (1303) 
2. ਵਾਸਾ, ਟਿਕਾਣਾ, ਡੇਰਾ 
“ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ 
ਬਸੇਰਾ। ”-- ਆਸਾ ੫, ੧੧੭. ੪ : ੨ (400) 
“ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ 
ਤਿਸਹਿ ਬਸੇਰਾ।” 
- ਜੈਤ ੫, ੪, ੧” 
ਹੋਰ ਰੂਪ -- ਬਸੇਰੋ -- 


: (700) 





ਬਸੈ 1625 
“ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ । ” 
(ਵਾਸਾ, ਟਿਕਾਣਾ) 
-- ਗਉ ਕਬ, ੬੪, ੧ : ੨ (337) 
ਬਸੈ =- ।. ਵਸੇ, ਪਵੇ 


“ਸਾਰਿੰਗ ਪ੍ਰੀਤਿ ਬਸੈ ਜਲ ਧਾਰਾ।” (ਮੀਂਹ ਵਸੇ) 
-- ਗਉ ੪, ੪੧, ੩ : ੧ (164) 

2. ਵਸਦਾ ਹੈ, ਬਸੇਰਾ ਕਰਦਾ ਹੈ 
“ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ 
ਬਸੈ।”? -- ਗਉ ੫, ਛੰਤ ੩, ੪ : ੪ (249) 


“ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ . 


ਦਇਆਲ। ” 
-- ਗਉ ੫, ਬਾਅ ੨੭ : ੪ (255) 
ਹੋਰ ਰੂਪ -- ਬਸੈ -- 
“ਚਰਨ ਕਮਲ ਮੇਰੇ ਹੀਅਰੇ ਬਸੈ। (ਵਸਨ, 
ਟਿਕਨ) -- ਬਸੰ ਨਾਮ, ੧, ੧" : ੨ (1195) 
 - 1 - (ਆ 
“ਪੂਰਨ ਭੋਮਨ ਠਉਰ ਬਸੋ ਰਸ ਬਾਸਨ ਸਿਉ 
ਜੁ ਦਹ ਦਿਸਿ ਧਾਯਉਂ।” 
-- ਸਵ ੪, ਨਲ ੧੦ : ੩ (1400) 
3. ਬੈਠਾ ਹੈ, ਟਿਕਿਆ ਹੈ (ਭਾਵ) 
“ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ।” 
-- ਸਲੋ ਫਰ, ੯੨ : ੧ (1382) 
ਬਸੋਲੇ -- ਰੰਬਾ, ਕਦੋਲਾ, ਜ਼ਮੀਨ ਖੋਦਨ ਦਾ ਸੰਦ 
ਭਾਈ ।” 
ਬਸ੍ਰਿੰਤ -- ਵਸ ਹੋ ਜਾਂਦੀਆਂ ਹਨ 
ਰ੍ -- ਸਸ ੫, ੧੩ : ੩ (1355) 
ਬਹਸਨਿ --ਬੈਠਣਗੀਆਂ 
“ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ।” 
-- ਸਲੋ ਫਰ, ੯੭ : ੨ (।383) 
ਬਹਹਿ -- ਬੈਠਦੇ ਹਨ 
“ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ 
ਸਥਾਨਿ। ”-- ਸਿਰੀ ੧, ਅਸ ੧੭. ੨ : ੨ (64) 


“ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ 


ਘਰ ਬਾਰੁ।”” (ਬੈਠਦੇ ਭਾਵ ਦਿੰਦੇ ਹਨ) 
-- ਆਸਾ ੧, ਵਾਰ ੧੧ਸ, ੧, ੨ : ੮ (469) 





੨੨ ਬਸੇ ਬੋ. €. ੩ ? ਬੇ (1 121) " 


ਬਹਦਿਆ 





ਹੋਰ ਰੂਪ -- ਬਹਹੁ -- 
“ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ। ” (ਬੈਠੋ) 
-- ਗਉ ਕਬ, ੫ : ੨ (343) 


- ਕਲਿ ੪, ਅਸ ੪, ੫ : ੨ (1325) 
ਬਹਕਾਰਿ -- ਮਹਿਕ ਦੀ/ਫੈਲਦੀ ਹੈ 
“ਚੰਦਨ ਗੰਧ ਸੁਗੰਧ ਹੈ ਬਹੁ ਬ਼ਾਸਨਾ ਬਹਕਾਰਿ।” 
- ਮਲਾ ੩, ੯, ੩ : ੧ (1261) 
ਬਹਕਾਰੁ -- ਮਹਿਕ ਖਿਲਾਰਨਾ 
“ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ 


ਬਹਕਾਰੁ । ` 
-- ਆਸਾ ੧, ਵਾਰ ੬ਸ, ੧, ੧ : ੪ (465) 
ਬਹਣਿ -- ਬੈਠਣ 


ਹਦੂਰਿ।'” __- ਸਿਰੀ ੩, ੫੯, ੨ : ੧ (37) 
ਬਹਤਰਿ -- ਸਤਰ ਜਮਾ ਦੋ, ਗਿਣਤੀ ਦੀ ਇਕ 
ਇਕਾਈ 
“ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ 
ਅਧਿਕਾਈ। ”-- ਗਉ ਕਬ, ੫੪, ੧ : ੨ (335) 
ਬਹੰਤਿ -- ਵਹਿ ਤੁਰੇ, ਵਗੇ 
ਜਨਮੰਤ ਮਰਣਹ। ”-- ਸਸ ੫, ੨੭ : ੨ (1355) 
ਬਾਸਰੋ ਰੈਣੀ। ” (ਵਹਿੰਦਾ ਭਾਵ ਭਟਕਦਾ ਫਿਰਦਾ) 
== ਗ਼ਾਥਾਂ ਪੰ, ਦ 2 2 (1360) 
ਬਹਤੀ -- ਵਗਦੀ, ਵਹਿੰਦੀ 
“ਬਹਤੀ ਮਨਸਾ ਰਾਖਹੁ ਬਾਂਧਿ। ” 
-- ਗਉਂ ਕਬ, ਥਿਤੀ ੧੦ : ੨ (343) 
ਬਹਦਿਆ -- ਬੈਠਦਿਆਂ ਰ 
“ਫਿਰਿ ਚੜੇ ਦਿਵਸੁ ਗੁਰਬਾਣੀ ਗਾਵੈ ਬਹਦਿਆ 
ਉਠਦਿਆ ਹਰਿ ਨਾਮ ਧਿਆਵੈ ।” ਰ੍ 
-- ਗਉਂ ੪. ਵਾਰ ੧੧ਸ, ੪, ੨ : ੪ (305) 
ਹੋਰ ਰੂਪ - ਬਹੰਦਿਆ -- 
“ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ।”” 
-- ਗਉ ੫. ਵਾਰ ੧੩. ੫, ੧ : ੧ (321) 


ਬਹਨਿ 
ਬਹਨਿ -- ਬੈਠਦੇ ਹਨ 








“ਝੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ 


ਨ ਜਾਹੀ।” 
- ਮਾਝ ੧, ਵਾਰ ੨੬ਸ, ੧, ੧ : ੮ (149) 
ਬਹਰਾ -- ਬੋਲਾ, ਜੋ ਕੰਨਾਂ ਤੋ ਨ ਸੁਣੇ 
“ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ 
ਬਹਰਾ ਹੋਇ। ”-- ਸਲੋ ਕਬ, ੧੮੪ : ੧ (1374) 


ਰਾ 


- ਭੈਰ ੧, ੩, ੩ : ੧ (126) 
ਬਹਲ -- (ਫਾ. ਸ਼ਹਿਲ) ਅਰਪਨ, ਭੇਟਾ 
“ਪ੍ਰਾਨ ਮਨੁ ਧਨੁ ਸੰਤ ਬਹਲ। ” 
- ਮਾਲੀ ੫, ੪, ੧ : ੪ (987) 





ਬਹਲੇ -- ਬਹੁਤੇ 
“ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ।” 
ਰ੍ - ਰਾਮ ੩, ਵਾਰ ੬ਸ, ੩, ੨ : ੨ (949) 
ਬਹਾਇ -- ਰੁੜਾ ਦਿਤੇ 
“ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ। ” 
-- ਸਲੋ ਕਬ, ੧੦੪ : ੨ (1370) 
ਬਹਾਨਾ -- (ਵਾ. ਬਹਾਨਾ) ਹੀਲ ਹੁਜਤ, ਦਲੀਲ, 


ਪਜ ਨ 
“ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ 
ਬਹਾਨਾ। ` _- ਸਿਲਾ ੩, ੩, ੧ : ੧ (797) 
ਬਹਾਨੈ -- ਬਹਾਨੇ ਨਾਲ 
“ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ 
ਬਹਾਨੈ। ” -- ਪ੍ਰਭਾ ੧, ਅਸ ੪, ੩ : ੧ (1344) 
ਬਹਾਲਹਿ -- ਬੈਠਾਏ 


“ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ 


ਮਾਰਿ ਕਢਹਿ ਭੀ ਧਿਆਈ। ” 
- ਸੂਹੀ ੪, ਅਸ ੧, ੮ : ੧ (757) 
“ਤੂ ਆਪੇ ਮੇਲਿ ਬਹਾਲਹਿ ਪਾਸਿ। (ਬਠਾਉਂਦਾ 
ਹੈ) _ -- ਮਾਰੂ ੩, ਸੋਲਾ ੨੩, ੧੦ : ੨ (1067) 
ਬਹਾਲਿਅਨੁ -- ਸੈਠਾਇਆ ਹੈ 
“ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ 
ਬਹਾਲਿਅਨੁ । ”-- ਸਿਰੀ ੪, ਵਾਰ ੧੯ : ੩ (90) 
ਬਹਾਲਿਆ -- ਬੈਠਾਇਆ 


1626 ਕਰ 
| ` 'ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ 











ਬਹਿਕ੍ਰਮ 


ਪਿਛੋ ਦੇ ਪਛੂ ਤਾਇ ਕੈ ਆਣਿ ਤਪੈ ਪੁਤੁ ਵਿਚਿ 
ਬਹਾਲਿਆ। ” 
-- ਗਉਂ ੪, ਵਾਰ ੩੦ਸ, ੪, ੧ : ੨ (315) 
ਬਹਾਲੀ -- ਬੈਠਾਈ 
“ਧਰਮ ਕਲਾ ਹਰਿ ਬੰਧਿ ਬਹਾਲੀ। ” (ਭਾਵ ਪਕੀ 
ਕੀਤੀ) __-- ਆਸਾ ੫, ੧੦੧, ੩ : ੨ (396) 
“ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ 
ਬਹਾਲੀ।” (ਭਾਵ ਪਕੀ/ਪੁਸ਼ਟੀ ਕਰ ਦਿਤੀ) 
- ਰਾਮ ਬਸ, ਵਾਰ ੩ : ੪ (967) 
ਬਹਾਲੀਓਨੁ -- ਬੈਠਾਇਆ 
“ਸਭੇ ਗਲਾ ਆਪਿ ਥਾਟਿ ਬਹਾਲੀਓਨੁ। ” 
-- ਸੋਰ ੪, ਵਾਰ ੨੮ : ੧ (653) 
ਬਹਾਲੀਐ -- ਬੇਠਾਏ ਜਾਂਦੇ ਹਨ 
“ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ 
ਵਸੀਜੈ।” _-- ਗੂਜ ੩, ਵਾਰ ੧੬ : ੪ (515) 
ਬਹਾਲੇ -- ਬੈਠਾਵੇ 
“ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ 
ਹਰਿ ਨਾਮੁ ਕਢਾਈ। ” 
- ਗਉਂ ੪, ੪੬, ੪ : ੨ (166) 
ਹੋਰ ਰੂਪ -- ਬਹਾਲੈ -- 
ਕਰਾਵੈ।” -- ਬਿਹਾ ੪, ਵਾਰ ੬ : ੪ (551) 
ਬਹਾਵਨੇ -- ਰੋੜ੍ਹ ਦਿੱਤੇ, ਵਹਾ ਕੇ ਲੈ ਗਿਆ 
“ਗ੍ਰਿਹ ਬਾਲੂ ਨੀਰਿ ਬਹਾਵਨੇ। ” 
- ਗਉਂ ੫, ੧੪੨", ੩ : ੨ (211) 
ਬਹਿ - ।. ਬੈਠ ਕੇ 
“ਮੰਨੇ ਕਾ ਬਹਿ ਕਰਨਿ ਵੀਚਾਰੁ ।” 
<< ਜੂ ੧, ਜੋ& 2 ਤੇ 149 





2; ਤਹਿ, ਜੜ 
ਕੋਇ।”” _ -- ਸਲੋ ਕਬ, ੫੧ : ੧ (1367) 
3. ਭਾਵ ਰਹਿ (ਗਏ), ਕੰਮ ਕਰਨੋ ਹੱਟ ਗਏ 
“ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ।” 
-- ਸਲੋ ਫਰ, ੭੭ : ੧ (1381) 
ਬਹਿਕੂਮ -- ਉਮਰ, ਅਵਸਥਾ 
“ਜੋਬਨ ਬਹਿਕ੍ਰਮ ਕਨਿਕ ਕੁੰਡਲਹ ।” 


1627 





-- ਸਸ ੫, ੧੧ : ੨ (1354) 


-- ਸਲੋ ੫, ੨੨ : ੨ (1426) 

ਬਹਿਠੀ -- ਬੈਠੀ 
“ਜਿਥੈ ਡਿਠਾ ਮਿਰਤਕੋਂ ਇਲ ਬਹਿਠੀ ਆਇ। ” 
-- ਗਉ ੫, ਵਾਰ ੧੭ਸ, ੫, ੨ : ੨ (322) 


-- ਆਸਾ ੧, ਅਸ ੧੧, ੩ : ੧ (417) 
ਬਹਿਠੁ -- ਬੈਠੇ 
“ਦੁਇ ਪੜ ਚਕੀ ਜੋੜਿ ਕੈ ਪੀਸਣ ਆਇ ਬਹਿਲੂ। ” 
-- ਮਾਝ ੧, ਵਾਰ ੧੧ਸ, ੧, ੧: ੩ (142) 
ਬਹਿਠੇ -- ਬੇਠੇ 
“ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ।” 
- ਸੂਹੀ ੧, ਕੁਚ ੧ : ੧੧ (762) 
ਬਹਿਣ -- ਭੈਣ ਭਾਵ ਦੇਹੀ 
“ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ 
ਜਾਇ।” 
ਬਹਿਨ -- ਭੈਣ 
“ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ 
ਬਰੀ ਤਿਸੁ ਚੇਰੀ।” 
-- ਆਸਾ ਕਬ, ੪, ੨ : ੨ (476) 
ਬਹੀ -- ਵਹਿ ਗਈ, ਰੁੜ ਗਈ 
“ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ 
ਬਰੀ।” _-- ਸਾਰ ੫, ੧੦੯, ੧" : ੨ (1225) 
ਨਾਲ ਭਾਰ ਲਾਹਿਆ ਜਾਂਦਾ ਹੈ 
“ਨਉ ਬਹੀਆਂ ਦਸ ਗੋਨਿ ਆਹਿ।” 
-- ਬਸੰ ਕਬ, ੬, ੧: ੩ (1194) 
ਬਹੀਐ -- ਬ਼ੈਠੀਏ 
“ਸਤੀ ਪਹਿਰੀ ਸਤੁ ਭਲਾ ਬਹੀਐ ਪੜਿਆ 
ਪਾਸਿ।”-- ਮਾਝ ੧, ਵਾਰ ੧੮ਸ, ੨, ੧:੯ (146) 


-- ਰਾਂਮ ੧, ਓਅੰ ੪੦ : ੨ (935) 


ਬਹੀਰ -- ਵਹੀਰ, ਜਾਂਦੇ ਲੋਕਾਂ ਦੀ ਭੀੜ 
-- ਸਲੋ ਕਬ, ੧੬੫ : ੧ (1373) 
ਬਹੁ -- ਬਹਤੁ, ਅਨੇਕ 
“ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ 
ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ। ” 
- ਆਸਾਂ ੪, ਸੋਪੁ ੧,੪:8(11) 
ਬਹੁਤ -- ਅਧਿਕ ਜ਼ਿਆਦਾ 
“ਬਸਤੁ ਬਿਭੂਖਨ ਸੁਖ ਬਹੁਤ ਬਿਸੇਖੈ।” 
-- ਆਸਾ ੫, ੧੧, ੨ : ੧ (373) 
ਹੋਰ ਰੂਪ -- ਬਹੁਤਾ -- 
-- ਜਪੁ ੧, ੨੪ : ੧੦ (5) 


“ਦੁਜੇ ਭਾਇ ਦੁਖੁ ਲਾਇਦਾ ਬਹੁਤੀ ਦੇਇ _ 
” -- ਸਿਰੀ ੩, ੫੧, ੪ : ੨ (33) 


ਹੈ. (16. 
“ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ । ” 
ਰ੍ -- ਜਪੁ ੧, ੩੬ : ੪ (7) 
ਬਹੁਤੇਰਾ -- ਵਧੇਰੇ, ਬਹੁਤਾ 
“ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ 
ਪਾਈ।” == 'ਸਿਜ਼ੀ ੧, 2੮, ੨: ੨ (24) 





- ਰਾਂਮ ੫, ਵਾਰ 2ਸ, ੫, ੨ : ੮ (960) 
ਬਹੁਤੇਰੇ -- 
ਬਹੁਤੇਰੇ । `-- ਮਾਝ ੫, ੨੨, ੪ : ੧(101) 
“ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ 
ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ।” 


ਬਹੁਬਿਧਿ 





` ਹਉਂ ੪, ਵਾਰ ੩੦ਸ, ੪, ੧ : ੪ (315) 
ਹੋਰ ਰੂਪ -- ਬਹੁਤੋ -- 
“ਬਹੁਤੋ ਬਹੁਤੁ ਵਖਾਣੀਐ ਉਚੋ ਉਚਾ ਥਾਉ।” 
- ਸਿਰੀ ੫, ੭੭, ੪ : ੧ (44) 
ਬਹੁਬਿਧਿ -- ਕਈ ਤਰ੍ਹਾਂ ਦੇ, ਕਈ ਪ੍ਰਕਾਰ ਦੇ 
“ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ। ” 
-- ਸਿਰੀ ੧, ੨੫, ੩ : ੧ (23) 
ਹੋਰ ਰੂਪ -- ਬਹੁਬਿਧੀ -- 
“ਰੰਗ ਤਮਾਸੇ ਬਹੁ ਬਿਧੀ ਚਾਇ ਲਗਿ 
ਰਹਿਆ।” 


- ਸਿਰੀ ੫, ਅਸ ੨੬, ੬ :੩(70) 


ਬਹੁਰੰਗੀ -- 


1. ਕਈ ਰੰਗਾਂ ਵਾਲਾ, ਬਹੁ ਪੱਖੀ, 
ਬਹੁ ਪਰਤੀ, ਕਈ ਤਰ੍ਹਾਂ ਦੇ, 
ਅਨੇਕਤਾ ਦਾ ਧਾਰਨੀ 

“ਇਹ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ 
ਦਿਸਿ ਚਲਿ ਚਲਿ ਹਾਢੇ।” 
- ਗਉ ੪, ੫੯,੧:੧(171) 

“ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੂ।” 
(ਕਈ ਤਰ੍ਹਾਂ ਦੇ) 

- ਬਿਹਾ ੫, ਵਾਰ ੬ਸ, ੩, ੨ : ੩ (550) 

“ਏਕੋ ਰੂਪ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ 
ਚਲਾਵੈਗੋ । ”-- 

ਹੋਰ ਰੂਪ -- ਬਹੁ-ਰੰਗੇ -- 

“ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ” 
(ਅਨੇਕ ਪ੍ਰਕਾਰ ਦੇ) _ 


-- ਸਿਰੀ ੫, ੭੧, ੨ : ੨ (42). 


2. ਬਹੁ ਰੰਗੀ ਜੀਵ, ਖੁਸ਼ੀਆਂ ਮਾਨਣ ਵਾਲੇ ਜੀਵ 
-- ਗਉਂ ੫, ੮੨, ੪ : ੨ (180) 

ਬਹੁਰਿ -- ਫਿਰ, ਦੁਬਾਰਾ, ਮੁੜ ਕੇ 
“ਨਿਜਘਰਿ ਮਹਲੂ ਪਾਵਹੁ ਸੁਖ ਸਹਜੇ ਬਹੁਰਿ ਨ 
ਹੋਇਗੋ ਫੇਰਾ।” -- ਗਉ ੫, ੫, ੩ : ੨ (13) 
ਬਹੁਰੀਆ -- ਪਤਨੀ, ਵਹੁਟੀ, ਇਸਤ੍ਰੀ, ਬਹੂ 
“ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ।” 
-- ਆਸਾ ਕਬ, ੩੦, ੧“ : ੧ (483) 
ਬਹੁਰੂਪਿ -- ਬਹੁਰੂਪੀਏ/ਅਨੇਕ ਰੂਪ ਧਾਰਨ ਵਾਲੇ 

(ਫਕੀਰ) 


1628 


ਕਾਨ ੪8, ਅਸ8,੪ : 2 (1310) | 








ਬਹੋਰਿ 





ਇਕ ਸਬਦੀ ਬਹੁ ਰੂਪਿ ਅਵਧੂਤਾ। ” 
- ਸਿਰੀ ੫, ੨੭, ੫ : ੧ (71) 
ਬਹੁਰੂਪੀਆ -- ਅਨੇਕ ਰੂਪ ਧਾਰਨ ਵਾਲਾ, ਨਟ 
ਸਾਸਤ ਬਹੁਰੂਪੀਆ ਅਨਗਰੂਆ ਅਖਾੜਾ 
ਲੀ 
- ਮਲਾ ਲਾਸ, ੧, ੩ : 2 (1292) 
ਬਹੁੜਿ -- ਫਿਰ 
“ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੇ ਤਾਉ।” 
- ਸਿਰੀ ੧, ੧੫, ੨ : ੩ (19) 
“ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ 
ਬਹੁੜਿ ਉਠਿ ਧਾਵੈ ਜੀਉ।” (ਮੁੜ ਮੁੜ) 
-- ਮਾਝ ੫, ੧੨, ੩ : ੩ (98) 
“ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ 
ਧਾਵਾ।  -- ਬਿਲਾ ੫, ਛੰਤ ੩, ੧ : ੫ (847) 
(ਮਹਾਨਕੋਸ਼ ਇਥੇ ਅਰਥ “ਅਨੇਕ” ਨਾਨਾ ਕਰਦਾ 
ਹੈ) 
ਬਹੂ -- ਵਹੁਟੀ, ਪਤਨੀ 
“ਦਿਨ ਦਸ ਪਾਂਚ ਬਹੂ ਭਲੇ ਆਈ।” 
-- ਆਸਾ ਕਬ, ੨੪, 2 : 2 (484) 
ਬਹੈ -- ।. ਬੈਠੇ 
ਨ ਹਰ ਦਰ ਗਨ 
- ਸਿਰੀ ੧, ਅਸ ੧੭, ੨ : ੧ (64) 
2. ਵਗੇ 
“ਨੈਨਹੁ ਨੀਰੂ ਬਹੈ ਤਨੁ ਖੀਨਾ ਭਏ ਕੇਸ 
ਦੁਧਵਾਨੀ । ”-- ਸੋਰ ਭੀਖ, ੧, ੧ : ੧ (659) -. 
“ਗੰਗ ਜਮੁਨ ਜਉ ਉਲਟੀ ਬਹੈ।”` 
- ਭੈਰ ਨਾਮ, ੧੦, ੧੩ : ੧ (1166) 
ਬਹੋਰਾ -- ਮੋੜ ਲਿਆਂਦਾ 
“ਸੰ ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੇ 
ਜਾਤ ਬਹੋਰਾ। ? 
- ਗਉ ੫, ੧੨੧", ੨ : ੧ (208) 
(ਮਹਾਨਕੋਸ਼ ਅਰਥ “ਗੇੜ ਚੱਕਰ” ਕਰਦਾ ਹੈ) 


-- ਸਲੋ ਕਬ, ੨੭ : ੧ (1365) 
ਬਹੋਰਿ -- ।. ਮੋੜ, ਵੇਖੋ 'ਬਹੋਰਾ' 


ਬਹੋਰੀ 1629 ਬਕਰਾ 






2. ਫੇਰ, ਦੁਬਾਰਾ, ਮੁੜਕੇ “ਜਗ ਮਹਿ ਬਕਤੇ ਦੂਧਾਧਾਰੀ।” (ਆਖੇ ਜਾਂਦੇ, 
“ਕਾਇਆ ਹਾਂਡੀ ਕਾਠ ਕੀ ਨ ਓਹ ਚਦ੍ਹ ਅਖਵਾਉਂਦੇ) 
ਬਹੋਰਿ।`” -- ਸਲੋ ਕਬ, ੭੦ : ੨ (1366) -- ਗੋਂਡ ਕਬ, ੧੧, ੩ : ੩ (873) 
ਬਹੋਰੀ -- ਮੋੜ ਲਿਆਂਦੀ । __ ਬਕਤੈ -- 
“ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ | “ਬਕਤੈ ਬਕਿ ਸਬਦੁ ਸੁਨਾਇਆ।” (ਆਖਣ 
ਆਪਿਓ ਰੇ।”-- ਸੋਰ ਨਾਮ, ੨, ੪ : ੨ (657) | ਵਾਲੇ ਭਾਵ ਗੁਰੂ) 
ਬਹੋਰੈ -- ਮੁੜ ਕੇ, ਫੇਰ, ਦੁਬਾਰਾ -- ਰਾਮ ਕਬ, ੧੦, ੪ : ੧ (972) 
“ਅਮਰਾਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਕਤੋ -- ' _ 
ਬਿਤ।” -- ਸਲੋ ਕਬ, ੧੬੩ : ੨ (1373) “ਬਕਤੇਂ ਕਰਤਾ ਬੂਝਤ ਕਰਤਾ। ` (ਬੋਲਣ 
ਬਹੋੜਿ -- ਮੋੜ, ਪਰਤਾ __ ਵਾਲਾ) __ - ਗੋਂਡ ੫, ੧, ੨ : ੧ (862) 
“ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਕਨ -- ਕਹਿਣ ਆਖਣ ਰ੍ 
-- ਗਉ ੪, ਵਾਰ ੨ਪਸ, ੩, ੨:੪(314)| _ਨਂਬੋਨ ਰਹਤਾ। ”-- ਗੂਜ ੫, ੧੧, ੧" : ੨ (498) 
ਬਹੋੜ -- ਮੋੜ ਕੇ ਲਿਆਉਣ ਵਾਲਾ ਹਰ ਰੂਪ -- ਬਕਨਾਂ -- 
“ਗਈ ਬਰੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ।” “ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ 


ਝੁਲਾਈ।” (ਬੋਲਣਾ) 


- ਸੋਚ ੫, ੬੨,੧:੧(624) ਰ 
- ਸੋਰ ੫, ੩, ੩ : ੨ (609) 


“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ।” [ _ ਨੈ -- 


-- ਸਿਰੀ ੧, ਅਸ ੧੫, ੧ : ੧ (62) “ਬਿਨੁ 0 ਬਿਲ ਜਹ 
ਰੰ. ਜਾਨੈ।”-- ਸਾਰ ੫, ੧੨੮, ੨ : ੧ (1228) 
“ਅਧਿਕ ਬਕਉ ਤੇਰੀ ਲਿਵ ਰਹੀਆ।” ਰਮ, “ਦਾ ਨ 


-- ਪ੍ਰਭਾ ੧, ੧੨, ੧: ੨ (1330) ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ। 


ਬਕਹਿ -- ਕਹਿੰਦੇ ਹਨ ਬੋਲਦੇ ਹਨ = ਡਰੀ 6. ਵਦੀ ਵਹ. 
-- (298) ਸਿ 
ਬਕਤ -- ਤਿਉ ਬਕਬਾਇਆ। ” 


“ਜਿਹਵਾਂ ਬਕਤ ਪਾਈ ਗਤਿ ਮਤਿ।” (ਰਸਨਾ ਨ ': ੨ 1003) 
ਨਾਲ ਹਰਿ ਜਸ ਆਖਦਿਆਂ) ਬਕਬਾਈ -- ਬੇਅਰਥ ਬੋਲਣਾ, ਫਜੂਲ ਬੋਲਣਾ 


-- ਰਾਮ ੫, ੨੮, ੪ : ੨ (891) “ਜਾ ਕੈ ਬਰਤੁ ਨਾਹੀ ਨੌਮੂ ਨਾਹੀ ਨਾਹੀ 

ਬਕਤਾ -- ਵਕਤਾ ਬੋਲਣ ਵਾਲਾ ਰ ਬਕਬਾਈ। '' -- ਪ੍ਭਾ ੧, ੪, ੩ : ੧ (1328) 
“ਕਉਣੁ ਸੁ ਗਿਆਨੀ ਕਉਣੁ ਸੁ ਬਕਤਾ।” (ਜਸ | #ੱਬ ਝ `` ਖਨ₹ ਮੋ: ਫਜੂਲ/ਬੇ ਅਰਥ ਬੋਲਣਾ 
ਕਰਨ ਵਾਲਾ) “ਕਾਂਇ ਰੇ ਬਕਬਾਦੁ ਲਾਇਓ। ਰ 

- ਮਾਝ ੫, ਅਸ ੩੬, ੧: ੨ (131) -- ਰਲੀ ਨਾਲ, ੧. ਜਾਂ : % (7) 

“ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਬਕਰਾ -- ਇਕ ਚੌਟੰਗਾ ਨਰ ਪਸੂ ਜਿਸ ਦੀ ਬਲੀ 
ਹੋਤਾ।” (ਭਾਵ ਵਖਿਆਣ ਕਰਨ ਵਾਲਾ) _ ਦਿਤੀ ਜਾਂਦੀ ਹੈ ਮਾਸ ਖਾਧਾ ਜਾਂਦਾ ਹੈ 

-- ਗਉਂ ੫, ੧੨੬", ੨ : ੧ (206) ਕੁਹਿ ਬਕਰਾ ਰਿੰਨਿ੍‌ ਖਾਇਆ ਸਕੁ ਕੋ ਆਖੈ 

ਹੋਰ ਰੁਪ -- ਬਕਤੇ -- ਪਾਇ। ”-- ਆਸਾ ੧, ਵਾਰ ੧੫ਸ, ੧, ੨:੪ (471) 


ਬਕਰੀ 1630 ਬਖਸਣਹਾਰਾ 








ਬਕਰੀ -- ਇਕ ਚੌਟੰਗੀ ਮਦੀਨ ਪਸੂ, ਬਕਰੇ ਦਾ ਰੈਣਿ ਵਿਹਾਣੀ।” 
> ੧ ਲਿੰਗ - ਆਸਾ ੧, ਅਸ ੧੨,੬:੩(4੧੧) 

“ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ | 3. ਸੁੰਦਰ/ਬਾਂਕੇ ਘੋੜੇ 
ਸੀਹੁ ਹਫਾਇਆ। ”- ਸੋਰ ੪, ੪, ੨ : ੩ (606) “ਕਮਰਿ ਕਟਾਰਾ ਬੰਕੂੜਾ ਬੰਕੇ ਕਾ ਅਸਵਾਰੁ ।” 
ਬਕਰੀਦਿ -- ਉਹ ਈਦ (ਤਿਉਹਾਰ) ਜਿਸ ਤੇ - ਰਾਮ ੩, ਵਾਰ ੧੯ਸ, ੧, ੩ : ੧ (956) 
ਬਕਰੇ ਦੀ ਕੁਰਬਾਨੀ ਦੇ ਉਸ ਦੇ | ਬਕੈ -- ਆਖੇ, ਕਹੇ, ਕਥਨ ਕਰੇ ਰ੍ 


ਮਾਸ ਦਾ ਸੇਵਨ ਕੀਤਾ ਜਾਂਦਾ ਹੈ। | _“ਆਖਣਿ ਆਖੈ ਬਕੈ ਸਭੁ ਕੋਇ।” 





“ਜਾ ਕੈ ਈਦਿ ਬਕਰੀਦਿ ਕੁਲ ਗਉ ਰੇ ਬਧੁ ਕਰਹਿ -- ਆਸਾ ੩, ੪੩, ੩ : ੧ (362) 
ਮਾਨੀਅਹਿ ਸੇਖ ਸਹੀਦ ਪੀਰਾ।” “ਬਕੈ ਨ ਬੋਲੇ ਹਰਿ ਗੁਣ ਗਾਵੈ।” (ਵਾਧੂ/ਫਜੂਲ 
-- ਮਲਾ ਰਵਿ, ੨, ੨ : ੧ (1293) ਬੋਲੇ) -- ਆਸਾ ੧, ਅਸ ੧, ੧ : ੨ (411) 
ਬੰਕਾ -- ਬਾਂਕਾ, ਸਜਧਜ ਵਾਲਾ, ਸੁੰਦਰ "'ਸਾਸਤੁ ਬੇਦੁ ਬਕੈ ਘੜੋ ਭਾਈ ਕਰਮ ਕਰਹੁ 
“ਕਿਉ ਲੀਜੈ ਗਦੁ ਬੰਕਾ ਭਾਈ।”! (ਭਾਵ ਪਕਾ) ਸੰਸਾਰੀ।” (ਬੋਲਦੇ ਭਾਵ ਪਾਠ ਕਰਦੇ ਹੋ) 
- ਭੈਰ ਕਬ, ੧੭, ੧" : ੧ (1161) - ਸੋਰ ੧, ਅਸ ੨, ੨ : ੧ (635) 
ਬਕਾਹਿ -- ਬਕਦੇ ਅਰਥਾਤ ਬੋਲਦੇ ਹਨ ਬਖਸ -- (ਫਾ. ਬਖੁਸ਼) ਦਾਤ, ਬਖਸ਼ਿਸ਼,ਮਿਹਰ 
“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ [ _ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ।” 
ਬਕਾਹਿ।” _-- ਤਿਲੰ ਕਬ, ੧, ੨ : ੧ (727) - ਸਿਰੀ ੩, ੪੨, ੪ : ੧ (30) 
ਬਕਿ - ਬੋਲ ਕੇ, ਆਖ ਕੇ, ਉਚਾਰ ਕੇ ਬਖਸਹਿ - 1. ਬਖਸ਼ਿਸ਼ ਕਰਕੇ 
“ਬਕਤੈ ਬਕਿ ਸਬਦੁ ਸੁਨਾਇਆ।” “ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ 
- ਰਾਮ ਕਬ, ੧੦. ੪ : ੧ (972) ਲਾਇਆ। ” -- ਮਾਝ ੧, ਵਾਰ ੩ : ੪ (139) 
“ਕਾਜੀ ਬਕਿਬੋ ਹਸਤੀ ਤੋਰੁ।” “ਜਿਸੁ ਤੂੰ ਬਖਸਹਿ ਨਾਮੁ ਜਪਾਇ। ” 
ਰ -- ਗੋਂਡ ਕਬ, ੪. ੧” : ੨ (870) - ਆਸਾ ੧, ਅਸ ੯, > : ੩ (416) 
ਬਕੀਐ -- ਆਖੀਏ, ਕਹੀਏ ਬਖਸਣਹਾਰ -- ਬਖਸ਼ਿਸ਼ ਕਰਨ ਵਾਲਾ 
“ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ | _`ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ।” 
ਡੀਠੀ।”” ___-- ਧਨਾ ੫, ੧੧, ੨ : ੧ (673) - ਆਵ ਮਸਲ “ਵਖ ਦਿ 7 ਵਿ 


ਬਕੀਤਾ -- ਵਿਆਖਿਆਨ ਕਰਤਾ, ਵਕਤਾ, ਬੋਲਣ | ਹੈਂ ਰੁੱਪ - ਬਖਸਣਹਾਰਾ -- 
੬ “ਆਪੇ ਮੇਲਿ ਮਿਲੀਐ ਜੀਉ ਆਪੇ 


“ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ।” ਬਖਸਣਹਾਰਾ। (ਬਖਸ਼ਿਸ਼ ਕਰਨ ਵਾਲਾ) 
-- ਬਿਲਾ ੫, ੩੭, ੧ : ੧ (809) -- ਗਉਂ ੩, ਛੰਤ ੩, ੪ : ੨ (245) 
ਬਖਸਣਹਾਂਰਾ -- 1. ਬਖਸ਼ਿਸ਼ ਕਰਨ ਵਾਲਾ, 


ਬੰਕੁੜਾ -- ਬਾਂਕਾ ਛਬੀ ਵਾਲਾ, ਸੁੰਦਰ 
“ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ । 
-- ਰਾਮ ੩. ਵਾਰ ੧੯ਸ, ੧, ੩ : ੧ (956) 


ਬਖਸਿੰਦ, ਵੇਖੋ ਬਖਸਣਹਾਰ' 
ਹੋਰ ਰੂਪ - ਬਖਸਣਹਾਰੁ - 


ਬੰਕੇ -- ।. ਸੁੰਦਰ, ਬਾਂਕੇ ਰਹ “ਗੁਰ ਪਰਸਾਦੀ ਦੇਵਣਹਾਰੁ।” ਰ 
ਸ ਆਰਨੀਆ ਮਹ ਬੰਕੇ ਐਥੈ ਦਿਸਹਿ “ਨਾਨਕ ਬਖਸੇ ਬਖਸਣਹਾਰ । ” (ਦਾਤ ਕਰਨ 
ਨਾਹੀ।” -- ਆਸਾ ੧. ਅਸ ੧੨. ੧ : ੩ (417) |' ਇਤ ਤੀ 
੭. ਸੁੰਦਰ/ਬਾਂਕੇ ਪਤੀ “ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸਣਹਾਰੁ । ” 





“ਜਿਨ ਕੇ ਬੰਕੇ ਕੇ ਘਰੀ ਨ ਅਇਆ ਤਿਨ੍ਹ ਕਿਉ - ਮਾਰੂ ੧, ਅਸ ੫, ੬ : ੨ (1011) 


2. ਮੁਆਫ ਕਰ ਦੇਣ ਵਾਲਾ 

ਘਟਿ ਘਟਿ ਰਹਿਆ ਸਮਾਈ।” 
-- ਗਉ ੩, ਛੰਤ ੩, ੪ : ੩ (245) 

ਹੋਰ ਰੂਪ -- ਬਖਸਣਹਾਰੁ -- 

“ਪਿ ਛਡਾਏ ਛੁਟੀਐ ਆਪੇ ਬਖਸਣਹਾਰੁ।” 
-- ਸਿਰੀ ੧, ਅਸ ੧੫, ੨ : ੩ (62) 

“ਹਉ ਪਾਪੀ ਤੂੰ ਬਖਸਣਹਾਰੁ । 
-- ਆਸਾਂ ੧, ੨੪, ੧ : % (356) 
“ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ । ” 
-- ਆਸਾ ੧, ੧੬, ੮ : ੨ (420) 


ਬਖਸਣਹਾਰੈ -- 


“ਜੋ ਕਿਛੁ ਕਰਣਾ ਸੋ ਕਰਿ ਰਹਿਆ 


ਬਖਸਣਹਾਰੈ ਬਖਸਿ ਲਇਆ। ” 
-- ਰਾਮ ੧, ਅਸ ੭, ੧੦ : ੨ (907) 
ਬਖਸੰਦ -- !. ਬਖਸ਼ਿਸ਼ ਕਰਨ ਵਾਲੇ 
“ਕ੍ਰਿਪਾ ਨਿਧਾਨ ਦਇਆਲ ਬਖਸੰਦ। ” 
-- ਗਉਂ ੫, ਸੁਖ ੧੬, ੧ : ੮ (284) 
2. ਮੁਆਫ ਕਰਨ ਵਾਲੇ ਨੇ, ਬਖਸਣ ਵਾਲੇ ਨੇ, 
ਬਖਸ਼ਣਹਾਰ ਨੇ 


ਪੁਰਖ ਬਖਸੰਦ ।” 

-= ਧਲਾ ੫, ੪੫, ੧": = (661) 
ਬਖਸੰਦਗੀ -- ਬਖਸਣਹਾਰ -- ਬਖਸ਼ਣ ਵਾਲਾ 
“ਤੇਰੀ ਪਨਹ ਖੁਦਾਇ ਤੂ ਬਖਸੰਦਗੀ। ” 

-- ਆਸਾ ਫਰ, ੧, ੪ : ੧ (468) 
ਬਖਸੰਦਾ -- ਬਖਸ਼ਣ ਵਾਲਾ 
“ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ। ” 

- ਮਾਰੂ ੫, ਵਾਰ ੭ : ੬ (1096) 
ਬਖਸੰਦੁ -- ਬਖਸ਼ਣਹਾਰ 
“ਗੁਰੁ ਕਰਤਾ ਗੁਰੁ ਸਦ ਬਖਸੰਦੁ । ” 
ਰ੍ -- ਮਾਰੂ ੫, ਸੋਲਾ ੯, ੧੨ : ੨ (1080) 
ਬਖਸਨਹਾਰ -- ਮੁਆਫ ਕਰਨ ਵਾਲਾ 
“ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ। ” 

-- ਗਉ ੫, ਬਾਅ ੫੨ਸ : ੨ (261) 
ਹੋਰ ਰੂਪ - ਬਖਸਨਹਾਰਾ -- 

“ਅਸੰਖ ਖਤੇ ਖਿਨ ਬਖਸਨਹਾਰਾ। ” 











_ਬਖਸਿਓਸੁ -- 


| ਬਖਸਿਓਸੁ 








-- ਗਉ ੫, ਬਾਅ ੪੯ : ੭ (260) 
ਬਖਸਨਹਾਰੇ -- 
“ਹਮ ਅਪਰਾਧੀ ਸਦ ਭੂਲਤੇ ਤੁਮ 
ਬਖਸਨਹਾਰੇ । 
-- ਬਿਲਾ ੫, ੩੪, ੧" 
ਬਖਸਾਇ -- ਮੁਆਫ ਕਰਵਾਣਾ 
“ਸਭੇ ਗੁਨਹ ਬਖਸਾਇ ਲਇਓਨੁ ਮੋਲੇ 
ਮੇਲਣਹਾਰਿ।” 
-- ਆਸਾ ੩, ਅਸ ੩੪, ੮ : ੧ (428) 
ਹੋਰ ਰੂਪ - ਬਖਸਾਇਆ -- 
“ਅਵਗਣ ਗੁਣੀ ਬਖਸਾਇਆ ਹਰਿ ਸਿਉ 
ਲਿਵ ਲਾਈ।” (ਮੁਆਫ ਕਰਾਇਆ) 
-- ਆਸਾ ੩, ੩੩, ੧”.: ੧ (428) 
ਬਖਸਾਈਅਹਿ -- 
“ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ 
ਫਕੀਰੈ।” (ਬਖਸਾਏ ਜਾਣਗੇ) 
__ - ਮਾਰੂ ੧, ਅਸ ੬, ੧ : ੪ (1012) 
ਬਖਸਾਵਣਿਆ -- ਬ਼ਖਸ਼ੀਂਦੇ ਹਨ 
“ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ 
ਬਖਸਾਵਣਿਆ। ? 
-- ਮਾਝ ੧, ਅਸ ੧, ੬ : ੩ (109) 
ਬਖਸਾਤੇ -- ਬਖਸ਼ ਦਿਤੇ 
“ਹਮ ਅਪਰਾਧੀ ਤੁਮ ਬਖਸਾਤੇ। ” 
-- ਭੈਰ ੫. ੨੩, ੧ : ੨ (1141) 
ਬਖਸਿ - ।. ਬਖਸ਼ ਕੇ, ਬਖਸ਼ਿਸ਼ ਨਾਲ 
“ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ 
ਮਿਲਾਏ।”” _-- ਸਿਰੀ ੩, ੪੮, ੨ : ੧ (32) 
“ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ 
ਗਵਾਇਆ। ” 
- ਗਉ ੪, ਵਾਰ ੯ਸ, ੪, ੧ : ੨ (304) 
2. ਬਖਸ਼ੋ 
“ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ 
ਬਖਸਿ ਅਵਗਣ ਸਭਿ ਮੇਰੇ ।” 
-- ਗਉ ੪, ੫੦, ੧": 
ਉਸ ਨੇ ਬਖਸ਼ ਦਿਤਾ 
“ਜਿਥੈ ਕੋ ਵੇਖੋ ਤਿਥੈ ਮੇਰਾ ਸਤਿਗੁਰੂ ਹਰਿ 
ਬਖਸਿਓਸੁ ਸਭੁ ਜਹਾਨੁ । ” 


: (809) 


੨ (167) 





-- ਬਿਲਾ ੪, ਵਾਰ ੧੦ : ੩ (853) 
ਬਖਸਿਉਨਾਂ -- ਉਸ ਨੇ ਬਖਸਿਆ 
“ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ । ” 
- ਸੂਹੀ ੩, ਵਾਰ ੪ : ੫ (786) 
ਬਖਸਿਅਨੁ - ਉਨ੍ਹਾਂ ਨੇ ਬਖਸ਼ੇ 
“ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ 
ਸਾਚੈ ਸਬਦਿ ਵੀਚਾਰਿ।” 
-- ਸੋਰ ੩, ਅਸ ੨, ੨ : ੧ (638) 
ਬਖਸਿਆ =- 1. ਬਖਸ਼ਿਸ਼ ਕੀਤੀ ਹੈ 
“ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ।” 
-- ਗਉ ੪, ਵਾਰ ੨੯ : ੫ (315) 
ਬਖਸਿਆ ਹਰਿ ਨਾਮੁ।? (ਦਾਤ ਦਿਤੀ) 
-- ਆਸਾ ੫, ੧੪੦, ੧ : ੨ (406) 
?. ਮੁਆਫ਼ ਕੀਤਾ 
ਭਗਵਾਨਾ। `-- ਆਸਾ ੫, ੪੮, ੧ : ੨ (383) 
“ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ 


ਬਿਦਾਰੇ।”” -- ਸੋਰ ੫, ੪੬, ੧: ੧ (620). 


ਬਖਸਿਹਿ -- ।. ਬਖਸ਼ ਦੇਵੇ, ਮੁਆਫ ਕਰ ਦੇਵੇ 


-- ਆਸਾ ੩, ੨੦, ਕੈ... ਤੀ 021) 
ਬਖਸਿੰਦ - ਬਖਸ਼ ਦਿਤੇ 
“ਧੰਨੁ ਸਾਹ ਪੂਰੈ ਬਖਸਿੰਦ।” 

." ਆਸਾ ੫, ੬, ੪ : ੨ (372) 
“ਜੀਅ ਜੰਤ ਸਗਲੇ ਬਖਸਿੰਦ।” 

___- ਗੋਂਡ ੫, ੧੫, ੧ : ੪ 9866) 
ਬਖਸਿੰਦਾ =- ਬਖਸ਼ਿਸ਼ ਕਰਨ ਵਾਲਾ 
“ਗੁਰੁ ਦਇਆਲੁ ਸਦਾ ਬਖਸਿੰਦਾ। ” 


- ਮਾਰੂ ੫, ਸੋਲਾਂ ੪, ੧ : ੨ (1074) 


ਬਖਸਿੰਦੁ -- ।. ਮੁਆਫ ਕਰਨ ਵਾਲਾ 
“ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭ ਪਾਰਬ੍ਰਹਮ 
ਬਖਸਿੰਦੁ।” -- ਸਿਰੀ ੫, ੮੨, ੪ : ੩ (46) 


1632 








2. ਬਖਸ਼ਿਸ਼ ਕਰਨ ਵਾਲਾ, ਦਾਤ ਬਖਸ਼ਨ ਵਾਲਾ 
“ਸੰਤ ਅਰਾਧਨਿ ਸਦ ਸਦਾ ਸਭਨਾ ਕਾ 
ਬਖਸਿੰਦੁ। ”-- ਮਾਝ ੫, ਦਿਨ ੩ : ੧ (137) 


| ਬਖਸੀ -- ਮੁਆਫ ਕੀਤੀ 


“ਬਖਸੀ ਹਿੰਦੂ ਮੈ ਤੇਰੀ ਗਾਇ।”” (ਭਾਵ ਛੱਡੀ) 
-- ਭੈਰ ਲਾਮ, ੧੦, ੨੨ : ੨ (1166) 
ਬਖਸੀਅਹਿ -- ਬਖਸੇ ਜਾਂਦੇ ਭਾਵ ਮੁਆਫ ਕੀਤੇ 
ਜਾਂਦੇ ਹਾਂ 
“ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ 
ਪਾਹਿ।” 
-- ਮਾਝ ੧, ਵਾਰ ੨੪ਸ, ੧, ੧ : ੩ (149) 
ਬਖਸੀਅਨੁ -- ਬਖਸ਼ੀ (ਦਾਤ ਵਜੋਂ ਦਿਤੀ) ਜਾਂਦੀ 
ਹੈ 
“ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ 
ਬਖਸੀਅਨੁ ਨਿਤ ਚੜੇ ਸਵਾਈ।” 
-- ਗਉ ੪, ਵਾਰ ੩੦ਸ, ੪, ੨ : ੩ (316) 
ਬਖਸੀਐ =- ਬਖਸ਼ੀ (ਦਾਤ ਵਜੋ ਦਿਤੀ) ਜਾਂਦੀ ਹੈ 
“ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ। ” 
- ਸਾਰ ੪, ਵਾਰ ਪਸ, ੨, ੨ : ੧ (1239) 
ਬਖਸੀਸ -- ਦਾਤ, ਬਖਸ਼ਿਸ਼, ਮਿਹਰ (ਫਾ. 
ਬਖਸ਼ੀਦਨ) 
“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ 
ਭਵਾਈਅਹਿ। ” - ਜਪੁ ੧,੨:੪੧(1) 
ਬਖਸੀਸੀ =- ਬਖਸ਼ਿਸ਼ ਕਰਨ ਵਾਲਾ, ਦਾਤਾਰ 
“ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ 
ਸਵਾਇਆ। ” -- ਆਸਾ ੧, ਵਾਰ ੭ : ੪ (467) 
ਬਖਸੇ -- ।. ਦਾਤ ਦੇਵੇ, ਮਿਹਰ ਕਰੇ (ਫ. ਬਖਸ਼) 
“ਜਿਸ ਨੇ ਬਖਸੇ ਸਿਫਤਿ ਸਾਲਾਹ।” ` 
- ਜੇਂਪੂੰ ੧, ੨੫ : ੧੬ (5) 
ਹੋਰ ਰੂਪ -- ਬਖਸੈ -- 
“ਸਿਫਤਿ ਖਜ਼ਾਨਾ ਬਖਸ਼ ਹੈ ਜਿਸੁ ਬਖਸੈ ਸੋ 
ਖਰਚੈ ਖਾਇ। ” (ਬਖਸ਼ਦਾ/ਦਾਤ ਕਰਦਾ ਹੈ) 
-- ਬਿਹਾ ੪, ਵਾਰ ੧ਸ, ੩, ੨ : ੧ (548) 
2. ਮੁਆਫ ਕਰ ਦੇਵੇ 
“ਜੇ ਗੁਰੂ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ 
ਗੁਰ ਵਡਿਆਈ। ” 
- ਸੂਹੀ ੪, ਅਸ ੧, ੨੫ : ੧ (758) 


ਬਖਾਣਿ 


1633 


ਬਖਾਨਿ 





“ਕਿਤੀ ਲਹਾ ਸਹੰਮ ਜਾ ਬਖਸੇ ਤ ਧਕਾ ਨਹੀ।” 
- ਸੂਹੀ ੩, ਵਾਰ ੧੧ਸ, ੧, ੨ : ੨ (789) 
ਬਖਾਣਿ -- ਕਥਨ ਕਰਦੇ ਹਨ, ਕਹਿੰਦੇ ਹਨ 
“ਤੇਰਸਿ ਤੇਰਹ ਅਗਮ ਬਖਾਣਿ।” 

- ਗਉ ਕਬ, ਥਿਤੀ ੧੪ : ੧ (344) 

ਹੋਰ ਰੂਪ -- ਬਖਾਣਿਅਉ -- 

“ਅਜੋਨੀ ਸੰਭਵਿਅਉ ਸੁਜਸੁ ਕਲ੍ਹ ਕਵੀਅਣਿ 

ਬਖਾਣਿਅਉ।” (ਬਿਆਨ ਕੀ=ਾ। 


- ਸਵ ੫, ਕਲ ੪ : > (1407) 


ਬਖਾਣੀ -- 
“ਸਿਮ੍ਰਿਤਿ ਸਾਸਤ ਬੇਦ ਬਖਾਣੀ। ” 
-- ਗਉ ੫, ਸੁਖ ੨੪,'? : ੪ (296) 
ਬਖਾਣੈ -- 
ਬਖਾਣੈ।” (ਸ਼ਿਆਨ ਕਰਦਾ ਹੈ) 
-- ਸਵ ੪, ਮਥੁ ੧ : ੨ (1404) 
ਬਖਾਨ -- ਬਿਆਨ ਕੀਤਾ, ਆਖਿਆ 
“ਰਾਮ ਨਾਮੁ ਨਿਤ ਰਸਨ ਬਖਾਨ। ” 
-- ਗਉ ੫, ੧੭੧, ੧ : ੧ (200) 
ਹੋਰ ਰੂਪ -- ਬਖਾਨਉ -- 
“ਤਿਸ ਕੀ ਮਹਿਮਾ ਕਉਨ ਬਖਾਨਉ । ” 
(ਬਿਆਨ ਕਰੇ) 
-` ਗੋਉਂ ੫, ਸੁਖ ੧੭, 2 : ੭ (286) 
ਬਖਾਨਨੋ -- 
“ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ। ” 
(ਆਖੀਦਾ/ਬਿਆਨੀਦਾ ਹੈ) 
`..- ਗਉ ੫, ਬਾਅ ੨ਸ : ੨ (250) 
ਬਖਾਨਾਂ -- 
“ਬਾਤਨ ਹੀ ਬੈਕੁੰਨੁ ਬਖਾਨਾਂ। ” (ਬਿਆਨ ਕਰਦੇ 
ਹਨ, ਆਖਦੇ ਹਨ) __` 
-- ਭੈਰ ਕਬ, ੧੬, ੧ : ੨ (1161) 
ਬਖਾਨਿ -- 
“ਨਾਨਕ ਜਨ ਇਹ ਬਖਾਲਿ ਜਗ ਮਹਿ ਬਿਚਾਜ 
ਰੇ।” (ਬਿਆਨ ਕੇ) 
- ਜੈਜਾ ੯, ੪, ੨ : ੨ (1353) 
“ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ 
ਬਖਾਨਿ।” (ਆਖ) 
- ਸਲੋ ੯, ੧੬ : ੨ (1427) 








ਬਖਾਨਿਓ -- 
“ਜੋਤਿ ਪਗਾਸ ਭਈ ਮਾਟੀ ਸੰਗਿ ਦੁਲਭ ਦੇਹ 
ਬਖਾਨਿਓ।” (ਆਖੀ ਗਈ) 
-- ਸਾਰ ੫, ੬੨, ੧ : ੨ (1216) 
ਬਖਾਨਿਆ -- 
“ਨਹੀ ਦੋਖ ਬੀਚਾਰੇ ਪੁਰਨ ਸੁਖ ਸਾਰੇ ਪਾਵਨ 
ਬਿਰਦੁ ਬਖਾਨਿਆ।” (ਕਿਹਾ ਜਾਂਦਾ ਹੈ) 
- ਕੇਦਾ ੫, ਛੰਤ ੧, ੪ : ੩ (1122) 
ਬਖਾਨੀ -- 
“ਹਰਿ ਕੋ ਜਸੁ ਸੁਨਿ ਰਸਨ ਬਖਾਨੀ।” 
(ਬਿਆਨ ਕੀਤੀ) 
ਰ - ਗਉ ੫, ਸੁਖ ੩, ੮ : ੮ (266) 
“ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ 
ਬਖਾਨੀ।” (ਉਚਾਰਦਾ ਹੈ) 
- ਕੇਦਾ ਕਬ, ੪, ੩ : ੨ (1124) 
ਬਖਾਨੀਐ -- 
“ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਹਾਦੁ । ” 
(ਬਿਆਨ ਕਰੀਏ) 
- ਗਉ ੫, ਥਿਤੀ ੧੧ਸ : ੧ (299) 
ਬਖਾਨੁ -- 
“ਰਸਨਾ ਰਾਮ ਰਾਮ ਬਖਾਨੁ।” (ਉਚਾਰ, ਜਪੁ) 
- ਕੇਦਾ ੫, ੧੧, ੧" : ੧ (1121) 





ਬਖਾਨੇ -- 
“ਸਿੰਮ੍ਰਿਤਿ ਸਾਸਤ ਬੇਦ ਬਖਾਨੇ। (ਭਾਵ ਪੜ੍ਹ 
ਲਏ) _-- ਗਉ ੫, ੧੧੧", ੩ : ੧ (202) 
ਬਖਾਨੈ -- 
“ਮੁਖਿ ਤਾ ਕੋ ਜਸੁ ਰਸਨ ਬਖਾਨੈ। (ਬਿਆਨ 
ਕਰ, ਕਰ) 
-- ਗਉ ੫. ਸੁਖ ੬, ੨ : ੬ (270) 
“ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ 
ਨਹੀ ਕੋਈ।” (ਬਿਆਨ ਕਰਦਾ ਹੈ) 
- ਆਸਾ ਕਬ, ੨੯, ੨ : ੧ (483) 
“ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ 
ਸਦਾ ਅਕਥ।” (ਬਿਆਨ ਕਰੇ) 
- ਗੂਜ ੫, ੨੯, ੩ : ੨ (502) 
ਬਖਾਨੋ -- 
“ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ 
ਬਖਾਨੋ।” (ਕਹੀਦਾ ਹੈ) 





ਬਖਿਆਣ 


1634 ਬੰਗਾਲਮ 





- ਧਨਾ ੯, ੩, ੧: ੨ (685). 





_“ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ 
ਰਾਮ ਬਖਾਨੋ।” (ਆਖਿਆ ਉਚਾਰਿਆ) 
- ਬਿਲਾ ੯, ੧, ੧ : ੧ (830) 
ਬਖਿਆਣ --. ਭਾਵ ਵਿਚਾਰ 
“ਸੰਤ ਸਭਾ ਮਿਲਿ ਕਰਹੁ ਬਖਿਆਣੁ । 
- ਰਾਮ ੫, ੫੪, ੪ : ੧ (900) 
ਬਖਿਆਨ -- ਆਖਦੇ ਭਾਵ ਦਸਦੇ ਹਨ, ਕਥਨ 
ਸਮਝਤ ਨਹੀ ਖਲੂ ।” 
-- ਟੋਡੀ ੫, ੨੬, ੨ : ੧ (717) 
“ਅਨਿਕ ਜੁਗਤਿ ਹੋਵਤ ਬਖਿਆਨ। ” 
-- ਸਾਰ ੫, ਅਸ ੨, ੬ : ੨ (1236) 





- ਗਉਂ ੫, ਸੁਖ ੭, ੮ : ੨ (272) 
ਬਖੀਲ -- (ਅ. ਬਖੀਲ) ਕੰਜੂਸ (ਕੋਸ਼) ਚੁਗਲ ਖੋਰ 
(ਦਰਪਣ) (ਨਿਰਣੈ) ਲਾਲਚੀ 
(ਮਹਾਨਕੋਸ਼) 
“ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ 
ਬੇਬਾਕ ।” - ਤਿਲੰ ੧, ੧, ੪ : ੧ (721) 
ਬਖੀਲੀ -- ਈਰਖਾ (ਸ਼ਬਾਦਰਥ/ਮਹਾਨਕੋਸ਼) ਨਿੰਦਾ 
(ਦਰਪਣ), ਚੁਗਲੀ(ਨਿਰਣੈ) 
“ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ 
ਅੰਗੁ ਕਰੇ ਮੇਰਾ ਹਰਿ ਕਰਤਾਰਾ। ” 
- ਸੂਹੀ 9, ੯, ੧ : ੨ (733) 
“ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ 
ਆਣਿ ਨਿਵਾਇਆ। ” (ਦੁਸ਼ਮਨੀ ਈਰਖਾ) 
- ਰਾਮ ਸੁੰਢ ਸਦ, ੬ : ੪ (924) 


“ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ . 


- ਸਬਦਿ ਸਵਾਰੇ। ”” (ਚੁਗਲੀ) ਰ 
-- ਸਾਰ ੪. ਵਾਰ ੩੨ਸ, ੩, ੨ : ੫ (1249) 
ਬਖੋਰਹੁ -- ਖਾਓ (ਅ. ਬੁਖੂਰ) 
“ਹਕੁ ਹਲਾਲ ਬਖੋਰਹੁ ਖਾਣਾ। ” 
- ਮਾਰੂ ੫, ਸੋਲਾ ੧੨, ੧੧ : ੧ (1084) 
ਬਖੋਰਾਇ -- ਤੂੰ ਖਾਂਦਾ ਹੈ (ਫ. ਬਖੁਰੀ) 
“ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ 








ਬਖੋਰਾਇ।” - ਤਿਲੰ ੫, ੧, ੨ : ੧ (723) 
ਬਖ੍ਹਾਣੀ - ਆਖੀ, ਕਹੀ, ਬਿਆਨੀ 
“ਘਟਿ ਘਟਿ ਸੁਨੀ ਸੁਵਨ ਬਖ੍ਹਾਣੀ।” 
-- ਗਉ ੫, ਸੁਖ ੧੨, ੮ : ੮ (279) 
ਬਖ੍ਾਨ -- ਕਥਨ, ਵਰਣਨ, ਵਖਿਆਨ 
“ਅਨਿਕ ਪ੍ਰਕਾਰ ਕੀਓ ਬਖ੍ਹਾਨ।” 
- ਗਉ ੫, ਸੁਖ ੨੧, 2 : ੮ (292) 
ਹੋਰ ਰੂਪ - ਬਖ੍ਹਾਨੁ - 
“ਕਬਹੂ ਹੋਇ ਪੰਡਿਤੁ ਕਰੇ ਬਖ੍ਹਾਨੁ ।” 
- ਗਉ ੫. ਸੁਖ ੧੧, 2 : ੧ (277) 
ਬਗ -- ।. ਬ਼ਗਲਾ 
“ਬਗ ਜਿਉ ਲਾਇ ਬਹੈ ਨਿਤ ਧਿਆਨਾ।” 
-- ਗਉਂ ੩, ਅਸ ੨, ੬ : ੨ (230) 





| _ 2. ਚਿੱਟੇ ਕੇਸ 
| “ਭਵਰ ਗਏ ਬਗ ਬੈਠੇ ਆਇ।” 
- ਸੂਹੀ ਕਬ, ੨, ੧੯ : ੨ (792) 
ਬੰਗਾਲੀ -- 'ਭੇਰਉ” ਦੀਆਂ ਪੰਜ ਰਾਗਨੀਆਂ ਵਿਚੋਂ 
ਇਕ, ਬਾਕੀ ਚਾਰ ਹਨ ਭੈਰਵੀ, 
ਬਿਲਾਵਲੀ ਪੁੰਨਿਆ ਤੇ ਅਸਲੇਖੀ 
“ਪੁੰਨਿਆ ਕੀ ਗਾਵਹਿ ਬੰਗਲੀ। ” 
`- ਰਾਗ ੧ : ੬ (1429) 





ਬਗਾ -- ।. ਚਿੱਟਾ 
“ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ।” 
- ਮਾਝ ੧, ਵਾਰ ੪ਸ, ੧, ੧ : ੪ (139) 
2. ਬਗਲਾ, ਬਗਲੇ 
“ਹੰਸ ਸਿ ਹੰਸਾ ਬਗ ਸੇ ਬਗਾ ਘਟ ਘਟ ਕਰੇ 
_ਬੀਚਾਰੂ । -- ਆਸਾ ੧, ਛੰਤ ੪, ੧ : ੫ (438) 
- ਸੂਹੀ ੧, ੩, ੩ : ੧ (729) 
3._ਬਗਲੇ ਵਾਂਗ 
“ਠਗ ਦਿਸਟਿ ਬਗਾ ਲਿਵ ਲਾਗਾ। ” ਰ 
- ਪ੍ਰਭਾ ਬੇਣੀ, ੧, ੧ : ੩ (1351) 
ਹੋਰ ਰੂਪ -- ਬਗਾਂ -- 
“ਹੌਸਾਂ ਵੇਖਿ ਤਰੰਦਿਆ ਬਗਾਂ ਭਿ ਆਯਾ 


ਚਾਉ।”” (ਬਗਲਿਆਂ ਨੂੰ) 
-- ਵਡ ੪, ਵਾਰ ੧ਸ, ੩. ੩ : ੧ (585) 
ਬੰਗਾਲਮ -- ਭੈਰਉ ਰਾਗ ਦੇ ਅੱਠ ਪੁੱਤਰਾਂ ਵਿਚੋਂ 





ਦਿਸਾਖ ਮਧੁ ਮਾਧਵ ਲਲਤ, ਬਿਲਾਵਲ 
“ਬੰਗਾਲਮ ਮਧੁ ਮਾਧਵ ਗਾਵਹਿ।” 
-- ਰਾਗ ੧ : ੧੦ (1429) 


-- ਆਸਾ ੫, ੫੬, ੧: ੧ (385) ` 


ਬਗੁ -- ਬਗਲਾ 
“ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ। ” 
- ਮਾਝ ੩, ਅਸ ੩੨, ੬ : ੧ (128) 
ਬਗੁਲ -- ਬਗਲਿਆਂ ਵਾਂਗ 
““ਸਿਲ ਪੂਜਸਿ ਛਗੁਲ ਸਮਾਧੰ।” 
- ਆਸਾ ੧, ਵਾਰ ੧੪ਸ, ੧, ੨ : ੨ (470) 
ਹੋਰ ਰੂਪ -- ਬਗੁਲਾ -- 


“ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ 
ਕਰੇਇ ।” 
=- ਸਿਰੀ ੪, ਵਾਰ ੨੦ਸ, ੧, ੨ : ੧ (91) 
ਬਗੁਲਾਰੇ -- ਬਗਲੇ ਵਾਂਗ 


ਘੁਸਰਿ ਬਗੁਲਾਰੇ । ” 


- ਗਉ ੪, ਵਾਰ ੨੧ਸ, ੪, ੧ : ੨ (312) 


ਬਗੁਲੇ -- ਬਗਲੇ 
“ਬਗੁਲੇ ਜਿਉ ਰਹਿਆ ਪੰਖ ਪਸਾਰਿ। ” 
-- ਭੈਰ ੫, ੫੪, ੩ : ੩ (1152) 
ਬਗੇ -- 1. ਸੁਫੈਦ 
“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ। ” 
____ = ਸਿਰੀ ੧, ਅਸ ੧੫, ੧ : ੧ (62) 
2. ਬਗਲੇ 
“ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨਿ। ” 
- ਸੂਹੀ ੧, ੩, ੩ : ੨ (729) 
ਬਚ -- ਬਚਨ 
“ਮਨ ਬਚ ਕ੍ਰਮ ਗੋਵਿੰਦ ਅਧਾਰੁ।” 
-- ਗਉ ੫, ੧੫੫, ੩ : ੧ (197) 
ਬੰਚ -- ਠਗੀ, ਧੋਖਾ, ਵਲਛਲ __ 
“ਅਨਿਕ ਬੰਚ ਬਲਛਲ ਕਰਹੁ ਮਾਇਆ ਏਕ 


ਉਪਾਵ।”” -- ਗਉ ੫, ਬਾਅ ੩੩ : ੨ (257). 


ਬੰਚਉ -- ਬਚ ਸਕਦਾ ਹੈ 








“ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੂ। ” 
-- ਸਲੋ ਕਬ, ੫੩ : ੨ (1367) 
ਬਚਉਨੀ -- ਬਚਨ ਕਥਨ 
“ਕੇਸਵਾ ਬਚਉਨੀ ਅਈਏ ਮਈਏ ਏਕ ਆਨ 
ਜੀਉ।”” _-- ਧਨਾ ਨਾਮ, ੪, ੨ : ੫ (693) 
ਬਚਸਾ -- ਸ਼ਾਣੀ ਕਰਕੇ, ਬਚਨ ਦੁਆਰਾ 
ਬਚਸਾ।  _- ਗੂਜ ਜੈਦੇ, ੧, ੪ : ੨ (526) 
ਬਚਨ -- ।. ਕਥਨ, ਬਾਣੀ, ਹੁਕਮ ਬੋਲ 
“ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ।” 
-- ਸਿਰੀ ੫, ੯੯, ੧ : ੩ (52) 
“ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ 
ਉਪਹਾਸ ਕਹੋ।” (ਗਲਾਂ) ਰ 
- ਸਾਰ ੫, ੩, ੧ : ੧ (1203) 





2. ਉਪੇਦਸ 
ਨਾਰਦ ਬਚਨ ਸਭ ਸ੍ਰਿਸਟਿ ਕਰੇਨਿ।” 
-- ਰਾਮ ੩. ਵਾਰ ੧੦ਸ, ੩, ੧: ੩ (951) 
ਬਚਨ ਰਚਨਾ -- ਬ਼ਚਨਾ ਦੀ ਕ੍ਰਿਤੀ, ਪੁਸਤਕ 
“ਅਵਰ ਸਭ ਤਿਆਗਿ ਬਚਨ ਰਚਨਾ। ” (ਗਲਾਂ 
ਦੀ ਦੁਨੀਆਂ) -- ਸੋਰ ਰਵਿ, ੪, ੧" : ੨ (658) 
ਬਚਨਾ -- ਬਚਨ, ਕਥਨ, ਬੋਲ 
“ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਨ੍ਹਾ ਅੰਮ੍ਰਿਤ 
ਤੇ ਮੀਠੇ ਜਾ ਕੇ ਬਚਨਾ । ” 
- ਸਵ ੪, ਗਯੰ ੩ : ੨ (1403) 
ਬਚਨਾਕੀ -- ਬ਼ਚਨ ਰਾਹੀਂ ਭਾਵ ਰਸਨਾ ਦੁਆਰਾ 
“ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ 
ਹਰਿ ਬਚਨਾਕੀ । -- ਧਨਾ ੪, ੬, ੨ : ੧ (668) 
ਬਚਨਾਤਿ -- ਬਚਨਾਂ ਦੁਆਰਾ 
“ਗੁਰ ਬਚਨਾਭਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ 
ਧਾਇਓ।” -- ਸਾਰ ੫, ੫੩, ੧ : ੧(1214) 
ਹੋਰ ਰੂਪ -- ਬਚਨਾਂਤਿ -- 
“ਠਾਕੁਰ ਭੇਟੇ ਗੁਰ ਬਚਨਾਂਤਿ। ” 
-- ਕਾਨ ੫, 2, 2 : ੨(1298) 
ਬਚਨਾਰੇ -- ਬਚਨਾਂ/ਕਥਨਾਂ/ਬੋਲਾਂ ਨੂੰ 
“ਸੁਨਿ ਗਾਵਉ ਗੁਰ ਬਚਨਾਰੇ । 
- ਦੇਵ ੫, ੨੫, ੩ : ੧ (533) 


ਬਚਨਿ 


“ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ 
ਸਤਿਗੁਰ ਕੈ ਬਚਨਿ ਹਰਿ ਹਮ ਬਾਚੇ।” (ਭਾਵ 
ਉਪਦੇਸ਼) __-- ਗਉ ੪, ੫੫, ੧" : ੨ (169) 
ਹੋਰ ਰੂਪ -- ਬਚਨੀ -- 
“ਸੁਰਤਿ ਹੋਵੈ ਪਤਿ ਊਗਵੈ ਗੁਰ ਬਚਨੀ ਭਉ 
ਖਾਇ।” (ਬਚਨਾਂ ਦੁਆਰਾ) 
- ਸਿਰੀ ੧, ੧੦,੪:੨(18) 
“ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ 
ਦੀਜੈ।” (ਬਚਨਾਂ ਉਪਰ ਨਿਸਚਾ ਹੋ ਜਾਵੇ) 
- ਧਨਾਂ ਰਵਿ, ੧, ੧ : ੨ (694) 





ਬਚੰਨੀ -- 
ਆਪ ਬਚੰਨੀ।” (ਬਚਨਾਂ ਦੁਆਰਾ) 
- ਬਿਲਾ ਕਬ, ੯, ੧ : ੨ (857) 


ਬਚਨੁ -- 
“ਜੇ ਹੋਵੀ ਪੁਰਬਿ ਲਿਖਿਆ ਤਾ ਗੁਰ ਕਾ ਬਚਨੁ | 


ਕਮਾਹਿ।” (ਉਪਦੇਸ਼, ਸਿਖਿਆ) 
-- ਸਿਰੀ ੫, ੭੪, ੧" : ੨ (43) 
ਬਚਰਹਿ -- ਬਚੇ 
“ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ।” 
-- ਸਲੋ ਕਬ, ੧੨੩ : ੨ (1371) 
ਹੋਰ ਰੂਪ -- ਬਚਰੇ - 
“ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ 
ਛਰਿਆ।”-- ਗੂਜ ੫, ਸੋਦ ੫, ੩ : ੧ (10) 
ਬੰਚਲਾ -- ਠਗਿਆ ਗਿਆ, ਵੰਚਿਤ ਹੋ ਗਿਆ 
“ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ। ” 
- ਫੁਨ ੫, ੧੩ : ੨ (1362) 
ਬਚਾ -- ਬਚ ਗਿਆ 
ਤੇ ਬਚਾ।” _ -- ਸਵ ੪, ਗਯੰ ੫ : ੧ (1403) 
ਬਚਿ -- ਧੋਖੇ ਦੇ ਕਾਰਣ 
“ਕੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ 
ਤਤਕਾਲੇ।”” -- ਆਸਾ ੫, ੩੨, ੩ : ੧ (381) 
ਬਚਿਆ -- ਬਚ ਗਿਆ 
“ਮਚ ਮੁਚੁ ਗਰਭ ਗਏ ਕੀਨ ਬਚਿਆ।” 
-- ਗਉ ਕਬ, ੨੫, ੨ : ੧ (328) 








1636 
ਬਚਨਿ -- ਬਚਨਾਂ ਰਾਹੀਂ/ਦੁਆਰਾ, ਉਪਦੇਸ਼ ਦੁਆਰਾ | ਬਚਿਤਿ 


ਬਛਰਾਕ 





- ਚਿਤ ਵਿਚ 
“ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ 
ਧਰਉ ਮੇਰੀ ਮੇਰੀ ਕਰਤ ਸਦ ਹੀ ਬਿਹਾਵੈ।” 
- ਧਨਾ ੫, ਅਸ ੧, ੨ : ੧ (687) 
ਬਚਿਤ੍ -- ਅਜੀਬ, ਵਚਿਤ੍ਰ, ਅਸਚਰਜ 
“ਚਿਤ੍ਰ ਬਚਿਤ੍ਰ ਇਹੈ ਅਵਝੇਰਾ।” 
-- ਗਉਂ ਕਬ, ਬਾਅ ੧੨ : ੩ (340) 
ਹੋਰ ਰੂਪ -- ਬਚਿਤ੍ਰਿ - 

“ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ 
ਹੇ ਘਨ ਬੂੰਦ ਬਚਿਤ੍ਰਿ ਮਨ ਆਸ ਹੇ ਅਲ 
ਪੀਵਤ ਬਿਨਸਤ ਤਾਪ।” 

- ਆਸਾ ੫, ਛੰਤ ੧੪, ੩ : ੨ (462) 
ਦਿਖਾਵਏ।”” (ਬਹੁਰੰਗੀ) 
-- ਬਿਲਾ ੫, ਛੰਤ ੩, ੨ : ੩ (847) 
ਬਚੈ -- ਬਚ ਰਹੇ 
“ਜੇ ਜਾਨਤ ਆਪਨ ਆਪ ਬਚੈ। ” 
_-- ਗਉ ੫. ਸੁਖ ੧੧, ੩ : ੬ (277) 
ਹੋਰ ਰੂਪ -- ਬੰਚੈ -- 
ਜਮਕਾਲੁ।” (ਬਚੇ) 
-- ਰਾਮ ੧, ਓਅੰ ੩੮ : ੫ (935) 
ਬੰਛਹਿ -- ਚਾਹੁੰਦੇ ਹਨ, ਲੋਚਦੇ ਹਨ 
“ਰਘੁਬੰਸਿ ਤਿਲਕੁ ਸੁੰਦਰੁ ਦਸ ਰਥ ਘਰਿ ਮੁਨਿ 
ਬੰਛਹਿ ਜਾ ਕੀ ਸਰਣੰ।” 


-- ਸਵ ੪, ਗਯੰ ੨ : ੫ (1401) 


| ਬੰਛਤ -- ਇਛਤ 


“ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ 
ਆਈਐ।”” -- ਗਉ ੫, ੧੫੩”, ੨ : ੨ (213) 
ਬਛਰਾ -- ਵੱਛਾ, ਗਉ ਦਾ ਜਾਇਆ 
“ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ 
ਰਾਖੀਅਲੇ। ” -- ਰਾਮ ਨਾਮ, ੧, ੩ : ੨ (972) 
“ਖਿਮਾ ਧੀਰਜੁ ਕਰਿ ਗਉ ਲਵੇਰੀ ਸਹਜੇ ਬਛਰਾ ` 
ਖੀਰੁ ਪੀਐ।” (ਮਨ ਰੂਪੀ ਵੱਛਾ) 

- ਪ੍ਰਭਾ ੧, ੭, ੪ : ੧ (1329) 
ਬਛਰਾਕ -- ਵੱਛਾ 
“ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ 


ਬਛਰੂ 


1637 





ਦੇਖਿ ਬਛਰਾਕ । ” 


ਬਛਰੂ -- ਛੋਟਾ ਵੱਛਾ 
“ਆਪੇ ਬਛਰੂ ਗਊ ਖੀਰੁ। ” 
-- ਬਸੰ ੪, ਅਸ ੭, ੩ : ੧ (1190) 
ਹੋਰ ਰੁਪ -- ਬਛਰੈ -- 
“ਪਹਿਲੇ ਦੁਧ ਬਿਟਾਰਿਓ ਬਛਰੈ ਬੀਠਲੁ ਭੈਲਾ 
ਕਾਇ ਕਰਉ। ” (ਵੱਛੇ ਨੇ) 
`-- ਆਸਾਂ ਨਾਮ , ੨, ੩ : ੨ (485) 
ਬਛਲ -- ਪਿਆਰਾ 
“ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ 
ਭੈ ਹਾਰੀ।” _-- ਰਾਮ ਕਬ, ੮, ੫ : ੧ (971) 
ਹੋਰ ਰੁਪ -- ਬਛਲੂ -- 
“ਉਨ੍ਹ ਕੇ ਬਸਿ ਆਇਓ ਭਗਤਿ ਬਛਲੂ ਜਿਨਿ 
ਰਾਖੀ ਆਨ ਸੰਤਾਨੀ।” 
-- ਸਾਰ ੫, ੩੧, ੨ : ੧ (1210) 


ਬੰਛਵਹੁ -- ਇੱਛਦੇ/ਚਾਹੁੰਦੇ ਹੋ 


ਉਨ ਤਕ 


ਗੁਰੁ ਗੁਰੂ ਗੁਰੂ ਗੁਰੂ ਜਪੁ ਪ੍ਰਾਨੀਅਹੁ। ” 
-- ਸਵ ੪, ਨਲ ੧੩ : ੫ (1400) 
ਬੰਛਾਵਤ -- ਇਛਾ ਕਰਨ ਲਗਾ 
“ਕੋਊ ਨਰਕ ਕੋਊ ਸੁਰਗ ਬੰਛਾਵਤ। ” 
-- ਗਉ ੫. ਸੁਖ ੨੧, ੭ : ੪ (292) 
ਬਛੁਰਾ -- ਵੱਛਾ, ਗਉ ਦਾ ਜਾਇਆ 


“ਜਿਉਂ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ 
ਹਰਿ ਗਲਿ ਲਾਵੀਐ ਰੇ। ” 
- ਕੈਦਾ ੪, ੧,੪: ੨ (111੧) 
ਬਜਈਆ -- ਵਜਾ ਕੇ 


-- ਸਿਲਾ ੪, ਅਸ ੧, ੫ : ੨ (833) 


ਬਜਹਿ -- ਵਜਦਾ ਹੈ 
“ਅਨਹਦ ਬਜਹਿ ਸਦਾ ਭਰਪੂਰ । 
ਰ -- ਰਾਮ ਕਬ, ੯, ੧ : ੪ (97।) 
ਬਜਗਾਰੀ -- (ਫਾ. ਬਜ਼ਾਕਾਰੀ) ਪਾਪ, ਬੁਰਾਈ 
“ਦੇਉ ਜਬਾਬੁ`ਹੋਇ ਬਜਗਾਰੀ। ” 


-- ਭੈਰ ਕਬ, ੧੫, ੪ : ੨ (1161) 





ਬਜੰਤਾ - ਵਜਦਾ 
-- ਕਾਨ ੪, ੪, ੨: > (1297) 


“ਤਹ ਅਨਹਦ ਸਬਦ ਬਜੰਤਾ। ” 
- ਸੋਰ ਨਾਮ, ੧, ੨ : ੨ (657) 
ਬਜਰ -- ਕਰੜੇ, ਸਖਤ ਰ 
ਖੁਲਾਵਣਿਆ। ” 

-- ਮਾਝ ੩, ਅਸ ੨, ੬ : ੩ (110) 

“ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ। ” 
(ਬਿਜ) - ਭੈਰ ੫, ੨੮, ੧ : ੪ (1143) 
ਹੋਰ ਰੂਪ -- ਬਜਰੁ -- 
“ਕਾਮੁ ਕੋੋਧੁ ਬਿਖੁ ਬਜਰੁ ਭਾਰੁ।” (ਕਰੜਾ, 
ਸਖਤ)-- ਬਸੰ ੧, ਅਸ ੧, ੧" : ੧ (1187) 
ਬਜਾਇ -- ਵਜਾ ਕੇ 
“ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ। ” 

- ਕੇਦਾ ਕਬ, ੬, ੧" : ੧ (1124) 
ਬਜਾਇਅਉ -- ਵਜਾਇਆ 
“ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ 

ਤੂਰੁ ਬਜਾਇਅਉ। ” 
-- ਸਵ ੪, ਕਲ ੬ : ੫ (1397) 
ਬਜਾਇਲਾ -- ਵਜਾਉਂਦੇ ਹੋਏ 
“ਪਾਖੰਤਣ ਬਾਜ ਬਜਾਇਲਾ। ” 

- ਭੈਰ ਨਾਮ, ੧੦, ੧੫ : ੧ (1166) 
ਬਜਾਈ -- ਵਜਾਈ 
“ਬਾਜੀਗਰ ਡੰਕ ਬਜਾਈ। ” 

-- ਸੋਰ ਕਬ, ੪, ੨ : ੧ (655) 


ਹੋਰ ਰੂਪ -- ਬਜਾਈਐ -- 
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ 
ਫੂਕ।”” _-- ਸਲੋ ਕਬ, ੧੫੮ : ੨ (1372) 


ਬਜਾਏ -- ਵਜਾਏ 
“ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ 
ਨਾਦ ਤੂਰ ਬਜਾਏ । ” 
- ਆਸਾਂ ੫, ੧੫੩, ੧" 
ਬਜਾਰਹਿ - ਬਜ਼ਾਰ ਨੂੰ 
“ਬਜਾਰੀ ਸੋ ਜੁ ਬਜਾਰਹਿ ਸੋਧੈ।” (ਸਰੀਰ ਰੂਪੀ 
ਬਜ਼ਾਰ ਨੂੰ) -- ਗੋਂਡ ਕਬ, ੧੦, ੩ : ੧ (873) 
ਬਜਾਰੀ -- ਕੰਜਰ, ਵਿਭਚਾਰੀ 
“ਬਜਾਰੀ ਸੋ ਜੁ ਬਜਾਰਹਿ ਸੋਧੈ।” (ਮਹਾਨਕੋਸ਼ 


? ਦੋ (408) 





ਹੈ -- ਗੋਂਡ ਕਬ ੧੦, ੩ : ੧ (873) 

ਬਜਾਰੀਆ -- (ਚਉਰਾਸੀ ਵਿਚ) ਭ੍ਰਮਣ ਵਾਲਾ, 
ਭੌਦੂ 

'ਆਵਾਗਉਣੂ ਬਜਾਰੀਆ ਬਾਜਾਰੁ ਜਿਨੀ 

ਰਚਾਇਆ । ”-- ਮਲਾ ੧, ਵਾਰ ੨੫ : ੭ (1290) 


ਬਜਾਵਉਗੋ -- ਵਜਾਵਾਂਗਾ 


“ਬੇਦ ਪੁਰਾਨ ਸਾਸਤ ਆਨੰਤਾ ਗੀਤ ਕਬਿਤ ਨ ` 


ਗਾਵਉਂਗੋ। -- ਰਾਮ ਨਾਮ, ੨, ੧ : ੨ (972) 
ਬਜਾਵਹਿ -- ਵਜਾਵੇ, ਵਜਾਉਂਦਾ ਹੈ 
“ਨਿਰਭਉ ਕੈ ਘਰਿ ਬਜਾਵਹਿ ਤੂਰ।” 
- ਰਾਮ ਕਬ, ੯, ੧ : ੩ (971) 


ਬਜਾਵਤੇ -- ਵਜਾਉਂਦੇ ਹਾਂ 
"ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈ' ਸਭ 
ਤਾਰ।” - ਸਲੋ ਕਬ, ੧੦੩ : ੨ (1369) 


ਬਜਾਵਨਹਾਰ -- ਵਜਾਉਣ ਵਾਲਾ ਭਾਵ ਆਤਮਾ | 


“ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ।” 
- ਸਲੋ ਕਬ, ੧੦੩ : ੧ (1369) 

ਹੋਰ ਰੂਪ -- ਬਜਾਵਨਹਾਰਾ -- 
“ਹਮ ਤੇਰੇ ਜੰਤ ਤੂ ਬਜਾਵਨਹਾਰਾ। ” (ਵਜਾਉਣ 


ਵਾਲਾ)  -- ਭੈਰ ੫, ੩੧, ੨ : ੧(।144) 
ਬਜਾਵਨਹਾਰੋ -- ਰ 
'ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ 


ਕੀਨ੍ਹਾ। -- ਆਸਾ ਕਬ, ੧੮, ੨ : ੧ (480) 
ਬਜਾਵੈ -- ਵਜਾਏ 


“ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ 


ਰਬਾਬੁ। ' _-- ਆਸਾਂ ੪, ੬੨, ੧ : ੧ (368) 

ਬਜਿਓ -- ਵਜਦਾ ਹੈ 

"ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ 

ਪਲੋ। ” -- ਸਾਰ ੫, ੩, ੩ : ੧ (1203) 

ਬਜਿਤ੍ਰ -- ਵਾਜਾ, ਸਾਜ਼ . 

"ਮਦ ਬਜਿਤ ਕਰੇ ਤੋੜ ਸਾਤ ਸਰੀ ਲੈ 
- ਰਾਮ ੫, ੮, ੨ : ੧ (885) 

ਬਜੀ -- ਵਜੀ 


"ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ 
ਰੁੰਨੀਆ।” 
ਹੋਰ ਰੂਪ -- ਬਜੈ -- 


16 


-- ਕਾਨ ੫, ਛੰਤ ੧, ੪ : ੪ (1312) 


28 





“ਟੂਟੀ ਤੰਤੁ ਨ ਬਜੈ ਰਬਾਬੁ।” (ਵਜਦਾ) 
-- ਆਸਾ ਕਬ, ੧੧, ੨ : ੧ (478) 
ਬਟਕ -- ਬੋਹੜ ਦਾ ਦਰਖਤ 
“ਬਟਕ ਬੀਜ ਮਤਿ ਰਵਿ ਰਹਿਓ ਜਾ ਕੋ ਤੀਨਿ 
ਲੋਕ ਬਿਸਥਾਰ।” 
-- ਗਉ ਕਬ, ਬਾਅ ੩ : ੨ (340) 
ਬਟਰੀਆ -- ਵਾਟ (ਰਾਹ) ਤੇ ਤੁਰਨ ਵਾਲਾ, 
ਰਾਹੀ, ਮੁਸਾਫਰ 


"ਸਗਲ ਬਟਰੀਆ। ” 

- ਬਿਹਾ ੫, ੧, ੩ : ੧ (537) 
ਬਟਵਾਰਈ -- ਡਾਕੂ ਲੁਟੇਰੇ, ਵਾਟ ਮਾਰਨ ਵਾਲੇ 
"ਬੀਧਾ ਪੰਚ ਬਟਣਵਾਰਈ ਉਪਜਿਓ ਮਹਾ ਖੇਦੁ।” 

-- ਬਿਲਾ ੫, ੫੮, ੩ : ੨ (815) 
ਬਟਵਾਰਾਂ -- ਵਾਟਮਾਰ, ਲੁਟੇਰਾ, ਧਾੜਵੀ 
“ਕਾਮ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ 

ਬਟਵਾਰਾ। ` -- ਗਉ ਕਬ, ੪੯, ੨ : ੧ (333) 
ਹੋਰ ਰੂਪ -- ਬਟਵਾਰੇ -- 
“ਮੁਸਨਹਾਰ ਪੰਚ ਬਟਵਾਰੇ।” (ਲੁਟੇਰੇ) 

-- ਗਉ ੫, ੮੯, ੨ : ੩ (182) 
ਬਟਣਾਊ -- ਵਾਟ ਤੇ ਜਾਣ ਵਾਲਾ, ਰਾਹੀ 
“ਬਟਾਊ ਸਿਉ ਜੋ ਲਾਵੈ ਨੇਹ।” 

ਰਾ - ਗੋਉਂ ੫, ਸੁਖ ੫, ੩ : ੭ (268) 
ਬਟੂਆ -- ।. ਛੋਟੀ ਥੈਲੀ, ਗੁਥਲੀ, ਫਕੀਰ ਦੀ 
ਸੁਆਹ ਰਖਨ ਦੀ ਥੈਲੀ 
ਭਸਮਾਧਾਰੀ। ”-- ਗਉ ਕਬ, ੫੩, ੨ : ੧ (334) 
2. ਭਾਵ ਸਰੀਰ 
'ਬਟੂਆ ਏਕੁ ਬਹੁਤਰਿ ਆਧਾਰੀ ਏਕੋ ਜਿਸਹਿ 
ਦੁਆਰਾ। ”-- ਆਸਾ ਕਬ, ੭, ੧ : ੧ (477) 
ਬਡ -- ਵਡਾ 
“ਬ੍ਹਮ ਗਿਆਨੀ ਕਾ ਬਡ_ਪ੍ਰਤਾਪ।” (ਭਾਵ 
ਬਹੁਤ) -- ਗਉ ੫. ਸੁਖ ੮, ੬ : ੬ (273) 
ਹਮ ਹੀ।” (ਵਡੇ) 

- ਗਉ ਕਬ, ੫੧, ੨ : ੨ (334) 

“ਨਾਨਕ ਬਡ ਭਾਗਿਆ ਮੇਰੇ ਮਨਾ।” (ਉਤਮ) 
- ਆਸਾ ੫, ੧੬੧, ੧" : ੬ (410) 














ਬਤਡਨਾ 





1639 


ਬਡਾਨੀ 


“ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ | ਬਡਭਾਗੀਹੋ -- 


ਨਾਵ ਤਰਾਵੈਗੋ।”” (ਵਡੇ, ਮਹਾਨ, ਭਾਰੀ) 
-- ਕਾਨ ੪, ਅਸ ੩, ੪ : ੧ (1309) 
ਬਡਨਾ -- ਵਡਾ 
“ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ 
ਸੰਤੁ ਭਇਓ ਬਡ ਬਡਨਾ। ” 
-- ਗੋਂਡ ੪, ੩, ੩ : ੧ (860) 
ਬਡਪਨਾ -- ਵਡਿਆਈ, ਐਸ਼ਵਰਜ 
“ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ। ” 
- ਸੂਹੀ ੫, ੪੧, ੧ : ੨ (745) 
_ਬਡਪੁਰਖ -- ਵਡਾ/ਮਹਾਨ ਪੁਰਖ 
ਹਰਿ ਮਿਲਿ ਭਗਹੁ। ” 


- ਬਿਹਾ ੫, ਛੰਤ ੪, ੨ : ੫ (544) 


ਬਡਭਾਗ -- ਵਡੇ (ਉਤਮ) ਭਾਗ 
“ਤਿਹ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ 
`'ਮਥਾਨਾਨਾ। ”-- ਗਉ ਕਬ, ੭੪, ਤੇ : ੨ (399) 


-- ਕਾਨ ੫, ਛੰਤ ੧, ੧ : ੬ (1312) 
ਬਡਭਾਗੀ -- 

“ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ 

ਸੁਹਾਵਣਿਆ। ” (ਵੱਡੇ ਉਤਮ ਭਾਗਾਂ ਵਾਲੇ) 

- ਮਾਝ ੩. ਅਸ ੨੦, ੫: ੩(121) 
ਬਡਭਾਗ? -- 

“ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ 


ਭਏ _ਬਡਭਾਗਤ।? (ਵੱਡੇ ਭਾਗਾਂ ਨਾਲ/ - 


ਸਦਕਾ) 
ਬਡਭਾਗੀਅਹ -- 
ਬਡਭਾਗੀਅਹ। ` (ਵਡੇ ਭਾਗਾਂ ਨਾਲ) 


-- ਸਸ ੫, ੫2 : ੬ (1359) 


- ਮਲਾ ੫, ੫, ੨ : ੧ (1267) 


ਬਡਭਾਗੀਆ -- 
“ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ 
ਬਡਭਾਗੀਆ। ” (ਵਡੇ ਭਾਗਾਂ ਵਾਲੇ) 
_ - ਬਿਹਾ ੫, ਛੰਤ ੪, ੩ : ੩ (544) 








“ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ 
ਸੋਇ।” (ਵੱਡੇ ਭਾਗਾਂ ਵਾਲਿਓ) 
- ਗੂਜ ੫, ਵਾਰ ੧੪ਸ, ੫, ੨ : ੧ (521) 
ਬਡਭਾਗੇ -- 
“ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ 
ਬਡਭਾਗੇ।”” (ਵਡੇ ਭਾਗਾਂ ਵਾਲੇ) 
- ਸਵ ੪, ਕਲ ੯ : ੪ (1397) 


ਬਡਭਾਗੈ -- 
“ਜਿਸ ਨੋ ਕ੍ਰਿਪਾ ਕਰਹਿ ਬਡਭਾਗੈ। ” (ਵਡੇ 
ਭਾਗਾਂ ਕਰਕੇ) 
-- ਗਉ ੫, ਸੁਖ ੧੪, 2 : ੮ (282) 
ਬਡਭਾਗੋ -- ਰ 
“ਸੋ ਮਿਲੈ ਜੋ ਬਡਭਾਗੋ। (ਵੱਡੇ ਭਾਗਾਂ ਵਾਲਾ 
ਹੈ) __--ਨਉਂ ਕਬ, ੬੬, ੧੯3 2 (338) 
ਬਡਾ -- ਵੜਾ 


“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ 
ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ।” 
-- ਸਿਰੀ ਕਬ, ੧, ੧ : ੧ (91) 
“ਵਾਹੁ ਵਾਹੁ ਕਾ ਬਡਾ ਤਮਾਸਾ।” (ਵਿਸ਼ਾਲ) 
-- ਸਵ ੪, ਗਯੰ ੧੨ : ੧ (1403) 
ਬਡਾਈ -- 1. ਮਹਿਮਾ, ਵਡਿਆਈ, ਸੋਭਾ 
“ਆਪ ਜਾਨੈ ਸਾਧ ਬਡਾਈ। ” 
-- ਗਉ ੫, ਸੁਖ ੭, ੩ : ੯ (271) 
“ਕਾਚੀ ਗਾਗਰਿ ਨੀਰੁ ਪਰਤੁ ਹੈ ਇਆਤਨ ਕੀ 
ਇਹੈ ਬਡਾਈ।” (ਭਾਵ ਗੁਣ ਲਛਣ) 


-- ਸੋਰ ਕਬ, ੨, ੧ : ੨ (654) 


2.. ਵਡਾਪਣ ਰ 
“ਕਬੀਰ ਬਾਂਸੁ ਬਡਾਈ ਬੂਛਿਆ ਇਉ ਮਤ ਡੂਬਹੁ 
ਕੋਇ।”” _ -- ਸਲੋ ਕਬ, ੧੨ : ੧ (1365) 
ਬਡਾਨੰ -- ਵਡਾ 


“ਮਨ ਧਨੂ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨ ਕਵਨ 
ਉਪਮਾ ਦੇਉ ਬਡੇ ਤੇ ਬਡਾਨੰ । ” 
-- ਸਮੁਂ ੫, ੪ : ੩ (1386) 
ਬਡਾਨੀ -- ਵਡਾ, ਬਲੀ, ਡਾਢਾ ਅਤਿ ਪ੍ਰਬਲ 
“ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੂ ਬਡਾਨੀ 


ਰੇ।” - ਬਿਲਾ ਕਬ, ੧, ੨ : ੨ (855) 


ਬਡਿਆਈ ਰ 1640 ਬਣਜੇ 


“ਅਨਿਕ ਰਾਜ ਭੋਗ ਬਡਿਆਈ।” - ਸਮ ੫, ੧੧" : ੩ (1389) 
- ਗਉ ੫, ਸੁਖ ੨੦, ੮ : ੩ (290) | ਹੋਰ ਰੂਪ - ਬਢਾਇਓ -- 
ਬਡੀ -- ਵਡੀ [ਜਨਮ ਮਰਨ ਮਨ ਮੋਹੁ ਬਢਾਇਓ।” 
` “ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ (ਵਧਾਇਆ) 
ਟਰਿਓ। ” -- ਆਸਾ ਕਬ, ੩੨. ੨ : ੧ (483) - ਗਉਂ ੫, ਬਾਅ ੨ : ੬ (250) 
ਬਡੀਰੇ -- ਵਡੇ ਕੀਤੇ, ਵਡਿਆਏ, ਨਿਵਾਜੇ ਹੋਏ ਬਢਾਈ - 
“ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ "ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ 
ਝਗਰਤ ਪਾਪ।”-- ਸਾਰ ੪, ੭, ੧" : ੨ (1200) ਬਢਾਈ। ” (ਵਧਾਈ) 
- ਮਾਰੂ ੯, ੧, ੧ : ੨ (1008) 


ਬਡੇ -- ਵਡੇ, ਉਤਮ ਰ੍ ਰ 
`_ “ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।” ਬਢਾਵਹਿ -- ਕਟਾਵੇਂ 
- ਗਉਂ ੫, ਸੁਖ ੧੨ਸ : ੨ (278) ਜੇ ਤਖਤਿ ਬੈਸਾਲਹਿ ਤਉ ਦਾਸ ਤੁਮਾਰੇ ਘਾਸੁ 





“ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਬਢਾਵਹਿ ਕੇਤਕ ਬੋਲਾ ।” 
ਮੁਰਾਰ।” (ਉਤਮ) - ਸਾਰ ੫, ੩੬, ੨ : ੧(1211) 
- ਗੂਜ ੧, ਅਸ ੨, ੭ : ੧ (504) ਬਢਿਓ -- ਵੱਧਿਆ 
ਹੋਰ ਰੂਪ -- ਬਡੈ -- “ਸੁਤ ਬਨਿਤਾ ਸਾਜਨ ਸੁਖ ਬੰਧਤ ਤਾ ਸਿਉ ਮੋਹੁ 
“ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ [__ਬਢਿਓ ਸੁਘਨਾ।”-- ਸਮੁ ੫, ੪” : ੩ (1387) 
ਭਾਗਿ ਲਿਵ ਲਾਗੀ।” (ਵਡੇ) ਬਢੀ -- ਵਧੀ 
- ਸੋਰ ਚਵਿ, ੪, ੩ : ੧ (658) | "ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ 
ਬਡੋ -- ਫਿਰਿ ਤਾਨਿਆ।” 
“ਗਰਬੁ ਬਡੋਂ ਮੂਲੂ ਇਤਨੋ।” (ਵਡਾ, ਬਹੁਤ) , - ਆਸਾ ਧੰਨਾ, ੧, ੧ : ੨ (487) 
ਰ -- ਗਉ ੫, ੧੪੮", ੧" : ੧ (212) | ਹੋਰ ਰੂਪ -- ਬੰਢੈ -- 
ਬਡੋ -- “ਨਾ ਓਹੁ ਬਢੈ ਨ ਘਟਤਾ ਜਾਇ। ”. 
“ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ -- ਗਉ ਨਾਮ, ਥਿਤੀ ੩ : ੩ (343) 


ਬਿਕਲ ਬਡੋ ਅਭਿਮਾਨੀ।” (ਵਡਾ) ਬਣਈ -- ਬਣਦਾ, ਬਣ ਜਾਂਦਾ 
- ਸਮੁ ੫, ੧ : ੩ (1387) | “ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ 


ਬਢਹਿ -- ਵਧਦੇ ਹਨ ਮਛੀ ਨੋ ਤਾਰ ਲਾਵੈ।” 

“ਬੋਲਤ ਬੋਲਤ ਬਢਹਿ ਬਿਕਾਰਾ।” - ਰਾਮ ੫, ਵਾਰ ੭ਸ, ੫, ੧ : ੬ (960) 
- ਗੋਂਡ ਕਬ, ੧, ੩ : ੧ (870) | ਬਣਸਪਤਿ -- ਬਨਾਸਪਤੀ, ਸਬਜ਼ੀ, ਬ੍ਰਿਛ ਬੂਟੇ 

ਬਢੰਤਉ -- ਵੱਧਦਾ ਆਦਿ 

“ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ | _''ਆਪੇ ਭਾਰ ਅਨਾਰਹ ਬਣਸਪਤਿ ਆਪੇ ਹੀ ਫਲ 

ਜਾਇ।”” _-- ਸਲੋ ਕਬ, ੨੦੮ : ੧ (1375) ਲਾਏ।”” __-- ਬਿਹਾ ੪, ਵਾਰ ੧੫ : ੧ (554) 

ਬਢਨ -- ਵਧਨ ਬਣਜੁ -- ਲੈਣ ਦੇਣ, ਬਪਾਰ 


'ਬਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ | _''ਐਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ 
ਤਿਲੁ ਸਾਰ। ”-- ਗਉ ੫, ਬਾਅ ੨੧ਸ : ੧(254) | _ ਭੂਖ ਪਿਆਸਾ ਹੇ।” 

ਬਢਾਇ -- ਵੱਧਾ ਲੈਂਦੀ ਹੈ - ਮਾਰੂ ੫, ਸੋਲਾਂ ੨, ੪ : ੩ (1072) 
ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਣਜੇ -- ਲੈਣ ਦੇਣ, ਬਪਾਰ ਕਰੇ 


“ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ 
ਚਾਲਿਓ।”  - ਮਾਰੂ ੫, ੫, ੧ : ੨ (1000) 
ਬਣਤ -- 1. ਬਣਤਰ, ਬਣਾਵਟ, ਰਚਨਾ __ 
ਬਣਾਵਣਿਆ। ” 

-- ਮਾਝ ੩, ਅਸ ੨੭, ੧ : ੩ (125) 
“ਸਗਲੀ ਬਣਤ ਬਣਾਈ ਆਪੇ ।” 

-- ਮਾਝ ੫, ਅਸ ੩੬, ੯: ੧(13।) 





ਬਣਾਇ।” 
- ਗਉ ੪, ਵਾਰ ੨੩ਸ, ੪, ੨ : ੨ (313) 
“ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ 
ਸੇਵਾ ਬਣਤ ਬਣਾਈ।” 
-- ਵਡ ੪, ਵਾਰ ੫ : ੨ (588) 
“ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ 
ਬਣਤ ਬਣਾਇ। ” (ਪ੍ਰਬੰਧ/ਵਿਉੱਤਰਚ ਬਾਨੂੰ 


ਬੰਨ) -- ਮਲਾ ੧, ੭ : ੬ (1281) 
ਬਣਤਿਆਂ - ਬਣ ਜਾਂਦੇ ਹਨ 
“ਧਨੁ ਧਨੁ ਭਾਗ ਤਿਨਾ ਸਾਧ.ਜਨਾ ਹਰਿ ਕੀਰਤਨ 


ਗਾਇ ਗੁਣੀ ਜਨ ਬਣਤਿਆ। ” 

-- ਸੋਰ ੪, ਵਾਰ ੧੮ : ੩ (649) 
ਬਣਤੀ -- ਬਣਦੀ ਹੈ 
“ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ। ” 


-- ਰਾਮ ੩, ਵਾਰ ੩ : ੪ (948) 


ਬਣਤੈ -- ਪ੍ਰਬੰਧ ਵਿਚ 
“ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ । ”” 
-- ਗਉ ੪, ਵਾਰ ੨੪ : ੩ (314) 
ਬਣਾ -- ਬਣੀ, ਬਣਿਆ 
“ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ। ” 
-- ਆਸਾ ੫, ਛੰਤ ੭, ੨ : ੨ (457) 
“ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ 
ਬਣਾ।  -- ਆਸਾ ੫. ਛੰਤ ੭, ੨ : ੫ (457) 
ਬਣਾਇ -- ਬਣਾ ਕੇ, ਰਚ ਕੇ ਸਿਰਜ ਕੇ 
“ਮਾਇਆ ਜਾਲੂ ਪਸਾਰਿਆ ਭੀਤਰਿ ਚੋਗ 
ਬਣਾਇ। ” _ -- ਸਿਰੀ ੫, ੯੧, ੩ : ੧ (50) 


1641 








ਛਤੁ ਸਚਾ ਹਰਿ ਬਣਾਇ। ? (ਭਾਵ ਧਰ ਕੇ ਸ਼ੁਭ 
ਇਮਾਨ ਕਰਕੇ) 

-- ਵਡ ੪, ਵਾਰ ੧੧, ੩, ੧ : ੨ (590) 
“ਸਬਦਿ ਸਚੈ ਰੰਗੁ ਲਾਲੂ ਕਰਿ ਭੈ ਭਾਇ ਸੀਗਾਰੁ 
ਬਣਾਇ। ” (ਬਠਾਂਦੀ ਭਾਵ ਕਰਦੀ ਹੈ) 

- ਸੂਹੀ ੩, ਵਾਰ ੩ਸ, ੩, ੨ : ੪ (786) 


ਬਣਾਇਆ -- ਸਿਰਜਿਆ, ਰਚਿਆ 


“ਜਿਤੁ ਘਰਿ ਪਿਰਿ ਸੋਹਾਗੁ ਬਣਾਇਆ। ” 
`___- ਮਾਝ ੫, ੧੧, ੧ : ੧ (97) 
“ਅੰਦਰਿ ਹੀਰਾ ਲਾਲੂ ਬਣਾਇਆ। ” (ਭਾਵ 
ਰਖਿਆ) _- ਮਾਝ ੩, ਅਸ੬,੧:੧(112) 
ਹੋਰ ਰੂਪ -- ਬਣਾਈ -- 
“ਸਗਲੀ ਬਣਤ ਬਣਾਈ ਆਪੇ।” (ਸਿਰਜੀ, 
ਰਚੀ) -- ਮਾਝ ੫, ਅਸ ੩੬, ੯ : ੧(131) 
“ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ 
ਬਣਾਈ। ” (ਮਨ ਤੇ ਗਲ ਵਿਚ ਸਵਾਰ ਕੇ 
ਰੱਖਾਂ) -- ਗੂਜ ੧, ਅਸ ੩, ੮ : ੨ (504) 
ਬਣਾਈਅਨੁ -- 
“ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ 
ਅੰਮ੍ਰਿਤੁ ਪੀਆ।” (ਭਾਵ ਸਿਖਾਈ) 
-- ਬਿਹਾ ੪, ਵਾਰ ੭ : ੪ (551) 
ਬਣਾਈਆਂ -- 
“ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ 
ਜਿਨਿ ਬਣਾਈਆ। ” (ਬਣਾਇਆ, ਰਚਿਆ) 
-- ਗਉ ੪, ਵਾਰ ੨੩ : ੧ (313) 
ਬਣਾਏ -- 
“ਭੈ ਭਾਇ ਸੀਗਾਰੁ ਬਣਾਏ । (ਬਣਾਵੇ) 
-" ਮਾਂਝ ਡੇ, ਅਸ ੫, ਏ : ੧ (112) 
“ਪਿਰੁ ਪਰਦੇਸਿ ਸਿਗਾਰੁ ਬਣਾਏ।” (ਕਰੇ) 
- ਮਾਝ ੩. ਅਸ ੩੦, ੭ : ੧ (127) 
“ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ 
ਉਪਾਇ ਪ੍ਰਭਿ ਖੇਲੁ ਕੀਐ।”” (ਸਿਰਜੇ) 
- ਪ੍ਰਭਾ ੩, ੬, ੧ : ੧ (1334) 


ਬਣਾਵਹਿ -- ਸਿਰਜੇ, ਬਣਾਏ 


“ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ 
ਮੋਹੈਗਾ। ”-- ਮਾਰੂ ੫, ਸੋਲਾ ੧੧, ੯ : ੩ (1082) 


“ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਬਣਾਵਣਿਆ -- ਬਣਾਨਾ, ਭਾਵ ਕਰਨਾ 








- ਮਾਝ ਡੇ, ਅਸ ੩,੫: ੩ (110) 
ਹੋਰ ਰੂਪ -- ਬਣਾਵਣੀ -- 
“ਸਭ ਤੇਰੀ ਬਣਤ ਬਣਾਵਣੀ ਨਾਨਕ ਭਲ 
ਭਲਾ। ” (ਬਣਾਨੀ ਸਿਰਜਨੀ) 
-- ਗਉ ੪, ਵਾਰ ੯ਸ, ੪, ੨ : ੮ (304) 
ਬਣਾਵੈ -- 
“ਗੁਰ ਸਬਦੀ ਸੀਗਾਰੁ ਬਣਾਵੈ।” (ਬਣਾਏ 
ਭਾਵ ਕਰੇ)-- ਆਸਾ ੩, ੪੭, ੨ : ੨ (363) 
ਬਣਿ -- 1. ਬਣੀ, ਬਣਨ ਦੀ ਕਿਰਿਆ 
“ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉਂ ਬਣਿ 
ਆਈ। ”-- ਆਸਾ ੧, ਅਸ ੧੫, ੩ : ੨ (419) 
“ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ 
ਬਣਿਆਈ। ” (ਭਾਵ ਰਾਸ ਹੋ ਗਏ) 
- ਸੋਰ ੫, ੧੧, ੪ : ੧ (611) 
“ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ 
ਬਣਿ ਆਵੈ।” (ਭਾਵ ਮੁਆਫ਼ਤ ਆਵੇ) 
੍ -- ਰਾਮ ੫, ੪, ੨ ? ੨ (883) 
2. ਵਨ, ਜੰਗਲ 
“ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ 
ਕਹਣੁ ਨ ਜਾਈ।” 
- ਬਿਹਾ ੫, ਛੰਤ ੫, ੪ : ੫ (545) 
ਬਣਿਆ =- 1. ਹੋ ਗਿਆ, ਬਣ ਗਿਆ 


“ਊਚ ਨੀਚ ਸਚੁ ਇਕ ਸਮਾਨਿ ਕੀਟ ਹਸਤੀ । 


ਬਣਿਆ।”  -- ਗਉ ੫, ਵਾਰ ੭ : ੪ (319) 
“ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ 
ਸੀਗਾਰੁ।” (ਹੋਇਆ) 


ਸੂਹੀ ੩, ਅਸ ਤੇ, ੧੭ : ੨ (755) 


2. ਸਜਿਆ, ਸੋਭਨੀਕ ਹੋਇਆ, ਸੋਹਣਾ ਲਗ 


ਰਿਹਾ ਹੈ __ 
“ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ।” 
-- ਰਾਮ ਤੋ, ਅਨੰ ੩੪ : 6 
ਬਣੀ -- ਹੋ ਗਈ, ਬਣ ਗਈ 
“ਸਤਿਗੁਰ ਸੇਵਾ ਸਫਲ ਹੈ ਬਣੀ।” 
: - ਗਉਂ ੪, ੪੩, ੧ : ੧ (165) 
“ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ।” 





-- ਗਉਂ ੪, ਵਾਰ ੯ : ੩ (304) 
ਬਣੇ -- 
“ਸਭ ਸਿੰਗਾਰ ਬਣੇ ਤਿਸੁ ਗਿਆਨੇ।” 
ਗਏ, ਹੋਏ) 
ਬਣੁ -- ਬਾਗ 
ਬਿਸਲਿ ਆਣਿ ਤੋਖੀਲੇ ਹਰੀ।” 
- ਧਨਾ ਤ੍ਰਿਲੋ, ੧, ੫ : ੧ (695) 
ਬਣੇ -- 1. ਬਣ ਗਏ, ਹੋਏ, ਵੇਖੋ 'ਬਣੀ” 
2. ਫਬੇ, ਸ਼ੋਭਨੀਕ ਹੋਏ, ਜਚੇ 
“ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ 
ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ ।” 
-- ਭੈਰ ੪, ੭, ੩ : ੨ (1136) 
ਬਣੈ -- ।. ਬਣ ਜਾਵੇ, ਖੜੀ ਹੋ ਜਾਵੇ 
“ਜਾ ਕਉ ਮੁਸਕਲੂ ਅਤਿ ਬਫੈ ਢੋਈ ਕੋਇ ਨ 
ਦੇਇ।”” _-- ਸਿਰੀ ੫, ਅਸ ੨੬, ੧ : ੧ (70) 
2. ਬਣਦੀ/ਜਚਦੀ ਹੈ 
“ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬੜੈ 
ਅਰਦਾਸਿ।” 
-- ਆਸਾ ੧, ਵਾਰ ੨੨ਸ, ੨, ੩ : ੪ (474) 
ਬਤਊਆ -- ਗਲਬਾਤ, ਵਾਰਤਾਲਾਪ 
“ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ 
ਰਾਖੀਅਲੇ।” -- ਰਾਮ ਨਾਮ, ੧, ੧: ੨ (972) 
ਬਤਨ -- ਮੁਖ, ਮੂੰਹ 
“ਕਾਗ ਬਤਨ ਬਿਸਟਾ ਮਹਿ ਵਾਸ।” 
-- ਗਉ ੫, ਅਸ ੭, ੨ : ੨ (239) 
ਬੰਤਰ -- ਬਾਂਦਰ 
“ਬੰਤਰ ਚੀਤੇ ਅਰੁ ਸਿੰਘਾਤਾ।” 
੍ -- ਭੈਰ ਕਬ, ੧੩, ੪ : ੨ (1160) 
“ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝ 
ਅਪਾਰੁ । ” -- ਸਲੋ ੧, ੨੫ : ੨ (1412) 
(ਮਹਾਨਕੋਸ਼ ਇਥੇ ਅਰਥ “ਜੰਗਲ ਵਿਚ ਫਿਰਨ 
ਵਾਲੇ” ਕਰਦਾ ਹੈ) 


(ਬਣ 
੨ ਮਾਝ ੫, ੧੧, ੨ : ਦ €97) 








ਬਤਾਉਂ 1643 ਬਦਉ 
ਬਤਾਉ -- ਦਸ - ਗਉ ਕਬ, ਥਿਤੀ ੧੨ : ੪ (344) 
“ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ | ਹੋਰ ਰੂਪ -- ਬਤਾਵੈ -- 

ਤੁਹਿ ਰਾਥੈ।-- ਭੈਰ ਨਾਮ, ੯, ੪ : ੧ (1165) “ਗੁਰ ਗਮ ਗਿਆਨ ਬਤਾਵੈ ਭੇਦ। (ਦਸਦਾ 
ਬਤਾਇ -- ਦਸ ਹੈ) _-- ਗਉ ਕਬ, ਥਿਤੀ ੯ : ੩ (343) 
“ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਵਿ ਦਿ 
ਦੀਉ ਹੈ ਬਤਾਇ।” (ਭਾਵ ਖਬਰਦਾਰ ਕਰ - ” (ਦਸੇ) 

ਦਿਤਾ ਹੈ) __-- ਗੂਜ ੫, ੨੧, ੧“ : ੨ (500) - ਮਲ 8, ੯, ੧" : ੨ (1265) 
“ਜਾਤਿ ਜਨਮੁ ਨਹ ਪੁਛੀਐ ਸਚ ਘਰੁ ਲੇਹੁ ਬਤੀਸ -- ਬੱਤੀ, ਦੋ ਉਪਰ ਤੀਹ, ਗਿਣਤੀ ਦੀ 
ਬਤਾਇ। ” (ਭਾਵ ਜਾਣਨਾ, ਸਿਖਣਾ ਚਾਹੀਦਾ ਇਕ ਇਕਾਈ 

ਹੈ) _-- ਪ੍ਰਭਾ ੧, ੧੦, ੪ : ੧ (1330) | “ਨ ਸੋਹੈ ਬਤੀਸ ਲਖਨਾ। ” 

ਹੋਰ ਰੁਪ -- ਬਤਾਇਓ -- - ਭੈਰ ਨਾਮ, ੨, ੩ : ੨ (1163) 


-- ਗਉ ੫, ੧੨੩", ੧” : 

ਬਤਾਇਆ -- 
“ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ 
ਮਿਲਿਆ ਆਇ ਪ੍ਰਭੁ ਮੇਰੀ।” (ਦਸਿਆ) 
-- ਗਉ ੪, ੫੮, ੩ : ੧ (170) 


ਦੇ (202) 


_ ਬਤਾਈ -- 
“ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ 
ਦੇਇ ਬਤਾਈ। ” (ਦਸੇ ਦਸ ਦੇਵੇ) 
-- ਗਉ ੫, ੧੨੨", ੧” : ੨ (204) 
“ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ 
ਬਾਤ ਬਤਾਈ। ” (ਦਸੀ ਭਾਵ ਸਮਝਾਈ) 
-- ਸੋਰ ੯, ੩, ੩ : ੨ (632) 
'ਬਤਾਏ -- ਰੱ 
“ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੂ 
_ ਬਤਾਏ। ” (ਭਾਵ ਪੁੱਛ ਲਵਾਂਗੀ) 
-- ਤਿਲੰ ੧, ਅਸ ੧, ੫ : ੨ (725) 
ਬਤਾਵਉ -- ਦਸਾਂ, ਪ੍ਰਗਟ ਕਰਾਂ 
“ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ 
ਮਗਨਾਰੇ।”? __-- ਮਾਰੂ ੫, ੨, ੪ : ੧ (999) 
ਹੋਰ ਰੂਪ -- ਬਤਾਵਹੁ -- 
“ਸੋ ਸੁਖੁ ਮੋ ਕਉ ਸੰਤ ਬਤਾਵਹੁ । ” 
- ਗਉਂ ੫, ੮੧, ੧" 
ਬਤਾਵਤ -- ਦਸਦਾ ਸੀ 
“ਦੂਰਿ ਬਤਾਵਤ ਪਾਇਆ ਨੀਰਾ। ” 


(ਦਸੋ) 





੧੧ 1140) 





“ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੇ ਰਸਨਾ 
ਮਾਸ ਰਤੁ ਕੇਰੀ।”” 

-- ਗਉ ੪, ੫੧, ੩ : ੧(168) 

ਬਤੀਹ -- ਬੱਤੀ, ਦੋ ਉਪਰ ਤੀਹ, ਗਿਣਤੀ ਦੀ 
ਇਕ ਇਕਾਈ 

“ਬਤੀਹ ਸੁਲਖਣੀ ਸਚੁ ਸੰਤਤਿ ਪੂਤ। ” 

-- ਆਸਾ ੫, ੩, ੩ : ੧ (371) 
ਬਦ -- ਭੈੜੇ 
“ਦਸ ਅਉਰਾਤ ਰਖਹੁ ਬਦ ਰਾਹੀ। ” 


- ਮਾਰ ੫, ਸੋਲਾ ੧੨, ੪ : ੨ (1083) 


“ਬਨਿਤਾ ਛੋਡਿ ਬਦ ਨਦਰਿ ਪਰ ਨਾਰੀ।” (ਭੈੜੀ, 
ਬੁਰੀ) _-- ਪ੍ਰਭਾ ੫, ਅਸ ੨, ੫ : ੩ (1348) 
ਬੰਦ -- ।. ਬੰਦਨਾ ਪ੍ਰਣਾਮ, ਨਮਸਕਾਰ 


ਕੀਤ।” -- ਸਿਰੀ ੫, ਅਸ ੨੬, ੭ : ੩ (70) 
“ਕਲਿ ਭਗਵਤ ਬੰਦ ਚਿਰਾਮੰ।” 
- ਪ੍ਰਭਾ ਬੇਣੀ, ੧, ੧" 


: ੧ (1351) 
2. ਬੰਨ੍ਹਣ ਵਾਲੇ 
` “ਲਸਕਰ ਤਰਕਸ ਬੰਦ ਬੰਢ ਜੀਉ ਜੀਉ ਸਗਲੀ 
ਕੀਤ। ”-- ਸਿਰੀ ੫, ਅਸ ੨੬, ੭ : ੩ (70) 
3. ਬੰਧਨ, ਬੰਨ੍ਹਣ ਦੀ ਸ਼ਕਤੀ 
ਛੋਰੇ।” -- ਆਸਾ ਕਬ, ੧੮, ੫ : ੧ (460) 
ਬਦਉ -- ਆਖਦਾ ਕਹਿੰਦਾ 
“ਹੋਰ ਕਥਨੀ ਬਦਉ ਨ ਸਗਲੀ ਛਾਰੁ ।” 
-- ਰਾਮ ੧, ਅਸ ੪, ੨ : ੪ (904) 


ਬੰਦਉ -- 1. ਬੰਦਾ, ਸੇਵਕ 
“ਬੰਦਉ ਹੋਇ ਬੰਦਗੀ ਗਹੈ।” 
- ਗਉ ਕਬ, ਬਾਅ ੨੯ : ੩ (341) 
2. ਨਮਸਕਾਰ ਕਰਾਂ 
ਬਾਰ।  - ਸੂਹੀ ੫, ੪੨, ੩ : ੨ (745) 
ਬਦਉਗਾ -- ਮੰਨਦਾ, ਮਨਜੁਰ ਕਰਨਾ 
“ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈਨ ਬਦਉਗਾ 
ਭਾਈ।” _-- ਆਸਾ ਕਬ, ੮, ੨ : ੧ (477) 
ਬੰਦਸਿ -- ਬਣਾਵਟ ਦਾ, ਸਕਲ ਦਾ ਭਾਵ ਵਰਗਾ 
ਜਿਹਾ 








“ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ 


_ਭਾਣਾ।” 
- ਰਾਮ ੫, ਵਾਰ ੧ੋਪਸ, ੫, ੧ : ੧ (964) 
ਬੰਦਹਿ -- ਬੰਦਨਾ ਕਰੇ 
“ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ 
ਗੁਰਮੁਖਿ ਕਹੀਐ।” 

- ਸਵ ੪, ਗਯੰ ੧ : ੧੮ (1401) 
ਬਦਹੁ -- ਬਿਦਨਾ, ਸੂਰਤ ਲਾਉਣੀ 
“ਬਦਹੁ ਕੀ ਨ ਹੋਡ ਮਾਧਉ ਮੋ ਸਿਉ।” 
ਰ੍ - ਸਾਰ ਨਾਮ, ੨, ੧” : ੧ (1252) 
ਬੰਦਕ -- ਬੰਧਨਾ ਕਰਨ ਵਾਲਾ 
“ਬੰਦਕ ਹੋਇ ਬੰਧ ਸੁਧਿ ਲਹੈ।” 

- ਗਉ ਕਬ, ਬਾਅ ੨੯ : ੪ (342) 
ਬੰਦਗੀ -- ਭਗਤੀ (ਫ. ਬੰਦਗੀ) 
“ਬੰਦੇ ਬੰਦਗੀ ਇਕਤੀਆਰ।” 

- ਗਉ ਕਬ, ੬੯, ੧" 
“ਸੇਖ ਫਰੀਦੈ ਖੈਰੁ ਦੀਜੈ ਬੰਢਗੀ।” 

- ਸਲੋ ਫਰ, ੧, ੪ : ੨ (488) 
“ਆਖੀ ਸੇਖਾਂ ਬੰਦਗੀ ਚਲਣੁ ਅਜੁ ਕਿ ਕਲਿ।” 

(ਸੇਖਾਂ ਨੂੰ ਆਖੀਂ ਕਿ ਭਗਤੀ ਕਰੋ) 

-- ਸਲੋ ਫਰ, ੯੭ : ੩ (1383) 
(ਮਹਾਨਕੋਸ਼ ਇਥੇ ਅਰਥ “ਸਲਾਮ” ਕਰਦਾ ਹੈ) 
ਬਦਤਿ -- ਕਹਿੰਦਾ ਹੈ 
“ਐਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨ 

ਰਾਮਈਆ। ”-- ਸਿਰੀ ਤਿਲੋ, ੨, ੫ : ੨ (92) 
ਬਦਦੁਆਇ-- ਬਦ ਅਸੀਸ, ਦੁਰ ਅਸੀਸ 


: ੧ (336) 


1644 
“ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ। ” 





ਬਦਨੈ 


- ਸਿਰੀ ੫, ੭੧, ੩ : ੧ (42) 
ਬਦਨ -- ਮੂੰਹ, ਮੁਖ 
“ਜਿਨਿ ਧਨ ਪਿਰ ਕਾ ਸਾਦੁ ਨ ਆ ਸਾ 
ਬਿਲਖ ਬਦਨ ਕੁਮਲਾਨੀ। ” 
ਅ= ਮਿਥੀ ਬਰ. ਭਿ, ੧” : ੧ (1255) 
“ਜੈਸੇ ਦਰਪਨ ਮਾਹਿ ਬਦਨ ਪਰਵਾਨੀ।” 
ਰ - ਕਾਨ ਨਾਮ, ੧, ੧ : ੨ (1318) 
ਬੰਦਨ -- ਬੰਧਨਾ, ਪ੍ਰਣਾਮ, ਨਮਸਕਾਰ 
"ਪੂਜਾ ਅਰਚਾ ਬੰਦਨ ਦੇਵਾ ਜੀਉ।” 
- ਗਉਂ ੫, ੧੬੭”, ੩ : ੨ (217) 


-- ਗਉ ੫, ਥਿਤੀ ੨ਸ : ੧ (296) 
ਬਦਨਾਉ -- ਬਦਨਾਮ, ਬੁਰੀ ਸੋਭਾ ਵਾਲੀ 
“ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ 
ਬਦਨਾਉ। ” ਰ੍‌ 

- ਸੇਰ ੪, ਵਾਰ ੭ਸ, ੩, ੨ : ੨ (645)- 
ਬਦਨਾਵੀ -- ਬਦਨਾਮੀ 
“ਜੋ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ 
ਏਈ।”” _ -- ਰਾਮ ੧, ਅਸ ੧, ੩ : ੨ (902) 
ਬਦਨਿ -- ਮੁਖ ਦੁਆਰਾ, ਮੂੰਹ ਰਾਹੀਂ 
'ਅਮਿਉ ਰਸਨਾ ਬਦਨਿ ਬਰਦਾਤਿ ਅਲਖ ਅਪਾਰ 
ਗੁਰ ਸੂਰ ਸਬਦਿ ਹਉਮੈ ਨਿਵਾਰ੍ਉ।” 

- ਸਵ ੫, ਕਲ ੯ : ੧ (1408) 
ਇਤ ਮੂੰਹ ਦੁਆਰਾ, ਜੁਬਾਨੀ 
“ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ।” 

- ਸਿਰੀ ੩, ੫੦, ੧ : ੨ (33) 
(ਕਥਨੀ ਬਦਨੀ ਜੁਬਾਨੀ ਗੱਲਾਂ ਬਾਤਾਂ ਫੋਕਟ ਗੱਲਾਂ) 
ਬਦਨੁ -- ਮੂੰਹ ਭਾਵ ਚਿਹਰਾ 
“ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ 
ਕੁਮਲਾਇ। ” 

` ਗੂਜ ੩. ਵਾਰ ਪਸ, ੩, ੧ : ੪ (510) 
ਬਦਨੈ -- ਮੂੰਹ ਤੋਂ 
“ਬਦਨੈ ਬਿਨੁ ਖਿਰ ਖਿਰ ਹਾਸਤਾ।” 


- ਬਸੰ ਕਬ, ੩, ੨ : ੨ (1194) 


ਬਦਫੈਲੀ 


1645 





ਬਦਫੈਲੀ - !. 


ਕੁਕਰਮੀ, ਦੁਰ ਅਚਾਰੀ, 


ਮੰਦ ਕਰਮੀ ਰ੍ 
“ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ।” 


-- ਸਿਰੀ ੧, ਅਸ ੧੬,੪: ੩ (63) | 


2. ਬੁਰੇ ਕੰਮ, ਮੰਦੇ ਕੰਮ 
“ਖਾਇ ਖਾਇ ਕਰੇ ਬਦਫੈਲੀ ਜਾਣੂ ਵਿਸੂ ਕੀ 
ਵਾੜੀ ਜੀਉ।” 

-- ਮਾਝ ੫, ੩੭, ੨ : ੩ (105) 
ਬਦਬਖਤ -- ਅਭਾਗਾ, ਮੰਦ ਭਾਗਾ (ਫ. ਬਦਬਖ਼ਤ) 
_“ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ 

ਬੇਬਾਕ।” - _ -- ਤਿਲੰ ੧, ੧, ੪ : ੧ (721) 
ਬਦਰਾ -- (ਅੰ. ਬਦਰਾਹ) ਥੈਲਾ, ਤੋੜਾ 
“ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ 

ਆਣਿ।” 

- ਸੂਹੀ ੩, ਵਾਰ ੧੨ਸ, ੧, ੧ : ੧ (789) 
ਬਦਲਹਾ -- ਬਦਲੇ, ਇਵਜ਼ ਵਿਚ 
“ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ 
_ ਬਦਲਹਾ। ” _- ਸਾਰ ੫, ੪, ੧ : ੧ (1203) 
ਬਦਲਾਹੁ -- ਬਦਲ ਜਾਂਦੀ ਹੈ, ਤਬਦੀਲ ਹੋ ਜਾਂਦੀ 

ਹੈ 

“ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ 

ਬਦਲਾਹੁ । ” 

-- ਸੋਰ ੪, ਵਾਰ ੨੨ਸ, ੩, ੧ : ੩ (651) 
ਬਦਲਾਵਨਿ -- ਵੱਟੇ ਵਿਚ, ਬਦਲ ਵਿਚ 
“ਆਨ ਦੇਵ ਬਦਲਾਵਨਿ ਦੈਹਉ।” 

- ਗੋਂਡ ਲਾਮ, ੬, ੧" : ੨ (874) 
ਬਦਲੀ -- ਤਬਦੀਲ ਹੋਈ, ਉਲਟੀ 

ਸਿਧਿ ਪਾਈ। ”-- ਗਉ ਕਬ, ੭੨, ੨ : ੨ (339) 
ਬਦਲੇ -- ਬਦਲ ਵਿਚ, ਵੱਟੇ ਵਿਚ, ਇਵਜ਼ 


-- ਗਉ ੧, ੧੮, ੧ : ੨ (156) 


-- ਸਿਰੀ ੧, ੨੨, ੩ : ੩ (22) 








ਬੰਦਾ -- ।. (ਫਾ. ਬੰਦਾਹ) ਦਾਸ, ਸੇਵਕ 
“ਵਖਤੁ ਵੀਚਾਰੇ ਸੁ ਬੰਢਾ ਹੋਇ।” _ 
-- ਸਿਰੀ ੪, ਵਾਰ ੪ਸ, ੧, ੧ : ੨ (984) 
“ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ।” (ਭਾਵ 


ਗੁਲਾਮ) __-- ਆਸਾ ੫, ੧੦੩, ੧ : ੧ (396) 
2. ਮਨੁੱਖ 

“ਨਾ ਜਮ ਕਾਣਿ ਨ ਛੰਦਾ ਬੰਦਾ।” (ਮਨੁੱਖ ਦੀ 

ਮੁਥਾਜੀ) ਰ੍ 


- ਮਾਰੂ ੧, ਸੋਲਾ 8, ੧੪ : ੨ (1024 
ਬੰਨ੍ਹ” -- ਸਲੋ ਫਰ, ੧੦੦ : ੨ (1383) 
“ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ। ” 
- ਤਿਲੰ ੫, ੧, ੪ : ੨ (723) 
ਬਦਿ - ਆਖ ਕੇ ਭਾਵ ਜੋਪ, ਉਚਾਰੋ 
“ਬਦਿ ਅੰਮ੍ਰਿਤ ਤਤ ਮਾਇਅੰ।” 
- ਗੂਜ ਜੈਢੇ, ੧, ੧੯ : ੨ (526) 
ਬੰਦਿ -- ਬੰਧਨ, ਕੈਦ, ਬੰਦੀ 
“ਬੰਢਿ ਖਲਾਸੀ ਭਾਣੈ ਹੋਇ।”” 
-- ਜਪੁ ੧, ੨੫ : ੧੦ (5) 
ਬੰਦਿਗੀ -- ਭਗਤੀ 
“ਕਰਿ ਬੰਦਿਗੀ ਛਾਡਿ ਮੈ ਮੇਰਾ।” 
- ਸੂਹੀ ਰਵਿ, ੨, ੨ : ੩ (794) 
ਬਦੀ -- (ਫਾ. ਬਦੀ) ਬੁਰਾਈ ਰ੍ 
“ਜੇ ਬਦੀ ਕੇਰ ਤਾ ਤਸੂ ਨ ਛੀਜੈ।” (ਬੁਰਾਈ ਭਾਵ 
ਨਿੰਦਾ) -- ਧਨਾ ੧, ੬, ੧ : ੨ (662) 
“ਸਬ ਰੋਜ ਗਸਤਮਦਰ ਹਵਾ ਕਰਦੇਮ ਬਦੀ 
ਖਿਆਲ। ” __-- ਤਿਲੰ ੧, ੧, ੩ : ੧ (721) 
ਬੰਦੀ -- ।. ਦਾਸੀ, ਸੇਵਕਾ 
ਕਾਰ। ”-- ਸਿਰੀ ੪, ਵਾਰ ੧੮ਸ, ੩, ੨:੨ (90) 
2. ਬੰਧਨ, ਕੈਦ 
ਬੰਦੀ ਮੋਚ । -- ਮਾਝ ੫, ਬਾਰਾ ੯ : ੮ (135) 
3. ਬੰਦਸ, ਦਾਸ ਭਾਵ 
“ਬੰਦੀ ਅੰਦਰਿ ਸਫਿਤਿ ਕਰਾਏ ਤਾ ਕਉ ਕਹੀਐ 


ਬਦੀਆ 


1646 


ਬੰਧਹਿ 





ਬੰਦਾ।” 
4. ਗੁਲਾਮੀ 
“ਜਗੁ ਬੰਦੀ ਮੁਕਤੇ ਹਉ ਮਾਰੀ।” 
-- ਆਸਾ ੧, ਅਸ ੩, ੬ : ੧ (413) 
_ ਬਦੀਆ -- ਬੁਰਾਈਆਂ, ਪਾਪ 
“ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ 
ਮਾਨੁ ਅਭਿਮਾਨੁ ।” 


-- ਆਸਾ ੧, ੩੬, ੪ : ੨ (359) 


- ਆਸਾ ੧, ਵਾਰ ੩ਸ, ੧, ੨ : ੬ (464) ' 


ਬੰਦੀਖਾਨਾ -- ਜੇਲ੍ਹ, ਕਾਰਾਗਾਰ, ਕੈਦਖਾਨਾ 
“ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ।” 
ਰ੍ - ਬਸੰ ੧, ਅਸ ੮, ੩ : ੨ (1191) 
ਬਦੁਖ -- ਦੁਖ 
“ਮਝ ਭਰਿ ਦੁਖ ਬਦੁਖ।” 
- ਮਾਰੂ ੩, ਵਾਰ ੧੪ਸ, ੧, ੩ : ੩ (1091) 
ਬੰਦੇ -- ।. ਹੇ ਮਨੁੱਖ, ਹੇ ਜਨ (ਫ. ਬੰਦਾ) 
“ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ 
ਜਾਹੀ।” ਰ੍ 
2. ਸੇਵਕ, ਦਾਸ 


ਭਾਵੈ । ”-- ਆਸਾ ਕਬ, ੧੭, ੧ : ੧ (480) 


“ਦਰਪਣ ਤੇ ਨਿਰਣੈ ਇਸ ਦੇ ਅਰਥ 'ਬੰਦੇ” ਭਾਵ | 


ਜੀਵ ਹੀ ਕਰਦਾ ਹੈ) 


“ਨਗਜ ਤੇਰੇ ਬੰਢੇ ਦੀਦਾਰੁ ਅਪਾਰੁ।” (ਭਾਵ 


ਜਗਤ) _-- ਭੈਰ ੫, ੧੦, ੧ : ੧(1138) 
3. ਜੀਵ, ਮਨੁੱਖ, ਲੋਕ 
“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ 
ਸਭ ਬੰਦੇ । ”” 

- ਪ੍ਰਭਾ ਕਬ, ੩, ੧ : ੧ (1349) 
ਬਦੈ -- ਬਦਣਾ, ਗਿਣਤੀ ਵਿਚ ਲਿਆਉਣਾ 
“ਕਿਸੈ ਨ ਬੰਦੈ ਆਪਿ ਅੰਹਕਾਰੀ।” _ 

-- ਗਉ ੫. ਸੁਖ ੧੨, ੨ : ੭ (278) 
ਬੰਧ -- 1. ਬੰਧਨ ਰ 
“ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ 
`_ਪਰੇ।”” __-- ਗਉ ੫, ੧੫੯", ੨ : ੧ (214) 
“ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ 

ਬਿਸੂਰ।” (ਭਾਵ ਉਲਝਨਾਂ) 


-- ਟੋਡੀ ੫, ੨੩, ੧ : ੨ (716). 











2. ਰੋਕ, ਰੁਕਾਵਟ, ਵਿਘਨ 
“ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ 
ਬੰਧ।” -- ਗਉ ੫, ਬਾਅ ੩੦ਸ : ੧ (256) 
3. ਬੰਧਨਾ ਵਿਚ, ਬਝਾ ਹੋਇਆ 
“ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ।” 
- ਗਉ ੫, ਸੁਖ ੨੧, ੨ : ੨ (29।) 
“ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ 
ਵਖਾਣੇ।” 
“ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ 
ਵਿਚਾਰੇ । ”-- ਬਿਲਾ ਡ, ੧, ੨ : ੨;੩ (796) 
“ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ 
ਮੇਰੇ ਦਾਸ।” (ਬਝਾ ਭਾਵ ਖਿਚਿਆ ਹੋਣਾ) 
-- ਸਾਰ ਨਾਮ, ੩, ੨ : ੧ (1253) 
4. ਸਬੰਧੀ 
-- ਗਉ ਕਬ, ਬਾਅ ੨੯ : ੪ (342) 
“ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ 
ਕੀਨਾ।” -- ਤਿਲੰ ੯, ੨, ੧ : ੧ (726) 
5. ਬੱਝਾ, ਗੁਸਿਆ 
“ਰੋਗ ਬੰਧ ਰਹਨੁ ਰਤੀ ਨ ਪਾਵੈ।”_ 
- ਭੈਰ ੫, ੨੦, ੩ : ੩ (1141) 
“ਅੰਧ ਬਿਉਹਾਰ ਬੰਧ ਮਨ ਧਾਵੈ ।”” 
ਰ੍ -- ਭੈਰ ੫, ੨੮, ੨ : ੩ (1143) 
6. ਬੰਨ੍ਹ 
“ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ 
ਜਾਵਤ। ` -- ਸਾਰ ੫, ੯, ੧ : ੨ (1205) 
ਹੋਰ ਰੂਪ -- ਬੰਧਉ -- 
ਹਉ ਬੰਧਉ ਹਉ ਸਾਧਉ ਬੈਰੁ।” (ਮੈਂ' ਬੰਨ੍ਹ 
ਲਵਾਂਗਾ) -- ਗਉ ੫, ੭੮, ੩ : ੨ (178) 
ਬਧਹਿ -- ਵੱਧੇ, ਜ਼ਿਆਦਾ ਹੋਏ 
“ਤਿਲੁ ਨਹੀ ਬਧਹਿ ਘਟਹਿ ਨ ਘਟਾਂਏ।” 
- ਮਾਰੂ ੫, ਸੋਲਾ ੧੪, ੧੩ : ੨ (1086) 
ਬੰਧਹਿ -- 1. ਬੰਧਨਾਂ ਵਿਚ 
“ਬਹੁ ਬੰਧਹਿ ਪਰੀਆ।” 
- ਬਿਹਾ ੫, ੧, ੩ : ੩ (537) 
2. ਬੰਨ੍ਹਦਾ ਰਹਿੰਦਾ ਹੈ 
“ਮਿਥਿਆ ਮੋਹ ਬੰਧਹਿ ਨਿਤ ਪਾਰਚ।” 


- ਸੂਹੀ ੫, ੩੩, ੧ : ੨ (743) 


ਬਧਕ 


1647 


੪੧ 


ਬੱਧਵ 


ਹੋਰ ਰੂਪ -- ਬੰਧਹੁ -- | -- ਬਿਹਾ ੪, ਵਾਰ ੧੧ਸ, ੪, ੧ : ੧ (552) 


“ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ।” 
(ਬੰਨੋ) _ _-- ਸਿਰੀ ੫, ੯੦, ੧ : ੨ (49) 
ਬਧਕ -- ਕੈਦੀ, ਬਧੇ ਜਕੜੇ ਹੋਏ 
“ਤੈ ਗੁਣ ਬਧਕ ਮੁਕਤਿ ਨਿਰਾਰੀ।” 
- ਮਾਰੂ ੩, ਸੋਲਾ ੬, ੧੩ : ੨ (1049) |. 
ਬੰਧਕਾਰੀ -- ਬੰਨ੍ਹਣ ਵਾਲੇ ਰ 
“ਆਸਾ ਮਨਸਾ ਬੰਧਨੀ ਭਾਈ ਕਰਮ ਧਰਮ 


ਬੰਧਕਾਰੀ। -- ਸੋਰ ੧, ਅਸ ੨, ੧ : ੧ (635) 
ਬਧਕਿ -- ਸ਼ਿਕਾਰੀ ਨੇ 
ਵਸਗਤਿ ਖਰਿਆ।” 


-- ਕਾਨ ੪, ੧, ੨ : ੨ (1294) 


ਬੰਧਚਿ -- ਬੰਨ੍ਹਣ ਵਾਲਾ, ਬੰਧਨਾ ਵਿਚ ਫਸਾਉਣ 
ਵਾਲਾ 
“ਬੰਧਚਿ ਬੰਧਨ ਪਾਇਆ।” (ਭਾਵ ਮਾਇਆ) 
-- ਰਾਮ ਕਬ, ੧੦, ੧ : ੧ (971) 
ਬੰਧਨ -- ।. ਫਾਹੀ, ਜੰਜਾਲ, ਪਕੜ 
ਪਿਆਰਿ। ” _ -- ਸਿਰੀ ੧, ੫੧, ੨ : ੨ (33) 
2. ਬੰਨ੍ਹਣ ਦਾ 
“ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।” 
- ਸੂਹੀ ਫਰ, ੨, ੧ : ੧ (794) 
3. ਜਿਸ ਨਾਲ ਬੇੜੀ ਆਦਿ ਬੰਨ੍ਹੀਏ 
“ਬੰਧਨ ਕਾਟਿ ਤਰੈ ਹਰਿ ਨਾਇ।” 
ਰ੍ -- ਗਉ ੫, ੧੪੭, ੪” : ੨ (195) 
ਬੰਧਨ ਛੋਰਿ - ਬੰਧਨਾ ਨੂੰ ਖੋਲ੍ਹ/ਤੋੜਨ ਵਾਲਾ 








“ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ` 


ਬੰਧਨ ਛੋਰਿ।” -- ਜੈਤ ੫, ੯, ੨ : ੨ (701) 
ਬੰਧਨ-ਮੁਕਤੁ -- ਬੰਧਨਾ ਤੋਂ ਮੁਕਤ ਕਰਨ ਵਾਲਾ 
“ਬੰਧਨ-ਮੁਕਤੁ ਸੰਤਹੁ ਮੇਰੀ ਰਾਖੈ ਮਮਤਾ।” 

- ਸਿਰੀ ੫, ੯੭, ੩ : ੨ (52) 
ਬੰਧਨਾ -- ।. ਬੰਧਨ, ਪਕੜ, ਫਾਹੀ 
“ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ।” 
- ਆਸਾ ੧, ਵਾਰ ੭ਸ, ੧, ੨ : ੨ (466) 
“ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ 
ਕਮਾਹਿ।” (ਬੰਨ੍ਹਣ ਵਾਲਾ ਭਾਵ ਬੰਧਨ) 








ਬੰਧਨਿ -- ।. ਬੰਧਨ ਵਿਚ 
ਰਿ 
ਭਵਾਇਆ। ” -- ਸਿਰੀ ੩, ੨੪, ੪ : ੧ (69) 
“ਬੰਧਨਿ ਬਿਨਸੈ ਮੋਹਵਿਕਾਰ। ” (ਬੰਧਨ ਸਦਕਾ) 

-- ਆਸਾ ੧, ਅਸ ੧੦, ੧ : ੨ (416) 

2. ਰਸੀ, ਉਹ ਵਸਤ ਜਿਸ ਨਾਲ ਕਿਸੇ ਨੂੰ ਬੰਨ੍ਹਿਆ 
ਜਾਵੇ 
“ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ 
ਬਲਿ ਜਾਈ। ”-- ਪ੍ਰਭਾ ੧, ੯, ੧ : ੧ (1329) 
ਬੰਧਨੀ -- ਬੰਧਨ ਪਾਣ ਵਾਲੀ 
ਬੰਧਕਾਰੀ।””-- ਸੋਰ ੧, ਅਸ ੨, ੧ : ੧ (635) 
ਬੰਧਨੁ -- 1. ਫਾਹੀ, ਬੰਧਨ, ਜਾਲ 
“ਬੰਧਚਿ ਬੰਧਨੁ ਮਾਇਆ।” 
-- ਰਾਮ ਕਬ, ੧੦, ੧: ੧ (971) 
2. ਜੋੜ, ਮੇਲ ਸੰਗਠਿਤ 
“ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ 
ਕੋਟੁ ਰਚਾਇਦਾ।” 

- ਮਾਰੂ ੧, ਸੋਲਾ ੧੬, ੧ : ੩ (1036) 
ਬੰਧਪ -- ।. ਰਿਸ਼ਤੇਦਾਰ, ਸੰਬੰਧੀ, ਸਾਕ 
“ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ 

ਨਾਰਿ।” -- ਸਿਰੀ ੧, ਅਸ ੧੩, ੧ : ੧ (61) 
ਹੋਰ ਰੂਪ -- ਬੰਧਪਾ -- 
“ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ।” 
(ਸੰਬੰਧੀ) -- ਸਿਰੀ ੫, ੮੪, ੨ : ੨ (47) 
ਬੰਧਪੁ -- 

- ਮਾਝ ੫, ੩੧, ੧ : ੨ (103) 
ਬੰਧਪੋ -- ਰ੍ 
ਅਵਰੁ ਨ ਮਾਇ।” 

-- ਮਾਰੂ ੪, ੩, ੧" : 
ਬੰਧਰੋ -- ਬੰਧੂ, ਮਿੱਤਰ, ਸਹਾਇਕ 
“ਦੀਨ ਬੰਧਰੋ ਦਾਸ ਦਾਸਰੋ ਸੰਤਹ ਹਕੀ ਸਾਰਾਨ।” 
-- ਸਾਰ ੫. ੫੮,੨:੧(1215) 
ਬੰਧਵ -- ਸੰਬੰਧੀ, ਰਿਸ਼ਤੇਦਾਰ 


ਮੈ ਹਰਿ ਬਿਨੁ 


੨ (996) 


ਬਧਾ 1648 


“ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਜ਼ _ਮੋਹ 
ਕੁਟੰਬ੍ਤੇ।” - ਸਸ ੫, ੧: ੨ (1353) 
ਬਧਾ -- ।. ਬੰਨ੍ਹਿਆ 





“ਗੁਰਿ ਸਚੈ ਬਧਾ ਬੇਹੁ ਰਖਵਾਲੇ ਗੁਰਿ ਦਿਤੇ।” 


(ਭਾਵ ਵਸਾਇਆ) 
- ਸੋਰ ੪, ਵਾਰ ੨੭ : ੧ (653) 
“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ 
ਜਰਾ। . (ਭਾਵ ਪਾਇਆ) 
``= ਸਿਰੀ ੫, ੭੬, ੪ : ੩ (44) 
“ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ 
ਛਿਕਿ ਜੀਉ।” 
- ਸਿਰੀ ੫, ਅਸ ੨੯. ੪: ੩ (73) 
2. ਬੰਨ੍ਹਿਆ ਹੋਇਆ, ਬਝਾ ਹੋਇਆ __. 
“ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ।” 
- ਸਿਰੀ ੧, ਅਸ ੧੩, ੭ : ੩ (61) 
“ਸਾਧਾ ਸਰਣੀ ਜੋ ਪਵੈ ਸੁ ਛੂਟੈ ਬਧਾ।” (ਬਝਾ 
` ਹੋਇਆ) -- ਗਉ ੫, ਵਾਰ ੧੦ : ੨ (320) 
ਬੰਧਾ -- ਬੰਧਨ 
“ਬਾਧਿਓ ਆਪਨ ਹਉ ਹਉ ਬੰਧਾ।” 
- ਗਉ ੫, ਬਾਅ ੩੯ : ੫ (258) 
2. ਬੰਨ੍ਹ ਲਿਆ 
“ਬ੍ਰਹਮ ਗਿਆਨੀ ਲੇ ਧਾਵਤੁ ਬੰਧਾ।” 
- ਗਉ ੫, ਸੁਖ ੮, ੪ : ੬ (273) 
3. ਰੋਕ 
“ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ 
-___ ਬੰਧਾ। ” -- ਆਸਾ ੫, ੧੦੩, ੪ : ੧ (396) 
4. ਬੰਨ੍ਹਿਆ ਗਿਆ, ਬੰਧਨਾ ਵਿਚ ਪੈਂਦਾ ਹੈ 
“ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ।” 
- ਮਾਰੂ ੫, ਅਸ ੭, ੪: ੧(1019) 
ਬੰਧਾਂ -- ਬੰਨ੍ਹਾਂ ਭਾਵ ਧਾਰਨ ਕਰਾਂ 
“ਨਦਰਿ ਕਰੇ ਤਾਂ ਬੰਧਾਂ ਧੀਰ।” 
- ਮਲਾ ੧, ੯, ੩ : ੩ (1257) 


“ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ` 


ਬੰਧਾਇਓ। ” -- ਜੈਤ ੯, ੧, ੧“ : ੨ (702) 








ਮੁੰਦਾ ਮਾਇਆ।” 
- ਗੂਜ ਭ੍ਰਿਲੋ; ੧, ੨ : ੧ (526) 

ਬੰਧਾਇਆ -- ਬੰਨਵਾਇਆ, ਫਸਾਇਆ 

ਬੰਧਾਇਆ। ” -- ਸੋਰ ੯, ੩, ੧ : ੨ (632) 


- ਕਾਨ ੫, ਛੰਤ ੧. ੪ : ੪ (1312) 

ਬਧਾਏ -- ਬੰਨੀ ਬੈਠੇ 

“ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ 
ਬਧਾਏ। ” _-- ਗਉ ੪, ੧੫੨", ੧ : ੧ (212) 

ਬੰਧਾਨ -- ।. ਪਕਾ ਨਿਯਮ 


ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ 


ਬੰਧਾਨ।” (ਭਾਵ ਸਥਿਰਤਾ ਕੀਤੀ) 
- ਸਾਰ ੫, ੬੩, ੨ : ੧ (1216) 
ਹੋਰ ਰੂਪ -- ਬੰਧਾਨਿ -- 
ਤਜ ਦਿਰ ਪਿ 
ਸੀਲ ਬੰਧਾਨਿ ਬਰਾ।” (ਜ਼ਬਤ ਵਿਚ) 
- ਮਾਰੂ ੫, ਸੋਲਾ ੧੨, ੭ : ੩ (1084) 
ਬੰਧਾਨੀ -- ।. ਬਝਾ/ਬੰਨ੍ਹਿਆ ਹੋਇਆ 
“ਅਹੰਬੁਧਿ ਸੁੂਚਿ ਕਰਮ ਕਰਿ ਇਹ ਬੰਧਨ 
ਬੰਧਾਨੀ।”-- ਗਉ ੫, ਅਸ ੧੫, ੭ : ੧ (242) 
2. ਉਸਾਰੀ (ਸ਼ਬਦਾਰਥ), ਮਰਯਾਦਾ ( ਦਰਪਣ); 
ਬੰਨ੍ਹ ਦਿਤੀ, ਆਬਾਦ ਠਰ ਦਿਤੀ (ਨਿਰਣੈ) 
“ਕਹੂ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ 
ਬੰਧਾਨੀ।” 
(ਮਹਾਨਕੋਸ਼ ਅਰਥ 'ਬੰਧਨ ਵਾਲਾ” ਕਰਦਾ ਹੈ) 
ਬੰਧਾਨੁ -- 1. ਰਿਸ਼ਤੇਦਾਰੀ, ਸਮਾਜ ਦਾ ਬੰਧੇਜ 
- ਆਸਾਂ ੧, ਵਾਰ ੧੯ਸ, ੧, ੨ : ੩ (473) 
2. ਮਰਯਾਦਾ 
“ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ।” 


(ਭਾਵ ਇਸਥਿਰਤਾ) ਰ 
- ਰਾਮ ੫, ਵਾਰ ੧੫ : ੨ (964) 
ਬਧਾਵਹਿ -- ਵਧਾਉਂਦਾ ਹੈ 


“ਜਗੁ ਪਰਬੋਧਹਿ ਮੜੀ ਬਧਾਵਹਿ। ? 


-” ਰਾਮ ਵੋ. ਅਸ 2, ੧ : ੧ (903) 


- ਧਨਾ ੫, ੫, ੪ : ੨ (672) 


ਬਧੀ 





ਬੰਧਾਵਤ 1649 
ਬੰਧਾਵਤ -- ਬੰਨ੍ਹਾ 
“ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ 


ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ 
ਆਪ। '' -- ਆਸਾਂ ੫, ਛੰਤ ੧੪, ੩ : ੧ (462) 
ਬਧਾਵਨੁ -- ਬਧ ਕਰਨ ਲਈ, ਮਾਰਨ ਲਈ 
“ਕਾਲੁ ਅਕਾਲ ਖਸਮ ਕਾ ਕੀਨਾ ਇਹੁ ਪਰਪੰਚੁ 
ਬਧਾਵਨੁ। ` -- ਮਾਰੂ ਕਬ, ੬, ੨ : ੧(1104) 
ਬਧਾਵਾ -- ਬੰਨ੍ਹਦਾ ਹੈ 

“ਤਾਹਿ ਛਾਡਿ ਕਤ ਆਪੁ ਬਧਾਵਾ। ” 


- ਗਉਂ ਕਬ, ਬਾਅ ੧੩ : ੪ (340). 


ਬੰਧਾਵੈ -- ਬੰਨ੍ਹਵਾਉਂਦਾ ਹੈ 
“ਪੁਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ 
ਆਪੁ ਬੰਧਾਵੈ।” - ਗਉ ੯, ੩, ੧ : ੧ (219) 
ਬਧਿ -- ਝਨੂੰ ਕੇ 
“ਮੂਡ ਪਲੋਸਿ ਕਮਰ ਬਧਿ ਪੋਥੀ।” 
ਰ੍ `_ -- ਗੋਂਡ ਕਬ, ੬, ੩ : ੩ (871) 
_ ਬੰਧਿ - 1. ਬੰਨ੍ਹ ਕੇ, ਜੋੜ ਕੇ 
“ਆਬ ਖਾਕ ਜਿਨਿ ਬੰਧਿ ਰਹਾਈ ਧੰਨ 
ਸਿਰਜਣਹਾਰੋ । ”-- ਸਿਰੀ ੧, ੨੮, ੧ : ੨ (24) 
“ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ।” 
(ਭਾਵ ਰਖਕੇ, ਲਾ ਕੇ) 
- ਸਿਰੀ ੧, ਅਸ ੧੩, 2 : ੨ (61) 
2. ਬੰਧਨ . 
ਮੋਹ ਬੰਧਿ ਪਰੇ।” 
ਰ੍ - ਬਿਲਾ ੫, ੯੬, ੨ : ੧ (823) 
ਬੰਧਿਅਉ -- ਬੰਨ੍ਹ ਦਿਤਾ 
“ਭਵ ਸਾਗਰੁ ਬੱਧਿਅਉ ਸਿਖ ਤਾਰੇ ਸੁਪ੍ਰਸੰਨੈ। ” 
-- ਸਵ ੪, ਸਲ ੧ : ੪ (1406) 
ਬੰਧਿਆ -- ਬੰਨਿਆ 
“ਮੇਰੀ ਮੇਰੀ ਧਾਰਿ ਬੰਧਨਿ ਬੰਧਿਆ। ” 
- ਸੁਹੀ ੫, ਅਸ ੫, ੩ : ੧ (761) 
“ਮੁਲ ਦੁਆਰੈ ਬੰਧਿਆ ਬੰਧੁ।” (ਭਾਵ ਜੋੜਿਆ, 
ਬਣਾਇਆ) -- ਭੈਰ ਕਬ, ੧੦, ੨ : ੧ (1159) 
ਬਧਿਕ -- 1. ਸ਼ਿਕਾਰੀ, ਫਾਂਧੀ 
“ਸੀਚਾ ਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ।” 
-- ਸਿਰੀ ੧, ਅਸ ੪, ੩ : ੧ (55) 





| ਬੰਧਿਪ - 





“ਸਾਕਤ ਬਧਿਕ ਮਾਇਆ ਧਾਰੀ ਤਿਨ ਜਮ ਜੋਹਨਿ 

ਲਾਗੇ।” (ਹਿੰਸਾ ਕਰਨ ਵਾਲਾ) ਰ੍ 
- ਗਉਂ ੪. ੬੨,੪ :੧ (172) 

“ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ 


ਬਿਧਿ ਕੀਜੈ।” (ਕਸਾਈ) 
-- ਧਨਾ ਕਬ, ੨, ੧: ੨ (692) 
ਹੋਰ ਰੁਪ -- ਬਧਿਕਿ -- 


ਪਾਇਆ।” (ਸ਼ਿਕਾਰੀ ਨੇ) 
- ਆਸਾਂ ੧, ਛੰਤ ੫, ੩.: ੩ (439) 
ਬਧਿਕੁ -- 
“ਬਧਿਕੁ ਉਧਾਰਿਓ ਖਮਿ ਪ੍ਰਹਾਰ।” 
-- ਬਸੰ ੫, ਅਸ ੧, ੩ : ੧ (1192) 
2. ਬਧੇ ਹੋਏ, ਕੈਦੀ 
“ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ 
ਪਾਹਿ ਜੀਉ।” 
- ਸੂਹੀ ੧, ਅਸ ੨, ੨ : 2 (751) 
“ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ 
ਫਿਰਹਿ ਫਿਰੰਦੇ।” 
- ਬਿਲਾਂ ੪, ੬, ੨ : ੧ (800) 
ਹੋਰ ਰੂਪ -- ਬਧਿਕੁ -- 
ਬਿਕਾਰੋ।” (ਬੰਨ੍ਹਿਆ ਗਿਆ) 
- ਵਡ ੧, ਅਲਾ ੩, ੩ : ੨ (580) 
ਸਹੋਂ ਦਰਾ।”” -- ਗਉ ੫, ਬਾਅ ੧ੋਸ : ੨ (250) 
ਹੋਰ ਰੂਪ -- ਬੰਧਿਪੋ -- . 
“ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ 
ਜਣਿਆ।”? -- ਗਉ ੫, ਵਾਰ ੭ : ੪ (319) 
ਬਧੀ -- ।. ਬੰਨ੍ਹੀ ਰ 
“ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ।” 
- ਸਿਰੀ ੩, ੪੩, ੪ : ੨ (30) 
“ਮੈ ਬਧੀ ਸਚੁ ਧਰਮਸਾਲ ਹੈ।” (ਕਾਇਮ ਕੀਤੀ, 
ਬਣਾਈ) -- ਸਿਰੀ ੫, ਅਸ ੨੯, ੧੦ : ੧ (73) 
2. ਬੰਨ੍ਹੇ ਹੋਈ 
“ਰੂਪੁ ਨ ਜਾਣੈ ਸੋਹਣੀਐ ਹੁਕਮਿ ਬਥੀ ਸਿਰਿ 


ਕਾਰੋ। ”-- ਵਡ ੧, ਅਲਾ ੩, ੪ : ੩ (580) 


ਬੰਧੀ .: 1650 





ਬੰਧੀ -- 1. ਬਝੀ ਹੋਈ, ਬੰਨ੍ਹੀ ਹੋਈ __. 
“ਤ੍ਹਿ ਗੁਣ ਬੰਥੀ ਦੇਹੁਰੀ ਜੋ ਆਇਆ ਜਗਿ ਸੋ 
ਖੇਲੂ।” __ _-- ਸਿਰੀ ੧, ੧੮, ੪ : ੨ (21) 

“ਆਸਾ ਬੰਧੀ ਮੂਰਖ ਦੇਹ।” (ਜਕੜੀ ਹੋਈ) 
-- ਗਉ ੫, ੭੮,੨:੧(178) 


ਧੀਰ। ” (ਬੰਨ੍ਹੀ)-- ਸਲੋ ਕਬ, ੧੬੧ : ੧ (1373) 


2. ਸਬੰਧੀ, ਰਿਸ਼ਤੇਦਾਰ 
“ਭਾਈ ਬੰਧੀ ਹੇਤੁ ਚੁਕਾਇਆ। ” 


-- ਸਲੋ ੧, ੫: ੩(1410) 


ਬਧੁ -- ।. ਬਝਾ, ਬੰਨ੍ਹਿਆ 
“ਦੁਖਿ ਸੁਖਿ ਏਹੁ ਜੀਉ ਬਥੁ ਹੈ ਹਉਮੈ ਕਰਮ 
ਕਮਾਇ। ”-- ਸਿਰੀ ੩, ਅਸ ੨੧, ੬ : ੨ (67) 
2. ਵਢਣਾ, ਕਟਣਾ, ਮਾਰਨਾ 
“ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ 
ਕਰਹਿ ਮਾਨੀਅਹਿ ਸੇਖ ਸਹੀਦ ਪੀਰਾ।” 
-- ਮਲਾ ਰਵਿ, ੨, ੨ : ੧ (1293) 
ਬੰਧੁ -- ।. ਬੰਧਨ 
“ਗੁਰਮੁਖਿ ਮੁਕਵੋ ਬੰਧੁ ਨ ਪਾਇ।” 
-- ਗਉ ੧, ੬, ੨ : ੩ (152) 
“ਮਾਇਆ ਮੋਹ ਬੰਧੁ ਪ੍ਰਭਿ ਕੀਤਾ।” 
-- ਗਉਂ ੫, ਬਾਅ ੩੪ : ੬ (257) 
2. ਸਬੰਧੀ, ਰਿਸ਼ਤੇਦਾਰ 
“ਸਾਜਨੁ ਬੰਧੁ ਸੁਮਿਤ੍ਰ ਸੋ ਹਰਿ ਨਾਮੁ ਹਿਰਦੈ 
ਦੇਇ।” -- ਗਉ ੫, ੧੭੨", ੩ : ੧ (218) 
3. ਰੋਕ, ਬੰਨ੍ਹ ਰ੍ 
“ਸਾਕਤ ਲੋਭੀ ਬੰਧੁ ਨ ਪਾਇਆ। ” 
-- ਗਉ ੫, ਅਸ ੭, ੬ : ੨ (239) 
“ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ 
ਬੰਧੁ।” (ਰੁਕਾਵਟ, ਰੋਕ) 


-- ਗਉਂ ੫, ਬਾਅ ੧੯ : ੩ (254) 


“ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ 
ਬੰਧੁ।” (ਭਾਵ ਕਾਇਮ ਨਹੀਂ ਰਹਿੰਦੇ) 
-- ਰਾਮ ੫, ਵਾਰ ਪਸ, ੫, ੨ : ੨ (959) 
4. ਸੰਬਧ, ਮੇਲ, ਜੋੜ 
“ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ 


ਕਾ ਬੰਧੁ ਕੀਆ। ” 


-- ਆਸਾ ੧, ੭, ੧: ੧ (350) 
“ਮੈਗਲਹਿ ਕਾਮੇ ਬੰਧੁ। (ਸਨਬੰਧ) 

- ਬਿਲਾਂ ੫, ਅਸ ੨, ੮ : ੩ (838) 
“ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ।” 





- ਆਸਾ ੧, ੧੮, ੨ : ੩ (354) 
6. ਕੈਦ 
“ਸਤਿਗੁਰਿ ਰਾਖੇ ਬੰਧੁ ਨ ਪਾਈ। ” 


- ਆਸਾ ੧, ਅਸ ੧੦, ੮ : > (416) 


ਵਹੇਲਾ।”” _-- ਸੂਹੀ ੧, ੭, ੧ : ੧ (729) 
9. ਬੰਨ੍ਹ (ਦਿਉ), ਜਕੜ (ਦਿਉ) 
“ਸੁੰਨ ਨਿਰੰਤਰਿ ਦੀਜੈ ਬੰਧੁ।” 
-- ਰਾਮ ੧, ਸਿਗੋ ੧੬ : ੧ (939) 
10. ਰਿਸ਼ਤਾ, ਸਬੰਧ ___ 
“ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ।” 
- ਮਾਰੂ ੧, ਅਸ ੪, ੬ : ੨ (1011) 
11. ਮਿਤ੍ਰ, ਬੰਧੂ 
ਸਰਨਿ ਪਰੀਆ।” 


” ਕਾਨ ੫, ੩੦, 2 2 ੨ (1303) 


ਬਧੇ -- ।. ਬੰਨ੍ਹੇ (ਹੋਏ), ਬਝੇ (ਹੋਏ) 


“ਜਮ ਦਰਿ ਬਥੇ ਮਾਰੀਅਹਿ ਕੂਕ ਨ ਸੁਣੈ ਪੂਕਾਰ।” 
- ਸਿਰੀ ੩, ਅਸ ੨੫, ੫ : ੨ (69) 

“ਪੰਜੇ ਬਥੇ ਮਹਾਬਲੀ ਕਰਿ ਸਚਾ ਢੋਆ।” (ਭਾਵ 
ਕਾਬੂ ਕੀਤੇ) _-- ਬਸੰ ੫, ਵਾਰ ੨ : ੧ (1193) 
“ਇਕਨੀ ਲਦਿਆ ਇਕਿ ਲਦਿ ਚਲੇ ਇਕਨੀ ਬਥੇ 
ਭਾਰ।”” (ਬੰਨ੍ਹੇ ਹਨ ਭਾਵ ਤਿਆਰ ਖੜੇ ਹਨ) 
-- ਸਾਰ ੪, ਵਾਰ ੧੭ਸ, ੧, ੧ : ੨ (1244) 


2. ਵਧੈ 
“ਬਧੇ ਬਿਕਾਰ ਲਿਖੇ ਬਹੁ ਕਾਗਰ । ” 


ਬੰਧੇ 1651 





-- ਗਉ ੫, ੧੪੭, ੪: ੧(195) 
3. ਵੱਧਦਾ ਹੈ ਰ 
“ਤ੍ਰਿਬਿਧਿ ਰੋਗ ਮਹਿ ਬਥੇ ਬਿਕਾਰਾ।” 


-- ਭੈਰ ੫, ੨੦, ੨:੪(1141) 


ਬੰਥੇ -- ਬਝੇ 
“ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ 
ਖੁਲਨੇ । ” - ਨਟ ੪. ੫, ੩ : ੧ (976) 


“ਆਸਾਂ ਬੰਧੇ ਦਾਨੁ ਕਰਾਏ।”” (ਬਝੇ ਹੋਏ) 
- ਮਾਰੂ ੧, ਸੋਲਾ ੪, ੯ : ੨ (1024) 
ਬਧੈ -- ।. ਵਧੇ, ਬਹੁਤਾ ਹੋਵੇ 


“ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ।” 
-- ਗਉ ਕਬ, ੨੩, ੧“ : ੧ (328) 
2. ਬੰਨ੍ਹਦਾ 


“ਹਰਿ ਸਿਮਰਤ ਮੋਹੁ ਮਾਨੁ ਨ ਬਥੈ। ” 
- ਭੈਰ ੫, ੪੯, ੨ : ੩ (1150) 
ਬੰਧੈ -- 1. ਬੰਨ੍ਹਦਾ ਹੈ 
“ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ 
ਜਾਇਆ।” -- ਗਉ ੪, ੪੮, ੨ : ੨ (166) 
“ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰਿ।” 
(ਬੰਨ੍ਹਦਾ ਭਾਵ ਕਰਦਾ) 


- ਰਾਮ ੧, ਓਅੰ ੪੪ : ੨ (936). 


` 2. ਰੋਕ ਸਕਦਾ ਰ੍ 
; “ਹਰਿ ਹਰਿ ਨਾਮ ਜਪੰਤਿਆ ਕੋਇ ਨ ਬੰਧੈ 
ਵਾਟ। ਰ੍ 
- ਰਾਮ ੫, ਵਾਰ ਦਸ, ੫, ੨ : ੨ (961) 
“ਅਸੁਰ ਨਦੀ ਕਾ ਬੰਧੈ ਮੂਲੂ।” (ਬੰਦ ਕਰੇ) 
- ਰਾਮ ਬੇਣੀ, ੧, ੭ : ੩ (974) 
ਬਧੋਹੁ -- ਬੱਧਾ ਹੈ ਭਾਵ ਵਸਾਇਆ ਹੈ 
“'ਬਧੋਰੁ ਪੁਰਖਿ ਬਿਧਾੜੈ ਤਾਂ-ਝੂ ਸੋਰਿਆ। ” 
-- ਫੁਨ ੫, ੧੦ : ੨ (1362) 
ਬਨ -- 1. ਦਿਨੇ 
“ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ 
ਪਾਉ।”” -- ਸਿਰੀ ੧, ਅਸ ੬, ੭ : ੨ (57) 
“ਭਾਤਿ ਭਾਤਿ ਬਨ ਬਨ ਅਵਗਾਹੇ।” (ਜੰਗਲ) 


- ਮਾਝ ੫, ੧2, ੧ : 2 (98) 


(ਦੂਜ “ਬਨ” ਦਾ ਅਰਥ 'ਪਾਣੀ' ਇਥੇ ਭਾਵ ਤੀਰਥ . 


ਹੈ) 





“ਜਬ ਲਗੁ ਸਿੰਘੁ ਰਹੈ ਬਨ ਮਾਹਿ।” (ਭਾਵ ਸਰੀਰ) 
-- ਭੈਰ ਕਬ, ੧੪, ੨ : ੧(1161) 


2. ਪਾਣੀ 
“ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ 
ਰੇ।” - ਮਾਰੂ ੧, ੪, ੩ : ੧ (990) 


“ਬਿਖਿਆ ਬਨ ਤੇ ਜੀਉ ਉਧਾਰਹੁ । (ਵਿਸ਼ਿਆਂ 
ਦੇ ਪਾਣੀ ਭਾਵ ਸੰਸਾਰ ਸਾਗਰ ਤੋਂ) 
- ਮਾਰੂ ੫, ੧੯, ੧ : ੮ (1004) 
3. ਪੀਲੂ ਦਾ ਬ੍ਰਿਛ 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ।” 
-- ਤੁਖਾ ੧, ਬਾਰਾਂ ੫ : ੨ (1108) 
ਬਨਈਆ -- ਬਨਾਉਣ ਵਾਲਾ, ਸਿਰਜਨ ਵਾਲਾ 
“ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ 
ਹਰਿ ਹਰਿ ਆਪਿ ਬਨਈਆ। ” 

-- ਬਿਲਾ ੪, ਅਸ ੨, ੩ : ੧ (834) 
ਬਨਸਪਤਿ -- ਬ੍ਰਿਛ, ਬੂਟੇ, ਘਾਹ ਆਦਿ 
“ਬਨਸਪਤਿ ਮਉਲੀ ਫਲ ਫੁਲ ਪੇਡੇ ।”” 

- ਗਉ ੫, ੮੪,੪:੧(180) 
ਬਨਹਰਪਾਤ -- ਜੰਗਲ ਦੇ ਹਰੇ ਪਤੇ 
“ਹਰਿ ਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ 
ਬੀਤ.” -- ਧਨਾ ੫, ੯, ੧ : ੨ (673) 
ਬਨਹਿ -- ।. ਬਨ (ਜੰਗਲ) ਦੇ . 
ਜੋਹਨੀ।”” -- ਬਿਲਾ ੫, ਛੰਤ ੩, ੨ : ੫ (847) 
“ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ 
ਤਜਹਿ ਬਿਕਾਰ।” (ਬਨ ਵਿਚ) 
- ਮਾਰੂ ਕਬ, ੨, ੧ : ੧ (1103) 
2. ਬਣ ਆਵੇ 
“ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾਮੁਹਿ ਤੋਹਿ 
ਬਰਾਬਰੀ ਕੈਸੇ ਕੈ ਬਨਹਿ।” 
੍ - ਰਾਮ ਕਬ, ੫, ੩ : ੧ (970) 
ਬੰਨਹਿ -- ਬੰਨ੍ਹਦੇ ਹਨ 
-- ਸਿਰੀ ੧, ੩, ੨ : ੩ (15) 
ਬਨਖੰਡ -- ਜੰਗਲ 
“ਬਨਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੂ ਚੁਨਿ 
ਖਾਇਆ।” -- ਸੋਰ ਕਬ, ੩, ੨ : ੧ (654) 


ਬਨਛੇ 1652 ਬਨਵਾਰੀ 

ਹੋਰ ਰੂਪ -- ਬਨਖੰਡਿ -- “ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ 
“ਬਨਖੰਡਿ ਮਾਇਆ ਮੋਹਿ ਹੈਰਾਨਾ। ” (ਜੰਗਲ ਸੁਪਾਰੀ।” _-- ਕੇਦਾ ਕਬ, ੨, ੧ : ੧ (1123) 
ਵਿਚ) -- ਆਸਾ ੧, ਅਸ ੮, ੧ : ੨ (4।5) । ਬਨਜੁ -- ਵਣਜ, ਸੋਦਾਗਰੀ, ਬਿਉਪਾਰ 





ਬਨਛੇ -- ਚਾਹੁੰਦੇ ਹਾਂ, ਬਾਂਛਦੇ ਹਾਂ “ਏਕੋ ਬਲਜੁ ਏ ਕੋ ਬਿਉਹਾਰੀ।” 
“ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ -- ਗਉ ੫, ੮੬, ੨ : ੩ (181) 
ਸਤਿਗੁਰ ਚਰਣ ਹਮ ਬਨਛੇ । ” ਬਨਤ -- ਬਣਤਰ, ਰਚਨਾ 
- ਬਸੰ ੪, ੪, ੧ : ੨ (1176) । “ਜਿਨਿ ਤੇਰੀ ਮਨ ਬਨਤ ਬਨਾਈ। 
ਬਨਜ -- ਵਿਉਪਾਰ -- ਗਉ ੫, ਸੁਖ ੬, ੪ : ੭ (270) 
“ਮੋਹਿ ਐਸੇ ਬਨਜ ਸਿਉ ਨਹੀਨ ਕਾਜੁ।” “ਨਾਨਾ ਸ਼ਿਧਿ ਕਰਿ ਬਨਤ ਬਨਾਈ।”” 
- ਬਸੰ ਕਬ, ੬, ੧" : ੧ (1195) - ਗਉ ੫, ਸੁਖ ੧੬, ੪ : ੭ (284) 


ਬਨਜਹੁ -- ਖਰੀਦਦਾ ਹਾਂ, ਵਣਜ ਕਰਦਾ ਹੈ ਬਨਤੁ -- ਬਣਦੀ 
“ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸ ਲਾਗਤ | “ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ।” 





ਹੈ ਨਹੀ ਚੋਰ। ”-- ਮਲਾ ੪, ੮, ੧ : ੧ (1265) - ਮਾਰੂ ੫, ਸੋਲ ੫, ੧੧ : ੧ (1076) 
ਬਨਜਨਹਾਰੇ -- ਖਰੀਦਨ ਵਾਲੇ, ਵਣਜ ਕਰਨ | ਬਨਮਾਲਾਂ -- ।. ਜੰਗਲੀ ਫੁਲਾਂ ਭਾਵ ਬਨਸਪਤੀ ਦੀ 
ਵਾਲੇ, ਵਣਜਾਰੇ ਮਾਲਾ ਅਥਵਾ ਹਾਰ ਪਾਉਣ ਵਾਲਾ, 
“ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ। ” ਭਾਵ ਵਾਹਿਗੁਰੂ 
(ਭਾਵ ਜਿਸ ਨੂੰ ਪਹਿਚਾਨ ਹੈ) “ਜਿਨੁ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ 
-- ਸਲੋ ਕਬ, ੧੫੪ : ੨ (1372) ਬਨਮਾਲਾ।  -- ਮਾਲੀ ੪. ੫, ੧ : ੨ (985) 
ਬਨਜਨਿ -- ਵਣਜ ਕਰਨ ਲਈ, ਖਰੀਦਨ ਲਈ | _2. ਗਿਟਿਆਂ ਤਕ ਲੰਮੀ ਫੁਲਾਂ ਦੀ ਮਾਲਾ ਜੋ ਕ੍ਰਿਸ਼ਨ 
“ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਜੀ ਪਾਂਦੇ ਸਨ 
ਚਲਾਇਓ। ”-- ਮਾਰੂ ੫, ਅਸ ੧, ੨ : ੧(1017) | “ਬਨਮਾਲਾ ਬਿਭੂਖਨ ਕਮਲ ਨੈਨ। ” 
ਬਨਜਾਰਨਿ -- ਵਣਜ ਕਰਨ ਵਾਲੀ - ਮਾਰੂ ੫, ਸੋਲਾ ੧੧, ੧੦ : ੧ (1082) 
“ਮੈ ਬਨਜਾਰਨਿ ਰਾਮ ਕੀ।” ਬਨਵਾਸਾ -- ਜੰਗਲਾਂ ਦਾ ਨਿਵਾਸ 
- ਗਉ ੧, ੧੯, ੧" : ੧ (157) | “ਪੂਜਿ ਸਿਲਾ ਤੀਰਥ ਬਨਵਾਸਾ। ” 
- ਬਨਜਾਰਾ -- ਵਠਜ ਕਰਨ ਵਾਲਾ, ਵਿਉਪਾਰੀ -- ਧਨਾ ੧, ਅਸ ੨, ੬ : ੧ (686) 
“ਸਗਲ ਸੰਸਾਰ ਕੀਓ ਬਨਜਾਰਾ। ? ਬਨਵਾਸੀ -- ਜੰਗਲਾਂ ਵਿਚ ਰਹਿਣ ਵਾਲਾ 
-- ਗਉ ਕਬ, ੪੯, ੧" : ੨ (333) | “ਤੰਜੈ ਗਿਰਸਤੁ ਭਇਆ ਬਨਵਾਸੀ ਇਕੁ ਖਿਨੁ 
ਹੋਰ ਰੂਪ -- ਬਨਜਾਰੇ -- ਮਨੂਆ ਟਿਕੈ ਨ ਟਿਕਈਆ।” 
“ਨਾਇਕੁ ਏਕੁ ਬਨਜਾਰੇ ਪਾਚ।” -- ਬਿਲਾ ੪, ਅਸ ੭, ੨ : ੧ (835) 
- ਬਸੰ ਕਬ, ੬, ੧: ੧(।194) | ਹੋਰ ਰੂਪ -- ਬਨਵਾਸੀਆ -- 
ਬਨਜਾਰੋ -- “ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ 
“ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਰਿਦੈ ਨਿਹਾਲਿ।” 
ਜਾਇਰੇ। -- ਗਉ ਰਵਿ, ੧, ੧" : ੧ (345) - ਗਉ ੪, ਕਰ ੨, ੧ : ੨ (234) 
ਬਨਜਿ -- ਵਣਜ ਦੀ, ਬਿਉਪਾਰ ਦੀ ਬਨਵਾਰੀ -- ਬਨਮਾਲਾ (ਜੰਗਲ ਦੇ ਫੁਲਾਂ ਭਾਵ 
“ਝੂਠੇ ਬਨਜਿ ਉਠਿ ਹੀ ਗਈ ਹਾਟਿਓ।” ਬਨਸਪਤੀ ਦੀ ਮਾਲਾ ਪਹਿਰਨ 
-- ਮਲਾ ਰਵਿ, ੩, ੨ : ੨ (1293) | ਵਾਲਾ, ਵਿਸ਼ਨੂੰ ਭਾਵ ਪ੍ਰਭੂ 


ਬਨਜਿਆ -- ਵਣਜ ਕੀਤਾ, ਖਰੀਦਿਆ “ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ 


ਬਨਵਾਲੀ 


ਨਦਰਿ ਨਿਹਾਲੇ।” 
-- ਸਿਰੀ ੫, ਛੰਤ ੨, ੧ : ੫ (73) 
ਹੋਰ ਰੁਪ -- ਬਨਵਾਰੀਆ -- 


“ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ` 


ਪੁਰਖੁ ਬਨਵਾਰੀਆ। ” (ਪ੍ਰਭੂ) 

- ਗਉ ੫, ਛੰਤ ੨, ੨ : ੪ (248) 
“ਤੁਧ ਬਾਝ ਸਮਰਥ ਕੋਇ ਨਾਹੀ ਕ੍ਰਿਪਾ ਕਰਿ 
ਬਨਵਾਰੀਆ। ” (ਹੇ ਪ੍ਰੂ) 

-- ਰਾਮ ੩, ਅਨੰੰ ੬ : ੩ (917) 
ਬਨਵਾਲੀ -- ਜੰਗਲੀ ਫੁਲਾਂ/ਥਨਸਪਤੀ ਦੀ ਮਾਲਾ 
“ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ 

ਬਨਵਾਲੀ। `-- ਆਸਾ ੪, ਛੰਤ ੧੬, ੨ : ੪ (449) 
“ਹਰਿ ਹਰਿ ਜਪਨੁ ਜਪਿ ਲੋਚ ਲੋਚਾਨੀ ਹਰਿ ਕਿਰਪਾ 
ਕਰਿ ਬਨਵਾਲੀ। ” (ਹੇ ਪ੍ਰਭੂ) 
-- ਧਨਾਂ ੪, ੪, ੪: ੧ (665) 
ਬਨਾ -- 1. ਬਨਾਂ ਵਿਚ ਜੰਗਲਾਂ ਬੇਲਿਆਂ 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ 
ਰਸਿ ਗਾਊਂ ਰੇ।” 

-- ਗਉ ਕਬ, ੬੬, ੧ : ੧ (336) 
_“ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ। ” 

ਰ੍ `" ਮਾਰੂ ੫, ਵਾਰ ੨੧ਸ, ੫, ੩ :੧(1101) 
2. ਬਣੇ ਹੋਏ, ਸੰਵਾਰੇ ਹੋਏ 


“ਬਿਨੁ ਕੰਤ ਪਿਆਰੇ ਨਾਹ ਸੂਖ ਸਾਰੋ ਹਾਰ 


ਕੰਬਣ ਧ੍ਰਿਗੁ ਬਨਾ। ” 

_-- ਰਾਮ ੫, ਰੁਤੀ ੫ : ੩ (928) 
“ਗੁਰ ਪਰਸਾਦਿ ਬਸੰਤੁ ਬਨਾ।” (ਬਣਿਆ 

ਹੋਇਆ, ਫਬਿਆ ਹੋਇਆ) 

ਰ੍ - ਬਸੰ ੫, ੧੦, ੧" 

ਬੰਨਾ -- 1. ਬੰਨ੍ਹ ਲਵਾਂ 

“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।” 
- ਜਪੁ ੧,੧:੩(1) 


: ੧ (1182) 


2. ਆਸਰਾ 
_ “ਪਰਮੇਸਰਿ ਦਿਤਾ ਬੰਨਾ।” 
-- ਸੋਰ ੫, ੭੭, ੧ : ੧ (628) 


` -2. ਕਢਾ 


1653 





ਦਰਿਆਵੈ ਢਾਹਾ।” 
-- ਸਲੋ ਫਰ, ੯੮ : ੧ (1383) 
ਬਨਾਇਓ -- ਸਿਰਜਿਆ, ਬਣਾਇਆ 
“ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਣੁ 
ਬਨਾਇਓ ਆਪਿ।” 
_- ਬਿਲਾ ੫, ੧੦੫, ੧ ੧ (825) 
ਹੋਰ ਰੂਪ -- ਬਨਾਇਆ -- 
“ਆਵਨ ਜਾਨੁ ਇਕੁ ਖੇਲੁ ਬਨਾਇਆ। ” 
(ਸਿਰਜਿਆ, ਕੀਤਾ) ` 
- ਗਉ ੫, ਸੁਖ ੨੩, ੬ : ੫ (294) 
“ਕਰਿ ਆ ਭਰਣ ਸਵਾਰੀ ਸੇਜਾ ਕਾਮਨਿ ਥਾਟੁ 
ਬਨਾਇਆ। ”- ਟੋਡੀ ੫, ੪,੨ :੧(712) 
ਬਨਾਈ -- 
“ਸਾਧੇ ਰਚਨਾ ਰਾਮ ਬਨਾਈ।? (ਸਿਰਜੀ, 
ਬਣਾਈ) _-- ਗਉ ੯, ੨, ੧" : ੧ (219) 
ਬਨਾਏ -- ਰ੍ 
“ਅਪਨੇ ਚਰਿਤ ਪ੍ਰਭਿ ਆਪਿ ਬਨਾਏ ।” 
(ਸਿਰਜੇ, ਬਣਾਏ) 

-- ਗਉ ੫, ਸੁਖ ੧੮, ੮ : ੩ (267) 
ਬਨਾਸਪਤਿ -- ਰੁਖ ਬ੍ਰਿਖ ਘਾਹ ਵਾਲੇ ਬੂਟੇ, 
`_ਬਨਸਪਤਿ 
“ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ 
ਪਾਇਆ।” -- ਬਸੰ ੧, ੧੧, ੨ : ੧(1171) 

ਹੋਰ ਰੂਪ -- ਬਨਾਸਪਤੀ -- 
ਕਰੋੜੀ ਮੇਘ ਮਾਲਾ ਪਾਣੀ ਹਾਰੀਆ।” 
- ਮਲਾ ਨਾਮ, ੧, ੪ : ੨ (1292) 
ਬਨਾਯਉ -- ਬਣਾਇਆ, ਸਥਾਪਤ' ਕੀਤਾ 
“ਗੋਬਿੰਦਵਾਲੁ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ 
ਬਿਪਾਸ ਬਨਾਯਉ। ” ਰ੍ 
- ਸਵ ੪, ਨਲ ੧੦ : ੪ (1400) 


ਬਨਾਰਸ -- ਵਾਰਾਨਸੀ, ਵਰਣਾ ਤੇ ਅਸਿ ਨਦੀਆਂ 


ਵਿਚ ਵਸਿਆ ਸ਼ਹਿਰ, ਹਿੰਦੂਆਂ ਦਾ 

ਇਕ ਤੀਰਥ ਸਥਾਨ 
“ਤਜੀਲੇ ਬਨਾਰਸ ਮਤਿ ਭਈ ਥੋਰੀ। ” 

-- ਗਉ ਕਬ, ੧੫, । 
ਹੋਰ ਰੂਪ -- ਬਨਾਰਸਿ -- 


੨ (326) 


ਬੰਨਾਰਸੀ 
“ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ 


ਗਾਉ। ” -- ਆਸਾ ੧, ੩੨, ੩ : ੧ (356) 
ਬੰਨਾਰਸੀ -- ਬਨਾਰਸ ਦੇ 
“ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ 
ਅਜਹੁ ਬੰਨਾਰਸੀ ਆਸ ਪਾਸਾ। ” 
- ਮਲਾ ਰਵਿ, ੨, ੩ : ੧ (1293) 
ਬਨਾਵਉ -- ਬਣਾਵਾਂ 


“ਤਾਜ ਕੁਲਹ ਸਿਰਿ ਛਤ੍ਹ ਬਨਾਵਉ।” (ਭਾਵ 
ਸਜਾਵਾਂ) 
ਬਨਾਵਹੁ -- ।. ਘੜੋ, ਬਣਾਉ 
“ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ।” 
ਹੀ - ਆਸਾਂ ੫, ੨੫, ੧ : ੧ (377) 
2. ਬਣਾਵੋਂ ਭਾਵ ਲੰਗਾਉ 
“ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ 
ਲੀ 
ਰ -- ਸੋਰ ੪, ਵਾਰ ੨੧ : ੨ (650) 
ਬਨਾਵੈ -- ਬਣਾਉਂਦਾ ਹੈ 
“ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ।” 
-- ਧਨਾ ੪, ੫, ੪ : ੧ (668) 
ਬਨਿ =- ।. ਜੰਗਲ ਵਿਚ 
“ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ।” 
-- ਗਉ ੧, ੧੯, ੧ : ੧ (157) 
2. ਬਣੀ, ਜੁੜੀ ਰ 
“ਸੰਤ ਜਨਾ ਸਿਉ ਪ੍ਰੀਤਿ ਬਨਿ ਆਈ।” 
- ਗਉ ੪, ੪੦, ੪ : ੧ (164) 
“ਜਨ ਨਾਨਕ ਹਰਿ ਭਏ ਦਇਆਲਾ ਤਉ ਸਭ 
ਬਿਧਿ ਬਨਿ ਆਈ। ” (ਭਾਵ ਢੋ ਢੁਕ ਮਏ, 
ਬਿਧਾਂ ਬਣ ਆਈਆਂ) 
-- ਗਉਂ ੯,੪,੨:੨ (219) 
ਸਿਉ ਬਨਿ ਆਈ। ” (ਭਾਵ ਮੇਲ ਹੋ ਗਿਆ) 
- ਸਾਰ ੫, ੪੪, 2 ? ੧ (1213) 
3. ਭਾਵ ਫਬਦੀ/ਢੁਕਦੀ ਹੈ 
“ਸਾਧ ਕੀ ਸਭਾ ਸਾਧ ਬਨਿ ਆਈ। ” 
- ਗੋਉਂ ੫, ਸੁਖ ੭, ੮ : ੯ (272) 
“ਕਾਜੀ ਬੋਲਿਆ ਬਨਿ ਨਹੀ ਆਵੈ।” (ਸ਼ੋਭਦਾ 
ਨਹੀਂ, ਯੋਗ ਨਹੀਂ) 


- ਗਉ ੧, ਅਸ੧੦,੬:੨(225) 


1654 


ਹ 
ਹ 


| 





ਬਨੀ 


- ਆਸਾ ਕਬ, ੧੭, ੧" : ੧ (480) 
“ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ 
ਕਉ ਬਨਿ ਆਵੈ। ” (ਸ਼ੋਭਦਾ/ਅਥਵਾ ਪ੍ਰਾਪਤ 
ਹੁੰਦਾ ਹੈ) _-- ਧਨਾ ੫, ੭, ੧ : ੨ (672) 
ਬੰਨਿ - ।. ਬੰਨ੍ਹ ਕੇ 
ਗੁਣਾ ਗਵਾਈ ਗੰਠੜੀ ਅਵਗਣੇ ਚਲੀ ਬੰਨਿ।”' 

- ਸਿਰੀ ੧, ੨੪, ੪ : ੨ (23) 
2. ਬੰਨ੍ਹਣ, ਜਕੜਨ 

“ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ 
ਬੰਨਿ।” -- ਮਾਝ ੫, ਬਾਰਾ ੪ : ੨ (134) 
ਬਨਿਓ -- ਬਣਿਆ ਹੈ 
“ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ 
ਬਨਿਓ ਰੀ। `-- ਆਸਾ ੫, ੫੧, ੩ : ੧ (384) 
ਬਨਿਆ -- ।. ਫਬਦਾ ਹੈ, ਸ਼ੋਭਨੀਕ ਹੁੰਦਾ ਹੈ 
“ਧੀਰਜੁ ਜਸੁ ਸੋਭਾ ਤਿਹ ਬਨਿਆ।” 

- ਗਉ ੫. ਬਾਅ ੩੫ : ੫ (257) 
ਪਰਸੇ ਹਰਿ ਰਾਇਆ ਰਾਮ।” (ਸਜਦਾ/ਫਬਦਾ 
ਹੈ) - ਸੂਹੀ ੫, ਛੰਤ ੭, ੪ : ੧ (782) 
2. ਬਣਦਾ ਹੈ ਭਾਵ ਪ੍ਰਾਪਤ ਹੋ ਜਾਂਦਾ ਹੈ 
“ਜੋਗੁ ਬਨਿਆ ਤੇਰਾ ਕੀਰਤਨੁ ਗਾਈ। ” 

-- ਆਸਾ ੫, ੫੮, ੧ : ੨ (385) 
3. ਬਣਿਆ 

“ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ 
ਏਕੁ ਸਮਾਨਾ।” 

- ਬਿਲਾ ੩, ੩, ੧ : ੨ (797) 
ਬਨਿਤਾ -- (ਸੰ. ਕਜਿਗ) ਪਤਨੀ, ਵਹੁਟੀ 
“ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ 

ਕੀ ਧਰਿਆ।”-- ਗੂਜ ੫, ਸੋਦ ੫, ੨ : ੧ (10) 
2. (ਸੰ. ਰਚਿਗਾ) ਇਸਤ੍ਰੀ, ਜਨਾਨੀ, ਮਹਿਲਾ 
“ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ 
ਵੇਸ।” _ -- ਸਿਰੀ ੫, ੮੫, ੧ : ੨ (47) 
ਬਨੀ -- ।. ਬਣੀ, ਉਸਦੀ 
“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ 
ਖੇਲਾਇ।”” __-- ਸਿਰੀ ੧, ੧੧, ੩ : ੧ (18) 
“ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ 
ਗਹਿਆ।” (ਭਾਵ ਜੁੜੀ ਰਹਿੰਦੀ ਹੈ) 


1655 





-- ਆਸਾ ੧, ੩੮, ੧": ੨ (360) 


(ਮਹਾਨ ਕੋਸ਼ ਇਸਦਾ ਅਰਥ 'ਨਸ਼ੇ ਦਾ ਸਰੂਰ” 
ਕਰਦਾ ਹੈ) 
2. ਫਬਦੀ ਹੈ 
“ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ 
ਬਨੀ।”- ਗਉ ੫, ਸੁਖ ੮, ੮ : ੯ (274) 
3. ਸਰੀ, ਹੋਂ ਸਕੀ _____ 
“ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ 
ਮਸਤਕਿ ਪ੍ਰਭਿ ਲਿਖਿਆ।” 
-- ਕਲਿ ੪, ੨, ੧: ੨ (1319) 
ਬਨੀਜੈ -- ਬਣਦੀ ਹੈ 
“ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ। ” 
- ਗੂਜ ੩, ਵਾਰ ੧੬ : ੧ (515) 
ਬਨੂ -- 1. ਪਾਣੀ 
ਬਨੁ ਫੀਕਾ ਜਾਨਿਆ।” 
- ਸਿਰੀ ੫, ਛੰਤ ੩, ੩ : ੩ (81) 
“ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ 
ਉਧਾਰਿਓ।”” (ਬਿਖ ਦਾ ਪਾਣੀ ਭਾਵ ਸਮੁੰਦਰ) 
-- ਦੇਵ ੫, ੩੦, ੧ : ੨ (534) 


“ਬਿਥੈ ਬਨੂ ਫੀਕਾ ਤਿਆਗਿ ਰੀ ਸਖੀਏ ਨਾਮੁ | 


ਮਹਾ ਰਸੁ ਪੀਓ।”” (ਜਲ/ਪਾਣੀ ਭਾਵ ਰਸ) 
-- ਬਿਲਾਂ ੫, ੫, ੧ : ੧ (802) 
2. ਜੰਗਲ ਰ੍ 
-- ਆਸਾਂ ੧, ੧੧, ੧ : ੧ (351) 


“ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ।” 


(ਮਹਾਨ ਕੋਸ਼ ਅਰਥ “'ਬਢਲ” ਕਰਦਾ ਹੈ) 
-- ਫੁਨ ੫, ੧੧ : ੩ (1362) 
3. ਬਾਗ 


ਪਰਸੇ ਹਰਿ ਰਾਇਆ ਰਾਮ।” 

- ਸੂਹੀ ੫, ਛੰਤ ੭, ੪ : ੧ (782) 

“ਸੋਹੇ ਬੰਕ ਦੁਆਰ ਸਗਲਾ ਬਨੁ ਹਰਾ।” (ਬਾਗ) 

੍ -- ਬਿਲਾ ੫, ਛੰਤ ੩, ੫ : ੨ (847) 
ਬੰਨੂ - ਬੰਨ੍ਹਣ ਦੀ ਕਿਰਿਆ, ਬੰਨ੍ਹਣ 


“ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ 


ਕਲੁ । " -- ਸੋਰ ੧, ੨, ੩ : ੨ (595) 
ਬਨੇ -- 1. ਬਣੇ, ਬਣ ਜਾਵੇ ਭਾਵ ਹੋਏ 
“ਗਗਨ ਮੈ ਥਾਲੂ ਰਵਿ ਚੰਦੁ ਦੀਪਕ ਬਨੇ ਤਾਰਿਕਾ 
ਮੰਡਲ ਜਨਕ ਮੋਤੀ।” 
-- ਧਨਾਂ ੧, ਸੋਹ ੩, ੧ : ੧ (13) 
“ਸਰਬ ਸੁਖਾ ਬਨੇ ਤੇਰੈ ਓਲ੍ਹੋ। (ਭਾਵ ਮਿਲ ਜਾਂਦੇ 
ਹਨ) - ਆਸਾ ੫, ੫੭, ੧” : ੧ (385) 
ਹੋਰ ਰੂਪ -- ਬਨੈ -- 
“ਤਿਸੁ ਸਿਉ ਆਲਸੁ ਕਿਉ ਬਨੈ ਮਾਇ।” 
-- ਗਉ ੫, ੧੪੫, ੧ : ੨ (195) 
_ 2. ਫ੍ਹੇ, ਸ਼ੋਭਨੀਕ ਹੋਏ, ਹੋਰ ਵੇਖੋ 'ਬਨੈ” (3) 
“ਚਮਰ ਪੋਸ ਕਾ ਮੰਦਰ ਤੇਰਾ ਇਹ' ਬਿਧਿ ਬਨੇ 
ਗੁਪਾਲਾ। ”-- ਭੈਰ ਨਾਮ, ੧, ੧ : ੨ (1167) 
“ਮਿਲੁ ਸਖੀ ਸਹੇਲੀ ਹਰਿ ਗੁਨ ਬਨੇ।” (ਫਬਦੇ _` 
ਹਨ) -- ਬਸੰ ੧, ੬, ੧" : ੧(1170) 
ਬਨੈ -- ।. ਬਣੇ, ਵੇਖੋ 'ਬਨੇ” (1) 
“ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ।” 
(ਭਾਵ ਜੁੜੇ) -- ਸਲੋ ਕਬ, ੨੧੭ : ੨ (1376) 
2. ਜੰਗਲਾਂ ਵਿਚ 
“ਮਨੁ ਘਨੈ ਭ੍ਰਮੈ ਬਨੈ। ” 
- ਸਾਰ ੫, ੨੪, ੧ : ੧ (1272) 
3, ਫਬਿਆ ਹੈ, ਸ਼ੋਭਨੀਕ ਹੈ 
“ਉਪਰਿ ਬਨੈ ਅਕਾਸੁ ਤਲੈ ਧਰ ਸੋਹਤੀ। ” 
-- ਸਲੋ ਕਬ, ੯ : ੧ (1362) 
ਬੰਨੈ -- ।. ਬੰਨ੍ਹ ਭਾਵ ਰਖ ਸਕਦਾ ਹੈ 
“ਕੰਧੀ ਉਤੇ ਰੁਖੜਾ ਕਿਚਰਕੁ ਬੰਨੈ ਧੀਰੁ।” 
-- ਸਲੋ ਫਰ, ੯੬ : ੧ (1382) 
2. ਵਟ, ਹਦ ਬੰਨਾ ਰ 
“ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ 
ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲ 
ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ 
ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚ ਕਾਲਾ 
ਕਰਾਇਆ। ” 
ਹ ਰ੍ - ਬਿਲਾ ੪, ਵਾਰ ੯ : ੪ (853) 
ਬਨੋ -- ਜੰਗਲਾਂ ਵਿਚ ਰ੍ 
“ਹਉ ਬਨੁ ਬਨੇ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ 
ਰਾਮ। ” _-- ਆਸਾ ੧, ਛੰਤ ੨, ੪ : ੧ (437) 








“੫ 


ਬਹ 1656 


ਬੰਨ੍ਹ - ਬੰਨ੍ਹ ਕੇ 
ਛਟੀਐ।” -- ਰਾਮ ਬਸ, ਵਾਰ ੨ : ੧੧ (967) 
ਬਨਾਇਆ -- ਬੰਨ੍ਹਾ/ਂਖੰਨਵਾ ਲਿਆ 
“ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ 
ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ।”” 
- ਬਿਹਾ ੪, ਛੰਤ ੨, ੩ : ੨ (538) 
ਬੰਨ੍ਹਿ - ਬੰਨ੍ਹ ਕੇ 
“ਗੁਣ ਰਾਸਿ ਬੰਨ੍ਹਿ ਪਲੈ ਆਨੀ।” 
- ਆਸਾ ੫, ੬, ੧ : ੩ (372) 
ਬੰਨ -- ਬੰਨ੍ਹਦਾ ਹੈ 
''ਚੂਹਾ ਖਡ ਨਮਾਵਈ ਤਿਕਲਿ ਬੰਨੈ ਛਜ।” 

- ਮਲਾ ੧, ਵਾਰ ੧੯ਸ, ੧, ੧ : ੨ (1286) 
ਬਪੁਰਾ -- ਵਿਚਾਰਾ, ਦੀਨ 
“ਆਗਿਆਕਾਰੀ ਬਪੁਰਾ ਜੀਉ।” 

-- ਗਉਂ ੫, ਸੁਖ ੧੧, ੫ : ੩ (277) 
ਹੋਰ ਰੂਪ -- ਬਪੁਰੀ -- 

“ਕਾਠ ਕੀ ਪੁਤਰੀ ਕਹਾ ਕਰੇ ਬਪੁਰੀ 

ਖਿਲਾਵਨਹਾਰੋ ਜਾਨੈ।” (ਵਿਚਾਰੀ) 


-- ਗਉ ੫, ੧੨੬", ੩ : ੧ (206) 


“ਜੋ ਰਾਤੇ ਮਾਤੇ ਸੰਗਿ ਬਖੁਰੀ ਮਾਇਆ ਮੋਹ 


ਸੰਤਾਪ।” (ਨਾਮੁਰਾਦ) 
-- ਕਾਨ ੫, ੪੪, ੧ : ੧ (1307) 
ਬਪੁਰੇ -- 
“ਸਰਪਰ ਗਵਨੂ ਕਰਹਿਗੇ ਬਪੁਰੇ। (ਵਿਚਾਰੇ) 
-- ਗਉਂ ੫, ਅਸ ੪, ੧ : ੪ (237) 
ਜਾਨੁ।” (ਹੇ ਵਿਚਾਰੇ/ਦੀਨ) 
`_ = ਸਾਰ ੫, ੫੮. ੧" 
ਬਪੁਰੈ -- 


“ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ 
ਹਰਿ ਗਾਇਆ।” (ਵਿਚਾਰੇ) 


- ਮਾਰੂ ੪, ਵਾਰ ੨, ੨ : ੧ (995) 


2 % (1215) 


ਬਪੁਰੋ -- 
“ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ 
ਬਪੁਰੋ ਜਾਮੁ।” (ਵਿਚਾਰਾ) 
- ਮਾਰੂ ੫, ੨੪, ੧ : ੨ (1006) 








ਬਬਾ 





ਪੁੜਾ -- ਵਿਚਾਰਾ 
ਆਪੇ ਰੂਪ ਕਰੇ ਬਹੁ ਭਾਂਤੀ ਨਾਨਕੁ ਬਖੁੜਾ ਏਵਕ 
34 -- ਆਸਾਂ ੧, ੫, ੪ : ੨ (350) 
“ਜੇ ਜਾਣਾ ਬਗੁ ਬਖੁੜਾ ਤ ਜਨਮਿ ਨ ਦੇਦੀ ਅੰਗੁ।” 
(ਕਮਬਖਤ) 
- ਵਡ ੪, ਵਾਰ ੧ਸ, ੩, ੨ : ੨ (585) 
ਹੋਰ ਰੂਪ -- ਬਪੁੜੀ -- 
“ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ 
ਅੰਗਿਆਰ। ” (ਵਿਚਾਰੀ) 
- ਆਸਾ ੧, ਵਾਰ ੬ਸ, ੧, ੨ : ੩ (466) 
ਬਪੁੜੇ -- 
“ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ 
ਗਵਾਰ।” ਰ 
- ਸਿਰੀ ੩, ਅਸ ੨੦, ੬ : ੧ (66) 
ਬਪੁੜੇ' -- 
ਹਥਿ ਕਿਛੁ ਨਾਹਿ।” (ਵਿਚਾਰੇ ਨੂੰ) 
-- ਮਲਾ ੧, ਵਾਰ ੬ਸ, ੩, ੨ : ੧ (1280) 
ਬਪੁੜੈ -- 
ਜਿਤਿਆ।” (ਵਿਚਾਰੇ ਨੇ) 
-- ਆਸਾ ੫, ਛੰਤ ੧੧, ੧ : ੪ (459) 
ਬਪੁੜੋ -- 
"ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ 
ਦੂਜੈ ਭਗਤ ਵਿਸਾਰੀ ਜੀਉ।” (ਵਿਚਾਰਾ 
ਕਮਬਖਤ) -- ਸੋਰ ੧, ੮, ੩ : ੧ (598) 
ਬਫਾਂਵੈ -- ਫੁਲਦਾ ਹੈ, ਗਰਬ ਕਰਨਾ, ਸ਼ੇਖੀ ਮਾਰਨਾ, 
ਡੀਂਗਾ ਮਾਰਨਾ 
“ਨਿਤ ਨਿਹਫਲ ਕਰਮ ਕਮਾਇ ਬਫਾਵੈ 
ਦੁਰਮਤੀਆ। ” -- ਤਿਲੰ ੪, ੨, ੧ : ੧ (723) 
“ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ 
ਬਫਾਵੈ।”` __-- ਪ੍ਰਭਾ ੧, ੩, ੩ : ੧ (1328) 


| ਬੰਬ -- ਆਵਾਜ਼, ਖਬਰ, -ਸੋਘ 


“ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ 


ਬੰਬ। ” - ਸਲੋ ਕਬ, ੨੨੬ : ੨ (1376) 


| ਬਬਾ =- ਗੁਰਮੁਖੀ ਲਿਪੀ ਦਾ ਅਠਾਈਵਾਂ ਅਖਰ, 


“ਬੂ” 


ਬਬਾੜ 


੨ 1657 








“ਬਬਾ ਬ੍ਰਹਮੁ ਜਾਨਤ ਤੇ ਬ੍ਹਮਾ।” 

-- ਗਉ ੫, ਬਾਅ ੩੯ : ੧ (258) 
ਬਬਾੜੇ -- ਬੋਲੇ, ਕਹੇ, ਬਕੇ 
“ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ 
__ ਬਬਾੜੇ।” _-- ਆਸਾ ੫, ੩੮, ੨ : ੨ (380) 
ਬਬੀਹਾ -- ਪਪੀਹਾ, ਚਾਤ੍ਰਿਕ, ਇਕ ਛੋਟਾ ਪੰਛੀ 
“ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਕੂਾਇਅੰਗਮ ਫਿਰਹਿ 
ਡਸੰਤੇ।”” _-- ਤੁਖਾ ੧, ਬਾਰਾ ੧੦ : ੪ (1108) 
ਬਥੈ -- 'ਬ` ਅਖਰ ਦੁਆਰਾ 
“ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ 
`_ਜੁਗਾ।” -- ਆਸਾ ੧, ਪਟੀ ੨੬ : ੧ (433) 
ਬਭੀਖਣ -- ਰਾਵਣ ਦਾ ਛੋਟਾ ਭਰਾ 
“ਭੇਦ ਬਭੀਖਣ ਗੁਰਮੁਖਿ ਪਰਚਾਇਣੁ। 
ਰ - ਰਾਮ ੧, ਸਿਗੋ ੪੦ : ੪ (942) 
ਬੰਮੂ -- ਬ੍ਹਮਾ 
ਸਕੈ ਈਸੁ ਬੰਮੂ ਗ੍ਰਾਨ ਧ੍ਰਾਨੁ ਧਰਤ ਹੀਐ ਚਾਹਿ 
ਜੀਉ।” -- ਸਵ ੪, ਗਯ ੬ : ੪ (1402) 
ਬਯਣ -- ਬਚਨ, ਵਚਨ __ 
“ਗੁਰ` ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ 
ਅੰਮ੍ਰਿਤ ਬਯਣ। ” 

ਰ੍ - ਸਵ ੫) ਮਥੁ ੧ : ੫ (408) 
ਬਰ -- ਵਰ, ਪਤੀ 
“ਲਖਿਮੀ ਬਰ ਸਿਉ ਜਉ ਲਿਉ ਲਾਵੈ।” 

-- ਗਉ ਕਬ, ਬਾਅ ੪੩ : ੩ (342) 
ਬਰਸ - 1. ਵਰ੍ਹੇ 


ਮਾਸ। ”-- ਆਸਾ ੧, ਵਾਰ ੯ਸ, ੧, ੧ : ੩ (467) 
2. ਵਸਣਾ 
“ਜੈਸੇ ਕਿਰਖਹਿ ਬਰਸ ਮੇਘ।” 


3. ਵਰਖਾ/ਮੀਂਹ __ 

“ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ।” 

- ਤੁਖਾ ੧, ਬਾਰਾ ੧੦ : ੨ (1108) 
ਬਰਸਹਿ -- ਵਸੇਂ, ਵਸਦਾ ਹੈ 

“ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ 

ਕਾਹਿ। ”-- ਗੂਜ ੩, ਵਾਰ ੨੧ਸ, ੩, ੧: ੩ (517) 


-- ਮਾਲੀ ੫, ੩, ੨ : ੩ (987) 


। ਬਰਸਤ -- ਵਸਦਾ ਹੈ 
“ਚਾਤ੍ਰਿਕ ਚਿਤਵਤ ਬਰਸਤ ਮੇਂਹ।” 

- ਜੈਤ ੫, ੧੦, ੧ : ੧ (702) 
ਹੋਰ ਰੂਪ -- ਬਰਸਤੁ -- 

“ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ 
ਕਿਆ ਧਰਤੇ ਮਧੇ ਪਾਣੀ ਨਾਹੀ।” 

-- ਗਉ ੩, ੩੫, ੧ : ੧ (162) 
ਬਰਸਨਹਾਰੁ -- ਵਸਨ ਵਾਲਾ 
“ਸਾਵਣ ਆਇਆ ਹੇ ਸਖੀ 

ਬਰਸਨਹਾਰੁ । ” 
-- ਮਲਾ ੧, ਵਾਰ ੪ਸ, ੨, ੨ : ੧ (1280) 


ਜਲਹਰੁ 


। ਬਰਸਨਾ -- ਵਸਨਾ 


“ਬਰਸਨਾ ਤ ਬਰਸੁ ਘਨਾ ਬਹੁੜਿ _ਬਰਸਹਿ 
ਕਾਹਿ।” ੍‌ 

. __ - ਗੂਜ ੩, ਵਾਰ ੨੧ਸ, ੩, ੧ : ੩ (517) 

ਹੋਰ ਰੂਪ -- ਬਰਸਨਿ -- 





- ਮਾਰੂ ੫. ਵਾਰ ੨੨ਸ, ੫, ੨ : ੨ (1102) 


ਬਰਸਿ -- ਵਸ ਕੇ ਰ੍ 
“ਘਨਿਹਰ ਬਰਸਿ ਸਗਲ ਜਗੁ ਛਾਇਆ। ” 
-- ਮਲਾ ੫, ੧੧, ੧" : ੧ (1268) 
ਬਰਸੀ -- ਬਰਸਾਉਣ ਵਾਲੀ 
“ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ। ” 
ਹ -- ਗਉ ੫, ਸੁਖ ੮, ੩ : ੬ (272) 
ਬਰਸੁ -- ।. ਵਸੋ, ਵਸ 





“ਜੈਸੀ ਚਾਕ੍੍‌ਕ ਪਿਆਸ ਖਿਨੁ ਖਿਨੁ ਬੂੰਦ ਚਵੈ 
ਬਰਸੁ ਸੁਹਾਵੇ ਮੇਹੁ। ” 


-- ਆਸਾਂ ੫, ਛੱਤ ੪, ੨ : ੨ (455) 


2, ਵਰਖਾ ਰ੍ 
“ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ 
ਜੀਉ।”? -- ਰਾਮ ੫, ਰੁਤੀ ੪ : ੧ (928) 


_ “ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ 
ਪ੍ਰੇਮੁ ਸੁਖਾਵੈ।” (ਵਰਖਾ ਹੋਈ ਹੈ) 
____- ਤੁਖਾ ੧, ਬਾਂਰਾ ੪ : ੫ (1107) 
3. ਵਰ੍ਹਾ, ਸਾਲ 
“ਬਰਸੁ ਏਕੁ ਹਉ ਫਿਰਓ ਕਿਨੈ ਨਹੁ ਪਰਚਉ 


ਬਰਸੈ 





_ ਲਾਯਉ।” 
ਬਰਸੈ -- ਵਸੇ 


- ਸਵੇ ੩, ੨੦ : ੩ (1395) 


“ਜਿਉ ਧਰਤੀ ਸੋਭ ਕਰੇ 'ਜਲੂ ਬਰਸੈ ਤਿਉ ਸਿਖੁ 


ਗੁਰ ਮਿਲ ਬਿਗਸਾਈ।” 
- ਸੂਹੀ ੪, ਅਸ ੧, % : ੧ (758) 
ਬਰਕਸ -- (ਫਾ. ਬਰ ਅਕਸ) ਵਿਪਰੀਤ, ਉਲਟ, 


“ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ 

ਕਤ ਆਈ। ”-- ਗਉ ਕਬ, ੫੪, ੩ : ੧ (335) 

ਬਰਕਤਿ -- ।. (ਬਰਕਤ) ਅਧਿੱਕਤਾ, ਵਿਧੀ, 
ਵਾਧਾ (ਅ. ਬਰਕਤ) ` 

“ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ 

ਦਰੂਦ। ` _-- ਸਿਰੀ ੧, ਅਸ ੧, ੩ : ੩ (53) 

2. ਸਦਕੇ, ਬਦੌਲਤ, ਤੁਫੈਲਸੇ, ਕ੍ਰਿਪਾ ਸਦਕਾ 

“ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ 
ਬਰਕਤਿ ਖਾਹਿ ਅਸੰਖ ਕਰੋੜੇ।” 

-` ਗਉ ੪, ਵਾਰ ੧੧ : ੨ (306) 


ਹੋਰ ਰੂਪ - ਬਰਕਤੀ -- 
“ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ 
ਜੋ ਰਤੇ ਹਰਿ ਨਾਇ।” (ਬਰਕਤ ਨਾਲ, 
ਸਦਕੇ) 


-- ਸੋਰ ੪, ਵਾਰ ੧੨ਸ, ੩, ੨ : ੩ (647) 
ਬਰਖ -- ਬਰਸ, ਵਰ੍ਹੇ 
“ਅਨਿਕ ਬਰਖ ਕੀਏ ਜਪ ਤਾਪਾ।” 
- ਮਾਂਝ ੫, ੧੨, ੩ : ੧ (98) 
ਬਰਖਸਿ -- ਵਰਸ਼ਾ ਵਿਚ, ਬਰਖਾ ਵਿਚ 
“ਬਰਖਸਿ ਬਾਣੀ ਬੁਦਬੁਦਾ ਹੇਰਿ।” 
- ਬਸੰ ੧, ਅਸ ੧, ੨ : ੨ (1187) 
ਬਰਖਨ -- ਵਰ੍ਹਿਆਂ ਦਾ 


“ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ 
ਗੁਰੂ ਸੁਖੁ ਪਾਯਉ। ” 
`_- ਸਵ ੪, ਨਲ ੧੦ : ੫ (1400) 
ਬਰਖਾ -- ਬਾਰਸ਼ 


“ਬਾਦਲ ਬਿਨੁ ਬਰਖਾ ਹੋਈ।” 

-- ਸੋਰ ਨਾਮ, ੩, ੧ : ੩ (657) 
ਬਰਖਿ -- ਵਸ ਕੇ 
“ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ 


1658 









ਸਰ ਤਾਲ। '` -- ਸਲੋ ਕਬ, ੧੨੪ : ੧ (1371) 
ਬਰਖੁਰਦਾਰ -- ਨੇਕ ਨਸੀਬਵਾਲਾ, ਭੁਲਾ ਬਚਾ 
(ਫ. ਬਰਖ਼ੁਰਦਾਰ) 
“ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ 
ਬਰਖੁਰਦਾਰ ਖਰਾ। ” 
- ਮਾਰੂ ੫, ਸੋਲਾ ੧੨, ੧੦ : ੩ (1084) 
ਬਰਖੈ -- ਵਸਦਾ ਹੈ, ਵਰ੍ਹਦਾ ਹੈ 
“ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਥੈ। ” 
- ਗਉ ੫. ਸੁਖ ੨, ੪ : ੧੦ (264) 
ਬਰੰਗਨ -- (ਸੰ. ਕਗੰਗਗ) ਇਸਤ੍ਰੀਆਂ ਭਾਵ 
ਰਾਗਨੀਆਂ ਰ੍ 
- ਰਾਗ ੧ : ੧ (1429) 
ਬਰਜਤ -- ਰੋਕਦਿਆਂ, ਵਰਜਣ ਦੇ ਬਾਵਜੂਦ 
“ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ` 
ਧਾਵੈ।” _ -- ਗੂਜ ੧, ਅਸ ੧, ੧ : ੧ (503) 
। ਬਰਜਿ -- ਰੋਕ ਕੇ ਵਰਜ ਕੇ, ਮੰਨ੍ਹਾ ਕਰਕੇ 
“ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ 





ਰਹਾਈ।” -- ਕੇਦਾ ਕਬ, ੩, ੩ : ੧ (1123) 
ਹੋਰ ਰੂਪ -- ਬਰਜੈ -- ੍ 
“ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ 
ਲੋਗੁ ਅਜਾਨੁ।” 


- ਸਲੋ ਕਬ, ੨੧੭ : ੧ (1376) 
ਬਰਤ -- ਵਰਤ, ਬਿਨਾ ਅਹਾਰ ਰਹਿਣ ਦਾ ਨਿਯਮ 
“ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁਨ 
`ਪਾਕਿਆ। ” -- ਗਉ ੫, ੧੬੪", ੧ : ੨ (216) 
“ਦਿਨਸੁ ਰੈਣਿ ਬਰਤ ਅਰੁ ਭੇਦਾ।” (ਵਰਤ ਭਾਵ 
ਬਝਵੇ' ਨਿਯਮ) 
- ਗਉਂ ੫, ਅਸ ੪, ੩ : ੩ (237) 
(ਮਹਾਨਕੋਸ਼ ਅਰਥ 'ਸ਼੍ਰਹਮਾਂਡ' ਕਰਦਾ ਹੈ) 
ਬਰਤਨ -- ਵਰਤਨ, ਇਸਤਮਾਲ ਕਰਨ, ਵਰਤੋਂ 
“ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ। ? 
-- ਗੋਂਡ ੫, ੩, ੧ : ੩ (862) 
ਬਰਤਨਹਾਰ -- ਫਿਰ ਜਾਣ ਵਾਲਾ 
“ਮੈਘ ਕੀ ਛਾਇਆ ਜੈਸੇ ਬਰਤਨਹਾਰ। ” 
- ਭੈਰ ੫, ੩੩, ੩ : ੩ (1145) 


ਬਰਤਨਿ -- ਨਿਤ ਦੀ ਵਰਤੋਂ ਵਿਚ ਆਉਣ ਵਾਲੀ 


1 








` ਵਸਤ _ 
“ਭਗਤ ਜਨਾ ਕੀ ਬਰਤਨਿ ਨਾਮੁ। ” 
- ਗਉ ੫. ਸੁਖ ੨. ੫ : ੧ (264) 
(ਮਹਾਨਕੋਸ਼ ਅਰਥ “ਆਚਾਰ”, 'ਕ੍ਰਿਯਾ”, 
“ਕਰਮਕਾਂਡ” ਕਰਦਾ ਹੈ) 
ਬਰਤਾਇਆ -- ਵਰਤਾ ਦਿੱਤਾ 
“ਜਨਕ ਰਾਜ ਬਰਤਾਇਆ ਸਤਜੁਗੁ ਆਲੀਣਾ। ” 


- ਸਵ ੫, ਕਲੋ ਤੇ : ੧(1407).- 


ਬਰਤੀ -- ਵਰਤ ਰਖਨ ਵਾਲਾ 
“ਬਰਤੀ ਬਰਤ ਰਹੈ ਨਿਹਕਾਮ।” 
-- ਸਿਲਾ ੧, ਥਿਤੀ ੧੬ : ੩ (840) 


-- ਗਉ ੫. ਥਿਤੀ ੧੧ : ੪ (299) 
ਬਰਤੈ -- ।. ਵਰਤਾ ਹੈ 
“ਖਾਤ ਪੀਤ ਬਰਤੈ ਅਨਦ ਉਲਾਸਿ। ” 
-- ਗਉਂ ੫, ਸੁਖ ੫, ੨ : ੨ (268) 
2. ਰਹੇ, ਨਿਵਾਸ ਰਖੇ 
“ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ 
ਪਸੂ ਨ ਬੂਝੈ ” 
-- ਧਨਾ ਕਬ, 2, 2 : ੧ (692) 
ਬਰਦ -- ਬਲਦ ਰ 
“ਬਰਦ ਚਢੇ ਡਉਰੂ ਢਮਕਾਵੈ। ” ਰ 
- ਗੋਂਡ ਨਾਮ, ੬, ੨ : ੨ (874) 
ਬਰਦਾਤਾ -- ਵਰ ਦੇਣ ਵਾਲਾ ਬ਼ਖਸ਼ਿੰਦ 
'ਇਕ ਮਨਿ ਪੁਰਖੁ ਧਿਆਇ ਬਰਦਾਤਾ। ” 
- ਸਵ ੧, ੧ : ੧ (1389) 
ਬਰਦਾਤਿ -- ਵਰ ਦਿੰਦੇ ਹੋ 
“ਅਮਿਉ ਰਸਨਾ ਬਦਨਿ ਬਰਦਾਤਿ ਅਲਖ ਅਪਾਰ 
ਗੁਰ ਸੂਰ ਸਬਦਿ ਹਉਮੈ ਨਿਵਾਰ੍ਹਉ।” 
-- ਸਵ ੫, ਕਲ ੯ : ੧ (1408) 
ਬਰਦਾਯਉ -- ਵਰਤਾਇਆ 
“ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ 
ਗੰਗ ਪਸੂਮਿ ਧਰੀਆ। ” 
'-- ਸਵ ੩, ੧ : ੭ (1393) 





ਬਰਧ -- ਬਲਦ 
“ਬਰਧ ਪਚੀਸਕ ਸੰਗੁ ਕਾਚ। ” 


1659 


ਬਰਨ 





- ਬਸੰ ਕਬ, ੬, ੧: ੨ (1194) 
ਬਰਧੰਤਿ -- ਵੱਧਣਾ ਹੈ 
“ਬਰਧੰਤਿ ਜਰੂਆ ਹਿਤ੍ਰੰਤ ਮਾਇਆ।” 
੍ -- ਸੱਸ ੫, ੩ : ੨ (1354) 
ਬਰਧਮਾਨ -- ਵਧਦਾ ਹੈ 
“ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ 
ਬਿਖੰਮ ਜਰੀ।” -- ਸਮੁ ੫, ੩" : ੪ (1387) 
ਬਰਨ -- ।. ਵਰਨ, ਜਾਤ, ਵਰਣ ਚਾਰ ਹਨ ` 
“ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ 
ਕਰ ਤਲੀ ਰੇ ।”” 
`..-- ਆਸਾ ੫, ੧੩੨, ੧ : ੧ (404) 
“ਬਰਨ ਆਸ੍ਮ ਸਾਸਤ ਸੁਨਉ ਦਰਸਨ ਕੀ 
ਪਿਆਸ। ” (ਵਰਣ-ਆਸ਼੍ਮ ਹਨ: ਬ੍ਰਹਮਚਾਰਜ, 
ਗ੍ਰਿਹਸਥ, ਵਾਨਪ੍ਰਸਥ ਸੰਨਿਆਸ) 
- ਬਿਲਾ ੫, ੬੧, ੨ : ੧ (816) 


- ਦੇਵ ੫, ੪, ੧% : ੨ (529) 
4. ਵਰਣਨ, ਕਥਨ, ਹੋਰ ਵੇਖੋ 'ਬਰਨੰ” 
“ਬੇਅੰਤ ਮਹਿਮਾ ਤਾ ਕੀ ਕੇਤਕ ਬਰਨ। ” 
- ਰਾਮ ੫, ੧੮, ੨ : ੩ (੧6੧8) 
5. ਸਿਫਤ 
“ਬਰਨ ਸਹਿਤ ਜੋ ਜਾਧੈ ਨਾਮੁ।” 
-- ਭੈਰ ਰਵਿ, ੧, ੧ : ੩ (1167) 
(ਮਹਾਨ ਕੋਸ਼ ਅਰਥ “ਵਰਣਨਯੋਗ” ਕਰਦੇ ਹਨ। ) 
6. ਵਰੁਣ ਦੇਵਤਾ, ਸਮੁੰਦਰ ਦਾ ਦੇਵਤਾ 
“ਅਨਿਕ ਬਰਨ ਅਨਿਕ ਕਨਿਕ ਸੁਮੇਰ।” 
-- ਸਾਰ ੫, ਅਸ ੨, 2 : ੨ (1236) 
7. ਭਾਵ ਸੁਭਾ 
“ਰਾਮ ਸਨੇਹੀ ਤਉ ਮਿਲੈ ਦੋ ਨਉ ਬਰਨ 
ਗਵਾਇ। ” (ਉਤਮ/ਅਧਮ ਜਾਤੀ ਸੁਭਾ 
ਭਾਵਨਾ) _ -- ਸਲੋ ਕਬ, ੫੬ : ੨ (1367) 





ਬਰਨ -- ਬਿਆਨ/ਕਥਨ ਕੀਤਾ ਗਿਆ 
“ਜਗਜੀਵਨੁ ਜਗੰਨਾਬੁ ਜਲ ਥਲ ਮਹਿ ਰਹਿਆ 
ਪੂਰਿ ਬਹੁ ਬਿਧਿ ਬਰਨੰ।” 
- ਸਵ ੪. ਗਯੰ ੪ : ੫ (1402) 
ਬਰਨਉ -- ਬਿਆਨ/ਕਥਨ ਕਰਾਂ 
“ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ 
ਬੰਧਨ ਤਿਹ ਤੂਟਾ।” 
-- ਸੋਰ ੯, ੪, ੨ : ੨ (632) 
ਬਰਨਥੇ -- ਵਰਣਨ/ਕਥਨ/ਬਿਆਨ ਕੀਤੇ ਹਨ 


“ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ 


ਕਰਿ ਕਰਿ ਬਰਨਥੇ ।” 
- ਕਲਿ ੪, ੩, ੪ : ੧ (1320) 
ਬਰਨਾਂ -- ਰੰਗ ਦਾ 
“ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ।” 
ਹ - ਤਿਲ ਨਾਮ, ੩, ੩ : ੨ (727) 
ਬਰੰਨਾ -- ਵਰਨ, ਜਾਤੀਆਂ 
ਤੋਊ।” ੮ ਦਵੇ ਬਕ, ' : 2 (੨੩6) 
ਬਰਨਿ -- ਬਿਆਨ/ਕਥਨ ਕਰਨਾ 
“ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖ 
ਦਾਤੇ।”” _-- ਗਉ ੫, ੧੨੮", ੨ : ੧ (207) 
ਬਰਨੁ -- ।. ਰੰਗ 
“ਜਬ ਇਸ ਕਾ ਬਰਨੁ ਚਿਹਨੁ ਨ ਜਾਪਤ।” 
- ਗਉ ੫, ਸੁਖ ੨੧, ੧ : ੫ (290) 
2. ਵਰਨ 


੯ 


ਰਵਾਰੇਂ । ' -- ਗੂਜ ੫, ੧੦, ੧ : ੨ (498) 


ਬਰਨੇ -- ਬਿਆਨੇ, ਕਥਨ ਕੀਤੇ 
“ਅਚਰਜ ਸਾਦ ਤਾ ਕੇਂ ਬਰਨੇ ਨ ਜਾਹੀ।” 
- ਸੂਹੀ ੫, ੨੭, ੨ : ੨ (742) 
ਗਗਨ. ਦਰਡਨ 
“ਉਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ। ” 
- ਬਿਲਾ ੫, ੪੭, ੪: ੧(812) 
ਬਰਨੈ -- ਬਿਆਨ ਕਰੇ, ਵਰਣਨ ਕਰੇ 
“ਸਾਧ ਕੀ ਮਹਮਾ ਬਰਨੈ ਕਉਨੁ ਪ੍ਰਾਨੀ।” 
- `` ਗਉ ੫, ਸੁਖ ੭, ੧ : ੯ (271) 
ਰਲਾ ਤਕ 


1660 








ਬ੍ਰਹਮੰਡ, ਸਿਿਸਟੀ, ਭੂਗੋਲਕ ਤੇ 
ਖਗੋਲਕ ਰਗਤਾ 

“ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰ ਤਹ 
ਨਾਹੀ।” _-- ਗਉ ਕਬ, ੫੨, ੨ : ੧ (334) 


-” ਜਪੁ ੧, ੩੫ : ੪ (7) 
ਬਰਲਿਆ -- ਪਾਗਲ/ਸ਼ੁਦਾਈ ਹੋਇਆ, ਬੌਂਦਲਿਆ 
“ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ 
ਜਾਇ।” - ਸਲੋ ੩, ੩੬ : ੧ (1417) 
ਬਰਲੂ -- ।. ਪਾਗਲਪੁਣਾ, ਝਲਪੁਣਾ, ਸ਼ੁਦਾ 
“ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ 
ਆਇ।” 
- ਬਿਹਾ ੪, ਵਾਰ ੧੬ਸ, ੩, ੧ : ੨ (554) 
2. ਅਸਪਸ਼ਟ ਬੋਲ, ਅਉਲ ਜਲੂਲ 
“ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ 
ਸੁਟਦਾ ਮੁਆ। ” 
_- ਸੋਰ ੪, ਵਾਰ ੨੭ਸ, ੪, ੨ : ੩ (653) 
ਬਰੜਾਇ -- ਸੁਤੇ ਪਏ ਅਚੇਤ ਅਵਸਥਾ ਵਿਚ ਬੁੜ 
ਬੁੜ ਕਰਨਾ ਅਥਵਾ ਬੋਲਣਾ 
“ਕਬੀਰ ਸੁਪਨੈ ਹੂ ਬਰੜਾ ਇਕੈ ਜਿਤ ਮੁਖਿ ਨਿਕਸੈ 
_ਰਾਮੁ। ” - ਸਲੋ ਕਬ, ੬੩ : ੧ (1367) 
ਹੋਰ ਰੂਪ -- ਬਰੜਾਇਓ -- 
“ਨੈਨੀ ਨੀਦ ਸੁਪਨ ਬਰੜਾਇਓ। ” 
-- ਗਉਂ ੫, ਥਿਤੀ ੧੮ : ੮ (299) 


ਬਰਾ - ਚੰਗਾ, ਉਤਮ, ਸੇਸ਼ਟ 


ਬਰਾਸਾਇਆ 


1661 


ਬਲਈਆ 


ਬਦ ਤਤ ਤਤ ਤਦ ਮਦ ਜਾਤ [ਨ ਰਾ 
ਬੰਧਾਨਿ ਬਰਾ। (ਪਰਣਾਹੀ/ਵਿਆਹੀ ਹੋਈ) 


- ਮਾਰੂ ੫, ਸੋਲਾ ੧੨, ੭ : ੩ (1084) 
ਬਰਾਸਾਇਆ -- ਵਰ ਸਹਿਤ ਹੋਇਆ, ਫਲ 
ਪਾਇਆ 

“ਤਿਉ ਸਾਕਤ ਤੇ ਕੋਨ ਬਰਸਾਇਆ। ” 

ਰ੍ - ਭੈਰ ੫, ੫, ੪ : ੨ (1137) 

ਬਰਾਹ -- ਸੂਰ ਦੇ ਸਰੀਰ ਵਾਲਾ ਦੇਵਤਾ, ਇਕ 

ਅਵਤਾਰ ._ 

“ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ 
ਸੰਗਿ ਉਧਾਰੇ । ”-- ਮਲਾ ੫, ੧੩, ੧" : ੨ (1269) 

ਬਰਾਤ -- ਜਾਗੀਰ 

“ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖਟਕਾ 
ਬਰਾਤ। ' _-- ਸਾਰ ਕਬ, ੧,੧:੧(125) 

ਬਰਾਤੀ -- ਜਾਂਦੀ 

“ਤਨੁ ਰੈਨੀ ਮਨੁ ਪੁਰਰਪਿ ਕਰਿ ਹਉ ਪਾਚਉ ਤਤ 
ਬਰਾਤੀ। ” -- ਆਸਾ ਕਬ, ੨੪, ੧ : ੧ (462) 

ਬਰਾਬਰਿ - !. ਤਲ, ਸਮਾਨ 

“ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ 
ਕਾਤੀ।” -- ਗਉਂ ੧, ੧੭, ੬ : ੧ (156) 


ਰ੍ - ਮਲਾ ੫. ੬, ੧ : ੨ (1267) 
ਬਰਾਬਰੀ -- ਮੁਕਾਬਲਾ, ਸਾਹਮਣਾ 
ਪਾਇ।”” _ -- ਆਸਾ ੧, ਵਾਰ ੨੨ : ੩ (474) 
ਬਰਾਬਰੇ -- ਤੁਲ ਸਮਾਨ 
“ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ।” 
-- ਜੈਤ ੫, ਵਾਰ ੯ਸ, ੫, ੨ : ੨ (707) 
ਬਰਿ -- ਵਰ ਨਾਲ 
“ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ 
ਬਰਿ।” -- ਸਵ ੩, ੨੧ : ੫ (1396) 
ਬਰੀ - ਵਿਆਹਿਆ ਹੈ 
“ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ 
ਬਰੀ ਤਿਸੁ ਚੇਰੀ।” 
-- ਆਸਾ ਕਬ, ੪, ੨ : ੨ (476) 
“ਭਲੀ ਸਰੀ ਮੁਈ ਮੇਰੀ ਪਹਿਲੀ ਬਰੀ। ” 





-- ਆਸਾ ਕਬ, ੩੨, ੧" : ੧ (483) 
ਬਰੀਆ -- 1. ਅਵਸਰ, ਮੌਕਾ 
“ਮਿਲੂ ਜਗਦੀਸ ਮਿਲਨ ਕੀ ਬਰੀਆ। ” 
-- ਗਉ ੫, ੭੨, ੧" : ੧ (176) 
2. ਵਾਰੀ, ਵੇਰੀ 
“ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ 
ਲਖ ਬਰੀਆ। ” ਰ 
-- ਗਉ ੫, ੧੨੮", ੪ : ੧ (207) 
3. ਸਮੇਂ, ਵੇਰ 
“ਮੁਕਤਿ ਕੀ ਬਰੀਆ ਕਹਾ ਛਪਾਨੀ। ” 
-- ਗੋਂਡ ਨਾਮ, ੬, ੪ : ੨ (874) 
4. ਬਰਸ, ਵਰ੍ਹੇ 
“ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ 
`ਦਿਨਸ ਲਖ ਬਰੀਆਂ।” 
- ਸਾਰ ੫, ੨੪, ੨ : ੧ (1209) 
ਬਰੇ -- ਵੜੇ 
“ਰਾਜਾ ਰਾਮ ਕਕਰੀਆ ਬਰੇ ਪਕਾਏ। ” 
-- ਆਸਾ ਕਬ, ੬, ੧" : ੧ (477) 


| ਬਰੇਡਾ -- ਸ਼ਰਬਤ 


“ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ 
ਤਿਨਿ ਜਾਨਿਆ।” 
-- ਗਉ ਕਬ, ੪੭, ੨ : ੨ (333) 
ਬਲ -- ।. ਸ਼ਕਤੀ, ਸਮਰਥਾ 
“ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ 
ਮਾਧਾਣੀ।”” -- ਸਿਰੀ ਬੇਣੀ, ੧, ੪ : ੨ (93) 
“ਅਨਿਕ ਬੰਚ ਬਲ ਫ਼ਲ ਕਰਹੁ ਮਾਇਆ ਏਕ _ 
ਉਪਾਵ । ”-- ਗਉ ੫, ਬਾਅ ੩੩ : ੨ (257) 
ਬਲਉ -- ਸੜੇ, ਬਲੇ 
“ਹਉਮੈ ਮਮਤਾ ਜਲਿ ਬਲਉ ਲੋਕੁ ਜਲਉ 
ਅਭਿਮਾਨੁ । ” 
-- ਸਿਰੀ ੧, ਅਸ ੧੦, ੮ : ੨ (59) 


। ਬਲਇਓ -- ਬਲ ਰ 


-- ਆਸਾ ਕਬ, ੧੫, ੧" : ੨ (479) 


ਬਲਈਆ -- ਜਗਿਆ, ਬਲਿਆ, ਪ੍ਰਦੀਪਤ 


ਬਲਹਰ ੍ 1662 . ਬਲਲੇ 
ਹੋਇਆ ਕਾਇ। ” (ਬਲਦੀ) 
“ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ - ਸਿਰੀ ੧, ੧੪, ੧ : ੨ (19) 





ਗੁਰ ਗਿਆਨੁ ਬਲਈਆ। ” ਬਲਦੁ -- ਬੈਲ 
- ਬਿਲਾ ੪, ਅਸ ੫, ੪ : ੧ (636) | “ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ 
ਬਲਹਰ -- ਫ਼ਤੀਰ ਪ੍ਰਭਿ ਜੋਇਆ।” 


“ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ।” 


-- ਗੋਂਡ ਕਬ, ੯, ੧ : ੧ (872) 


- ਗਉਂ ੪, ਵਾਰ ੧੬ਸ, ੪, ੧ : ੫ (309) 
ਬਲਨ -- ਜੀਵਨ ਬਿਤਾਉਂਣ ਦਾ ਢੰਗ 
ਬਲਹਿ -- ਜਗਦੇ ਹਨ “ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ।” 
“ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ। ” - ਭੈਰ ੫, ੩੩, ੧ : ੨ (1145) 
- ਮਾਝ ੧, ਵਾਰ ੧੨ਸ, ੧, ੧ : ੫ (143) | ਬਲਨੰ -- ਬਲ, ਸਮਰਥਾ 








ਬਲਹੀਣ -- ਨਿਤਾਣਾ, ਸ਼ਕਤੀਹੀਣ “ਮਿਥ੍ਹੰਤ ਦੇਹੰ ਖੀਠਣੰਤ ਬਲਨੰ।” 
“ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ।” - ਸਸ ੫, ੩ : ੧ (1354) 
- ਸਸ ੫, ੨੧ : ੨ (356) | ਬਲਲਾ -- ।. ਸੜਨਾ 
ਹੋਰ ਰੂਪ -- ਬਲਹੀਨ -- “ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਮ ਜੈਸੇ 
"ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਰਜਾਰੀ।” - ਟੋਡੀ ੫, ੨, ੧ : ੧ (712) 
ਅਜਾਣਾ। ” “ਜਿਨਿ ਦੀਆ ਤੁਧੁ ਪਾਵਕੁ ਬਲਨਾ।” 
- ਬਿਹਾ ੫, ਛੰਤ ੩, ੧ : ੫ (543) - ਰਾਮ ੫, ੨, ੩ : ੩ (913) 
ਬਲੰਤੀ -- ਮਚਦੀ, ਸ਼ਲਦੀ 2. ਬਲ ਵਾਲਾ 
“ਏਕਿ ਚਲੇ ਹਮ ਦੇਖੇ ਸੁਆਮੀ ਭਾਹਿ ਬਲੰਤੀ “ਹੇ ਅਜਿਤ ਸੂਰ ਸੰਗਰਾਮ ਅਤਿ ਬਲਨਾ ਬਹੁ 
ਆਈ।” - ਰਾਮ ੧, ੧, ੩ : ੨ (876) ਮਰਦਨਹ। ” -- ਸਸ ੫. ੪੫ : ੧ (1358) 
ਬਲਤੋ -- ਬਲਦੇ, ਮਚਦੇ ਬਲੰਨ੍ਹਿ -- ਬਲਦੇ ਹਨ 
“ਬਲਤੋ ਜਲਤੋ ਤਉਕਿਆ ਗੁਰ ਚੰਦਨੁ | “ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੀਨ੍ਹਿ।” 
ਸੀਤਲਾਇਓ। ”-- ਗਉ ੫, ਅਸ ੧੪, ੧: ੧ (241) - ਸਲੋ ਫਰ, ੧੧੯ : ੧ (1384) 
ਬਲਦ -- ਬੈਲ ਬਲਬੰਚ -- ਠਗੀ, ਵਲਛਲ 
“ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ | _“ਬਲਬੰਚ ਕਰੈ ਨ ਜਾਨੈ ਲਾਭੈ ਸੋਧੂਰਤੁ ਨਹੀ 
ਭਵੰਦੇ।” ___-- ਬਿਲਾ ੪, ੬, ੨ : ੨ (500) ਮੂੜ੍ਹਾ। __-- ਸਾਜ਼ ੫, ੯0, ੧ : ੧ (1221) 
ਬਲੰਦੜੀ -- ਬਲਦੀ ਹੋਰ ਰੂਪ - ਬਲਬੰਚਾ -- 

“'ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ। ” "ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ 
- ਜੈਤ ੫, ਵਾਰ ੧੮ਸ, ੫, ੨ : ੧ (709) ਜਹ ਪੇਖਉ ਤਹ ਤਹ ਨੇਰਾ। ” 
ਬਲੰਦਿਆਂ -- ਜਗਦਿਆਂ, ਬਲਦਿਆਂ - ਬਿਹਾ ੫, ੧੧੭, ੨ : ੧ (827) 
ਆਇ।”” __ -- ਸਲੋ ਫਰ, ੪੮ : ੧ (1350) "ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ 
ਬਲਦੀ -- ਮਚਦੀ ਬਲਬੰਚੂ । `'-- ਗਉ ੫, ਥਿਤੀ ੫ : ੨ (297) 


“ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲਨਿਧਿ | ਬਲਭਦੂ -- ਸ੍ਰੀ ਕਿਸ਼ਨ ਜੀ ਦੇ ਵਡੇ ਭਰਾ 
ਪਾਇਦਾ। ”-- ਮਾਰੂ ੧, ਸੋਲਾ ੧੩, ੪ : ੩ (1033) | _'ਕ੍ਿਸਨੁ ਬਲਭਦੂ ਗੁਰ ਪਗ ਲਗਿ,ਧਿਆਵੈ। ” 
ਹੋਰ ਰੂਪ -- ਬਲੰਦੀ -- - ਗਉ ੪, ੪੩, ੪ : ੨ (165) 


ਬਲਵੰਚੀਆ 1663 ਬਲਿ 


“ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ | ਬਲਾਇਆ -- ਮਚਾਇਆ, ਪ੍ਰਜਵਲਿਤ ਕੀਤਾ 

ਜਨ ਕੈ ਬਲਿ ਬਲਲੇ। ” | “ਗੁਰ ਗਿਆਨੁ ਪ੍ਰਚੰਡ ਬਲਾਇਆ ਅਗਿਆਨੁ 

ਰ =-ਨੈਂਟੋ ੪. ਹੈ, ਐ ! 2 09751 ਅੰਧੇਰਾ ਜਾਇ।”-- ਸਿਰੀ ੩, ੪0, ੨ : ੩ (29) 
ਬਲਵੰਚੀਆ -- ਧੋਖੇਬ਼ਾਜ਼, ਵਲਛਲ ਕਰਨ ਵਾਲਾ . ਬਲਾਈ, ਆਫਤਾਂ, ਛਪਤਾ, ਮੁਸੀਬਤਾਂ 

ਪੂਰੈ ਗਤਿ ਮਿਤਿ ਪਾਇਆ ਰਾਮ।” ਸਾਚੁ 'ਧਰਮੁ ਪੁੰਨੁ ਫਲਿਆ।” 

-- ਬਿਹਾ ੪, ਛੰਤ ੩, ੩ : ੧ (539) ` ਸੂਹੀ ੫ ਅਸ 2, ੩: ੩ (781) 

ਬਲਵੰਡ -- ਗੁਰੂ ਘਰ ਦਾ ਕੀਰਤਨੀਆ ਜਿਸ ਦੇ 

“ਸਤੇ”` ਨਾਲ ਰਲ ਕੇ ਰਚੀ ਇਕ ਵਾਰ 








ਬਲਾਈ। ” _-- ਬਿਲਾ ੫, ੫੩, ੪ : ੧ (814) 
ਬਲਾਏ -- 1. ਬਲਾ, ਆਫਤ ਹੰਕਾਰ ਰੂਪ 


“ਗੁਰ ਭੇਟਤ ਹਉ ਗਈ ਬਲਾਏ । ” 


ਪਤ੍ਰਾਲੀ।”? -- ਰਾਮ ਬਸ, ਵਾਰ ੩ : ੮ (967) - ਮਾਝ ੫, ੨੪, ੪ : ੨ (101) 


ਬਲਵੰਡਾ -- ਸ਼ਕਤੀਸ਼ਾਲੀ, ਬਲਵਾਨ 2. ਬਿਤਾਏ ਰ 
“ਘਟਿ ਘਟਿ ਨਾਥੁ ਮਹਾ ਬਲਵੰਡਾ। ” “ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ 
- ਬਿਲਾ ੧, ਥਿਤੀ ੧੧ : ੨ (839) ਮੂੰਡ ਬਲਾਏ ।” 


- ਧਨਾਂ ਨਾਮ, ੧, ੧ : ੨ (692) 
ਬਲਾਤ -- ਧਕਾ, ਵਧੀਕ 
“ਬਲਵੰਤ ਬਲਾਤ ਕਾਰਣਹ । ” 

- ਸਸ ੫, ੬੩ : ੨ (1359) 
ਬਲਿ =- ।. ਬਲਿਹਾਰ, ਸਦਕੇ, ਕੁਰਬਾਨ, ਵਾਰਕੇ 
“ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ 

ਤੇਰਾ ਅੰਤੁ ਨ ਪਾਰਾਵਾਰਿਆ।” ਰ੍ 


- ਗੂਜ ੫, ਸੋਦ ੫, ੪ : ੨ (10) 


ਬਲਵੰਤ -- ਬਲਕਾਰ, ਬਲਵਾਲਾ, ਤਾਕਤਵਰ 
“ਬਲਵੰਤ ਸ਼ਲਾਤ ਕਾਰਣਹ। ” 
-- ਸਸ ੫, ੬੩ : ੨ (1359) 
ਬਲਵੰਤਕਾਰੀ -- ਬਲਵਾਨ, ਤਾਕਤਵਰ 
“ਬਹੁ ਜਵਨ ਕਰਤਾ ਬਲਵੰਤਕਾਰੀ ਸੇਵੰਤ ਸੂਰ 
ਚਤੁਰ ਦਿਸਹ।” -- ਸਸ ੫, ੭ : ੧ (1354) 
ਬਲਵੰਤਿ -- ਬ਼ਲਵਾਨ ਭਾਵ ਮਾਇਆ 
“ਬਲਵੰਤਿ ਬਿਆਪਿ ਰਹੀ ਸਭ ਮਹੀ।” 
-- ਗੂਜ ੫, ੧੪, ੧" : ੧ (498) 
ਬਲਵੰਤੁ -- ਤਾਕਤਵਰ, ਬਲਵਾਨ ਤਕੜਾ 
“ਸਭ ਤੇ ਆਪ ਜਾਨੈ ਬਲਵੰਤੁ । ” 

-- ਗਉ ੫, ਸੁਖ ੧੨, ੨ : ੫ (276) 
ਬਲਾਇ -- 1. ਬਲਾ, ਭਿਆਨਕ ਸੈ, ਭੂਤ 
“ਓਇ ਸਤਿਗੁਰ ਆਗੈ ਨ ਨਿਵਹਿ ਓਨਾ ਅੰਤਰਿ 

ਕੋੋਧ ਬਲਾਇ। ”- ਸਿਰੀ ੪, ੬੯, ੩ : ੩ (41) 
“ਜੋ ਉਪਜੈ ਜੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ। ” 
(ਮੇਰੀ ਬਲਾ ਰੋਵੇ) 
-- ਗਉ ਕਬ, ੬੪, ੨ : ੨ (337) 
2 ਆਫਤ, ਬਿਪਤਾ, ਮੁਸੀਬਤ 
“ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ। ” 


- ਗੂਜ ੫, ਵਾਰ ੫ : ੨ (519) 


2. ਸੜਨਾ 
“ਹਰਿ ਬਿਨੁ ਜੀਉ ਜਲਿ ਬਲਿ ਜਾਉ।” 
-- ਸਿਰੀ ੧, ੧, ੧" : ੧ (14) 
“ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ 
ਗਈ ਬਲਿ ਰਾਮ ਜੀਉ।” (ਸੜ ਗਈ) 
ਰ - ਸੂਹੀ ੪, ਛੰਤ ੧, ੩ : ੧ (773) 
“ਸ੍ਰੀ ਗੋਪਾਲ ਨ ਉਚਰਰਿ ਬਲਿ ਗਈਏ 
ਦੁਹਚਾਰਣਿ ਰਸਨਾ ਰਾਮ।” (ਸੜ ਜਾਣੀਏ) 
__` - ਬਿਹਾ ੫, ਛੰਤ ੪, ੩ : ੧ (848) 
3. ਬਲ ਕਰਕੇ, ਸ਼ਕਤੀ ਕਰਕੇ, ਬਲ ਸਦਕਾ 
“ਤਿਤੁ ਬਲਿ ਰੋਗੁ ਨ ਬਿਆਪੈ ਕੋਈ। ” 
-- ਗਉਂ ੫, ੧੫0, ੧ : ੨ (196) 
4. ਪ੍ਰਹਿਲਾਦ ਦਾ ਪੇਤਰਾ ਵਿਰੋਚਨ ਦਾ ਪੁਤਰ ਇਕ 


ਬਾਵਨ ਰੂਪ ਧਾਰ ਕੇ ਢਾਈ ਕਦਮ ਧਰਤੀ 
ਦਾਨ ਵਿਚ ਮੰਗੀ । ਦੋ ਕਦਮ ਵਿਚ ਅਕਾਸ਼ 
ਤੇ ਧਰਤੀ ਮਿਣ ਗਈ ਤੇ ਅੱਧੇ ਵਿਚ 'ਬ਼ਲਿ” 
__ਰਾਜੇ ਦਾ ਸਰੀਰ 
“ਬਲਿ ਰਾਜਾ ਮਾਇਆ ਅਹੰਕਾਰੀ।” 


- ਗਉ ੧, ਅਸ ੯, ੨ : ੧(224) 


“ਨਾਮੈ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ 
ਦੁਆਰ ਖਰੋ।” ` 
- ਮਾਰੂ ਨਾਮ, ੩, ੪ : ੨ (1105) 
ਬਲਿਓ -- ਜਗਿਆ, ਪ੍ਰਜਵਲਿਤ ਹੋਇਆ 
“ਗੁਰਿ ਗਿਆਨੁ ਦ੍ਿਤਾਇਓ ਦੀਪ ਬਲਿਓ।” 
- ਗਉ ੫, ਅਸ ੧੩, ੭ : ੨ (241) 


ਹੋਰ ਰੂਪ - ਬਲਿਆ -- . 
`“ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ 
ਹਰਿ ਰਤਨੁ ਪਦਾਰਥੁ ਲਾਧਾ । ।” (ਜਗਿਆ) 


`_- ਸਿਰੀ ੪, ਛੰਤ ੧, ੨ : ੩ (78) 
ਬਲਿਹਰੀਐ -- ਬਲਿਹਾਰ ਜਾਈਐ 
“ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ 
ਬਲਿਹਰੀਐ। ”-- ਗਉ ੫, ੧੫੩", ੧" : ੨ (213) 
ਬਲਿਹਾਰ .-- ਕੁਰਬਾਨ, ਵਾਰਨੇ, ਸਦਕੇ 
“ਪਾਰਬ੍ਰਹਮੁ ਸੂਖ ਸਾਗਰੇ ਨਾਨਕ ਸਦ ਕਲਿਹਾਗ।” 
-- ਸਿਰੀ ੫, ੮੧, ੪ : ੪ (46) 
ਹੋਰ ਰੂਪ -- ਬਲਿਹਾਰੰ -- 
“ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ 
ਪਾਰਬ੍ਰਹਮਣਹ। ” 
- ਜੈਤ ੫, ਵਾਰ ੧੪ਸ, ੫, ੧ : ੨ (709) 
ਬਲਿਹਾਰਣਿਆ -- ਕੁਰਬਾਣ ਹਾਂ, ਸਦਕੇ ਜਾਂਦਾ 
ਹਾਂ, ਨਿਛਾਵਰ ਹਾਂ 
“ਹਉ ਵਾਰੀ ਜੀਉ ਵਾਰੀ ਸਤਿਗੁਰ ਕੈ 
ਬਲਿਹਾਰਣਿਆ। ” 
- ਮਾਝ ੩, ਅਸ ੨, ੧" 


ਹੋਰ ਰੂਪ -- ਬਲਿਹਾਰਣੇ -- 


: ੧ (110) 


ਬਲਿਹਾਰਣੇ । `-- ਫੁਨ ੫, ੧੧ : ੪ (1362) 
ਬਲਿਹਾਰਣੈ -- 
“ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ 


1664 








ਬਲਿਹਾਰਾ 


ਪਿਆਰੂ।” (ਨਿਛਾਵਰ ਹਾਂ) 
-- ਸਿਰੀ ੩, ੩੪, ੩ : ੩ (261) 
ਬਲਿਹਾਰਨੈ -- ਕੁਰਬਾਣ ਜਾਵਾਂ, ਵਾਰੇ ਜਾਵਾ 
“ਬਾਰਨੈ ਬਲਿਹਾਰਨੈ ਲਖ ਬਰੀਆ।” 
₹.ਗੋਉ ੫, ੧੪ੜੋ”", ੧" ; 
ਮਕਰ ਅਗ ਅਤ 
- ਮਾਝ ੫, ੩੯, ੪ : ੨ (106) 
ਹੋਰ ਰੂਪ -- ਬਲਿਹਾਰਿ -- 
“ਸਦ ਬਲਿਹਾਰਿ ਜਾਈਐ ਕੁਰਬਾਨਾ।” 
(ਵਾਰਨੇ, ਸਦਕੇ, ਕੁਰਬਾਨ) 
- ਮਾਝ ੫, ੩੬, ੩ : ੨ (105) 
ਬਲਿਹਾਰਿਓ -- 
“ਨਾਨਕ ਓਟ ਗਹੀ ਜਗਦੀ ਸੁਰ ਪੁਨਹ ਪੁਨਹ 
__ਬਲਿਹਾਰਿਓ। ” (ਕੁਰਬਾਨ ਜਾਂਦਾ ਹਾਂ) 
- ਦੇਵ ੫, ੩0, ੨ : ੨ (554) 
ਬਲਿਹਾਰਿਆ -- 
“ਚਰਨ ਰੇਨ ਬਾਂਛੇ ਨਿਤ ਨਾਨਕੁ ਪੁਨਹ ਪੁਨਹ 
ਬਲਿਹਾਰਿਆ। ” (ਕੁਰਬਾਨ ਜਾਂਦਾ ਹੈ। 
-- ਧਨਾ ੫, ੧੬, ੨ : ੨ (675) 
ਰਿ 
"ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਹਰਿ 
ਸੇਤੀ ਚਿਤੁ ਲਾਏ।” ਰ 

- ਸਿਰੀ ੩, ਅਸ ੨੨, ੭ : ੩ (68) 
ਬਲਿਹਾਰੀਆ -- ਰ੍ 
“ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ। ” 

(ਬਲਿਹਾਰ ਜਾਂਦਾ ਹਾਂ) 

- ਗਉ ੫, ਅਸ ੧੨, ੪ : ੧ (241) 
ਬਲਿਹਾਰੀਐ -- ਰ੍ 
“ਕੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ 

ਬਲਿਹਾਰੀਐ।”” (ਸਦਕੇ ਹਾਂ) 


- ਗੂਜ ੫, ਵਾਰ ੧ : ੮ (518) 


ਦੇ (211) 


ਬਲਿਹਾਰੁ -- 
“ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ 
ਬਲਿਹਾਰੁ । ” (ਕੁਰਬਾਨੇ) ਰਾ 
- ਸਿਰੀ ੫, ੯੧, ੪ : ੩ (50) 
ਰੁਲਿ ੩. __ “ 


"ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ 


ਬਲਿਹਿ 1665 ਬਾਇ 


ਸਦ ਬਲਿਹਾਰੇ।” (ਕੁਰਬਾਨ ਹਾਂ) ਹ ਹੈ ਥੋਰਾ।” -- ਗੂਜ ੫, ੧੬, ੧ : ੧ (499) 
- ਗਉ ੫, ੧੩੮", ੪ : ੨ (210) । ਬਲੂਆ -- ਰੇਤ ਦਾ ਘਰ 








ਬਲਿਹਾਰੈ -- “ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ 
“ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਅਇਆਨੇ। ”- ਕੇਦਾ ਕਬ, ੬, ੪: ੧ (1124) 
ਜਾਉ।” (ਕੁਰਬਾਣ ਸਦਕੇ) ਬਲੇ -- ਬਲਿਹਾਰ 
- ਸਿਰੀ ੧, ੫, ੨ : ੨ (16) (ਕੁਰਬਾਣੀ' ਛਾ ਵਾਰਨ ਬਲੇ ਬਲਿ: ਜਿਤਾ 
ਬਲਿਹਿ -- (ਰਾਜਾ) ਬਲ ਨੂੰ - ਰਾਮ ੫, ਵਾਰ ੧੯ : ੬ (965) 
“ਬਲਿਹਿ ਛਲਨ ਸਬਲ ਮਲਨ ਭਗ੍ਹਿ ਫਲਨ ਕਾਨ । ਬਲੇਂਡਾ -- ਉਹ ਲੰਬੀ ਬਲੀ ਅਥਵਾ ਛਤੀਰ ਜਿਸ 
ਕੁਅਰ ਨਿਹਕਲੰਕ ਬਜੀ ਡੰਕ ਚੜ੍ਹ ਦਲ ਰਵਿੰਦ ਤੇ ਛਪਰ ਟਿਕਿਆ ਹੁੰਦਾ ਹੈ ਭਾਵ 
ਜੀਉ।” - ਸਵ ੪, ਗਯੰ ੯ : ੨ (1403) ਆਸਰਾ 
ਬਲਿਰਾਮ -- ਹੇ ਰਾਮ ਤੇਰੇ ਤੋਂ ਕੁਰਬਾਨ ਜਾਂਦਾ ਹਾਂ “ਦੁਚਿਤੇ ਕੀ ਦੁਇ ਬੂਨਿ ਗਿਰਾਨੀ ਮੋਹ ਬਲੇੱਡਾ 
“ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਟੂਟਾ।” _-- ਗਉ ਕਬ, ੪੩, ੧ : ੧ (331) 
ਰਵਾ ਬਲਿਰਾਮ ਜੀਉ।” | ਬਲੇਦ.-- ਬਲਦ 
` ਸੂਹੀ ਮ : 8, ਛੰਤ ੧, ੧ : ੧ (773) । “ਭਉ ਭੂਇ ਪਵਿਤੁ ਪਾਣੀ ਸਤਿ ਸੰਤੋਖ ਬਲੇਦ।” 
ਬਲੀ -- ਬਲਵਾਲਾ, ਬਲਵਾਨ, ਤਾਕਤਵਰ - ਰਾਮ ੩, ਵਾਰ ੧੭ਸ, ੧, ੨ : ੧ (955) 
“ਸੂਰਬੀਰ ਬਚਨ ਕੇ ਬਲੀ।” ਬਲੈ -- ਜਗੇ 
` - ਆਸਾ ੫, ੮੮, ੩ : ੩ (392) “ਦੀਵਾ ਬਲੈ ਨ ਸੋਝੀ ਪਾਇ।” 
ਬਲੀਆਂ -- ।. ਬਲਿਆ, ਜਗਿਆ, ਪ੍ਰਜ਼ੂਲਿਤ - ਆਸਾ ੩, ੫੧, ੧ : ੪ (364) 
ਹੋਇਆ ਬਲ -- ਇਕ ਭੱਟ ਜਿਸ ਦੇ 3 ਸਵਯੈ ਸ੍ਰੀ ਗੁਰੂ ਗ੍ਰੰਥ 
“ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਸਾਹਿਬ ਵਿਚ ਸੰਕਲਿਤ ਹਨ 
ਜੀਉ।” - ਗਉ ੪, ੬੬,੧:੨(173) | “ਸੋਈ ਰਾਮਦਾਸੁ ਗੁਰ ਬਲੂ ਭਣਿ ਮਿਲਿ ਸੰਗਤਿ 
2. ਤਾਕਤਵਰ, ਬਲਵਾਨ ਧੰਨਿ ਧੰਨਿ ਕਰਹੁ।” 
“ਪਾਵਤੁ ਰਲੀਆ ਜੋਬਨਿ ਬਲੀਆ। ” (ਜੋਬਨ -- ਸਵ ੪, ਬਾਲ ੫ : ੫ (1405) 
ਕਰਕੇ ਬਲੀ ਹੈ) ਬਵਰਈ -- ਮੂਰਖ, ਝੁਲਾ 
- ਆਸਾਂ ੫, ੫੫, ੧ : ੧ (385) | ਅਹੰ ਅਹੰ ਅਹੈ ਅਵਾਰ ਮਤ ਮੜ ਮੜ ਬਵਰਈ। ” 
ਬਲੀਐ -- ਸੜੀਏ - ਕਾਨ ੫, ੫0, ੧ : ੧ (1308) 


“ਚਉਧਰੀ ਰਾਉ ਸਦਾਈਐ ਜਲਿ ਬਲੀਐ | ਬੁਵਰੇ -- ਪਾਗਲ, ਝਲਾ, ਬਉਰਾ, ਮੁਰਖ 
ਅਭਿਮਾਨ। ”-- ਸਿਰੀ ੧, ਅਸ ੧੬, ੬ : ੨ (63) | “ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ 


ਬਲੁ -- ।. ਸ਼ਕਤੀ, ਸਮਰਥਾ ਜਬਾਬੁ ਕਰੇਇ।” 
“ਰਾਮ ਕੋ ਬਲੂ ਪੂਰਨ ਭਾਈ। ” -- ਸਿਰੀ ੫, ਪਹ ੪, ੨ : ੫ (77) 
- ਹਉਂ ੪, ੧੧੪", ੧" : ੧ (202) | “ਛੋਡਿ ਕਪਟੁ ਨਿਤ ਹਰਿ ਭਜੁ ਬਵਰੇ।”` 
“ਜਬ ਬੁਧਿ ਹੋਤੀ ਤਬ ਬਲੂ ਕੈਸਾ ਅਬ ਬੁਧਿ ਬਲੁ -- ਬਿਲਾ ਕਬ, ੮, ੧" : ੨ (857) 
ਨ ਟਿਕਾਈ। ” (ਪਹਿਲਾ ਬਲੁ ਆਤਮਕ ਸ਼ਕਤੀ | ਬ੍ਰਾਇ -- 1. ਵਾਯੂ, ਪਵਨ, ਹਵਾ 
ਦੂਜਾ ਬਲਿ ਮਾਇਕ ਸ਼ਕਤੀ) “ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ। ” 
`_- ਗਉਂ ਕਬ, ੭੨, ੨ : ੧ (339) - ਗਉ ਕਬ, ੧੮, ੪ : ੧ (327) 
2. ਭਾਵ ਆਸਰਾ, ਮਦਦ “ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ 


"ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੂ ਅਸਥੰਭਨਹ।” (ਭਾਵ ਸ੍ਹਾਸ) 


ਬਾਇਆ 1666 





-- ਸੱਸ ੫, ੪ : 2 (1356) 


2. ਵਜਦੀ ਹੈ 
“ਤਉ ਅਨਹਦ ਬੇਣੁ ਸਹਜ ਮਹਿ ਬਾਇ।” 
-- ਗਉ ਕਬ, ਵਾ ੧ : ੪ (344) 
ਬਾਇਆ -- ਹਵਾ 
“ਭਇਓ ਕ੍ਰਿਪਾਲੂ ਦਇਆਲੁ ਦੁਖ ਭੰਜਨੁ ਲਗੈ ਨ 
ਤਾਤੀ ਬਾਇਆ। ” 
-- ਸਾਰ ੫, ੪੧, ੧" : ੨ (1212) 
ਬਾਇਸ -- ਕਾਂ ਰ 
“ਸੁਆਨ ਸੂਕਰ ਬਾਇਸ ਜਿਵੈ ਭਟਕਤ ਚਲਿਓ 
ਉਠਿ।” _ - ਮਾਰੂ ਕਬ, ੧, ੧" : ੨ (1105) 
ਬਾਈ -- ਮਾਈ 


“ਆਵਨ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ।' 
- ਗੂਜ ਨਾਮ, ੨, ੧ : ੨, (525) 
ਬਾਸ - ।. ਵੇਸਨ ਦੀ ਥਾਂ, ਘਰ 
“ਬਾਸ ਬਾਸਰੀ ਏਕੈ ਸੁਆਮੀ ਉਦਿਆਨ 
ਦ੍ਰਿਸਟਾਗਿਓ।” (ਇਥੇ ਭਾਵ ਬਸਤੀ) 


- ਗਉ ੫, ੧੬0",੨:੧(215) 


_2. ਵਾਸਾ ਹੈ 
“ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ 
ਬਾਸ। `-- ਗਉ ੫, ਬਾਅ ੪੫ਸ : ੧ (259) 
ਹੋਰ ਰੂਪ -- ਬਾਸੰ -- 
“ਭੈ ਅਟਵੀਅੰ ਮਹਾਨਗਰ ਬਾਸੰ ਧਰਮ ਲਖ੍ਣ 
ਪਭ ਮਇਆ। ” (ਵਾਸਾ 
-- ਸਸ ੫, ੪੪ : ੪ (1358) 
ਬਾਸਉ -- 


ਹਰਿ।” (ਮੈਂ ਵਸਾਂ)- ਫੁਨ ੫, ੭ : ੩ (1362) 
“ਭਸਮ ਬਾਸ ਬਹੁ ਰੰਗੁ ਘਣੇ ਸਭ ਮਿਥਿਆ 

_ਬਲਬੰਚੁ । -- ਗਉ ੫, ਥਿਤੀ ੫ : ੨ (297) 
ਬਾਸਕ -- ਨਾਗ ਰਾਜ ਪੁਰਾਣਾਂ ਅਨੁਸਾਰ ਜਿਸਦਾ 


ਨੇਤਾ ਬਣਾ ਕੇ ਦੇਵਤਿਆਂ ਨੇ ਸਮੁੰਦਰ ਨੂੰ 


ਰਿੜਕਿਆ ਸੀ। 
“ਬਾਸਕ ਕੋਟਿ ਸੇਜ ਬਿਸਥਰਹਿ। ” 

-- ਭੈਰ ਕਬ, ਅਸ ੨, ੩ : ੨ (1163) 
ਰੋਭ ਭੂਪ - ਬਾਸਕੁ -- 


“ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ 
ਰਿੜਕਿਓਨੁ ।” 
- ਰਾਮ ਬਸ, ਵਾਰ ੪ : ੩ (967) 


0 


| ਬਾਸਨ -- ।. ਸੁੰਗਧਤ 


“ਚੰਦਨ ਬਾਸੁ ਭਏ ਮਨ ਬਾਸਨ ਤਿਆਗ ਘਟਿਓ 
ਅਭਿਮਾਨਾਨਾ। ”-- ਗਉ ਕਬ ੭੪, ੨ : ੨ (339) 
2. ਸੁੰਗਧ, ਖੁਸ਼ਬੂ 
“ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ 
ਮਗਨ ਇਕੁ ਖਿਨੁ ਭੀਨਾਹਿ ਟਰੈ ।” 
-- ਆਸਾ ੫, ਛੰਤ ੪, ੧ : ੨ (454) 
ਹੋਰ ਰੂਪ -- ਬਾਸਨਾ -- 
“ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ 
ਬਹਕਾਰਿ।”” (ਖੁਸ਼ਬੂ) 
- ਮਾਝ ੩, ੯, ੩: ੧(1261) 
3. ਭਾਂਡੇ, ਬਰਤਨ 
ਜਲਾਵਹਿ।”-- ਆਸਾ ਕਬ, ੨, ੨ : ੧ (476) 
“ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ 
_ ਅਨੰਤ ਅਨੂਪੈ ਠਾਉ।” (ਭਾਵ ਜਸ ਦੇ 
ਪਾਤਰ) _-- ਦੇਵ ੫, ੩੮, ੧ : ੧ (536) 
4. ਵਾਸ਼ਨਾ, ਇਛਾ 
“ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ 
ਗਾਡੀ।? (ਮਨ ਦੀ ਵਾਸ਼ਨਾ) 
-- ਧਨਾ ੫, ੩, ੧" : ੨ (671) 
“ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ 
ਜਾਲ ਕਾ।? (ਇੱਛਾ ਖਤਮ ਕਰਕੇ) 
- ਮਾਰੂ ੫, ਸੋਲ ੧੩, ੭ : ੩ (1085) 
ਹੋਰ ਰੂਪ -- ਬਾਸਨਾ -- 
“ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ 
ਪ੍ਰਗਟਾਨੀ।” (ਵਾਸ਼ਨਾ) 
-- ਗਉ ੫, ਅਸ ੧੫, ੬ : ੧ (242) 

(ਇਛਾ) 

-- ਗਉ ੪, ਵਾਰ ੩੩ਸ, ੩, ੧ : ੫ (317) 
“ਮਨ ਬਾਸਨਾ ਰਚਿ ਬਿਖੈ ਬਿਆਧਿ।” 
(ਖਾਹਿਸ਼ਾਂ)-- ਧਨਾ ੫, ੧੯, ੩ : ੧ (675) 

5. ਗੰਧ ਲੈਣ ਵਾਲਾ ਅੰਗ, ਨਕ 
"ਹਸਤ ਕਮਾਵਨ ਬਾਸਨ ਰਸਨਾ। ” 


1667 





-- ਰਾਮ ੫, ਅਸ ੨, ੫ : 2 (913) 

6. ਘਰ, ਨਿਵਾਸ ਸਥਾਨ , 
“ਗੁਰ ਪ੍ਰਸਾਦਿ ਨਾਨਕ ਸੁਖ ਬਾਸਨ।” (ਸੁਖੀ 
ਘਰ) _-- ਗਉਂ ੫, ੧੧0", ੪ : ੪ (202) 
(ਸੁਖ ਵਿਚ ਵਸਨ ਵਾਲੇ ਸ਼ਬਦਾਰਥ ਦਰਪਦ ਸੁਖ 

ਦੇ ਵਾਸੀ (ਨਿਰਣੈ) 
ਹੋਰ ਰੂਪ -- ਬਾਸਨਹ -- 

“ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ 
ਨਾਨਕ ਸੇ ਪ੍ਰਾਣੀ ਸੁਖ ਬਾਸਨਹ। ” (ਵਸਣ 
ਵਾਲੇ) 


- ਫੁਨ ੫, ੭ : ੧ (1362) 
ਬਾਸਨਾ _- ।. ਸੁੰਗੰਧ, ਵੇਖੋ “ਬਾਸਨ” (2) 
2. ਵਾਸ਼ਨਾ, ਇਛਾ, ਵੇਖੋ “ਬਾਸਨ” (4) 
3. ਘਰ, ਨਿਵਾਸ ਸਥਾਨ, ਵੇਖੋ “ਬਾਸਨ” (6) 
ਬਾਸਨੁ -- ।. ਬਰਤਨ 
“ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੂ। ” 
-- ਸਲੋ ਕਬ, ੧੩੧ : ੨ (1371) 
2. ਵਾਸਾ ਹੈ 
“ਕੇਵਲ ਬ੍ਰਹਮ ਪੂਰਨ ਤਹ ਬਾਸਨੂ । ” 
- ਰਾਮ ੫, ੩੫, ੩ : ੨ (894) 
ਬਾਸਬੈ -- ਵਸਨ ਕਰਕੇ 
“ਸਾਧ ਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ। ” 


-- ਬਿਖਾ ੫, ੪੩, ੧:੧(811)` 


ਬਾਸਰੀ -- ਵਸਨ ਵਾਲਾ 
“ਬਾਸ ਬਾਸਰੀ ਏਕੈ ਸੁਆਮੀ ਉਦਿਆਨ 
ਦ੍ਰਿਸਟਾਗਿਓ। "-- ਗਉ ੫, ੧੬0", ੨ : ੧ (215) 
ਬਾਸਰੋ -- 1. ਨਿਵਾਸ ਸਥਾਨ, ਘਰ 
“ਬੀਸ ਸਪਤਾਹਰੋ ਬਾਸਰੋ ਸੰਗ੍ਹੈ ਤੀਨਿ ਖੋੜਾ ਨਿਤ 
ਕਾਲੁ ਸਾਂਰੈ। ” -- ਸਿਰੀ ੧, ੨੬, ੩ : ੧ (23) 
2. ਦਿਨ ਰ੍ ਰ 
“ਹਰਿ ਮਨਿ ਬਸੇ ਨਿਸਿ ਬਾਸ਼ਰੋ।” 
-- ਕਲਿ ੫, ੭, ੪ : ੧ (1322) 
ਬਾਸਾ -- ।. ਨਿਵਾਸ ਰ੍ 
“ਉਆ ਮਹਲੀ ਪਾਵਹਿ ਤੂ ਬਾਸਾ। ” 
_ - ਗਉ ੫, ਬਾਅ ੧0 : ੫ (252) 


-- ਸਸ ੫, ੨੮ : ੩ (1356). 


2. ਖੁਸ਼ਬੁ 
“ਧੂਪ ਦੀਪ ਨਈ ਬੇਦਹਿ ਬਾਸਾ।” 
- ਗੁਜ ਰਵਿ, ੧, ੩ : ੧ (525) 


3. ਪੰਛੀ 
“ਉਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ 
ਮਾਸ ਦੇਤ ਝਾਟੁਲੀ।” 
-- ਸਾਰ ੫, ੬੧, ੧ : ੧ (1216) 
ਬਾਸਾਨੀ - ਵਸਣ ਲਈ 
“ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ 
ਮਿਲਿਓ ਬਾਸਾਨੀ। ” 
-- ਸਾਰ ੫, ੩੧, ੧ : ੨ (1210) 


ਬਾਸਿ =- ਵਸ 
“ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ 
ਲੀਲਾ।” - ਗੂਜ ੫, ੧੩, ੧" : ੨ (498) 
ਬਾਸਿਬੋ -- ਵਸਦਾ ਹੈ 
“ਮੇਰੈ ਮਨਿ ਬਾਸਿਬੋ ਗੁਰ ਗੋਬਿੰਦ। ” 

-- ਸਾਰ ੫, ੭, ੧੯ : ੧ (1204) 
ਬਾਸੀ =- ਵਸੇਬਾ, ਵਾਸ 


“ਮਰਨੁ ਭਇਆ ਮਗਹਰ ਕੀ ਬਾਸੀ। ” 
-- ਗਉ ਕਬ, ੧੫, ੩ : ੨ (326) 
ਬਾਸੁ - ।. ਵਾਸ, ਨਿਵਾਸ 
“ਤਰਵਰ ਪੰਖੀ ਬਹੁ ਨਿਸਿ ਬਾਸੂ।” 
-- ਗਉ ੧, ੬, ੩ : ੧ (152) 
2. ਵਸ, ਨਿਵਾਸ ਕਰ ਰ 
“ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ 
ਜੀਉ। ”-- ਗਉ ੫, ੧੧੬", ੧" : ੧ (203) 
3. ਗੰਧ, ਵਾਸ਼ਨਾ 
“ਮਿਥਿਆ ਬਾਸੁ ਲੇਤ ਬਿਕਾਰਾ। ” 
___ -- ਗਉ ੫, ਸੁਖ ੫, ੫ : ੮ (269) 
ਬਾਂਸੁ - ਘਾਹ ਦੀ ਜਾਤ ਦਾ ਇਕ ਪਤਲਾ ਲੰਮਾ 
_ ਬੁਟਾ ਜੋ ਪੋਰੀਆਂ ਵਾਲੇ ਲੰਮੇ ਤਨੇ ਵਾਲਾ 
ਬੁਟਾ ਜੋ ਵਿਚੋਂ ਪੌਲਾ ਹੁੰਦਾ ਹੈ। 
“ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ 
- ਸਲੋ ਕਬ, ੧੨ : ੧ (1365) 
ਬਾਸੂਦੇਉ -- ਸਰਬ ਵਿਆਪਕ ਪ੍ਰਭੂ 
“ਚੇਤਹੁ ਬਾਸੁਦੇਉ ਬਨਵਾਲੀ।” 


"ਗਜ %,. ਅੱਜ ੧, ੧" : ੧ (5031 


ਬਾਸੁਦੇਵ 


ਬਾਸੁਦੇਵ -- ਸਰਬ-ਵਿਆਪਕ ਪਰਮੇਸ਼ਰ 
“ਬਾਸੁਦੇਵ ਸ਼ਸਤ ਸਭ ਠਾਇ। ” 
- ਰਾਮ ੫, ੪੫, ੪ : ੩ (897) 
ਬਾਸੁਦੇਵਸ੍ਰਿ - ਸਰਬ ਵਿਆਪਕ ਪ੍ਰਭੂ ਭਾਵ 
ਰ੍ ਪਰਮਾਤਮਾ _. 
“ਆਤਮਾ ਬਾਸੁਦੇਵਿਸ ਜੇ ਕੋ ਜਾਣੈ ਭੇਉ।” 


- ਆਸਾ ੧, ਵਾਰ ੧੨ਸ, ੨, ੪ : ੨ (469) 


-- ਸਸ ੫, ੨੧ : ੫ (1356) 
ਬਾਸੁਰ -- ਦਿਨ 
“ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੂਰ 
ਆਰਾਧਿ। ”-- ਗਉ ੫, ਬਾਅ ੨ਪਸ : ੧ (255) 
ਬਾਸੁਰੀ - ਬਾਂਸਰੀ 
“ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ 
ਆਗਾਜਾ। ” 
ਬਾਸੇ -- ਬਾਸ਼ਾ, ਇਕ ਸ਼ਿਕਾਰੀ ਪੰਛੀ 
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ 
ਜਿਉ ਨਿਤ ਭਉਦਿਆ।” 
- ਸੂਹੀ ੪, ਛੰਤ ੬, ੨ : ੧ (776) 
ਬਾਸੈ =- ਵਸ ਜਾਂਦਾ ਹੈ 
“ਗੁਰ ਮੁਖਿ ਜਾ ਕੈ ਮਨਿ ਤਨਿ ਬਾਸੈ।” 
-- ਥਲਾਂ ੫, 2੪, > ? ੪ (677) 
ਬਾਂਸੋ -- ਬਾਂਸ ਦੇ 
“ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ 
ਬੋਹਤੇ ।” - ਗਾਥਾ ੫, ੫ : ੨ (1360) 
ਬਾਸ੍ਰਦੇਵਸੁ - ਸਰਬ ਵਿਆਪਕ ਪ੍ਰਭੂ ਵੇਖੋ 


ਬਾਸੁਦੇਵਸ੍ਰਿ 
“ਆਤਮੌੰ ਸ੍ਰੀ ਬਾਸੂਦੇਵਸੁ ਜੋ ਕੋਈ ਜਾਨਸਿ ਭੇਵ।” 


- ਸਸ੧,੪: ੨ (1353). 


ਬਾਹ -- ਬਾਂਹ, ਬਾਜੂ 
“ਕਹੁ ਨਾਨਕ ਬਾਹ ਲੁਡਾਈਐ।” 
-- ਸਿਰੀ ੧, ੩੩, ੪ : ੩ (26) 
“ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਨੁਲਾ 
ਬਾਹ ਦੇ।” (ਭਾਵ ਸਹਾਇਕ ਹੋਵੋ । 
- ਗੋਂਡ ਨਾਮ, ੩, ੧“ : ੨ (873) 
ਹੋਰ ਰੂਪ -- ਬਾਂਹ -- 


1668 


ਬਾਹਰਵਾਰਿ 











- ਰਾਮ ੫, 2, ੧: ੨੧੧84) 











ਗੁਰ ਚਰਣੀ ਜਨੁ ਲਾਗਾ।” 
- ਆਸਾ ੪. ਛੰਤ ੧੨, ੪ : ੩ (447) 
ਬਾਹਉ -- ਪਾਉਂਦਾ ਹਾਂ 
“ਜਬ ਲਗੂ ਤਾਗਾ ਬਾਹਉ ਬੇਹੀ । ” 

- ਗੂਜ ਕੰਬ, ੨, ੨ : ੧ (524) 
ਬਾਹਕ -- ਵਾਹੁਣ ਵਾਲਾ ਭਾਵ 

ਖੋਤ।” (ਭਾਰ ਢੋਣ ਵਾਲਾ) 

- ਕੇਦਾ ੫, ੧੩, ੧ : ੧ (1121) 
ਬਾਹਜ -- ਵਿਹੂਣੇ, ਵਿਹਵੇਂ, ਸਖਣੇ 
“ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ 

ਡਰਾਨੇ ਰਹੀਐ।” 

- ਗਉ ਕਬ, ੪੪, ੧" : ੨ (332) 
ਬਾਹਨ -- (ਸੰ. ਗਫਜ) ਸਵਾਰੀ ਗਡੀ, ਰੱਥ ਆਦਿ 
“ਕਬੀਰ ਹੈ ਗਇ ਬਾਹਨ' ਸਘਨ ਘਨ ਲਾਖ ਧਜਾ 

ਫਹਰਾਹਿ।”” -- ਸਲੋ ਕਬ, ੧੧੨ : ੧ (1370) 
ਹੋਰ ਰੂਪ -- ਬਾਹਨੁ - 
'ਖਰ ਬਾਹਨੁ ਉਹੁ ਛਾਰੁ ਉਡਾਵੈ। ” 

- ਗੋਂਡ ਨਾਮ, ੬, ੧ : ੨ (874) 
ਬਾਹਰ -- ਬਾਹਰਲੇ 
“ਬਾਹਰ ਭੇਖਿ ਨ ਪਾਈਐ ਪ੍ਰਭੂ ਅੰਤਰ ਜਾਮੀ।” 

-- ਮਾਰੂ ੫, ਵਾਰ ੧੪ : ੧ (1099) 
“ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ 

ਚੰਗੇਰਾ।” (ਬਾਹਰੋ' ਲਿਆਂਦਾ) 

- ਮਾਰੂ ੧, ਵਾਰ ੨ਪਸ, ੧, ੨ : ੧੨ (1290) 
ਬਾਹਰਹੁ -- ।. ਬਾਹਰਲੇ ਪਾਸਿਉਂ ਜ਼ਾਹਰਾ ਤੌਰ ਤੇ 
ਪ੍ਰਗਟ ਰੂਪ ਵਿਚ ਰ੍ 
“ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ 
ਸਮਾਇ।”  -- ਸਿਰੀ ੩, ੨੮, ੪ : ੨ (28) 
“ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ 
ਭਾਣੇ । -- ਆਸਾ ੪, ਛੰਤ ੧੯, ੧ : ੨ (450) 
“ਜੀਅਹੁ ਮੈਲੇ ਬਾਹਰਹੁ ਨਿਰਮਲ।”” (ਸਰੀਰਕ 
ਤੌਰ ਤੇ) - ਰਾਮ ੩, ਅਨੰੰ ੧੯ : ੧ (919) 

ਬਾਹਰਵਾਰਿ -- ਬਾਹਰਲੇ ਪਾਸੇ, ਬਾਹਰ 
“ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ 
ਬਾਹਰਵਾਰਿ। ?-- ਮਾਝ ੧, ਵਾਰ ੧੩ : ੩ (143) 


ਬਾਹਰਾ _ . 1669 ਬਾਹੀ 





ਬਾਹਰਾ -- ।. ਵਖਰਾ, ਉਪਰ, ਅਡਰਾ “ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬ਼ਿਬਿਧ 
“ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ।” ਬਿਕਾਰ।” _ -- ਗਉ ਰਵਿ, ੧, ੪ : ੧ (347) 
-- ਸਿਰੀ ੧, ੫, ੨ : ੧(16) | 2. ਬਾਹਰੋਂ 
“ਤੂੰ ਵਰਨਾ ਚਿਹਨਾ ਬਾਹਰਾ।” “ਅੰਤਰੁ ਮੈਲਾ ਬਾਹਰੁ ਨਿਤ ਧੋਵੈ।” ` 
ਹੁ -- ਸਿਰੀ ੫, ਅਸ ੨੯, ੨0 : ੧ (74) -- ਭੈਰ ੫, ੫੩, ੩ : ੩ (1151) 
2. ਓਪਰਾ, ਬੇਗਾਨਾ ਬਾਹਰੇ -- 1. ਵਿਹੂਣੇ, ਵਾਂਜੇ ਬਿਨਾਂ, ਬਗੈਰ 
“ਸਭੇ ਸਾਂਝੀਵਾਲ ਸਦਾਇਨਿ ਤੂ ਕਿਸੈ ਨ ਦਿਸਹਿ | _“ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ।” 
ਬਾਹਰਾ ਜੀਉ। ” -- ਸਿਰੀ ੧, ੪, ੪ : ੩ (15) 
-- ਮਾਝ ੫, ੯, ੩ : ੩ (97) | “ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰ ਦੇ 
3. ਵਿਹੂਨਾ, ਬਿਨਾ ਝੁਰਿ।” -- ਸਿਰੀ ਛ, ੩੭, ੨ : ੪. (27) 
“ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ।”” | 2. ਪਰ੍ਹਾਂ 
(ਭਾਵ ਕੌਰਾ) _. “ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ। ” 
-- ਆਸਾ ੨, ਵਾਰ ੧੧ਸ, ੧, ੧ : ੪ (468) - ਜੈਤ ੫, ਵਾਰ ੧ਪਸ, ੫, ੨ : ੧ (709) 


“ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ।” | 3. ਅੰਦਰ ਦੇ ਉਲਟ 
(ਬਿਨਾ) -- ਵਡ ੧, ੨, ੪ : ੧ (557) “ਸੋ ਅੰਤਰਿ ਜੋ ਬਾਹਰੇ ਬਿਨਸੇ ਤਹ ਭਰਮਾ।” 


“ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ - ਬਿਲਾ ੫, ੬੧, ੪ : ੧ (816) 
ਸੰਤੋਖੁ।” _- ਸੋਰ ੧, ੭, ੩ : ੧ (597) । ਬਾਹੜੀ -- ਬਾਹਵਾਂ 
ਬਾਹਰਿ - 1. ਵਖਰਾ, ਅਨਗ “ਮਿਲੂ ਮੇਰੇ ਬੀਨੂਲਾ ਲੈ ਬਾਹੜੀ ਵਲਾਇ।” 
“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।” - ਸਿਰੀ ਝ੍ਰਿਲੋ, ੨, ੧“ : ੪ (92) 
- ਜਪੁ ੧, ੨ : ੫ (1) | ਹੋਰ ਰੂਪ -- ਬਾਹੜੀਆਂ -- 
2. ਅੰਦਰ ਦੇ ਉਲਟ “ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ।” 
“ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ' -- ਆਸਾ ਫਰ ੨, ੬ : ੨ (488) 
ਆਪਿ।” -- ਸਿਰੀ ੫, ੭੯, ੩ : ੧ (45) ਬਾਹੜੀਆਹਾ -- 
3. ਬਾਹਰੋਂ, ਸਰੀਰ ਤੋਂ “ਜੋ ਸਹ ਕੰਠਿ ਨ ਲਗੀਆ ਜਲਨੁ ਸਿ 
“ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ।” ਬਾਹੜੀਆਹਾ। ”-- ਵਡ ੧, ੩, ੧ : ੮ (556) 





-- ਸਿਰੀ ੪, ਵਾਰ ੧੪ਸ, ੩, ੩ : ੪ (8੧) । ਬਾਹਾ -- ਬਾਹਵਾਂ 
“ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ।” | “ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੂ ਬਾਹੀ ਸਲੁ 


(ਬਾਹਰਲਾ, ਬਾਹਰ ਵਾਲਾ) ਬਾਹਾ। `` - ਵੱਡ ੧, ੩, ੧: ੫ (557) 
- ਆਸਾ ੧, ੨੦, ੨ : ੧ (355) 2_ ਬਾਹਵਾਂ ਦੀ 
ਬਾਹਰੀ -- ਵਿਹੁਣੀ, ਵਾਂਜੀ, ਬਿਨਾ ਬਗੈਰ “ਹਰਿ ਕਾ ਨਾਮੁ ਕੋਟਿ ਲਖ ਬਾਹਾ।” 
“ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ।” - ਮਾਰੂ ੫, ਸੋਲਾ ੧, ੯ : ੧ (1072) 


- ਸਿਰੀ ੩, ੬0, ੩ : ੪ (37) | ਬਾਹਿਆ -- ਚਲਾਇਆ, ਮਾਰਿਆ 
“ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ। ” “ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ 
- ਆਸਾ ੧, ਵਾਰ ੨੪ : ੪ (475) ਬਾਹਿਆ ਏਕੁ। ” (ਸਬਦ ਰੂਪੀ ਬਾਨ ਚਲਾਇਆ) 
ਬਾਹਰੁ - ।. ਅੰਦਰ ਦੇ ਉਲਟ -- ਸਲੋ ਕਬ, ੧੫੭ : ੨ (1372) 
“ਅੰਤਰਿ ਵਸਤੁ ਮੂੜਾ ਬਾਹਰੁ ਭਾਲੇ।” ਬਾਹੀ -- ।. ਬਾਹਵਾਂ 
_ - ਮਾਝ ੩, ਅਸ ੧੪, ੭ : ੧(117) | “ਛੂਟਤ ਨਹੀ ਕੋਟਿ ਲਖ ਬਾਹੀ।” 





- ਗਉ ੫, ਸੁਖ ੨, ੩ : ੧ (264) 
2. ਪਲੰਘ ਦੀ ਬਾਹੀ 
“ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੂ ਬਾਹੀ ਸਣੁ 
ਬਾਹਾ। ' __-- ਵਡ ੧, ੩, ੧ : ੫ (557) 
ਬਾਹੁਰਿ -- ਫੇਰ 
“ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ 
ਕਛੁ ਨ ਬੀਚਾਰੇ।” 
`-- ਟੋਡੀ ੫, ੩0, ੨ : ੧ (718) 
ਬਾਹੁੜਿ -- ਫੇਰ, ਮੁੜ ਕੇ 
“ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ 
ਹੋਇ।” __-- ਸਿਰੀ ੧, ੧੮, ੫ :੨(21) 
ਬਾਹੁੜਿਓ -- ਮਿਥਿਆ 


“ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਦੇ ਭਾਗ।” 


- ਸਲੋ ਫਰ, ੯0 : ੨ (1382) 
ਹੋਰ ਰੂਪ -- ਬਾਹੁੜੈ -- 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ।” 
(ਮਿਲੇ ਭਾਵ ਵਾਪਸ ਆਵੈ) 


- ਤੁਖਾ ੧, ਬਾਰਾ ੫ : ੨ (1108) | 


ਬਾਹੇ -- ਬਾਹਵਾਂ 
___ “ਜਾਮਿ ਗੁਰੂ ਹੇਇ ਵਲਿ ਲਖ ਬਾਹੇ ਕਿਆ ਕਿਜਇ।” 
- ਸਵ ੪, ਨਲ ੭ : ੨ (1399) 
ਬਾਕੀ -- ਹਿਸਾਬ ਕਰਨ ਪਿਛੋਂ ਕਿਸੇ ਵਲ ਰਹੀ 
ਰਕਮ 
ਰ੍ “ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ 
ਨਾਮੁ ਕਿਰਥੈ।” 
ਰ - ਸਿਰੀ ੪, ਛੰਤ ੧, ੧ : ੫ (78) 
ਬਾਂਕੀ -- ਸੁੰਦਰ, ਸਜੀਲੀ 


“ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ 


_ ਨਾਮਿ ਸੁਹਾਵੀਆ।” 
- ਵਡ ੪, ਘੋੜੀ ੧, ੧ : ੫ (575) 
ਬਾਕੀਵਾਲਾ -- ਕੀਤੇ ਕਰਮਾਂ ਦੇ ਹਿਸਾਬ ਦੀ ਜੋ 
ਰ ਬਾਕੀ ਕਢਦਾ ਹੈ, ਧਰਮਰਾਜ 

` “ਬਾਕੀਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ। ” 

ਰ੍ - ਸੂਹੀ ੧, ਅਸ ੨, ੫ : ੧ (751) 
ਬਾਗ -- 1. (ਫਾ. ਬਾਗ) ਬਗੀਚਾ 

“ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ।” 


-- ਸਿਰੀ ੫, ਅਸ ੨੬, ੬ : ੨ (70) 


1670 








2. ਚਿੱਟੇ, ਬੱਗਾ 
“ਘਰ ਗਚ ਕੀਤੇ ਬਾਗੇ ਬਾਗ। ” 
-- ਸਾਰ ੪, ਵਾਰ ੧੫ਸ, ੧, ੨ : ੨ (1243) 
ਬਾਂਗ -- ਅਜ਼ਾਨ, ਨਮਾਜ਼ ਲਈ ਪੁਕਾਰ 
“ਕਹੁ ਰੇ ਮੁਲਾਂ ਬਾਂਗ ਨਿਵਾਜ।” 
-- ਭੈਰ ਕਬ, ੪, ੧" 
ਬਾਗਾ -- ਚਿਟੇ ਕਪੜੇ 
ਲਾਏ।” _-- ਗਉ ੫, ੧੫੨", ੩ : ੧ (213) 
“ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ 
ਝਰੈ।”` _-- ਮਾਰੂ ੧, ਅਸ ੧੧, ੬ : ੧ (1016) 
ਬਾਂਗਾ -- (ਫ. ਬਾਂਗ) ਬਾਂਗ, ਅਜ਼ਾਨ, ਨਮਾਜ਼ ਲਈ 
ਪੁਕਾਰ 
“ਬਾਂਗਾ ਬੁਰਗੂ ਸਿੰੜੀਆ ਨਾਲੇ ਮਿਲੀ ਕਲਾਣ।” 
- ਸੂਹੀ ਡੇ, ਵਾਰ ੧੪ਸ, ੧, ੨ : ੧ (790) 
ਹੋਰ ਰੂਪ -- ਬਾਂਗਾਂ -- 
“ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ 
ਬਰਖੁਰਦਾਰ ਖਰਾ।” 
- ਮਾਰੂ ੫. ਸੋਲਾ ੧੨, ੧0 :੩ (1084) 
ਬਾਗਾਤਿ -- ਬਗੀਚੀ, ਬਾਗ 
“ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ 
ਬਾਗਾਤਿ। ” -- ਸਿਰੀ ੫, ੯੨, ੨ : ੨ (50) 
ਬਾਗੀਚੇ -- ਬਾਗ ਰ 
“ਸਗਲ ਮੇਵੇ ਸੁੰਦਰ ਬਾਗੀਚੇ । ” 
- ਗਉ ੫, ੮੧, ੩ : ੨ (179) 
ਬਾਗੁ - ਬਾਗ ਬਗੀਚਾ 
“ਸਭੂ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ 
ਹਰਿਆ ਬਾਗੁ। ” 
- ਬਿਲਾ ੪, ਵਾਰ ੧ਸ, ੪, ੧ : ੪ (849) 
ਬਾਗੇ -- ਸੁਫੇਦ, ਬੱਗੇ 
“ਜੋਸੀ ਗਗਨਿ ਫਿਰੰਤੀ ਉਡਤੀ ਕਪਰੇ ਬਾਗੇ 
ਵਾਲੀ।” -- ਗਉ ੪, ੫੧, ੨ : ੧ (168) 
ਬਾਘੁ -- ਬਗਿਆੜ 
“ਪਾਛੇ ਬਾਘੁ ਡਰਾਵਣੋ ਆਗੈ ਅਗਨਿ ਤਲਾਉ।” 
-- ਸਲੋ ੧, ੭: ੨ (1410) 
ਬਾਚਾ -- ਬਚਨ, ਬਾਣੀ 
“ਸਾਤੇ' ਸਤਿ ਕਰਿ ਬਾਚਾ ਜਾਣਿ।”? 


: ੪ (693) 


-- ਗਉ ਕਬ, ਥਿਤੀ ੮ : ੧ (343) 
“ਮਨਸਾ ਬਾਂਚਾ ਕਰਮਨਾ ਮੈ ਦੇਖੈ ਦੋ ਜਕ ਜਾਤ।” 
(ਬਚਨ ਕਰਕੇ/ਬਾਣੀ ਕਰਕੇ) ਰ੍ 

- ਮਾਰੂ ਕਬ, ੧, ੨ : ੨ (1105) 
ਬਾਚੀਅਹਿ -- ਵਾਚੀਐ, ਪੜ੍ਹੇ ਜਾਂਦੇ ਹਨ 

“ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ 
ਗਾਵੈ।” ___-- ਸਵ ੫, ਹਰਿ ੧ : ੨ (1409) 

ਬਾਂਚਿਆ -- ਬਚਿਆ 

“ਮਨਹੁ ਕਠੌਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ 

`__ਜਾਈ।” _-- ਆਸਾ ਕਬ, ੩੭, ੩ : ੧ (484) 
ਬਾਚੁ - ਬਚ 

“ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ। ” 

-- ਗਉ ਕਬ, ੫੭, ੧" : ੧ (336) 
ਹੋਰ ਰੂਪ -- ਬਾਚੇ - 
“ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ 
ਗੁਰ ਸਤਿ ਗੁਰ ਕੈ ਬਚਨਿ ਹਰਿ ਹਮ ਬਾਚੇ । 
(ਬਚੇ ਹਾਂ, ਬਚ ਗਏ) 
-- ਗਉ ੪, ੫੫, ੧" : ੨ (169) 
ਦੀ 
“ਸੇ ਜਨ ਬਾਂਚੇ ਜੋ ਪ੍ਰਭਿ ਰਾਖੇ।” ਬਚ ਗਏ) 
-- ਆਸਾ ੧, ੧੩, ੩ : ੩ (352) 

ਬਾਛ -- ਵੱਛਾ, ਬਛਰਾ ਰ 
“ਗਊ ਬਾਛ ਕਉ ਸੰਚੈ ਖੀਰੁ ।” 

-- ਸਾਰ ਨਾਮ, ੧, ੨ : ੩ (1252) 
ਬਾਛਓ.-- ਲਖ, ਮਗਦਾਰਾਂ 

“ਤਿਨ ਸੰਤਨ ਕੀ ਬਾਛਉ ਧੂਰਿ।” 


_-- ਗਉ ੫, ਸੁਖ ੧੫, ੩ : ੯ (282) 


ਬੈਰਾਗਨੀ | 33 


(ਮੰਗਦਾ, ਲੋਚਨਾ) 
-- ਗਉ ੫, ਬਾਅ ੪ : ੩ (251) 
ਬਾਂਛਹਿ -- ਰ 
“ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ 


1671 





ਬਾਛੀਅਹਿ 
ਕਾ ਗਹਣਾ।” (ਲੋਚੇ, ਮੰਗੇ) 
- ਮਾਂਝ ੫, ੫0, ੩ : ੩ (109) 





ਬਾਂਛਹੁ -- 
ਸਭ ਜਨ ਕਾ ।” (ਮੰਗੇ) 
__ - ਸਾਰੰ ਕਬ, ੧, ੨ : ੧ (1253) 
ਬਾਛਤ -- ਚਾਹੁੰਦੇ/ਲੋਚਦੇ ਹਨ __ 
“ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ 
ਮਹਿ ਪਾਂਈ।” -- ਰਾਮ ੯, ੧, ੨ : ੨ (902) 
ਹੋਰ ਰੁਪ - ਬਾਂਛਤ -- ਰ 
ਮਨਬਛਤ ਦਲ ਦਸਦੀ 
ਤਦ 
ਬਾਛਤੇ -- ਇਛੇ, ਮੰਗੇ, ਚਾਹੇ 
“ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ।” 
-- ਗਉ ੫, ਬਾਅ ੩੨ : ੨ (257) 
ਬਾਛਦੇ -- ਇਛੇ ਦੇ, ਮੰਗਦੇ, ਲੋਚਦੇ 
“ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ । ” 
-- ਰਾਮ ੫, ਵਾਰ ੪ਸ, ੫, ੧ : ੪ (958) 
ਬਾਛਰ =- ਵਛੇ ਦਾ ਖੁਰ 
“ਸਾਗਰੁ ਤਰਿਓ ਬਾਛਰ ਖੋਜ। ” 
-- ਰਾਮ ੫, ੫੧, ੩ : ੧ (899) 
ਬਾਛਾ - ਵੱਛਾ 
“ਜੈਸੇ ਗਾਇ ਕਾ ਬਾਛਾ ਛੂਟਲਾ।” 
-- ਗੋਂਡ ਨਾਮ, ੪, ੨ : ੧ (847) 
ਬਾਂਛਾਂਈ -- ਮੰਗਦਾ ਹਾਂ 
“ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ 
ਬਾਂਛਾਈ।” -- ਸਾਰ ੫, ੧੭, ੨ : ੧ (1207) 


- ਸੂਹੀ ੫, ੨0, ੨ : ੧ (742) 
ਬਾਛੀਅਹਿ -- ਮੰਗਦੇ ਹਨ 

“ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ 

-- 'ਸਿਚੀਂ ੫, ੯੯, ੪ : ੧ (52) 








- ਗਉ ਕਬ, ੬੩, ੧ : ੧ (337) 
ਬਾਂਛੁ - ਮੰਗ, ਲੋਚ, ਚਾਹ 
- ਸਾਰ ੫, ੧੩੪, ੧ : ੨ (1230) 
ਬਾਛੈ =- ਮੰਗਦਾ ਹੈ, ਚਾਹੁੰਦਾ ਹੈ 
“ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ 
ਇਹੁ ਬਾਛੈ । `-- ਗਉ ੫, ੧੩0”, ੪ : ੨ (207) 
ਹੋਰ ਰੂਪ -- ਬਾਂਛੈ -- 
“ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ 
ਪੜੀਆਹ।” 


ਸਾਲ ੫. ਬਾਰਾਂ ੧0 : € (135) ! 


ਬਾਜ -- ।. ਮਸ਼ਹੂਰੀ, ਪਹੁੰਚ 
“ਬਾਜ ਹਮਾਰੀ ਥਾਨ ਥਨੰਤਰਿ।” 
- ਭੈਰ ੫, ੨੨, ੩ : ੨ (1141) 
2. ਸਾਜ ਵਾਜਾ ਰਿ 
ਅਨਿਕ ਸ੍ਰਾਦ ਅਨਿਕ ਦੋਖ ਅਨਿਕ ਰੋਗ 
ਮਿਟਹਿ ਜਸ ਸੁਨੀ।” 
- ਭੈਰ ੫, ੫੭, ੨ : ੧(1153) 
(ਮਹਾਨਕੋਸ਼ ਅਰਥ ਵਾਦਨ ਦੇ ਭੇਦ ਵਜਾਉਣ ਦੇ 
ਪ੍ਰਕਾਰ ਕਰਦੇ ਹਨ) 
3. ਸ਼ਿਕਾਰੀ ਪੰਛੀ, ਬਾਜ਼ 
- ਸਲੋ ਫਰ, ੯੯ : ੨ (।383) 
ਬਾਜਹਿ -- ਵਜ ਰਹੇ ਹਨ 
“ਬਾਜਹਿ ਬਾਜੇ ਧੁਨਿ ਆਕਾਰਾ।” 
- ਮਾਰੂ ਡੇ, ਸੋਲਾ ੧੮, ੪ : ੧ (1061) 
ਬਾਜਣੋ -- ਵਜਾ ਰਿਹਾ ਹੈ _ 
“ਮਾਂਦਲੂ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ।” 
-- ਮਾਰੂ ੩, ਵਾਰ ੧੪ਸ, ੧, ੨ : ੧ (1091) 
ਬਾਜੰਤ =- ਵਜਦੀ ਹੈ 
“ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ 
ਬੀਣਾ।” _-- ਸੂਹੀ ੧, ਛੰਤ ੫, ੮ : ੫ (767) 


ਬਾਜਾ -- ।. ਬਾਜਾਂ, ਇਕ ਪ੍ਰਕਾਰ ਦੇ ਸ਼ਿਕਾਰੀ 


ਪੰਛੀਆ 
'ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ 
ਘਾਹ। '-- ਮਾਝ ੧, ਵਾਰ ੧੪ਸ, ੧. ੧: ੧ (144) 


1672 








ਬਾਜਿਓ 





ਹੋਰ ਰੂਪ -- ਬਾਜਾਂ -- 
ਨਾਉ।” 
- ਮਲਾ ੧, ਵਾਰ <੨<੨ਸ, ੧, 2 : ੧ (1266) 
2. ਵਾਜਾ, ਇਕ ਸਾਜ਼ 
“ਚੇਤਿ ਅਚੇਤੁ ਮੂੜ ਮਨ ਮੇਰੇ ਬਾਜੇ ਅਨਹਦ 
ਬਾਜਾ। ` - ਬਿਲਾ ਕਬ, ੫, ੨ : ੧ (856) 
ਬਾਜਾਰ -- ।. (ਵਫਾ. ਬਾਜ਼ਾਰ) ਵੇਚਣ ਤੇ ਖਰੀਦ 
ਕਰਨ ਦਾ ਸਥਾਨ ਬਹੁਤ ਸਾਰੀਆਂ 
ਦੁਕਾਨਾਂ ਦਾ ਸਮੂਹ 
“ਹਟ ਪਟਣ ਬਾਜਾਰ ਹੁਕਮੀ ਢਹਸੀਓ। ” 
- ਮਾਝ ੧, ਵਾਰ ੮ : ੨ (141) 
ਹੋਰ ਰੂਪ -- ਬਾਜਾਰਾ - ___ 
"ਤਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ 
ਬਾਜਾਰਾ। `-- ਗਉ ੧, ੧੭, ੪ : ੧(156) 
2. ਸੌਦਾ, ਵਣਜ ਦੀ ਵਸਤ ੍ 
“ਬਾਜਾਰੀ ਬਾਜਾਰ ਮਹਿ ਆਇ ਕਢਹਿ 
ਬਾਜਾਰ। ` ਰ੍ 
- ਆਸਾ ੧, ਵਾਰ ੪ਸ, ੧, ੨ : ੪.(464) 








(ਪਹਿਲੇ 'ਬਾਜਾਰ” ਦਾ ਅਰਥ ਵੇਚਣ ਖਰੀਦ 
ਕਰਨ ਦਾ ਸਥਾਨ ਹੈ) 


ਬਾਜਾਰੀ -- ।. ਬਜ਼ਾਰ ਵਿਚ ਇਧਰ ਉਧਰ ਫਿਰਨ 
ਰ ਵਾਲਾ, ਭੋਂਦੂ, ਉਜਡ ਰ 
“ਜੇ ਕੋ ਦਰਗਹ ਬਹੁਤਾ ਬੋਲੇ ਨਾਉ ਪਵੈ ਬਾਜਾਰੀ।” 
`___- ਆਸਾ ੧, ੩੬, ੩ : ੧ (359) 

ਹੋਰ ਰੂਪ -- ਬਾਜਾਰੀਆ -- 
“ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ। ” 


- ਮਾਝ ੧, ਵਾਰ ੧੨ : ੭ (1283) 
2. ਬਾਜ਼ਾਰ ਲਾਣ ਵਾਲੇ, ਸੌਦਾਗਰ, ਸੌਦੇਬਾਜ਼ 
'“ਬਾਜਾਰੀ ਬਾਜਾਰ ਮਹਿ ਆਇ ਕਢਹਿ 





ਬਾਜਾਰ। '' 
- ਆਸਾ ੧, ਵਾਰ ੪ਸ, ੧, ੨ : ੪ (464) 
ਬਾਜਾਰੁ -- ਵਖਾਵਾ, ਪ੍ਰਦਰਸ਼ਨ 
"ਆਵਾ ਗਉਣੁ ਬਜਾਰੀਆ ਬਾਜਾਰੁ _ਜਿਨੀ 
ਰਚਾਇਆ।” 


- ਮਲਾਂ ੧, ਵਾਰ ੨੫ : ੭ (1290) 











“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ।” 
-- ਮਾਰੂ ਕਬ, ੧0, ੧ : ੧ (1105) 
ਬਾਜਿਆ - ਵਜਿਆ 
ਮੰਗਲੁ ਗਾਇਓ। ” 
- ਮਾਲੀ ੪, ੩, ੨ : ੨ (985) 
ਬਾਜਿੰਤ੍ਰ -- ਵਾਜਾ, ਸਾਜ਼ 
“ਤਾਰ ਘੋਰ ਬਾਜਿੰਤੁ ਤਹ ਸਾਚਿ ਤਖਤਿ ਸੁਲਤਾਨੁ। ” 
-- ਮਲਾ ੧, ਵਾਰ ੨੭ਸ, ੧, ੧ : ੪ (1291) 
ਬਾਜਿਤ੍ਰਾ -- ਵਜਦੇ 
“ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ।” 
-- ਬਿਲਾ ੫, ਛੰਤ ੨, ੧ : ੨ (846) 
ਬਾਜੀ -- ।. (ਫਾ. ਬਾਜ਼ੀ) ਖੇਡ 
“ਜਗੁ ਸੁਪਨਾ ਬਾਂਜੀ ਬਨੀ ਖਿਨ ਮਹਿ ਖੋਲੁ 
ਖੇਲਾਇ।”” __-- ਸਿਰੀ ੧, ੧੧, ੩ : ੧ (18) 
“ਰਾਮ ਨਾਮ ਬਿਨੁ ਬਾਜੀ ਹਾਰੀ।” (ਜੀਵਨ ਦੀ 
-_ਖੋਡ) -- ਸੋਰ ਰਵਿ, ੬, ੪ : ੨ (659) 
3. ਵਜੀ ਰ 


ਬਾਜੀ।  -- ਗਉ ਕਬ, ੫੩. ੩ : ੨ (335) 
ਬਾਜੀਅਲੇ -- ਵਜੇ 
“ਬਾਜੀਅਲੇ ਅਨਹਦ ਬਾਜੇ । ” 
ਰ੍ - ਸੋਰ ਕਬ, ੧0, ੧ : ੪ (656) 
ਤਾ 1. (ਫਾ. ਬਾਜੀਗਰ) ਨਟ ਖੇਡ ਰਚਨ 
ਵਾਲੇ ਇਥੇ ਭਾਵ ਪ੍ਰਭੂ 
“ਬਾਜੀਗਰ ਸਉ ਮੋਹਿ ਪੀਤਿ ਬਨਿ ਆਈ। ” 
-- ਆਸਾ ਰਵਿ, ੬, ੩ : ੨ (487) 
ਭਖਲਾਈ ਹੇ।” (ਭਾਵ ਜੀਵ) 
- ਮਾਰੂ ੧, ਸੋਲਾ ੩, ੯ : ੩ (1023) 


ਹੋਰ ਰੂਪ -- ਬਾਜੀਗਰਿ -- 
“ਬਾਜੀਗਰਿ ਜੈਸੇ ਬਾਜੀ ਪਾਈ। ” (ਭਾਵ ਪ੍ਰਭੂ 
ਨੇ) - ਸੂਹੀ ੫, ੧, ੧ : ੧ (736) 


2. ਖੇਡਾਂ ਕਰਨ ਵਾਲਾ, ਛਲੀਆ, ਕਪਟੀ 
“ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ। ” 
- ਮਾਰੂ ਕਬ, ੧, ੩ : ੧ (1105) 


ਬਾਜੀਗਰੀ -- ਬਾਜੀਗਰ ਦੀ ਖੇਡ, ਤਮਾਸ਼ਾ 


1673 











“ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ। ” 
-- ਆਸਾ ਕਬ, ੨੩, ੩ : ੨ (481) 
ਬਾਜੀਗਰੁ - ਨਟ, ਖੇਡ ਰਚਨ ਵਾਲਾ 
“ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ 
- _ਆਨੈ।” __-- ਗਉ ੫, ੧੨੬, ੩ : ੨ (206) 
“ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ 
ਅੰਹਕਾਰੋ।” (ਨਟ) 
- ਵਡ ੧, ਅਲਾ ੪, ੪ : ੪ (581) 
ਬਾਜੁ -- ਵਜਣਾ 
“ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ 
ਨ ਭਇਓ।” -- ਸਾਰ ੫, ੩, ੩ : ੨ (1203) 
ਬਾਜੇ -- ।. ਵਜਦਾ ਹੈ 
“ਤਿਤੁ ਘਟ ਅਨਹਤ ਬਾਜੇ ਤੂਰਾ। ” 
-- ਗਉਂ ੧, ਅਸ ੧੬, ੨ : ੨ (228) 


ਹੋਰ ਰੁਪ -- ਬਾਂਜੈ -- 
“ਰਾਜਾ ਰਾਮ ਅਨਹਦ ਕਿੰਗੁਰੀ ਬਾਜੈ।” (ਵਜਦੀ 
ਹੈ) __-- ਸਿਰੀ ਕਬ, ੩, ੧" : ੨ (92) 
2. ਵਾਜੇ, ਸਾਜ਼ ੍ 


“ਬਾਜੀਅਲੇ ਅਨਹਦ ਬਾਜੇ। ” 
-- ਸੋਰ ਕਬ, ੧0, ੧ : ੪ (656) 
“ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ।” ੍ 
- ਗੋਂਡ ਕਬ, ੯,੪:੧(872) : 
ਬਾਝਹੁ -- ਬਿਨਾ, ਰਹਿਤ 
“ਕਰਣੀ ਬਾਝਹੁ ਘਟੇ ਘਟਿ। ” 
- ਸਿਰੀ ੧, ੩0, ੩ : ੪ (25) 
ਹਰਿ ਬਾਝਹੁ ਧਨ ਕੁਮਲੈਣੀ ਜੀਊ।” (ਵਿਹੂਣੀ) 
<<ਗਉਂ ੪, ੬2, 5 : 21737 
ਬਾਝੜਿਆਹੁ -- ਬਿਨਾ, ਬਾਝਹੁ 
ਲੂਤੇ।” -- ਆਸਾ ੪, ਛੰਤ ੨੧, ੪ : ੨ (452) 
ਬਾਂਝਾ -- ਜਿਸ ਇਸਤ੍ਰੀ ਦੇ ਸੰਤਾਨ ਨ ਹੋਵੇ __ 
“ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ 
ਕੀਜੈ ਹਰਿ ਬਾਂਝਾ। ” 
-" ਜੈਂਤ ੪, ੫, ੧ : ੧ (697) 
ਬਾਝੁ -- ਬਾਝਹੁ, ਬਿਨਾ 
“ਨਿਡਰਿਆ ਡਰੁ ਜਾਣੀਐ ਬਾਬੂ ਗੁਰੂ ਗੁਬਾਰ ।” 


1674 





- ਸਿਰੀ ੧, ਅਸ ੩, ੩ : ੩ (54) 
ਬਾਟ -- ।. ਰਸਤਾ, ਰਾਹ 
"ਤਉ ਆਨ ਬਾਣ ਕਾਹੇ ਨਹੀ ਆਇਆ।” ` 
ਰ੍ - ਗਉ ਕਬ, 2, ੨ : ੨ (324) 
“ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ 
ਹਰਿ ਸਖਾ ਕੀਤ।” (ਪੈਂਡੇ) 
- ਟੋਡੀ ੫, ੨੧, ੧: ੨ (716) 
2. ਮੁਸਾਫਰੀ, ਸਫਰ 
“ਪੈਡੇ ਬਿਨੁ ਬਾਟ ਘਨੇਰੀ।” ਰ 
` _-- ਬਸੰ ਕਬ, ੩, ੩ : ੨ (1194) 
3. ਟੋਟੇ, ਵੰਡੀਆਂ 
“ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ 
ਬਾਟ। ` _- ਸਲੋ ਕਬ, ੨0 : ੨ (1365) 
ਬਾਟਿ - ।. ਹਿੱਸੇ __ 
“ਚੁਖ ਚੁਖ ਲੇ ਗਏ ਬਾਂਢੇ ਬਾਟਿ।” 
- ਭੈਰ ੫, ੪, ੩: ੨(1136) 
2. ਪੈਂਡਾ 
“ਬਾਟਿ ਘਟਿ ਗ੍ਰਿਹਿ ਬਨਿ ਬਨਿ ਜੋਹੈ।”” 
- ਆਸਾ ੫, ੮2, ੨ : ੨ (392) 
'ਬਾਟੀ -- ਵਾਟਾਂ ਰਸਤਿਆਂ ਰਾਹਾਂ ਤੇ 
“ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ 
ਉਦਿਆਨੇ। ” -- ਰਾਮ ੧, ਸਿਗੋ ੭ : ੧ (938) 
_ਬਾਟੁਲੀ -- ਰਸਤਾ, ਰਸ 
“ਸਾਦ ਬਿਕਾਰ ਬਿਕਾਰ ਝੁਠ ਰਸ ਜਹ ਜਾਨੋ ਤਹ 
ਭੀਰ ਬਾਟੁਲੀ। ”-- ਸਾਰ ੫, ੬੧, ੨ : ੧(1216) 
ਬਾਡਾਣੂੰ -- ਰਾਹ ਚਸਨ ਵਾਲਾ 
ਜਨਨੀ ਦੋ ਲਗਨ ਬਾਲੀ 
- ਆਸਾ ਕਬ, ੪, ੧" : 
_ਬਾਢਿ -- ਵੱਢ, ਵੱਢ ਕੇ 
“ਕਾਚੀ ਪਾਕੀ ਬਾਢਿ ਪਰਾਨੀ।” 
- ਆਸਾ ੫, ੧੯, ੧ : ੨ (375) 
“ਹਉ ਕਾਟਊ ਕਾਟਿ ਬਾਢਿ ਸਿਰੁ ਰਾਖਉ ਜਿਤੁ 
ਨਾਨਕ ਸੰਤੁ ਚੜਿਆਵੈ ।” 
- ਰਾਮ ੪, ੩, ੪ : ੨ (881) 


ਬਾਢੀ -- ਵੱਧ ਗਈ ਹੈ 


੧ (476) 


“ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ 


ਕਾ ਸਿਉ ਕਹੀਐ। ”-- 


ਸੋਰ ਰਵਿ, ੨. ੪:੧ (658) 


ਬਾਂਢੇ -- ਵੱਢ ਕੇ, ਹਿੱਸੇ ਬਣਾ ਕੇ 
“ਚੁਖ ਚੁਖ ਲੇ ਗਏ ਬਾਂਢੇ ਬਾਟਿ।” 

- ਭੈਰ ੫, ੪, ੩ : ੨ (1136) 

ਬਾਣ -- ਤੀਰ ਰ 
ਬਾਸਨਹ।” _ ਰ 

- ਜੈਤ ੫, ਵਾਰ ੧੨ਸ, ੫, ੧ : ੨ (708) 
ਬਾਣਿ - ।. ਬਾਣੀ, ਬੋਲੀ 

“ਅਖਰੀ ਲਿਖਣੁ ਬੋਲਣੁ ਬਾਣਿ।” 

``-- ਜਪੁ ੧, ੨੧ : ੭ (4) 

2. ਆਵਾਜ਼, ਸੁਰ 
'ਹੰ ਭੀ ਵੰਵਾ ਡ੍ਰਮਣੀ ਰੋਵਾ ਝੀਣੀ ਬਾਣਿ।” 

-- ਸਿਰੀ ੧, ੨੪, ੨ : ੧ (23) 

3. ਬਾਣੀ, ਬੋਲ __ ਹੀ 

ਪਛੂਤਾਣਾ। ”-- ਸਿਰੀ ਬੇਣੀ, ੧, ੪ : ੪ (93) 
"ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ 
ਹਰਿ ਹਰਿ ਭਲੀ ਬਾਣਿ।” 

- ਸੋਰ ੪, ਵਾਰ ੨੨ : ੧ (651) 

4. ਤੀਰ ਰ 
“ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ 

ਪਦੁ ਪਰਗਾਸਾ। ” 

ਰ - ਗਉ ਕਬ, ੪੬, ੨ : ੧ (332) 
5. ਸੁਭਾ ਰ 
“ਕਿਆ ਤੂ ਸੋਚਹਿ ਮਾਣਸ ਬਾਣਿ।” 

- ਭੈਰ ੫, ੧੭, ੩ : ੧ (1140) 
ਬਾਣੀ -- ।. ਵਾਕ, ਬਚਨ, ਕਥਨ, ਸ਼ਬਦ, ਬੋਲ 

“ਸੁਅਸਤਿ ਆਥਿ ਬਾਣੀ ਬਰਮਾਉ।” 

-- ਜਪੁ ੧, ੨੧ : ੭ (4) 

“ਕਰਮ ਖੰਡ ਕੀ ਬਾਣੀ ਜੋਰੁ।”? (ਪ੍ਰਗਟਾ ਦਾ 
ਸਾਧਨ) - ਜਪੁ ੧, ੩੭ : ੧ (8) 
"ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ।” 

- ਸਿਰੀ ੩, ੬੩, ੪ : ੩ (39) 

“ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ 
ਸਚ ਕੀ ਬੇਲਾ।”-- ਤਿਲੰ ੧, ੫, ੨ : ੬ (723) 
2. ਬੋਲੀਆਂ 
“ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ 


ਬਾਣੀਆ 


1675 


ਬਾਣੀਆ 





ਨਰਿੰਦ।” -- ਜਪੁ ੧, ੩੫ : ੯ (7) 
“ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ।” (ਬੋਲੀ) 
=- 'ਫਡ ੧, ਛੱਤ 2, ੮ : ੧ (567) 
3. ਆਵਾਜ਼ 
“ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ 
ਰਤਾ ਮਾਇਆ। ” 
-- ਸਿਰੀ ੧, ੨੭, ੩ : ੧ (24) 
“ਬਾਣੀ ਵਜੈ ਸਬਦਿ ਵਜਾਏ ਗੁਰ ਮੁਖਿ ਭਗਤਿ 
ਥਾਇ ਪਾਵਣਿਆ।” (ਰਾਗ ਕੀ ਸੁਰ) 
-- ਮਾਝ ੩, ਅਸ ੨੧, ੫ : ੩ (122) 
4. ਰਚਨਾ, ਪਦ ਰਚਨਾ 
“ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ।” 
- ਮਾਝ ੫, ੨੯, ੧ : ੧ (103) 
“ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ 
ਕਰਾਵਣਿਆ।” 
-- ਮਾਝ ੩, ਅਸ ੨, ੨ : ੩ (110) 
ਬਾਣੀ।” (ਕਥਾ ਵਾਰਤਾ) 
- ਮਾਝ ੧, ਵਾਰ ੨੬ਸ, ੧, ੧ : ੧੫ (150) 
“ਗੁਣ ਗਾਵਾ ਗੁਣ ਬੋਲੀ ਬਾਣੀ। ” 
ਦੁਆਰਾ) -- ਆਸਾ ੪, ੫੭, ੧ : ੧ (367) 
5. ਅਵਤ੍ਰਿਤ ਰਚਨਾ, ਪਵਿਤਰ ਰਬੀ ਰਚਨਾ 
“ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ 
ਮਨਹਿ ਪਿਆਰਾ। ” 
== ਸੈਰ ਛੇ, 2, 2 : ੪ (602) 
6. ਬਾਣਾਂ/ਤੀਰਾਂ ਵਾਕਰ ਰ੍ ਰ 
ਅਣੀਆ ਰਾਮ ਰਾਜੇ।” 
-- ਆਸਾ ੪, ਛੰਤ ੧੫, ੨ : ੧ (4439) 
(ਕੇਵਲ ਮਹਾਨਕੋਸ਼ ਬਾਕੀ ਸਭਨੇ ਅਰਥ ਗੁਰਬਾਣੀ 
ਕੀਤੇ ਹਨ) 
“ਅੰਤਰਿ`_ਸਹਸਾ ਬਾਹਰਿ ਮਾਇਆ ਨੈਣੀ ਲਾ 
ਗਸਿ ਬਾਣੀ।” (ਭਾਵ ਚਟਪਟੀ) (ਦਰਪਣ 
ਅਰਥ 'ਸੁੰਦਰੰਤਾ ਦੀ ਖਿਚ” ਕਰਦਾ ਹੈ) 
੭- ਕੀਮ ਬੇ. 2, ੪ ? ੨ ੧੧77) 
੭ ਰੰਗ ਵੰਨੀ (ਕੇਵਲ ਮਹਾਨਕੋਸ਼) 
“ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੇ ਨ 
ਜਾਇ। ”-- ਆਸਾ ੩, ਅਸ ੩੧, ੧":੨ (427) 


(ਬਾਣੀ । 


(ਬਾਕੀ ਸਭ ਨੇ ਅਰਥ ਗੁਰਬਾਣੀ ਕੀਤੇ ਹਨ) 
_ 8. ਭਾਵ ਉਪਦੇਸ਼ 
“ਧਰ ਕੀ ਬਾਣੀ ਆਈ।” 
“ਤਿਨਿ ਸਗਲੀ ਚਿੰਤ ਮਿਟਾਈ।” 
੮ ਜਰੀ, 90, 2 ? ੧੮੭੧6੭੬) 
9. ਗੁਰਬਾਣੀ, ਗੁਰਸ਼ਬਦ 
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।” 
-- ਸੋਰ ੪, ਵਾਰ ੧0ਸ, ੩, ੨ : ੧ (646) 
“ਬਾਣੀ ਸ਼੍ਹਮਾ ਵੇਦੁ ਧਰਮੁ ਦਿੜਹੁ ਪਾਪ 
ਤਜਾਇਆ ਬਲਿਰਾਮ ਜੀਉ।” (ਗੁਰਬਾਣੀ) 
`-- ਸੂਹੀ ੪, ਛੰਤ ੨, ੧ : ੨ (773) 
10. ਭਾਵ ਹੁਕਮ, ਅਦੇਸ਼, ਉਪਦੇਸ਼ 
“ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ 
ਗਿਆਨੁ ਵੇ ਲਾਲੋ।” ਰ 
-- ਤਿਲੰ ੧, ੫, ੧ : ੧ (722) 
“ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ 
ਜਿਸ ਕੀ ਬਲਿਰਾਮ ਜੀਉ।” 
- ਸੂਹੀ ੧, ਛੰਤ ੧, ੨ : ੨ (763) 
“ਸੁਣਿ ਸੁਣਿ ਜੀਵੈ ਦਾਸੁ ਤਮ ਬਾਣੀ ਜਨ ਆਖੀ।” 


-- ਬਿਲਾ ੫, ੫੨, ੧" : ੧ (814) 
11. ਬਣੀ ਹੈ 
੍ “ਦਰਿ ਦਸਵੇਸੁ ਖਸੰਮ ਦੈ ਨਾਇ ਸਚੈ_ ਬਾਣੀ 
ਲਾਲੀ।” -- ਰਾਮ ਬਸ, ਵਾਰ ੩ : ੭ (967) 
12. ਬਣਾਵਟ, ਰਚਨਾ 
“ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ 
ਕੀਜਾ ਹੈ। ” ਰਿ 


- ਮਾਰੂ ੫, ਸੋਲਾ ੩, ੫ : ੩ (1074) 
“ਬਰਖਸਿ ਬਾਣੀ ਬੁਦਬੁਦਾ ਹੇਰਿ।” 
- ਬਸੰ ੧, ਅਸ ੧, ੨. : ੨ (1187) 
“ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ 
ਦਾਸਾ।  -- ਪ੍ਰਭਾ ੧, ੩, ੨ : ੧ (1328) 
ਬਾਣੀਆ -- ।. ਗੁਰ, ਉਪੇਦਸ 
“ਇਤੁ ਤਨਿ ਲਾਗੇ ਬਾਣੀਆ। ” 
-- ਸਿਰੀ ੧, ੩੩, ੩ : ੧ (25) 
ਨੀ ._ ਵਪਾਰੀ, ਵਣਜ ਕਰਨ ਵਾਲਾ _ 
“ਨਾਨਕ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ।” 
=- ਵਡ ੧, ੧, ੪ : ੧ (557) 
3. ਸ਼ਬਦ, ਬਚਨ ਰ੍ ਰ੍ 


ਬਾਣੀਏ 


1676 


ਬਾਤਾ 








“ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨ ਮਾਰੇ।”” 
- ਵੇਡ ੧, ਅਲਾ ੩, ੬ : ੨ (580) 
4. ਭਾਵ ਧਰਮ ਰਾਜ 
“ਦੋਜਨਿ ਪਾਏ ਸਿਰਜਣਹਾਰੈ ਲੇਖਾ ਮੰਗੈ 
ਬਾਣੀਆ।” 
ਰ੍ -- ਮਾਰ ੫, ਅਸ ੮, ੨ : ੩ (1020) 
“ਬਬੀਹਾ ਪਿਉ ਬੋਲੈ ਕੋਕਿਲ ਬਾਣੀਆ।” 
` ਝਤੁਖਾ ੧, ਬਾਰਾ>. ੧(1107) 
ਬਾਣੀਏ -- ਦੁਕਾਨਦਾਰ __. 
ਰ “ਬਾਣੀਏ ਕੇ ਘਰ ਹੀਂਗ ਆਫ਼ੈ ਭੈਸਰ ਮਾਥੈ 
ਸੀਂਗੁਗੋ।” _-- ਟੋਡੀ ਨਾਮ, ੩, ੨ : ੧ (718) 
ਬਾਣੂ -- ।. ਤੀਰ 
“ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੂ । ” 
- ਮਾਝ ੧, ਵਾਰ ੨੨ਸ, ੨, ੨ : ੬ (148) 
ਬਾਣੇ -- ।. ਬਾਣੀਨਾਲ ਵਿ 
“ਸੀਤਲ ਅਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ 
ਬਸੀਠਾ। ” -- ਆਸਾ ੫, ਛੰਤ ੧, ੧ : ੫ (452) 
2. ਸੁਭਾਵ ਅਨੁਕਾਰ, ਰੀਤ/ਰਸਮ ਅਨੁਸਾਰ 
“ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ 
ਬਾਣੇ ।” 
-- ਮਲਾ ੧, ਵਾਰ ੨ਪਸ, ੧. ੨ : ੩ (1289) 
3. ਤੀਰ ਦੇ 


“ਹਤ ਪੰਚ ਸਤ੍ੇਣ ਨਾਨਕ ਹਰਿ ਬਾਣੇ | 


`___ ਪ੍ਰਹਾਰਣਹ। ” -- ਗਾਥਾ ੫, ੬ : ੨ (1360) 
ਹੋਰ ਰੂਪ -- ਬਾਣੈ -- 
“ਤਿਨਿ ਬਿਨੁ ਬਾਵੈ ਧਨਖੁ ਚਢਾਈਐ ਇਹੁ 
ਜਗੁ ਬੇਧਿਆ ਭਾਈ।” 
-- ਗਉ ਕਬ, ੪੬, ੩ : ੧ (333) 
ਬਾਤ -- ।. ਗਲ 
“ਕਿਆ ਥੋੜੜੀ ਬਾਤ ਗੁਮਾਨੁ।” 


_ - ਸਿਰੀ ੫, ੯੨, ੧" : ੨ (50) 
“ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ 
ਬਾਤ।”' (ਗਲ ਭਾਵ ਘਟਨਾ) ਰ੍ 


-- ਗੁਜ ੫, ੫; ੧": ੨ (496) 


“ਸਾਚਾ ਸਾਹਿਬੁ ਸਾਚੀ ਨਾਈ ਪਰਖੇ ਗੁਰ ਕੀ ਬਾਡ 


ਖਰੀ।” (ਭਾਵ ਉਪਦੇਸ) 





- ਰਾਂਮ ੧, ਸਿਗੋ ੧0 : ੪ (939) 
ਕਾਲ ਤੇ ਬਚਾ।” (ਭਾਵ ਬਚਨ ਉਪਦੇਸ) __ 
- ਸਵ ੪, ਗਯੰ ੫ : ੧ (1402) 
2. ਵਾਤ, ਸਾਰ, ਖਬਰ 
“ਜਾ ਉਠੀ ਚਲਸੀ ਕੰਤੜਾ ਤਾ ਕੋਇਨ ਪੁਛੈ ਤੇਰੀ 
ਬਾਤ। ” -- ਸਿਰੀ ੫, ੯੩, ੨ : ੨ (50) 
3. ਮਾਮਲਾ, ਗਲ 
“ਤਿਨਿ ਸਗਲੀ ਬਾਤ ਸਵਾਰੀ।” 
ਰ੍ - ਸੋਰ ੫, ੫੬, ੨ : ੪ (623) 
4. ਬਾਦੀ ਬਲਗਮ __ 
ਕੋ ਨਾਉ।” (ਭਾਵ ਅੰਹਕਾਰ ਦਾ ਰੋਗ) 
- ਟੋਡੀ ੫, ੧੩, ੧": ੨ (714) 
5. ਭਾਵ ਪ੍ਰਵਾਹ, ਮਹਤਵ 
“ਕੋਟਿ ਜੋਧ ਉਆ ਕੀ ਬਾਝ ਨ ਪੁਛੀਐ ਤਾਂ 
___ ਦਰਗਹ ਭੀ ਮਾਨਿਓ।” (ਪ੍ਰਵਾਹ ਨਹੀਂ' 
ਕਰਦਾ ਅਰਥਾਤ ਮਹੱਤਵ ਨਹੀਂ ਦਿੰਦਾ) 
- ਸਾਰ ੫, ੬੨, ੧ : ੨ (126) 
ਬਾਤਉ -- ਗਲਾਂ ਨਾਲ 
“ਕੰਕਾ ਬਿਆਨੁ ਨਹੀ ਮੁਖ ਬਾਤਉ।” 
- ਗਉ ੫, ਬਾਅ ੫ : ੧ (251) 


ਬਾਤਹਿ -- ਗਲ ਤੋਂ, ਪੱਖ ਤੋਂ, ਤਰ੍ਹਾਂ 


“ਪੂਰਨ ਹੋਤ ਨ ਕਤਹੁ ਬਾਭਹਿ ਅੰਤਿ ਪਰਤੀ 
ਹਾਰਿ।” - ਸਾਰ ੫, ੧0੭, ੧" : ੨ (1225) 
ਬਾਤਨ -- ਗਲਾਂ ਨਾਲ, ਮੂੰਹ ਜੁਬਾਨੀ 
“ਬਾਤਨ ਹੀ ਬੈਕੁੰਠ ਸਮਾਨਾ।” 
-- ਗਉਂ ਕਬ, ੧0, ੧ : ੨ (325) 
ਬਾਤੜੀਆਹ -- ਗਲਾਂ, ਹਾਲ ਰ 
“ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ।” 
_- ਸੂਹੀ ੩, ਵਾਰ ੧ਪਸ, ੧, ੨ : ੨ (790) 
ਬਾਤਾ -- ਗਲ, ਗਲਾਂ, ਬਚਨ 
“ਜਾਨਉ ਨਹੀ ਭਾਵੈ ਕਵਨ ਬਾਤਾ। ” (ਭਾਵ ਚੀਜ਼) 
- ਸਿਰੀ ੫, ੨੭, ੧੯ : ੧ (71) 
“ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ . 
ਸੁ ਕਰਿ ਰਹਿਆ।” (ਗਲਾਂ, ਚੋਜ) 
.” ਆਸਾਂ ੧, ਵਾਰ, ੧੨ਸ, ੧, ੨ : ੩ (469) 


1677 





“ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ 
ਬਾਤਾ।” (ਬਚਨ, ਬੋਲ, ਗਲ) 

-- ਆਸਾ ਕਬ, ੧੮, ੩ : ੨ (480) 
2. ਪਖ ਤੋਂ ਗਲ ਤੋੱ 
“ਆਉ ਬੈਠੂ ਆਦਰੁ ਸਭ ਥਾਈ ਊਨ ਨ ਕਤਹੂੰ 


ਬਾਤਾ। ” -- ਸੋਰ ੫, ੯੪, ੨ : ੧ (631) 
ਬਾਤੀ -- 1. ਬਤੀ ਦੀਵੇ ਦੀ, ਵੱਟੀ 
“ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ 
ਕੋਈ।” __-- ਆਸਾ ਕਬ, ੯, ੧ : ੧ (477) 
2. ਗਲਾਂ ਨਾਲ 
“ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ 
ਇਆਣੀ। ” -- ਤਿਲੰ ੧, ੪, ੨ : ੫ (722) 
ਬਾਤੈ -- 1. ਗਲਾਂ, ਹਾਲ 
“ਤਉ ਤੀਨਿ ਲੋਕ ਕੀ ਬਾਂਤੈ ਕਹੈ।” 
- ਗਉਂ ਕਬ, ਬ਼ਾਅ ੩੩ : ੪ (342) 
“ਨਿੰਦਉ ਨਾਹੀ` ਕਾਹੂ ਬਾਭੈ ਏਹੁ ਖਸਮ ਕਾ 
ਕੀਆ।” (ਗਲ/ਹਾਲਤ ਕਰ ਕੇ) 
` ਨੋਰ੫, ੯,੩:੧(611) 
2. ਗਲਾਂ ਨਾਲ, 
“ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ 
ਪਾਇਆ। ”-- ਆਸਾ ੫, ੪੧, ੧” : ੨ (380) 
ਬਾਦ -- 1. ਝਗੜਾ, ਬਿਖੇੜਾ, ਵਿਵਾਦ 
“ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ 
ਬਿਬਾਦਾ।”-- ਆਸਾ ਕਬ, ੨੮, ੩ : ੧ (483) 
- ਸੂਹੀ ੫, ੧੯, ੩ : ੧ (741) 


-- ਗਉ ੧, ਅਸ ੧, ੪? ੧0221) 


2. ਫਜ਼ੁਲ, ਵਿਅਰਥ 
“ਗੁਲ ਰਸੁ ਗੀਤ ਬਾਢ ਨਹੀ ਭਾਵੈ ਸੁਣੀਐ ਗਹਿਰ 
__ਗੌਭੀਰੁ ਗਵਾਇਆ। ” 


- `=- ਰਾਮ ੧, ਓਅੰ ੪ : 2 (930) 


“ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ।” 
ਰ - ਮਾਰੂ ੧, ਅਸ ੩, ੮ : ੧ (1010) 
3. ਉਚਾਰਣ ਅਲਾਪ 
ਜਪਣ ਕਦੀ ਹੱ ਗੁਣ ਬਾਦ।” 


ਰੀ 





-- ਸਾਰ ੫, ੧0੩, ੧" 
ਬਾਦਹਿ -- ਫਜ਼ੂਲ, ਵਿਅਰਥ ._ 
“ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ 

ਆਇ।” __- ਸਲੋ ਕਬ, ੯੪ : ੧ (1369) 
ਬਾਦਰ -- ਬਦਲ ਹੁ 
“ਜੋ ਦੀਸੈ ਸੋ ਸਗਲ ਬਿਨਸੈ ਜਿਉ ਬਾਦਰ ਕੀ 

ਛਾਈ।” _- ਗਉ੯,੨,੨:੧(219) 
ਬਾਦਰੈ -- ਬਦਲੇ, ਇਵਜ਼ ਵਿਚ, ਵਟੇ ਰ 

ਜੀਤ।” - ਧਨਾ ੫, ੯, ੩ : ੨ (673) 
ਬਾਦਰੋ -- ਬਦਾਲ 
“ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ 

ਸਨੇਹੀ।” (ਇਥੇ ਭਾਵ ਸਰੀਰ) __ 
- -- ਸੋਰ ੫, ੪, ੧" 
ਬਾਦਲ -- ਸ਼ਦਲ 

“ਬਾਦਲ ਬਿਨੁ ਬਰਖਾ ਹੋਈ। ” 

-- ਸੋਰ ਨਾਮ, ੩, ੧ : ੩ (657) 
ਬਾਦਿ -- ।. ਵਿਵਾਦ,ਝਗੜਾ, ਬਹਿਸਾ _ 

“ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ।” 

- ਸਿਰੀ ੧, ੧੧, ੧ : ੩ (18) 

“ਕਾਹੂ ਬਿਹਾਵੈ ਬੇਦ ਅਰੁ ਬਾਢਿ।” (ਬਹਿਸਾਂ 

ਵਿਚ) - ਰਾਮ ੫, ੩, ੨ : ੧ (914) 
2. ਵਿਅਰਥ, ਫਜ਼ੂਲ 

“ਸਭਿਰਸ ਭੋਗਣ ਬਾਢਿ ਹਹਿ ਸਭਿ ਸੀਗਾਰ 

ਵਿਕਾਰ।” -- ਸਿਰੀ ੩, ੧੩, ੫ : ੧ (19) 

“ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਢਿ। ” 

-- ਬਿਲਾ ੫, ੩੮, ੧” : ੨ (810) 
3. ਝਗੜਿਆ ਵਿਚ 


ਵੇ (1224) 


ਸ ੨ (609) 





- ਸੂਹੀ ੫, ੫, ੨ : ੧76) 
4. ਭਾਵ ਬੁਰਾ ਭੈੜਾ 
“ਮਨਮੁਖ ਕਾ ਇਹੁ ਬਾਦਿ ਆਚਾਰੁ।” 
ਰ੍ -- ਮਲਾ ੩, ਅਸ ੩, ੨ : ੩ (1277) 
ਬਾਦਿਸਾਹ -- (ਫਾ.) ਤਖਤ ਦਾ ਸੁਆਮੀ, ਮਹਾਰਾਜਾ 
“ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ।” 
- ਗਉਂ ੫, ੧0੮", ੨ : ੧(201) 
ਹੋਰ ਰੂਪ -- ਬਾਦਿਸਾਹਾ -- ` ਰ੍ 


ਬਾਦਿਸਾਹੀਆ 





-1678 


“ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ [ ਬਾਂਧਹਿ - ਬੰਨ੍ਹਦਾ ਹੈ 


ਸਿਰਿ ਬਾਦਿਸਾਹਾ।” (ਬਾਦਹਸ਼ਾਹਾਂ) 
ਦੇ ਸੋਰ ੩, <, ੪ ? ੧ (600) 


ਬਾਦਿਸਾਹੀਆ -- ਰਾਜ, ਹਕੁਮਤਾਂ 


“ਛਤ੍ਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ।” | 


-- ਸਿਰੀ ੫, ੭੨, ੧: ੨ (42) 
ਬਾਦਿਸਾਹੁ -- ਪਾਤਸ਼ਾਹ, ਰਾਜ ਦਾ ਸੁਆਮੀ 
“ਬਾਦਿਸਾਹੁ ਚੜ੍ਹਿਓ ਅੰਹਕਾਰਿ। ” 

- ਭੈਰ ਨਾਮ, ੧0, ੫ : ੧ (1165) 
ਬਾਦੀ -- ਝਗੜੇ ਕਰਨ ਵਾਲਾ 
“ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ 

ਕਰਤਾਰਾ। ' - ਮਾਲਾ ੧, ੩, ੩ : ੨ (1255) 
ਬਾਦੁ - ।. ਝਗੜਾ, ਵਾਦ ਵਿਵਾਦ 
“ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ 
ਬਾਦੁ।” - ਸਿਰੀ ੫, ੯੧, ੧ : ੨ (50) 
2. ਬਹਿਸ 
“ਬੰਧਨ ਬੇਦੁ ਬਾਦੁ ਅਹੰਕਾਰ।” 
-- ਆਸਾ ੧, ਅਸ ੧0, ੭ : ੧ (416) 
. ਝਗੜਾ ਲੁਪਣ 
ਡੋਡੇ ਆਪੜ ਬਾਵੁਅਰੰਾਰਾ ਮੁ ਸੋਈ ਜੋ 
ਹੋਗੁ।”? __-- ਟੋਡੀ ੫, ੮, ੧: ੨ (713) 
4. ਫਜ਼ੂਲ, ਬੇ ਅਰਥ ਰ 
“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ 
ਬਕਾਹਿ। ”-- ਤਿਲੰ ਕਬ, ੧, ੨ : ੧ (727) 
ਬਾਧ -- ਮਿਥਿਆ 
“ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ 
ਨਹੀ ਬਿਸਰਾਨੀ।” 
- ਗਉ ੫, ਅਸ ੧੫, ੪ : ੧ (242) 
ਬਾਧਉ -- 1. ਬੱਝ ਗਿਆ 
“ਜਮ ਦਰਿ ਬਾਧਉ ਮਰੈ ਬਿਕਾਰੁ।” 
- ਰਾਮ ੧, ਅਸ ੪, ੬ : ੩ (904) 
2. ਬੰਨ੍ਹਦਾ 
“'ਗਾਂਠਿ ਨ ਬਾਧਉ ਬੇਚਿ ਨ ਖਾਉ।” 

- ਭੈਰ ਕਬ, ੧, ੧ : ੨ (1157) 

“ਰੋਗ ਰੋਗੁ ਵਡੇ ਕਿਉ ਬਾਂਧਉ ਧੀਰਾ।” 


-- ਬਸੰ ੧, ਅਸ ੪, ੩ : ੧ (1189) 











“ਕੂੜੁ ਕਮਾਵਹਿ ਆਦਮੀ ਬਾਂਧਰਿ ਘਰ ਬਾਰਾ।” 
-- ਆਸਾ ੧, ਅਸ ੧੩, ੧ : ੨ (418) 

ਬਾਧਹੁ -- ਬੰਨ੍ਹ, ਬੰਨ੍ਹ ਲਵੋ 
“ਕਰਿ ਸਿਦਕੁ ਕਰਣੀ ਖਰਚੁ ਬਾਧਰੁ ਲਾਗਿ ਰਹੁ 


ਨਾਮੇ।” -- ਸਿਰੀ ੧, ੧੭, ੧੯ : ੨ (64) 


ਨ-ਬੋਜੀ ਦੈ. 1੨500710, 
ਬਾਧਤ -- ਬੰਨ੍ਹਦਾ ਹੈ ਰ 
“ਜਿਹ ਸਿਰਿ ਰਚਿ ਰਚਿ ਬਾਧਤ ਪਾਗ।” 
-- ਗਉ ੫, ੩੫, ੧: ੧ (330) 
ਬਾਂਧਨਿ -- ਫਾਹੇ, ਫੰਦੇ ਰ 
- ਸੂਹੀ ੧, ੨, ੨ : ੨ (728) 
ਬਾਧਵ -- ਸੰਬੰਧੀ 
ਪਿਤਾ ਤਵ ਤਜਯਾ।” 
-- ਸਸ ੫, ੪੮ : ੩ (1358) 
ਹੋਰ ਰੂਪ -- ਬਾਂਧਵ -- 
ਕ੍ਰਿਪਾਲ।” (ਬੰਧੂ, ਸਹਾਇਕ, ਸੰਬੰਧੀ) 
-- ਮਾਨ ੫, ੮, ੧” : ੨ (988) 
ਬਾਧਵਾ - __ ਥ 
'ਬਿਸ੍ਹ ਕਾ ਦੀਪਕੁ ਸ੍ਹਾਮੀ ਤਾ ਚੇਰੇ ਸੁਆਰਥੀ 
ਪੰਖੀ ਰਾਇ ਗਰੁੜ ਤਾ ਚੇ ਬਾਧਵਾ। ” (ਸੰਬੰਧੀ 
ਭਾਵ ਭਰਾ)-- ਧਨਾ ਭ੍ਰਿਲੋ, ੧, ੨ : ੧ (695) 
ਬਾਧਾ - ।. ਬੱਧਾ, ਬਝਿਆ ਹੋਇਆ, ਬੰਨ੍ਹਿਆ 
ਹੋਇਆ ਰ੍ 
ਪਿਆਰਿ।” -- ਸਿਰੀ ੩, ੫੧, 3 ੨ (33) 
ਹੋਰ ਰੂਪ -- ਬਾਂਧਾ -- 
“ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ।” 
ਰ੍ - ਬਸੰ ੩, ੧੬, ੨ : ੧ (1176) 
2. ਬੰਜ੍ਹਾਵਾ 


ਕਰਾਈ।” 
- ਮਾਝ ੧, ਵਾਰ ੧੯ਸ, ੧, ੧ : ੧ (147) 
ਬਾਧਾਤਾ -- ਬੰਨ੍ਹਿਆ ਹੋਇਆ 
“ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮ ਪੁਰਿ 





ਬਾਧਾਤਾ।  _ -- ਗਉ ੧, ੧੪, ੪ : ੨ (155) 
ਬਾਧਿ - ਬੰਨ੍ਹ ਕੇ __ 
ਪੂੰਅਰ ਬਾਖਿ ਭਏ ਰਾਮਦਾਸਾ ਰੋਟੀ ਅਨ ਕੋ 
ਓਪਾਵਾ। ” -- ਮਾਰੂ ੫, ੧੫, ੩ : ੧ (1003) 
ਹੋਰ ਰੂਪ -- ਬਾਂਧਿ -- 
“ਬਹਤੀ ਮਨਸਾ ਰਾਖਹੁ ਬਾਂਧਿ।” (ਬੰਨ੍ਹ ਕੇ, 
ਭਾਵ ਕਾਬੁ ਵਿਚ) 


ਬਧਿਓ' -- ਬੰਨ੍ਹੀਦਾ ਹੈ, ਬੱਝਦਾ ਹੈ 
“ਕਿਉ ਬਾਧਿਓ ਕਿਉ ਮੁਕਤੀ ਪਾਵੈ ।” 
- ਗਉ ੧,੬, ੧ : ੩ (152) 
“ਜਬ ਇਨਿ ਅਪੁਨੋਂ ਬਾਧਿਓ ਮੋਹਾ।” (ਬੰਨ੍ਹਿਆ) 
-- ਗਉ ੫, ਅਰ ੧, ੪ : ੧ (235) 
ਹੋਰ ਰੂਪ -- ਬਾਂਧਿਓ -- 
“ਹਿਰਦੈ ਚਰਣ ਸਬਦੁ ਸਤਿਗੁਰ ਕੌ ਨਾਨਕ 
ਬਾਂਧਿਓ ਪਾਲ। ” (ਬੰਨ੍ਹ ਲਿਆ/ਬੱਧਾ ਹੈ) 
ਪੈਲਾਂ ੫, ੩੯੮, 2 : 3 (680) 
ਰਾਰਿਅਕ << ਬਹਿ 
“ਆਪਨ ਨਗਰੁ ਆਪ ਤੇ ਬਾਧਿਆ। ” 
-- ਗਉ ਕਬ, ੨0, ੧" : ੧ (329) 
“ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ 
ਨਹੀ ਹੁਕਮੁ ਪਇਆ। ” (ਬੱਝਾ ਹੋਇਆ) 
ਰ -- ਆਸਾ ੧, ਪਟੀ ੬ : ੨ (432) 
ਹੋਰ ਰੂਪ -- ਬਾਂਧਿਆ -- 
ਆਨਿ ਸਕਤਿ ਗਲਿ ਬਾਂਧਿਆ। ” (ਬੱਝ 


ਗਿਆ) _-- ਸਿਰੀ ਬੇਣੀ, ੧, ੨ : ੪ (93) 
“ਸਾਚ ਧਰਮ ਕਾ ਬੇੜਾ ਬਾਂਧਿਆ ਭਵ ਜਲ 
ਪਾਰਿ ਪਵਾਈ। ” (ਬੰਨ੍ਹਿਆ) ਰ੍ 
-- ਰਾਮ ੫, ਅਸ ੬, ੧੬ : ੧ (916) 
ਬਾਧਿਲਾ -- ਬੰਨ੍ਹ ਲਿਆ 
“ਨਾਮਾ ਸੁਲਤਾਨੇ ਬਾਧਿਲਾ। ” 
-- ਭੈਰ ਨਾਮ, ੧0, ੧" : ੧ (1165) 


ਬਾਧੀ -- ਬੱਝ/ਬੰਨ੍ਹੀ ਗਈ 


1679 








“ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ।” 
-- ਸਿਰੀ ਝ, ੪੭, ੩ : ੨ (32) 
“ਬਿਨੁ ਨਾਵੇ ਬਾਧੀ ਸਭ ਕਾਲਿ।” (ਬੰਨ੍ਹ ਲਈ) _ 
-- ਗਉ ੧, ੫, ੧”: ੨ (152) 
“ਆਪਿ ਨਿਰਾਲਮੁ ਧੰਧੈ ਬਾਥੀ ਕਰਿ ਹੁਕਮੁ 
ਛਡਾਵਣਹਾਰੋ।” (ਬੰਨ੍ਹਿਆ ਹੈ) 
-- ਵਡ ੧, ਅਲਾ ੪, ੨ : ੫ (581) 
ਧੁਨੀ।” (ਬੱਝ ਗਈ) 
` -- ਬਿਲਾ ੫, ੧੨੭, ੧ : ੧ (829) 
“ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ 


_ ਕਮਾਵੈ।” (ਬਝੀ ਹੋਈ) 
-- ਮਲਾ ੧, ਅਸ ੨, ੮ : ੧ (1274) 
ਹੋਰ ਰੂਪ -- ਬਾਂਧੀ -- 
“ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ 
ਬਾਂਧੀ।” (ਬੱਝੀ ਹੋਈ) 
-- ਗਉ ਕਬ, ੪੩, ੧” : ੨ (331) 
“ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ 


ਪਾਈ।” (ਬੰਨ੍ਹੀ ਭਾਵ ਬਣਾਈ) 
੍ -- ਗਉਂ ਕਬ, ੭੩, ੧ : ੧ (339) 
“ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ। ” 
-- ਆਸਾ ੧, ਅਸ ੧੩, ੨ : ੧ (418) 
ਬਾਧੀਆ - ਬੰਨ੍ਹੀ ਹੋਈ, ਬਝੀ ਹੋਈ 
“ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ। ” 
-- ਰਾਮ ੫, ਰੁਤੀ ੩, ਕੋਸ : ੨ (928) 
ਬਾਧੇ -- ।. ਬੰਨ੍ਹੇ ਹਨ 
“ਇਤ ਉਤ ਮਨਮੁਖ ਬਾਥੇ ਕਾਲ।” 
-- ਗਉ ੧, ੧੧, ੩ : ੨ (154) 
“ਆਪ ਕਮਾਇਐ ਆਪੇ ਬਾਧੇ।” (ਬੱਝਦੇ ਹਾਂ) 
-- ਗਉ ੫, ੧੬੮,੪:੧(199) 
“ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ।” 
- ਗਉਂ ੫, ਬਾਅ ੯ : ੫ (252) 
ਅਹੰਬੂਧਿ ਬਾਧੇ।” (ਬਝ ਗਏ) 
-- ਸੋਰ ੫, ਅਸ ੩, ੧ : ੨ (641) 
2. ਬਝੇਂ ਹੋਏ 


ਬਾਧੈ 1680 ਬਾਨੀ 
_''ਜਮਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ [ “ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧੂ ਪ੍ਹਲਾਦੁ 











ਗਵਾਈ।” । `_ ਅੰਬਰੀਕੁ ਨਾਰਦ ਨੇਜੈ ਸਿਧ ਬੁਧ ਗਣ ਗੰਧਰਬ 
- ਆਸਾ ਝੇ, ਅਸ ੨੯, ੬ : ੨ (426) ਬਾਨਵੈ ਹੇਲਾ। ”-- ਮਲਾ ਨਾਮ, ੧, ੫ : ੧ (1292) 
ਹੋਰ ਰੂਪ -- ਬਾਂਧੇ - ਬਾਨਾ - ।. ਪੇਟਾ 
“ਮੇਲੀ ਅਪਨੇ ਉਨਿਲੇ ਬਾਂਧੇ।” (ਬੰਨ੍ਹੇ) ''ਤਾਨਾ ਬਾਨਾ ਕਡੂਨ ਸੂਝੈ ਹਰਿ ਹਰਿ ਰਸਿ 
- ਆਸਾਂ ੫, ੮੭, ੩ : ੩ (392) ਲਪਟਿਓ। ” -- ਬਿਲਾ ਕਬ, ੪, ੧ : ੨ (856) 
“ਇਸ ਮਾਇਆ ਕਉ ਦ੍ਰਿੜ ਕਰਿ ਰਾਖਹੁ ਬਾਂਧੇ | 2. ਬਨ ਵਿਚ ਜੰਗਲ ਵਿਚ 
ਆਪ ਬਚਨੀ।” (ਬੰਨ੍ਹ ਕੇ) “ਆਪੇ ਗਊ ਚਰਾਵੈ ਬਾਨਾ।” 
- ਸ਼ਿਲਾ ਕਬ, ੯, ੧ : ੨ (857) - ਮਾਰੂ ੫, ਸੋਲਾ ੧੧, ੧੫ : ੨ (1083) 
ਬਾਧੈ -- ਬੰਨ੍ਹ ਕੇ ਬਾਨਾਂ -- ਬਣਾਵਟ ਬਣਾਈ ਹੈ 
“ਕਹੁ ਛਡੀਆ ਬਾਧੈ ਧਨ ਖੜੀ।” “ਮਾਥੇ ਤਿਲਕੁ ਹਥਿ ਮਾਲਾ ਬਾਨਾਂ।” 
- ਗਉ ਕਬ, ੫0, ੧" : ੧ (333) - ਭੈਰ ਕਬ, ੬, ੧ : ੧ (।158) 
ਹੋਰ ਰੂਪ -- ਬਾਂਧੈ -- ਬਾਨਾਰਸਿ_ -- ਵਾਰਾਨਸੀ, ਉੱਤਰ ਪ੍ਰਦੇਸ਼ ਵਿਚ 
“ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਹਿੰਦੁਆਂ ਦਾ ਇਕ ਤੀਰਥ ਸਥਾਨ 
ਛੂਟੈ ਮੋਹਿ।” (ਬੰਨ੍ਹੇ) “ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ 
-- ਸਾਰ ਨਾਮ, ੩, ੧ : ੧ (1252) ਠਗ।”” _--- ਆਸਾ ਕਬ, ੨, ੧ : ੩ (476) 
ਬਾਧੋ -- ਬੰਨ੍ਹਿਆ ਹੈ ਬਾਨਾਰਸੀ -- ਬਨਾਰਸ ਵਿਚ 


“ਸਭੁ. ਜਗੁ ਬਾਥੋ ਕਾਲ ਕੋ ਬਿਨੁ ਗੁਰ ਕਾਲੁ | “ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ 
ਅਫਾਰੁ। ` -- ਸਿਰੀ ੧, ਅਸ ੪, ੨ : ੧ (55) ਦਹੈ ਕਾਇਆ ਕਲਪੁ ਕੀਜੈ।” . 


ਬਾਂਧੋ - ਰੋਕਿਆ -- ਰਾਮ ਨਾਮ, ੪, ੧ : ੧ (973) . 
`- ਬੋਸ ੧. ਅਸ ੧. ੬ ; ੩ (1187) ਬਾਨਾਰਸੀ ਆਸ ਪਾਸਾ।” (ਬਨਾਰਸ ਦੇ ਵਿਚ) 
ਬਾਧੌ -- ਬੰਨ੍ਹਿਆ ਹੈ - ਮਾਲਾ ਰਵਿ, ੧, ੩ : ੧ (1293) 
“ਦੂਖ ਸੂਖ ਬਾਧੌ ਸੰਸਾਰ। ” ਬਾਨਿ -- ਆਦਤ, ਸੁਭਾ 
-` ਬਸੈ ੫, ਅਸ ੨, ੪ : ੨ (1192) | “ਤੂੰ ਰਾਮ ਰਹਨ ਕੀ ਛੋਡੁ ਬਾਨਿ।” 
ਬਾਨ -- 1. ਬੰਧਨ (ਮਹਾਨਕੋਸ਼), ਘਾਟ, ਕਸਰ - ਬਸੰ ਕਬ, ੪, ੨ : ੩ (1194) 
(ਸ਼ਬਦਅਰਥ), ਸੁਭਾਵ (ਭਾਵ ਮਾੜਾ | ਬਾਨੀ -- 1. ਸ਼ਬਦ, ਬਾਣੀ, ਕਾਵਿ-ਬੋਲ, ਬੋਲ 
ਸੁਭਾ) (ਕੋਸ਼) ਰ੍ “ਜਾਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ 
“ਜਾ ਕੇ ਚਾਕਰ ਕਉ ਨਹੀ ਬਾਨ। ” ਅਨਹਤ ਬਾਨੀ।” (ਸ਼ਬਦ, ਬੋਲ) 
- ਗਉ ੫, ਅਸ ੬, ੬ : ੨ (449) -- ਗਉ ੫, ੧੩੨”, ੪ : ੧ (208) 
2. ਤੀਰ “ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ।” (ਬਾਣੀ) 
“ਸਨਮੁਖ ਸਹਿ ਬਾਨ, ਸਨਮੁਖ ਸਹਿ ਬਾਨ ਹੇ -- ਗਉ ੫, ਸੁਖ ੧, ੭ : ੩ (263) 
ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ | “ਨਿਰਮਲ ਸ਼ੋਭਾ ਅੰਮ੍ਰਿਤ ਤਾਕੀ ਬਾਨੀ।” (ਬੋਲ, 
`_ ਸਹਜ਼ ਸਰੋਤ। ” ਵਚਨ) _ --ਗਉ ੫, ਸੁਖ ੨੪, ੮ : ੫ (296) 


- ਆਸਾ ੫, ਛੰਤ ੧੪, ੨ : ੨ (462) । 2. ਬੋਲੀ, ਬਚਨ ਰ੍ 
ਬਾਨਵੈ -- ਗਿਣਤੀ ਦੀ ਇਕ ਇਕਾਈ, ਦੋ ਉਪਰ “ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ 


ਨਬੇਂ ਕਾ ਬਣਾ। '-- ਆਸਾ ੫, ਛੰਤ ੧, ੨:੫ (457) 


ਕੀ 1681 ਬਾਪੈ 


ਦਿ 














“ਕੂਥਾ ਪੁਰਾਤਨ ਇਉ ਸੁਣੀ ਭਗਤਨ ਕੀ | ਹੋਰ ਰੂਪ -- ਬਾਪਾਰਿ -- 
_ਬਾਨੀ।” (ਭਾਵ ਜ਼ੁਬਾਨੀ) “ਬਾਪਾਰਿ ਗੋਵਿੰਦ ਨਾਏ।” (ਵਣਜ ਦੁਆਰਾ) 
- ਬਿਲਾ ੫, ੫੬, ੩ : ੧ (815) -- ਆਸਾ ੫, ੧੫੩, ੧” : ੧ (408) 
3. ਰੰਗ ਰ ਬਾਪਾਰੀ - ਵਣਜ ਕਰਨ ਵਾਲਾ, ਵਿਉਪਾਰੀ 
`_ “ਕੁਮ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ! “ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ।” 
ਲਾਈ। ”-- ਆਸਾ ਕਬ, ੧੬, ੨ : ੧ (479) -- ਗਉ ੫, ੮੫, ੧: ੪ (181) 
4. ਭਾਂਤ, ਕਿਸਮ, ਪ੍ਰਕਾਰ ਸਾਜਿ --ਮਿਤਾ ਨੇ 
ਕੀਓ ਬਹੁ ਬਾਨੀ।” -- ਆਸਾ ਕਬ, ੩. ੧ : ੧ (476) 
-- ਸੋਰ ਰਵਿ, ੨, ੨ : ੧ (658) ਹੋਰ ਰੁਪ -- ਬਾਪੁ -- 
“ਪਾਂਚ ਮਿਰਗ ਬੇਧੇ ਸਿਵ ਕੀ ਬਾਲੀ। ” ੍‌ -- ਮਾਝ ੫, ੯. ੨: ੧ (97) 
- ਭੈਰ ੫, ੪, ੧ : ੨ (1136) ਬਾਪੁਰਾ - ਵਿਚਾਰਾ, ਬਪੁਰਾ 
6. ਆਦਤ, ਸੁਭਾਉ “ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ 
“ਪਰ ਦਰਬੁ ਹਿਰਨ ਕੀ ਬਾਨੀ।” ਕਰੋੜਿ।”” _ -- ਸਲੋ ਕਬ, ੧੫੩ : ੧ (1372) 
- ਪੁਭਾ ਬੇਣੀ, ੧, ੨ : ੪ (1351) ਹੋਰ ਰੁਪ - ਬਾਪੁਰੀ -- 
ਬਾਨੁ -- ਤੀਰ “ਦੇਹੀ ਕਿਸ ਕੀ ਬਾਪੁਰੀ ਪਵਿਤ੍ਰ ਹੋਇਗੋ ਗ੍ਰਾਮੁ।” 
“ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੂ ਜੁ ਏਕੁ। ' - ਸਲੋ ਕਬ, ੧੧0 : ੨ (1370) 
-- ਸਲੰ ਕਬ, ੧੯੪ : ੧ (1374) |. ਬਾਪੁਰੇ -- 
ਬਾਨੇ -- ਬਾਣੀ “ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ 
“ਹਰਿ ਪੀ ਅਘਾਨੇ ਅੰਮ੍ਰਿਤ ਬਾਨੇ ਸ੍ਰਥ ਸੁਖਾ ਮਨ ਬਾਸਾ।” (ਵਿਚਾਰੇ, ਨਿਮਾਨੇ) 
ਵਠੈ। ” <- ਸਿਰੀ ੫, ਛੱਤ ੨, ੫ ? ੩ (80) -- ਆਸਾ ਰਵਿ, ੩, ੧ : ੧ (486) 
ਬਾਨੈ -- ਬਨ ਵਿਚ “ਤੂਟਿ ਜਾਇਗੋਂ ਸੂਤੁ ਬਾਪੁਰੇ ਫਿਰਿ ਪਾਛੈ 
“ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ। ” ਪਛੂਤੋਹੀ।” -- ਸੋਰ ੫, ੪, ੩ : ੨ (609) 
- ਪ੍ਭਾ ਨਾਮ, ੨, ੨ : ੧ (1351) ਬਾਪਰੋ -- 
ਬਾਪ -- ਪਿਤਾ “ਤੈਸੇ ਰਾਮ ਨਾਮਾ ਬਿਨੁ ਬਾਪਰੋ ਨਾਮਾ।” 
“ਕਾ ਕੀ ਮਾਈ ਕਾ ਕੋ ਬਾਪ।” (ਵਿਚਾਰਾ, ਨਿਮਾਨਾ) 
-- ਗਉ ੫, ੧੧੨, ੧ : ੧ (168) - ਗੋਂਡ ਨਾਮ, ੪, ੫ : ੨ (874). 
ਬਾਪਰੋ -- ਬਪੁਰਾ, ਵਿਚਾਰਾ ਬਾਪੈ -- ਪਿਤਾ ਤੋਂ, ਪਿਤਾ ਦਾ ਰ 
`“ਐਸੇ-ਚਾਮ ਨਾਮਾ ਬਿਨੁ ਬਾਪਰੋ_ਨਾਮਾ।” “ਬਲਿ ਤਿਸੁ ਬਾਧੈ ਜਿਨਿ ਹਉ ਜਾਇਆ।” 
੍ - ਗੋਂਡ ਨਾਮ, ੪, ੧"! ੨ (874) . -- ਆਸਾ ਕਬ, ੩, ੨ : ੧ (476) 
ਬਾਪਾ -- ਪਿਤਾ “ਆਪਨ ਬਾਧੈ ਨਾਹੀ.ਕਿਸੀ ਕੋ ਭਾਵਨ ਕੋ ਹਰਿ 
__` “ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਰਾਜਾ।? __- ਸੋਰ ਰਵਿ, ੨, ੩ : ੧ (658). 
ਬਾਪਾ। ” =- 'ਸਿਜੀ ੪, ੯2, 2 : 2 (511 ਹੋਰ ਰੂਪ -- ਬਾਪੋ -- 
ਬਾਪਾਰ -- ਵਣਜ, ਵਿਉਪਾਰ __ ੍ “ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ 
“ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਮਾਈ ਨ ਬਾਪੋ ਰੇ।” 


ਸਹਾਮਾ।”” _-- ਸਾਰ ੫, ੩੫, ੨ : ੧(1211) - ਗਉਂ ਕਬ, ੭0, ੨ : ੨ (339) 


ਬਾਬਰਵਾਣੀ -- ਬਾਬਰ ਦੀ ਦੁਹਾਈ 
“ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ।” 
- ਆਸਾ ੧, ਅਸ ੧੧, ੫ : ੩ (417) 
ਬਾਬਾ -- ।. ਹੇ ਭਾਈ! ਹੇ ਬਾਬਾ! 
“ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।” 
-- ਆਸਾ ੧, ਸੋਹ ੨, ੧" : ੧ (12) 
“ਬਾਬਾ ਬੋਲੀਐ ਪਤਿ ਹੋਇ।” 
- ਸਿਰੀ ੧, ੪, ੧" : ੧ (15) 
“ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ 
ਨ ਪੁਛੇ ਕੋਈ । ”-- ਗਉ ੧, ੧੩, ੩" : ੧ (155) 
“ਬਾਬਾ ਹੇਰੁ ਖਾਣਾ ਖੁਸੀ ਖੁਆਰੁ ।” 


-- ਸਿਰੀ ੧, ੭, ੧“ : ੧(16) 


_ (ਮਹਾਨਕੇਸ਼ ਇਥੇ ਅਰਥ ਪਿਤਾ” ਕਰਦੇ ਹਨ) 


2. ਪਿਤਾ, ਬਾਪ 
“ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ 
ਕੀ ਬਲਿ ਰਾਮ ਜੀਉ।” ਰ 
- ਸੂਹੀ ੧, ਛੰਤ ੧, ੨ : ੧ (763) 
“ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ।” 
(ਸਤਿਕਾਰ ਯੋਗ ਸਤਿਗੁਰੂ) 
- ਰਾਮ ੩, ਅਨੰੰ ੮ : ੧ (917) 
3. ਸਨਮਾਨ ਬੋਧਿਕ ਸ਼ਬਦ 
-- ਭੈਰ ਕਬ, ੧੫, ੨ : ੩ (1161) 


ਬਾਬਾਣੀਆਂ -- ਬਾਬਿਆਂ (ਬਜ਼ੁਰਗਾਂ) ਦੀਆਂ ਗਲਾਂ/ 


_ਵਾਰਤਾਵਾਂ ਰ 
“ਬਾਬਾਣੀਆਂ ਕਹਾਣੀਆ ਪੁਤ ਸਪੁਤ ਕਰੇਨਿ।” 
੍ - ਰਾਮ ੩, ਵਾਰ ੧0ਸ, ੩, ੧ : ੧ (951) 
ਬਾਬੀਹਾ -- ਇਕ ਜੀਵ, ਪਪੀਹਾ 
` “ਬਾਬੀਹਾ ਪਿਉ ਬੋਲੇ ਕੋਕਿਲ ਬਾਣੀਆ।” 


- ਤੁਖਾ ੧, ਬਾਰਾ ੨ : ੧ (1107) 


- ਮਾਝ ੧, ਵਾਰ ੧ਪਸ, ੩, ੧: ੩੧124) 
ਬਾਬੀਹੈ -- 

“ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ 
ਸੁਭਾਇ।  (ਪਪਹੇ ਨੇ). 


1682 





ਬਾਮਨ 
- ਮਲਾਂ ੧, ਵਾਰ ੧ਪਸ, ੩, ੧ : ੧ (1284) 
ਬਾਬੁਲ -- ਪਿਤਾ, ਬਾਪ 
“ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੇ ਨੇਹਿ।” 
_ - ਰਾਮ ੧, ਓਅੰ ੪0 : ੩ (935) 
ਹੋਰ ਰੂਪ -- ਬਾਬੁਲਾ -- 
“ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ 
ਪਾਇਆ। ” (ਹੇ ਬਾਬੁਲ) 
- ਸਿਰੀ ੪, ਛੰਤ ੧, ੨ : ੧ (78) 
ਬਾਬੁਲਿ -- ਰ੍ 
“ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ 
ਬਲਿ ਰਾਮ ਜੀਉ।” (ਬਾਬੂਲ ਨੇ) ਰ੍ 
` ਸੂਹੀ ੧, ਛੱਤ ੧੨. ੪ : ੧ (764) 
ਬਾਬੁਲੁ -- _ 
“ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ 
ਪ੍ਰਭੁਹਾਰਾ।”` (ਪਿਤਾ ਭਾਵ ਹਰਿ) 
-- ਸੂਹੀ ੫, ਛੰਤ ੨, ੧ ! ੩ (777) 
ਬਾਂਬੈ -- ਸਤਿਕਾਰ ਯੋਗ ਬਜੁਰਗ ਨੇ 
“ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ 
ਕੂੜਿਆਰੇ।” 
- ਗਉ ੪, ਵਾਰ ੧੪ਸ, ੪, ੧: ੫ (307) 
ਬਾਬੋਲਾ -- ਹੇ ਪਿਤਾ, ਹੇ ਬਾਬਲ ਵਿ 
“ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ 
_ ਪਾਇਆ। ” -- ਸਿਰੀ ੪, ਛੰਤ ੧, ੨ : ੬ (78) 
ਬਾਮਣ -- ਬਾਹਮਣ, ਪੰਡਿਤ 
“ਮੂਰਖ ਬਾਮਣ ਪ੍ਰਰੂ ਸਮਾਲਿ। ” ਰ੍ 
` -- ਆਸਾ ੫, ੮,੪: ੧372) 
ਹੋਰ ਰੂਪ - ਬਾਮਣਾ -- 
“ਕਾਜੀਆ ਬਾਮਣਾ ਕੀ ਗਲ ਥਕੀ ਅਗਦੁ 
_ ਪੜੈ ਸੈਤਾਨੁ ਵੇ ਲਾਲੋ।” (ਬ੍ਰਾਹਮਣਾਂ, ਪੰਡਿਤਾਂ) 
ਰ੍ -- ਤਿਲੰ ੧, ੫. ੧”.:.੪ (722) 
ਬਾਮਣੁ -- 
“ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ 
ਸੋ ਵਿਸਰੇ।” (ਹੇ ਬ੍ਰਾਹਮਣ) 


` -- ਸਲੋ ੫, ੪ : ੨ (1425). 
ਰ੍ _ਬਾਮਨ -- ਬ੍ਰਾਹਮਣ 


“ਕਹੁ ਰੋ ਪੰਡਿਤ ਬਾਮਨ ਕਬ ਕੇ ਹੋਏ।” __ 
` ਗਉ ਕਬ, ੭, ੧“ : ੧ (34) 





ਹੋਰ ਰੁਪ - ਬਾਮਨੁ - 
“ਕਬੀਰ ਬਾਮਨੁ ਗੁਰੂ ਹੈ.ਜਗਤ ਕਾ ਭਗਤਨ 
ਕਾ ਗੁਰੁ ਨਾਹਿ।” ਰ 

`_`` -- ਸਲੋ ਕਬ, ੨੩੭ : ੧ (1377) 


ਬਾਮਣ& -- ਬ੍ਰਾਹਮਣ 


“ਤਗੁ ਕਪਾਹਹੁ ਕਤੀਐ ਬਾਮੁੜ੍‌ ਵਟੇ ਆਇ।” 


-- ਆਸਾ ੧, ਵਾਰ ੧ਪਸ, ੧, ੨ : ੩(411) 
ਬਾਮਨ - ਬਾਹਮਣ 
“ਕਾਹੇ ਮੇਰੇ ਬਾਮੂਨ ਹਰਿ ਨ ਕਹਹਿ।” 
-- ਰਾਮ ਕਬ, ੫, ੧" : 
ਗੇੜ 'ਬੂਘ-ਾ ਬਾਮਨੁ -- 
ਬਾਮੁਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ 
ਗਿਆਨਾ।” 
-- ਆਸਾ ਕਬ, ੨੬, ੩ : ੧ (482) 
ਬਾਰ -- ।. ਦਰਵਾਜਾ 
“ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ।” 
(ਭਾਵ ਘਰ ਘਾਟ)-- ਮਾਝ ੧, ਵਾਰ ੮ : ੬ (141) 
“ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ। 
ਰ੍ -- ਸਲੋ ਕਬ, ੬੧ : ੨ (1367) 
2. ਮੁੜ, ਪੁਨਹਿ, ਫਿਰ 
“ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ 
ਬਾਰ ਹਰਿ ਗਣਤ ਨ ਆਵੈ।” (ਦੁਬਾਰਾ 
ਦੁਬਾਰਾ) -- ਗਉ ੪, ੪੯, ੨ : ੧ (167) 
“ਬਾਰੰ ਬਾਰ ਬਾਰ ਪ੍ਰਭੁ ਜਪੀਐ। ” 
॥ -- ਗਉ ੫, ਸੁਖ ੧0, 2 : ੫ (266) 
(ਮਹਾਨਕੋਸ਼ ਇਥੇ ਅਰਥ ਮੂਲ ਕਾਰਣ ਕਰਦੇ ਹਨ) 
3. ਵਾਰ, ਦਫਾਅ 
“ਅਨਿਕ ਬਾਰ ਨਾਨਕ ਬਲਿਹਾਰਾ।” 
-- ਗਉ ੫, ੧੪੮, ੪ : ੧ (195) 
“ਕਈ ਬਾਰ ਪਸਰਿਓ ਪਾਸਾਰ।” 
-- ਗਉਂ ੫. ਸੁਖ ੧0, 2 ! ਖੋ) 
6 ਢਿਲ, ਢੇਰੀ _ 
“ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ 
ਨ ਲਾਗੈਰੇ।” __ 
-- ਗਉ ੫, ੧੩੭", ੨ : ੧ (209) 
5. ਵੇਲੇ ਸਮੇਂ 
`'ਅਨ ਕੈ ਕਾਮਿ ਨ ਆਵਈ ਅੰਤੇ ਅਉਸਰ 


੧ (970) 


ਮੰ 


`._ 1683 


| 





[ 


ਬਾਰੰਬਾਰ 





_ ਬਾਰ। ' - ਗਉ ੫, ਬਾਅ ੩੩ : ੪ (257) 
“ਅੰਤ ਕੀ ਬਾਰ ਨਹੀ ਕਛੁ ਤੇਰਾ।” ` ਰ੍ 
_- ਗਉ ਕਬ, ੧੧, ੧": ੨ (325) 
6. ਬਾਲ, ਬਾਲਕ 
“ਬਾਰ ਬਿਵਸਥਾਂ ਤੁਝਹਿ ਪਿਆਰੈਦੂਧ।” 


-- ਗਉ ੫, ਸੁਖ ੪, ੧ : ੫ (266) 


“ਇਹੀ ਤੇਰਾ ਅਉਸਰੁ ਇਹ ਤੇਰੀ ਬਾਰ।” 
- ਭੈਰ ਕਬ, ੯, ੫ : ੧ (1159) 
ਬਾਰਸਿ - ਬਾਰੂਵੀਂ 
“ਬਾਰਸਿ ਬਾਰਹ ਉਗਵੈ ਸੂਰ।” 
- ਗਉ ਕਬ, ਥਿਤੀ ੧੩ : ੧ (344) 
ਬਾਰਹ -- ਬਾਰਾਂ, 12 ਗਿਣਤੀ ਦੀ ਇਕ ਇਕਾਈ 
-- ਗਉ ਕਬ, ਬਿਤੀ ੧੩ : ੧ (344) 
ਬਾਰਹਾ -- ਬਾਰਾਂ 
“ਬਾਰਹਾ ਕੰਚਨੁ ਸੁਧੁ ਕਰਾਇਆ। ” 
- ਮਾਰੂ ੫, ਸੋਲਾ ੩, ੧੬ : ੧ (1074) 


- ਸਾਰ ੫, ੩,.2. : ੨. (1203) 
ਬਾਰੰਤਰਿ -- ਬਾਰ ਤੇ ਆਉਣ ਵਾਲੀ, ਦਰ ਉਤੇ _ 
“ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ 

ਪੜੀ।”” -- ਸਵ ੫, ਕਲ ੯, ੩ : ੨ (1408). 
(ਮਹਾਨਕੋਸ਼ ਅਰਥ 'ਬਾਹਰ ਤੇ ਅੰਦਰ” ਕਰਦਾ ਹੈ) 
ਬਾਰਤਾ -- ਵਾਰਤਾ 
“ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ 
_ ਕਹਤੇ । -- ਆਸਾ ਕਬ, ੧੮, ੧“ : ੨ (480) 
ਬਾਰਨੈ -- ਕੁਰਸ਼ਾਣ, ਬਲਿਹਾਰ, ਸਦਕੇ 

“ਬਾਰਨੈ. ਬਲਿਹਾਰਨੈ ਲਖ ਬਰੀਆ।” 

-- ਗਉ ੫, ੧੪੩”, ੧” : 
ਬਾਰੰਬਾਰ -- ਫਿਰ ਫਿਰ, ਮੁੜ ਮੁੜ 

“ਸਿਮਰਿ ਸਿਮਰਿ ਨਾਮੁ ਬਾਰੰਬਾਰ। ” 

-- ਗਉ ੫, ਸੁਖ ੨੪, ੨ : ੯ (295) 
ਹੋਰ ਰੂਪ -- ਬਾਰੰਬਾਰਾ - __ 
“ਕਿਆ ਸੋਚਹਿ ਬਾਰੰਬਾਰਾ।” 


੧(211) 





- ਸੋਰ ਕਬ, ੭, ੧“ 
ਬਾਰਾ -- ।. ਵਾਰ, ਦਫਾ 
“ਨਹੀ ਹੋਤ ਕਛੁ ਦੋਊ ਬਾਰਾ। ” 
_-” ਗਉਂ ੫, ਬਾਅ ੧੭ : ੩ (253) 
2. ਦੇਰੀ, ਸਮਾਂ 
“ਤਉ ਭਵਜਲ ਤੁਰਤ ਲਾਵੈ ਬਾਰਾ।” 
- ਗਉ ਕਬ, ਬਾਅ ੪0 : ੪ (342) 
3. ਦਰਵਾਜਾ, ਵੇਖੋ 'ਬਾਰ” (1) 
- ਆਸਾ ੧, ਅਸ ੧੩, ੧ : ੨ (415) 
_ ਬਾਰਿ =- ।. ਕੁਰਬਾਨ, ਬਲਿਹਾਰ, ਸਦਕੇ, ਵਾਰਨੇ 
ਅਗਾਹੂ।” -- ਮਾਝ ੫, ਬਾਰਾ ੧੧ : ੭ (135) 
. 2, ਵਾੜ ਰ੍ 
- ਗਉ ੫, ੮੫, ੧ : ੧ (180) 
3. ਮੁੜ ਮੁੜ ਕੇ 
“ਬਾਰਿ ਬਾਰਿ ਜਾਉ ਸੰਤ ਸਦਕੇ।” 
ਰ੍ -- ਗਉਂ ੫, ਬਾਅ ੨੭ : ੭ (255) 
4. ਦਰਵਾਜ਼ੇ ਤੇ 
“ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ 
ਨਾਚਿਓ ਘਰ ਘਰ ਬਾਰਿ।” 


- ਗਉਂ ਕਬ, ੫੭, ੨ : ੨ (336) 


: % (625) 


5. ਜੰਗਲ ਰ 
“ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ 
ਰਾਹੀ।” 
- ਗੂਜ ੫, ਵਾਰ ੧0, ੫, ੧ : ੧ (520) 
6 ਬਾਰ ਦਾ ਇਲਾਕਾ, ਪੰਜਾਬ ਦੇ ਇਕ ਇਲਾਕੇ 
ਦਾ ਨਾਂ 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੇ।” 
-- ਤੁਖਾ ੧, ਬਾਰਾ ੫ : ੨ (1108) 
ਬਾਰਿਕ -- ।. ਬਾਲਕ, ਬਚੇ 
“ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ।” 
- ਸਿਰੀ ੫, ੯੭, ੧: ੨ (51) 
2. ਬਚਪਣ, ਬਾਲ ਅਵਸਥਾ 
“ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ 
ਬੰਧੁ।”” -- ਗਉ ੫, ਬਾਅ ੧੯ : ੩ (254) 


1684 











ਕਰ 


ਬਾਰ 


ਹੋਰ ਰੁਪ -- ਬਾਰਿਕੁ -- 
“ਜਿਉ ਬਾਰਿਕ ਪੀ ਖੀਜੁ ਅਪਾਵੈ।” (ਬੱਚਾ) 
- ਮਾਝ ੫, ੨੧, ੨ : ੧ (100) 
ਬਾਰਿਜੁ -- (ਪਾਣੀ ਤੋਂ ਪੈਦਾ ਹੋਇਆ) ਕਮਲ 
“ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ।” 


- ਸੇਵ ੩, ੯ : ੧ (1394) 


ਬਾਰੀ -- ।. ਵਾਰ, ਦਫਾਅ 
“ਉਚਰਹੁ ਰਾਮ ਨਾਮੁ ਲਖ ਬਾਰੀ।” 
-- ਗਉਂ ੫, ੧੪੪, ੧" : ੧ (194) 
2. ਵਾੜੀ 


“ਨਾਉ ਮੇਰੀ ਖੇਤੀ ਨਾਉ ਮੇਰੀ ਬਾਰੀ।” 
- ਭੈਰ ਕਬ, ੧, ੧ : ੧ (1157) 
3. ਵਾਰੀ ਆਈ 
ਨ ਨ 
- ਰਾਗ ੧ : ੫ (1429) 
ਬਾਰੁ - ।. ਦਰਵਾਜਾ, ਵੇਖੋ ਬਾਰ (1) 
“ਪਿਰ ਕਾਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ।” 
- ਸਿਰੀ ੩, ੪੬, ੧: ੩(31) 
"ਬਿਨੁ ਗੁਰ ਸਬਦੁ ਨਹੀ ਘਰੁ ਬਾਰੁ।” (ਭਾਵ 
ਹਰੀ ਦੁਆਰਾ) 
- ਰਾਮ ੧, ਅਸ ੬, ੮ : ੩ (906) 


2. ਘਰ ਦੀ ਸਮਗਰੀ 
'ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ 
ਬਾਰੁ ਮਨਾ। '-- 


ਗਉਂ ੧, ੧੪, ੧ : ੧ (155) 
3. ਟਿਕਾਣਾ ਨ 
"ਸੋ ਢਾਢੀ ਭਾਗਨੁ ਜਿਸੁ ਸਚਾ ਦੁਆਰ ਬਾਰੁ । ” 
- ਰਾਮ ੫, ਵਾਰ, ੧੧ : ੪ (962) 
ਬਾਰੁਨੀ -- ਸ਼ਰਾਬ _ 
“ਸੁਰਸਰੀ ਸਲਲ ਕ੍ਰਿਤ ਬਾਰੂਨੀ ਰੇ ਸੰਤ ਜਨ ਕਰਤ 
ਨਹੀ ਪਾਨੰ। ”-- ਮਾਝ ਰਵਿ, ੧, ੧ : ੧ (1293) 
ਬਾਰੂ =- ਰੇਤ 
ਦਿਨ ਚਾਰਿ।” - ਸੋਰ ੯, ੮,੧: ੧(659)" 
ਬਾਰੇ -- ।. ਦਰਵਾਜ਼ੇ ਵਿਚ 
“ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜ੍ਹਾ 
ਅੰਬਨੜੇ ਬਾਰੇ ।” 
- ਵਡ ੧, ਛੰਤ ੩, ੫ : ੨ (580) 





ਹੋਰ ਗੁਪ -- _ ਬਾਰੈ -- 
0 ਰਸਨ (ਦੁਰਵਾਜਿਓ) 
- ਮਾਰੂ ਕਬ, ੩, ੯“ : ੨ (1103) 
2. ਵਾਰ ਦੇਈਏ, ਕੁਰਬਾਨ ਕਰੀਏ 
ਲੈ ਬਾਰੇ । ?-- ਧਨਾ ੫, ੪0, ੧ : ੨ (680) 
“ਲਾਲ ਰੰਗੀ ਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ 
ਕਉ ਹਮ ਬਾਰੇ । ” (ਕੁਰਬਾਨ/ਬਲਿਹਾਰ ਹਾਂ) 
- ਸੂਹੀ ੫, ੬, ੧" : ੧ (738) 
ਹੋਰ ਰੂਪ -- ਬਾਰੈ -- 
ਜਾਉ ਬਾਂਰੈ।” (ਵਾਰਨੇ, ਬਲਿਹਾਰ) 
- ਬਿਲਾ ੫, ੮੨, ੧" : ੨ (820) 
3. ਬਾਲਕ 
“ਬਾਰੇ ਬੂਢੇ ਤਰੁਨੇ ਭਦੀਆ ਸਭਹੂ ਜਮੁ ਲੈ ਜਈ 
ਹੈ ਰੇ।” -- ਬਿਲਾ ਕਬ, ੧, ੧: ੧ (855) 
4. ਬਾਰ ਵਿਚ, ਜੰਗਲ ਵਿਚ 
“ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ 
ਸਾ -- ਤੁਖਾ ੧, ਬਾਰਾ ੮ : ੪ (1108) 
._ਬਾਰੈ -- 1. ਦਰਵਾਜਿਓ, ਵੇਖੋ ਬਾਰੇ” (1) 
$, ਇਆ ਵਾਰਨੇ, ਵੇਖੋ “ਬਾਰੇ” (2) 
3. ਦੁਬਾਰਾ, ਮੁੜਕੇ 
“ਕਬੀਰ ਮਾਨਸ ਜਨਮੁ ਦੁਲੰਭੂ ਹੈ ਹੋਇ ਨ ਬਾਂਰੈ 
ਬਾਰ। `` _ -- ਸਲੋ ਕਬ, ੩0 : ੧ (1366) 
ਹੋਰ ਰੂਪ - ਬਾਰੋ -- 
“ਸੁਣਿ ਸਾਸਤ ਤੂੰ ਨ ਬੁਝਹੀ ਤਾ ਫਿਰਹਿ ਬਾਰੋ 
ਬਾਰ।”  - ਗੂਜ ੩, ੯, ੪ : ੧ (492) 
ਬਾਰੋ -- ।. ਮੁੜਕੇ, ਦੁਬਾਰਾ, ਪੁੰਨੇਹ, ਵੇਖੋ ਬਾਰੈ 
(3) 
2. ਬਾਲਕ, ਬਚਾ 
“ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ 
ਰਹਨੁ ਕਤ ਬਾਰੋ।”” 
- ਬਿਲਾ ੫, ੧੨੩, ੨ : ੧ (829) 
_ਬਾਰੋਬਾਰਾ -- ਮੁੜ ਮੁੜ ਕੇ 
“ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ 
ਆਵਤ ਬਾਰੋਬਾਰਾ।” 
-- ਸੋਰ ੫, ੯, ੧“: 














ਦੇ (611) 


1685 








ਬਾਲਕ 

ਬਾਲ -- ।. ਬਾਲਕ, ਬੱਚਾ 
“ਬਾਲ ਸਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ 
ਵਿਆਪੈ।” _-- ਸਿਰੀ ਬੇਣੀ, ੧, ੨ : ੧ (93) 


“ਨਾਨਕ ਤੁਮਰੇ ਬਾਲ ਗੁਪਾਲਾ।” (ਭਾਵ ਸੇਵਕ) 
ਰ੍ -- ਗਉ ੫, ਬਾਅ ੪੮ : ੮ (260) 
2. ਬਚਪਣ/ਬਾਲਪਣ ਦਾ 
“ਸਤਿਗੁਰੁ ਮਿਤ੍ਰ ਮੇਰਾ ਬਾਲ ਸਖਾਈ। ” 
- ਮਾਂਝ ੪, ੧, ੪ : ੧ (94) 
“ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ 
ਅਤਿ ਭਾਈ।”-- ਸੋਰ ੧, ੩, ੧” : ੨ (596) 
4. ਵਾਲਾ, ਕੇਸ _ 
“ਬੰਕੇ ਬਾਲ ਪਾਗਸਿਰਿ ਡੇਰੀ।” 
- ਸੇਰ ਚਵਿ, ੬, ੩ : ੧ (659) 
"ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ 
ਬਾਲ। ” (ਕੇਸਾਂ/ਵਾਲਾਂ ਨਾਲ). 
- ਬਿਲਾ ੫, ੪੧, ੧ : ੧ (810) 
5. ਤੱਤੀ ਹਵਾ, ਸੇਕ 
“ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ 
_ਤਾਤੀ ਬਾਲ।” 
- ਬਿਲਾ ੫, ੧0੨, ੧ : ੨.(824) 
6. ਬਲਿਹਾਰ, ਵਾਰਨੇ, ਸਦਕੇ 
“ਤਿਸ ਕਉ ਹਉ ਬਲਿ ਬਲਿ ਬਾਲ।” 
- ਨਟ ੪, ੯, ੧" : ੨ (977), 
7. ਇਸਤ੍ਰੀ, ਬਾਲਾ ਭਾਵ ਮਾਇਆ ਦਾ 
"ਪਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ 


ਭਉ ਨ ਵਿਆਪੈ ਬਾਲ ਕਾ।” 
- ਮਾਰੂ ੫, ਸੋਲਾ ੧੩, ੧ : ੩ (1084) 
ਬਾਲਹਾ -- ਪਿਆਰਾ 


ਕਰਹਲਾ। ” ` ਧਨਾ ਨਾਮ, ੩, ੧ : ੧ (693) 
ਬਾਲਕ -- ।. ਬਚਾ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ 
ਬੁਧਿ ਅਚੇਤੁ। ” (ਬਚਿਆਂ ਵਾਲੀ) 
-- ਸਿਰੀ ੧, ਪਹ ੨, ੧ : ੧ (75) 
"ਪਭ ਬਾਲਕ ਰਾਖੇ ਆਪੇ।” (ਬਚੇ ਭਾਵ ਸ੍ਰੀ 
ਹਰਿਗੋਬਿੰਦ ਜੀ ਨੂੰ) 


1686 





- ਸੋਰ ੫, 2੫, ੧ : ੨ (627) 
ਹੋਰ ਰੂਪ - ਬਾਲਕੁ -- _ 
“ਬਾਲਕੁ ਬਿਰਧਿ ਨ ਜਾਣੀਐ ਨਿਹਚਲੂ ਤਿਸੁ 


ਦਰਵਾਰੂ । `-- ਸਿਰੀ ੫, ੮੩, ੨ : ੩ (47) 
“ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ। ” 
(ਭਾਵ ਮਨ) 

-- ਬਸੰ ੪, ਅਸ ੧, ੧" : 
2. ਬਚਪਣ 

“ਬਾਲਕ ਸ਼ਿਰਧਿ ਨ ਸੁਰਤਿ ਪਰਾਨਿ। ” 

- ਆਸਾ ੧, ਅਸ ੬, ੬ : ੧(414) 
ਬਾਲਗੋਪਾਲਾ -- ਪਿਆਰੇ ਬਚੇ 
“ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ 
ਬਾਲਗੋਪਾਲਾ। ” 

-- ਵਡ ੫, ਛੰਤ ੩, ੨ : ੪ (578) 
ਬਾਲਣ -- ਈ'ਧਨ, ਸਾੜੀ ਜਾਣ ਵਾਲੀ ਲਕੜੀ 
“ਕੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ। ” 

__ - ਸਲੋ ਫਰ, ੭੨ : ੨ (1381) 
ਹੋਰ ਰੁਪ - ਬਾਲਣੁ -- 

“ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ।” 

ਰ੍‌ -- ਸਲੋ ਫਰ, ੧੧੯ : ੨ (1384) 
ਬਾਲਤਣਿ -- ਬਾਲਪਨ, ਬਚਪਨ 

“ਦਾਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ 

ਕਹਾਵੈ।” . 

`_- ਮਾਝ ੧, ਵਾਰ ੧ੋਸ, ੧, ੩ : ੧ (138) 
_ਬਾਲਪਨ -- ਬਚਪਨ 

ਤਪੁ ਨ ਕੀਓ।” 

-- ਆਸਾ ਕਬ, ੧੫, ੧ : ੧ (479) 
ਹੋਰ ਰੂਪ -- ਬਾਲਪਨੁ -- 

“ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ 

ਅਗਿਆਨਾ। ”-- ਰਾਮ ੯, ੩, ੧ : ੧ (902) 
ਬਾਲਬੁਧਿ -- ।. ਬਾਲਕਮਤ, ਨਾਦਾਨੀ, ਮਾਸੂਮੀਅਤ 
“ਪਾਇਓ ਬਾਲਬੁਧਿ ਸੁਖੁ ਰੇ।” 


੧ (1191) 


_ -- ਗਉਂ ੫, ੧੫੯", ੧" : ੧ (214) 
ਤੀ ਰ 
“ਬਾਲਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ 


ਟੇਕ।” 





- ਟੋਡੀ ੫, ੧੩, ੨ : ੨ (714) 


ਬਾਲਮੀਕਹਿ -- ਬਾਲਮੀਕ (ਇਕ ਰਿਸ਼ੀ) ਵਲ 
“ਕਾਹੇ ਨ ਬਾਲਮੀਕਹਿ ਦੇਖ।” 
- - ਕੇਦਾ ਰਵਿ, ੧, ੧" : ੧ (1124) 
ਬਾਲਮੀਕੁ -- ਇਕ ਰਿਸ਼ੀ ਜਿਸ ਦੀ ਰਚਨਾ 
“ਰਮਾਇਨ” ਬਹੁਤ ਪ੍ਰਸਿੱਧ ਹੈ 
ਪਹਿਲਾਂ ਇਕ ਡਾਕੂ ਅਥਵਾ ਧਾੜ 
ਵੀ ਰਾਹ ਮਾਰ ਸੀ। 
ਪਇਆ।”  -- ਮਾਰੂ ੪, ੨, ੧” : ੨ (995) 
ਹੋਰ ਰੂਪ -- ਬਾਲਮੀਕੈ -- 
“ਬਾਲਮੀਕੈ ਹੋਆ ਸਾਧਸੰਗੁ।” (ਬਾਲਮੀਕ ਨੂੰ) 
_ - ਬਸ ੫, ਅਸ੧,੧:੨੩(1192) 
ਬਾਲੜੀਏ -- ।. ਕੰਨਿਆ/ਬਾਲੜੀ ਨੇ ਰ 
“ਵਰੂ ਪਾਇਅੜਾ ਬਾਲੜੀਏ ਆਸਾ ਮਨਸਾ.ਪੂਰੀ 
ਰਾਮ।” _-- ਸੂਹੀ ੧, ਛੰਤ ੩, ੩ : ੧ (765) 
2. ਹੇ ਬਾਲੜੀ (ਇਆਣੀ) ਇਸਤ੍ਰੀਦੇ __ 
“ਸਤਿ ਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ 
ਪਾਵਹਿ ਸੋਈ ਰਾਮ।” 
- ਸੂਹੀ ਡ, ਛੰਤ ੪, ੨ : ੧ (770) 
ਬਾਲਾ -- 1. ਜਵਾਨ, ਜਰ ਰਹਿਤ 
“ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ।” 
- ਮਾਂਝ ੫, ਅਸ ੨੮, ੨ : ੨ (126) 
“ਸਰਬ ਨਿਰੰਤਰਿ ਪ੍ਰੀਤਮੁ ਬਾਲਾ। ” 
- ਗਉ ੧, ਅਸ ੫, ੪ : ੨ (223) 
2. ਜਵਾਨ ਇਸਤ੍ਰੀ 
“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ 
ਨਾਹੀ ਰੁਚ ਚਸੂਆ।” (ਭਾਵ ਮਾਇਆ) 
- ਰਉ੫, ਤਦ ਪਤ ੨ (206). 


-- ਸੋਰ ੫, ੧੭, ੩ : ੨ (613) 

“ਨਾ ਇਹੁ ਬੂਢਾ ਨਾ ਇਹੁ ਬਾਲਾ।” (ਬਾਲਕ) 

- - ਗੋਂਡ ੫, ੨੧, ੧ : ੧ (868) 

4. ਵਾਲਾ ਰ੍ 

ਰਿ ਰਾਵੇ 
ਰੰਗਿ ਰਾਤੀ।” 





ਬਾਲਿਆ 1687. ਰ ਬਾਵਰ 
ਰ ਰ - ਧਨਾਂ ੧, ਛੰਤ ੩, ੫ : ੪ (689) ਬਾਲੀਐ -- ਜਗਾਈਏ, ਪ੍ਰਜਵਲਤ ਕਰੀਏ _ 


. ਬਾਲ ਅਵਸਥਾ ਵਾਲਾ __ “ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ 
ਰੀ | _ਅਰਿਆਨੁ ਤਜਾਇ।” ਰ 
- ਆਸਾ ੫, ੩੩, ੧" : 2 (378) ` ਸਿਰੀ ੩, ੬੪, ੨ : ੪ (39) 


“ਥਰਹਰ ਕੰਪੈ ਬਾਲਾ ਜੀਉ।” (ਅੰਵਾਣਾ ਦਿਲ) | ਬਾਲੂ -- ਬੱਚਾ 
- ਸੂਹੀ ਕਬ, ੨, ੧ : ੧ (792)। “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ।” 


(ਮਹਾਨ ਕੋਸ਼ ਇਸ ਦੇ ਅਰਥ ਜੁਆਨ ਇਸਤ੍ਰੀ” -- ਗੋਂਡ ਕਬ, ੯, ੩ : ੧ (873) 
ਕਰਦਾ ਹੈ) ਬਾਲ -- ਰੇਤ ਰ 
6. ਬਾਲਕ ਵਿਦਿਆਰਥੀ ਭਾਵ ਜਗਿਆਸੂ “ਗਿਹ ਬਾਲ ਨੀਰਿ ਬਹਾਵਨੇ।” 
“ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ __ - ਗਉ ੫, ੧੪੨", ੩ : ੨ (211) 
ਬਿਧਿ ਪੁਕਾਰਾ। - ਸਸ੫, % : ੧(1355) | ਬਾਲੇ =- ।. ਬੱਚੇ ਨੂੰ 
ਬਾਲਿਆ -- ਜਗਾਇਆਂ, ਪ੍ਰਜਵਲਤ ਕੀਤਾ “ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ 


“ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ।” । ` ਜੈਸੇ ਬਾਲੇ।” -- ਧਨਾ ੫. ੩੨. ੨ : ੧ (679) 
-- ਮਲਾ ੧, ਵਾਰ ੧੪ : ੪ (1284) 2. ਜਗਾਵੇ 


ਬਾਲਿਕ - ਬਚੇ “ਐਸਾ ਦੀਵਾ ਬਾਲੇ ਕੋਇ।” 
` ਪਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ -- ਰਾਮ ੧, ੭,੪:੫(876) 
ਧਾਰਿ।” _ - ਆਸਾ ੫. ੩੭, ੧" : ੧ (379) | ੧. ਬਾਲਕੇ, ਲੜਕੇ ਰ੍ 
ਹੋਰ ਰੁਪ -- ਬਾਲਿਕੁ -- “ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ 
“ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ।” ਕਹ ਜਾਹੋ।”-- ਰਾਮ ੧, ਸਿਗੋ ੨ : ੩ (938) 
-- ਬਿਲਾ ੫, ੮੬, ੧ : ੧ (821) ਦਰਾਨ -- ਲੜਕੇ ਨਾਲ 
ਬਾਲੀ -- ਜੁਆਨ ਇਸਤ੍ਰੀ ਪਮਾਇ ਨਿਰਾਸੀ ਰੋਇ ਵਿਵੁੰਨੀ ਬਾਲੀ ਬਾਲੈਹੇਤੇ।” 
“ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ - ਸੂਹੀ ੧, ਛੰਤ ੧, ੩ : ੫ (763) 
ਰਾਜੇ।” ਬਾਵਨ -- ।. ਬਵੰਜਾ, ਗਿਣਤੀ ਦੀ ਇਕ ਇਕਾਈ 
(ਮਹਾਨ ਕੋਸ਼ ਇਥੇ ਅਰਥ ਵਾਲੀ ਕਰਦੇ ਹਨ) “ਬਾਵਨ ਅਫ਼ਰ ਲੋਕ ਤੈ ਸਭੁ ਕਛੁ ਇਨ ਹੀ ਮਾਹਿ।” 
- ਆਸਾ ੪, ਛੰਤ ੧੬, ੨ : ੧ (449) ` ਭਉ ਕਬ, ਬਾਅ ੧ : ੧ (340) 
“ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ 2. ਬਉਣਾ 
ਭਾਵੈ।” -- ਤਿਲੰ.੧, ੪, ੨ : ੧ (722) “ਬਾਵਨ ਰੁਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ 
2. ਬਾਲ ਅਵਸਥਾ ਵਾਲੀ ਹੈ ਚੰਗਾ।”-- ਮਾਰੁ ੫, ੧੧, ੩ : ੩ (1082) 
“ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ 3. ਚਿਟਾਂ ਚੰਦਨ ਜੋ ਸੁਗੰਧੀ ਵਾਲਾ ਹੁੰਦਾ ਹੈ 
___ ਕਰਮ ਬਿਧਾਤਾ।” “ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ 
-- ਵੱਡ ੩, ਛੰਤ ੧, ੨ : ੪ (568) ਲਾਗਿਲਾ। ”-- ਪ੍ਰਭਾ ਨਾਮ, ੨, ੨ : ੧ (1351) 
“ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ | _ “ਨ੍ਹ ਸੀਤਲੰ ਚੰਦ ਦੇਵਹ ਨਹ ਸੀਤਲੰ ਬਾਵਨ 
ਮਿਲਾਈ ਰਾਮ।” ਚੰਦਨਹ।” (ਚਿੱਟਾ) 
-- ਸੂਹੀ ੩, ਛੰਤ ੪, ੪ : ੧ (770) -- ਸਸ ੫, ੩੯ : ੧ (1357) 
3. ਲੜਕੀ ਬਾਵਰ -- ਬਾਉਲਾ, ਝੱਲਾ, ਕਮਲਾ ਰ 


“ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ। ” “ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ 
-- ਸੂਹੀ ੧, ਛੰਤ ੧, ੩ : ੫ (763)।. ਹਰਿਆਇਓ ਪਸੂਆ।” 











ਬਾਵਲ 1688 ਬਿਉਹਾਰ 
- ਗੋਉ ੫, ੧੨੭”, ੧" : ੨ (206) - ਬਸੰ ਰਵਿ, ੧, ੧" : ੧ (1196) 
“ਬਾਵਰ ਸੋਇ ਰਹੇ।” (ਝਲੇ ਲੋਕ) ਬਾਵਲੇ -- 
ਰ - ਆਸਾ ੫, ੧੪੨, ੧” : ੧ (406) “ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ 
ਹੋਰ ਰੂਪ -- ਬਾਵਰਾ -- ਪਾਇ।”” (ਬੇਸਮਝ ਬੋਰੇ) 
“ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ _ - ਆਸਾਂ ੩, ਅਸ ੩੭, ੧“ : ੧ (430) 
_ਕਾਨ। ” (ਝੱਲਾ) ਬਾਂਵਾਂਗਿ - ਖੱਬੇ ਪਾਸੇ 
- ਸਲੋ ਕਬ, ੧੯੩ : ੧ (1374) | “ਰਿਧਿ ਬਸੈ ਬਾਂਵਾਂਗਿ ਜੁਤੀਨਿ ਲੋਕਾਂਤਰ ਮੋਹੈ।” 
ਬਾਵਰਿਆ -- - ਸਵ ੩, ੯ : ੨ (1394) 
“ਕਹਿ ਕਬੀਰ ਨਰ ਤਿਸਹਿ ਧਿਆਵਹੁ | ਬਾਵੇ -- ਪੱ ਰ੍ 


ਬਾਵਰਿਆ ਸੰਸਾਰਾ।” (ਝਲਿਆ) 
-- ਆਸਾ ਕਬ, ੩੭, ੪ : ੨ (485) 
ਬਾਵਰੀ -- 
“ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ।” 
(ਝੱਲੀ) _-- ਰਾਮ ੧, ਓਅੰ ੧੨ : ੨ (931) 
ਬਾਵਰੁ -- 
“ਤਬ ਇਹੁ ਬਾਵਰੁ ਫਿਰਤ ਬਿਗਾਨਾ।” (ਝਲਾ, 
ਬਉਲਾ, ਬੇਸਮਝ) 
- ਗਉ ੫, ਅਸ੧,੧: ੨ (235) 
ਬਾਵਰੇ -- 
“ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ 
ਲਾਗੁ। (ਝੱਲੇ/ਕਮਲੇ, ਘਟ ਸਮਝ ਵਾਲਾ, 
_ਬੇਸਮਝ)-- ਸਿਰੀ ੧, ਅਸ ੮, ੧ : ੧ (57) 
ਬਾਵਰੋ -- 
“ਮਦਿ ਮਾਦਿਆ ਕੈ ਭਇਓ ਬਾਵਰੋ ਹਰਿ ਜਸੁ 
ਨਹਿ ਉਚਰੈ।” (ਪਾਗਲ) 
- ਦੇਵ ੯, ੧, ੧ : ੧ (536) 
ਬਾਵਲ -- ਝੱਲਾ, ਕਮਲਾ 
"ਹਉ ਬਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ 
ਹਰਿ ਢੋਲੀਐ।” -- ਦੇਵ ੪, ੩, ੧: ੧ (527) 
ਹੋਰ ਰੂਪ -- ਬਾਵਲਾ -- 
“ਜਾ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ 
ਸਾਰਖਾ ਗਿਆਨੁ ਭਾਖੀਲੇ।” (ਝੱਲਾ ਜਿਹਾ) 


` ਮੈਲਾ ਨਾਮ, ੧, : ਦ (1292) 


ਬਾਵਲਿ -- ਰ 
“ਬਾਵਲਿ ਹੋਈ ਸੋ ਸਹੁ ਲੋਰਉ। ” (ਝੱਲੀ) 
_- ਸੂਹੀ ਫਰ, ੧, ੧ : ੨ (794) 
ਬਾਵਲੀ -- 
“ਤੂ ਕਾਇ ਗਰਬਹਿ ਬਾਵਲੀ। ” (ਹੇ ਝਲੀ ਏ) 








ਕਰਿ ਰਹੀਐ। ”-- ਗਉ ਕਬ, ੫੧, ੪ : ੧ (334) 
ਬਾਵੈ -- ਟੇਢਾ, ਉਲਟਾ 
“ਬਾਵੈ ਮਾਰਗੁ ਟੇਢਾ ਚਰਨਾ।” (ਕੁਮਾਰਗ ਵਿਚ) 

- ਗਉਂ ੫, ੯੮, ੩ : ੧(185) 
ਬਾੜੀ -- ਵਾੜੀ, ਬਗੀਚਾ 

"ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ 

ਕਰੀਆ। ” _- ਰਾਮ ਕਬ, ੬, ੧ : ੨ (970) 


। ਬਿਉਹਾਰ -- 1. ਕੰਮ ਕਾਜ, ਕਰਮ 


"ਆਚਾਰ ਥਿਉਹਾਰ ਬਿਆਪਤ ਇਹ ਜਾਤਿ। ” 
- ਗਉ ੫, ੮੮, ੪ : ੩ (182) 
“ਹੁਕਮੇ ਊਚ ਨੀਚ ਬਿਉਹਾਰ।” (ਵਰਤਾਰਾ, 
ਵਤੀਰਾ) _-- ਗਉ ੫, ਸੁਖ ੧੧, ੧ : ੭ (277) 
“ਪੁਤ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ 
ਬਿਹਾਵਏ।” (ਕੰਮ ਕਾਜ, ਧੰਧੇ) 
- ਜੈਤ ੫, ਛੰਤ ੩, ੧ : ੪ (704) 
_2. ਲੈਣ ਦੇਣ, ਬਿਹਾਰ 
“ਕਰਿ ਮਨ ਮੇਰੇ ਸਤਿ ਬਿਉਹਾਰ।” 
- ਗਉ ੫. ਸੁਖ ੧੪, ੨ : ੨ (28) 
ਹੋਰ ਰੂਪ - ਬਿਉਹਾਰਾ -- 
“ਲੋਚਾ ਸਮਸਰਿ ਇਹੁ ਬਿਉਹਾਰਾ। ” (ਵਿਹਾਰ) 
- ਗਉ ਕਬ, ੧੮, ੩ : ੩ (327) 
ਬਿਉਹਾਰਿ -- ਰ੍ 
“ਸਾਂਤਿ ਸੂਖ ਨ ਸਹਜ ਉਪਜੈ . ਇਹੈ ਇਸੁ 
ਬਿਉਹਾਰਿ।” 
- ਸਾਰ ੫, ੧0੭, ੧ : ੧ (1225) 
3. ਧੰਧਾ, ਉਪਜੀਵਕਾ ਦਾ ਸਾਧਨ 


ਬਿਉਹਾਰੀ 


1689 


ਰਿ ਨ < 











-- ਗਉ ਕਬ, ਬਾਅ ੪੫ : ੫ (343) 
ਬਿਉਹਾਰੀ -- ।. ਵਿਹਾਰ ਕਰਨ ਵਾਲਾ 
“ਨਾਮ ਰਤਨ ਕੋ ਕੋ ਬਿਉਹਾਰੀ। ” 
-- ਗਉਂ ੫. ੮੫, ੧”: ੧ (1੧1) 
“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ 
ਬਿਉਹਾਰੀ। (ਸੌਦੇ ਬਾਜ਼) 
- ਗੂਜ ੫. ੨, ੧ : ੨ (495) 
ਰਾਮ।” -- ਬਿਹਾ ੫, ਛੰਤ ੯, ੧ : ੨ (547) 
2. ਕਰਮ ਕਰਨ ਵਾਲਾ 
“ਜਿਹ ਪ੍ਰਸਾਦਿ ਤੂੰ ਆਚਾਰ ਬਿਉਹਾਰੀ। ” 
-- ਗਉ ੫. ਸੁਖ ੬, ੫ : ੩ (270) 
“ਕਈ ਕੋਟਿ ਆਚਾਰ ਬਿਉਹਾਰੀ।” (ਭਾਵ ਕਰਮ 
ਤੇ ਸੂਖ ੧0, ੧ : ੨ (275) 
ਬਿਉਹਾਰੁ - ।. ਵਿਹਾਰ, ਵਣਜ 
(੭4੦ 000 
-- ਗਉ ੫, ੧੧੮. ੧ : ੨ (169) 
ਹੋਰ ਰੂਪ -- ਬਿਉਹਾਰੋ -- 
“ਰਾਮ ਨਾਮ ਸਿਉ ਕਰਿ ਬਿਉਹਾਰੋ। ” 
-- ਗਉ ੫, ਬਾਅੰ ੨੫ : ੨ (255) 
2. ਕਰਮ, ਕੰਮ 
“ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਚੇ 
ਮਾਯਾ ਇਹੁ ਬਿਉਹਾਰੁ । ” 
-- ਗਉ ਕਬ, ੫੭, ੩ : ੧ (336) 
3. ਵਰਤਾਰਾ ੍ 
“ਇਹ ਬਿਧਿ ਕੋ ਬਿਉਹਾਰ ਬਨਿਓ ਹੈ ਜਾ ਸਿਉ 
ਨੇਹੁ ਲਗਾਇਓ। ” 
-- ਸੋਰ ੯, ੧੨, ੩ : ੧ (634) 
4. ਕੰਮ ਕਾਜ, ਕਾਰ ਵਿਹਾਰ 
“ਜੀਵਤ ਲਉ ਬਿਉਹਾਰ ਹੈ ਜਗ ਕਉ ਤੁਮ 
ਜਾਨਉ। ” - ਤਿਲੰ ੯, ੨, ੨ : ੧ (727) 
5. ਲੈਣ ਦੇਣ 
“ਕਲਿ ਕਲੇਸ ਨ ਕਛੂ `ਕਿਆਪੈ ਸੰਤਸੰਗਿ 
__ਬਿਉਹਾਰੁ । ” 
ਰ੍ -- ਕੇਦਾ ੫, ੧੨, ੧” 
ਬਿਓਗ -- ਵਿਛੋੜਾ (ਦਾ ਦੁਖ) 
“ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ 


: ੨ (1121) 








ਬਿਓਗ। ” _ -- ਮਾਝ ੫. ਬਾਰਾ ੯ : ੭ (135) 
ਹੋਰ ਰੂਪ -- ਬਿਓਗੰਂ -- 
“ਰੋਗ ਸੋਗ ਬਿਓਗੰ ਨਾਨਕ ਸੁਖ ਨ ਸੁਪਨਹ। ” 
-- ਗਾਥਾ ੫, ੨੪ : ੨ (1361) 
ਬਿਓਗਨੀ -- ਵਿਯੋਗ, ਵਿਛੋੜੇ ਕਾਰਨ ਉਪਜਿਆ 
ਦੁੱਖ 
_ਸਗਲ ਬਿਓਗਨੀ। ”” 


- ਰਾਮ ੫, ੩, ੧ : ੨ (883) 


ਬਿਓਗਿ -- ਵਿਛੋੜੇ ਵਿਚ 
_ “ਹਰਿ ਕੇ ਬਿਓਗਿ ਕੈਸੇ ਜੀਅਉ ਮੇਰੀ ਮਾਈ।” 
- ਗਉ ਕਬ, ੩੯, ੧“ : ੨ (331) 
ਬਿਓਗੀ -- ।. ਵਿਛੋੜੇ, ਵਿਯੋਗ ਨਾਲ/ਸਦਕਾ 
“ਮਰਤ ਨ ਸੋਗ ਬਿਓਗੀ।” 
-- ਗਉ ਕਬ, ੫੩, ੧" : ੨ (334) 
(ਮਹਾਨਕੋਸ਼ ਇਸਦੇ ਅਰਥ ਵਿਛੋੜੇ ਨਾਲ ਕਰਦਾ . 
ਹੈ) 
2. ਬਿਰਹੀ 


“ਰਾਮ ਬਿਉਗੀ ਨਾ ਜੀਐ ਜੀਐ ਤ ਬਉਰਾ 

ਹੋਇ।” _ -- ਸਲੋ ਕਬ, ੭੬ : ੨ (1368) 
ਬਿਓਗੁ - ਵਿਚੋੜਾ 

“ਹਰਿ ਨਾਮੁ ਜਪਤ ਕਛੁ ਨਹਿ ਬਿਓਂਗਿ।” (ਵਿਛੋੜੇ 
ਦਾ ਦੁਖ/ਉਦਾਸੀ) 
ਰ੍ -- ਗਉ ੫, ਸੁਖ ੨, ੬ : ੮ (265) 
ਬਿਅੰਤ -- ਦਾ ਅੰਤ ਨਾ ਹੋਵੇ, ਬੇਬਹਾ, ਅਣਗਿਣਤ 
ਬੇਅੰਤਾ।” -- ਆਸਾ ੪, ਸੋਪੁ ੧,੪:੧(11) 
“ਗੁਣ ਬਿਅੰਤ ਕੀਮਤਿ ਨਹੀ ਪਾਇ। ” 

-- ਗਉ ੫. ਸੁਖ ੧੮, ੪ : ੯ (287) 
ਹੋਰ ਰੁਪ - ਬਿਅੰਤੁ -- 

"ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ 
ਤੇਰਾ ਆਕਾਰੁ।” 

-- ਆਸਾ ੫, ੩੭, ੧ : ੧ (379) 
ਬਿਅੰਨ - ।. ਹੋਰਾਂ, ਦੂਸਰਿਆ ਰ੍ 
“ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ।” 

-- ਜੈਤ ੫, ਵਾਰ ੪ਸ, ੫, ੨ : ੧ (706) 
ਹੋਰ ਰੂਪ - ਬਿਅੰਨਿ -- 


_ ਬਿਅਫਤਮ 1690 ਰ ਬਿਆਪਸਿ 
“ਨਾਨਕ ਸੇਂ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਤਿਕਾਲਕਰੈ।”” -- ਭੈਰ ੧, ੮, ੨ : ੧(1127) 





ਮਾ ਪਿਰੀ।” (ਹੋਰ ਹਨ) 

- ਵਡ ੫, ਛੰਤ ੨, ੨ਸ : ੨ (577) 
ਬਿਅਫਤਮ -- (ਫਾ. ਬੇਯਫਤਮ) ਡਿਗਪਿਆ 
_ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ 

ਤਕਬੀਰ।”  -- ਤਿਲੰ ੧, ੧, ੨ : ੨ (721) 
ਬਿਆ -- ਹੋਰ ਦੁਜਾ 
ਨਰਮ 
- ਸਿਰੀ ੩, ੩੧, ੩ : ੨ (25) 


ਰ - ਆਸਾ-ਕਬ, ੨੨, ੨ : ੧ (48।) 
ਬਿਆਸ -- ਇਕੀ ਰਿਸ਼ੀ, ਵੇਦਾ ਦਾ ਵਿਆਖਿਆ- 
[ਤਤ ਰ 
ਗੋਬਿੰਦ।” -- ਗਉ ੫ ਥਿਤੀ ੬ : ੩ (298) 
“ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ 
_ਕੀ ਨਾਮਨਾ ਸਪਤ ਦੀਪਾ (ਬਿਆਸ ਰਿਖੀ ਦੀਆਂ 
ਲਿਖਤਾਂ) _ -- ਮਲਾ ਰਵਿ, ੨, ੧ : ੨ (1293) 
ਹੋਰ ਰੂਪ - ਬਿਆਸਾ -- 
“ਬ੍ਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ 
ਪੂਜ ਕਰਾਵੈਗੋ।” 
- ਕਾਨ ੪, ਅਸ ੨, ੬ : ੧ (1309) 
ਬਿਆਸਿ -- ਰ 
_ “ਰਾਜਾ ਜਨਮੇਜਾ ਦੇ ਮਤ) ਬਰਜਿ ਬਿਆਸਿ 
ਪੜ੍ਹਾਇਆ।” (ਬਿਆਸ ਨੂੰ) 
- ਪਭ ੧, ਅਸ ੪, ੪ : ੧ (1344) 
ਬਿਆਸੁ - _ 
“ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ।” 
ਰ੍ - ਸਿਰੀ ੧, ਅਸ ੭, ੬ : ੧ (57) 
ਬਿਆਹਿ -- ਵਿਆਹ ਕੇ ਰ 
“ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ 
ਭਗਵਾਨਾ। ”-- ਆਸਾ ਕਬ, ੨੪, ੩ : ੨ (482) 


ਬਿਆਕਰਣ -- ਜਿਸ ਤੋਂ ਸ਼ਬਦਾਂ ਦੇ ਅਰਥ ਤੇ 


ਉਨ੍ਹਾਂ ਦਾ ਸ਼ੁਧ ਸਰੂਪ ਜਾਣਿਆ _ 


_ਜਾਵੇ। 
“ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ 





ਮੂਲੁ ਬਿਆਧੀ ਸ਼ਿਆਪਸਿ ਲੋਭਾ। ” 





-- ਆਸਾ ਕਬ, ੫, ੨: ੧ (476) 


ਬਿਆਜੁ -- ਸੁਦ, ਵਿਆਜ 
ਨਵਾ ਸਰਪ ਰ 
- ਬਸੰ ਕਬ, ੬, ੧” : ੨ (1195) 

ਬਿਆਧਿ -- ।. ਬਿਮਾਰੀ 


'ਗਈ ਬਿਆਧਿ ਉਬਰੇ ਜਨ ਮੀਤ। ” 

ਰ੍ -- ਗਉ ੫, ੧੭੧, ੩ : ੨ (200) 
“ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ 
ਬਾਸ। ” (ਰੋਗਾਂ ਦਾ) 

- ਗਉ ੫, ਬਾਅ ੪ਪਸ : ੧ (259) 

“ਸਗਲ ਬਿਆਧਿ ਮਨ ਤੇ ਥੈ ਨਸੇ।” 
ਰ੍ - ਗਉ ੫. ਸੁਖ ੧੮, ੭ : ੬ (287) 
(ਮਹਾਨਕੋਸ਼ ਅਰਥ ਸੰਤਾਪ ਦੁਖ ਕਰਦਾ ਹੈ) 
'ਆਧਿ ਬਿਆਧਿ ਉਪਾਧਿ ਰਸ ਕਬਹੂ ਤੂਟੈ ਤਾਪ।” 
(ਸਰੀਰ ਦੇ ਰੋਗ, ਤਪ ਫੋੜਾ ਆਦਿ। 

ਰ ` ਨਵ ੫, ਥਿੱਤੀ ੩ : ੫ (297) ਚ 
2. ਸ਼ਿਕਾਰੀ ਇੱ 
“ਤਾਰੀਲੇ ਗਨਿਕਾ ਬਿਨੁ ਰੂਪ ਕੁਸ਼ਿਜਾ ਬਿਆਧਿ 

___ ਅਜਾਮਲੁ ਤਾਰੀਅਲੇ। ।” 
- ਗਉ ਨਾਮ, ੧. ੧ : ੧ (345) 
3. ਨੁਕਸ, ਘਾਟ ਰ੍ ਰ੍ 
ਲਗਾਈ। ”-- ਆਸਾ ਕਬ, ੧੬. ੨ : ੨ (479) 
(ਮਹਾਨਕੌਸ਼ ਅਰਥ ਕਲੰਕ ਕਰਦਾ ਹੈ) ___ 
ਬਿਆਧੀ -- ਰੋਗਾਂ ਦੀ ___ - ਰ 
“ਮਹਾ ਬਜਰ ਬਿਖ ਬਿਆਧੀ ਸਿਰ ਉਠਾਈ ਪੋਟ।” ਰ 
- ਸਾਰ ੫, ੧0੪, ੧ : ੧ (1224) 
(ਦੁਖਾਂ ਦਾ) 
-- ਗਉਂ ੫, ੮੮, ੧ : ੪ (182) 
ਬਿਆਪਈ -- ਲਗੇਗਾ ਰ 
“ਕਾਰਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ।” 
- ਗਉ ੫, ਬਾਅ ੨੫ਸ : ੨'(255) 


ਬਿਆਪਸਿ -- ਲਗਦੀ ਹੈ, ਪ੍ਭਾਵਿਤ ਕਰਦੀ ਹੈ 


169] ਬਿਆਪਿਕ 


ਬਿਆਪਾਰੀ -- (ਸੰ. ਗਧਕਿਜ੍) ਵਪਾਰ ਕਰਨ 

ਰਾ 
'ਤੱਕਐਪਾਰੀ'ਸਲਧਾ ਜਿ 'ਇਿਚਤਾ। ` 

- ਗਉ ੫, ਬਾਅ ੨੪ : ੬ (255) 

ਰਜ 1. ਜਰ ਐਸੇ 

“ਨਿਜ ਘਰਿ ਬਿਆਧਿ ਰਹਿਆ ਨਿਜਠਾਈ। ” 


ਬਿਆਪਹਿ 


“ਮੂਲੁ ਬਿਆਧੀ ਬਿਆਪਸਿ ਲੋਭਾ।” 
- ਗਉ ੫, ੮੮,੧:8੪ (182) 

ਬਿਆਪਹਿ -- ਲਗਦੀ 
- ਗਉ ੫, ਬਾਅ ੪ : ੫ (251) 


ਬਿਆਪਕ -- ਫੈਲਿਆ ਹੋਇਆ, ਭਰਪੂਰ 





“ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ 
ਸੋਈ।” _-- ਆਸਾ ਨਾਮ, ੧, ੧ : ੧ (485) 


ਬਿਆਪਣਹ -- ਲਗਦਾ, ਮੋਂਹਦਾ 





ਬਿਆਪਾਰੀ -- (ਸੰ.) ਵਪਾਰ ਕਰਨ ਵਾਲਾ 


“ਬਿਆਪਾਰੀ ਬਸੁਧਾ ਜਿਉ ਫਿਰਤਾ। ” 
-- ਗਉਂ ੫, ਬਾਅ ੨੪ : ੬ (255 


“ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ | ਬਿਆਪਿ -- ।. ਵਿਚਰ, ਪਸਰ 


ਨਹ ਬਿਆਪਣਹ। -- ਗਾਥਾ ੫, ੯ : ੨ (1360) 
ਬਿਆਪਤ -- ।. ਲਗਦੀ ਹੈ, ਪ੍ਰਭਾਵਤ ਕਰਦੀ ਹੈ, 
ਅਸਰ ਪਾਉਂਦੀ ਹੈ 
“ਬਿਆਪਤ ਹਰਖ ਸੋਗ ਬਿਸਥਾਰ। ” 
-- ਗਉ ੫, ੮੮,੧:੧(181) 


“ਸੰਸੇ ਭਰਮੁ ਨਹੀ ਕਛੁ ਬਿਆਪਤ। ” (ਲਗਦੇ 


ਭਾਵ ਪੈਂਦੇ) _-- ਗਉ ੫, ਬਾਅ ੩ : ੫ (250) 
“ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ 
ਨ. ਸੀਤ।” (ਲਗਣਾ, ਪੌਹਣਾ) 
-- ਮਾਰੂ ੫, ੨੬, ੧ : ਦ (1006) 
` 2. ਵਿਆਪਕ, ਵਿਦਮਾਨ, ਪਸਰਿਆ/ਫੈਲਿਆ 
ਹੋਇਆ 
ਰਾਮ।”- ਮਨ ਥਿਤੀ ੧੪ਸ : ੧ (299) 
3. ਹਾਵੀ ਹੋਣਾ, ਦਬਾਉਣਾ 
“ਮਨਹਿ ਬਿਆਪਤ ਅਨਿਕ ਤਰੰਗਾ।” 
- ਸੂਹੀ ੫. ਅਸ ੧, ੧ : ੨ (759) 
“ਭੂਮਤ ਬਿਆਪਤ ਜਰੇ ਕਿਵਾਰਾ।” 
- ਸੂਹੀ ੫, ਅਸ ੧, ੪ : ੧ (759) 
(ਮਹਾਨਕੋਸ਼ ਅਰਥ ਬਦਕਿਸਮਤੀ ਅਭਾਗਤਾ 
ਕਰਦਾ ਹੈ) 
ਹੋਰ ਰੂਪ - ਬਿਆਪਤੰ -- 
ਜਲਮਰਰਿਲ < ਕੂੰਜ ੧੯੪; ਖਤ ਬਰਨ 
ਬਿਆਪਤੇ -- ` 
“ਤਤੁ ਗਤੇ ਸੰਸਾਰਹ ਨਾਨਕ ਸੋਗ ਹਰਖੰ 
ਬਿਆਪਤੇ। ?-- ਸਸ ੫, ੪੧ : ੨ (1357). 


“ਨਿਜ ਘਰਿ ਬਿਆਪਿ ਰਹਿਆ ਨਿਜਠਾਈ। ” 
-- ਗਊ ਖੋ, ਅਸ ੨, 2 : ਤੇ (221) 
2. ਲਗੀ/ਪੰਬੜੀ ਹੋਈ 
“ਬਲਵੰਤਿ ਬਿਆਪਿ ਰਹੀ ਸਭ ਮਹੀ। ” 
- ਗੂਜ ੫, ੧੪, ੧” : ੧ (498) 
“ਤਰਣ ਤਾਰਣੇ ਹਰਿ ਨਿਧਿ ਦੂਖੁ ਨ ਸਕੈ. 
ਬਿਆਪਿ।” (ਲਗ ਸਕਦਾਂ) . 
- ਧਨਾਂ ੫, ੨੦, ੧ : ੨ (675) 
ਬਿਆਪਿਓ -- ।. ਫਸਿਆ ਪਿਆ 
“ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ 
_ ਉਬਰਿਓ ਜਿਸੁ ਗੁਰੁ ਪੂਰਾ। ” 
-- ਆਸਾ ੫, ੧੨੭, ੪ : ੧ (403) 
ਤਾਰਿ।”” _-- ਸਾਰ ੫, ੧੦੭, ੨ : ੧ (1225) 
2. ਚੰਬੜਿਆ ਹੋਇਆ, ਲਗਾ ਹੋਇਆ _ 
“ਕਾਮਿ ਕ੍ਰੋਧਿ ਲੋਭਿ ਬਿਆਪਿਓਂ ਜਨਮਹੀ ਕੀ_ 


ਖਾਨਿ।”? -- ਕਾਨ ੫, ੩੧, ੨ : ੧ (1304) 
ਬਿਆਪਿਆ -= ।. ਰੁਚਿਤ, ਖਚਿਤ, ਲਗਾ 
ਹੋਇਆ, ਰੁਝਾ ਹੋਇਆ 

ਪਾਇ।” -- ਸਿਰੀ ੫, ੯੧, ੨ : ੩. (50)' 


“ਬਿਖਿਆ ਬਿਆਪਿਆ ਸਗਲ ਸੰਸਾਰੁ। ” 
-- ਗਉ ਕਬ, ੨੪, ੧ : ੧ (325) 
2. ਫਸਿਆ ਹੋਇਆ 
“ਮਾਇਆ ਮੋਹਿ ਬਿਆਪਿਆ ਥੋਹਿ।” 
, <= ਗਮ ੫. ਖੜੇ, 


ਬਿਆਪਿਕ -- ਵਿਦਮਾਨ, ਸਥਿਤ 


੧ (899) 


ਬਿਆਪਿਤ 


1692 


ਬਿਸਟਾ 





"ਸਰਬ ਬਿਆਪਿਕ ਅੰਤਰ ਹਰੀ।” 
- ਮਲਾ ਨਾਮ, ੧, ੫ : ੩ (1292) 
ਬਿਆਪਿਤ -- ।. ਵਿਦਮਾਨ, ਸਥਿਤ, ਵਿਆਪਕ 
"ਸਰਬ ਬਿਆਪਿਤ ਪੂਰਨ ਧਨੀ।” 
-- ਗਉਂ ੫, ੯੦, ੨ : ੩ (182) 
2. ਫਸਿਆ ਹੋਇਆ 
“ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ 
ਜਨਮਿ ਮਰੈ ਬਿਲਲਾਤੀ।” 
- ਸੋਰ ੫, ੬, ੨ : ੨ (610) 
ਹੋਰ ਰੂਪ - ਬਿਆਪਿਤੰ -- . 
ਰ ਬਿਆਪਿਤੰ। ”-- ਸਸ ੫. ੪੨ : ੨ (1357) 
ਬਿਆਪੀ -- ।. ਵਿਆਪਕ, ਵਿਦਮਾਨ 
"ਸਰਬ ਬਿਆਪੀ ਰਾਮ ਸੰਗਿ ਰਚਨ।” 
-__ `- ਗਉਂ ੫, ਸੁਖ ੨੩, ੪ : ੪ (294) 
2. ਚੰਬੜ ਜਾਏ, ਪਿਛੇ ਪੈ ਜਾਏ 
“ਮਨ ਕਾ ਸੁਭਾਉ ਮਨਹਿ ਬਿਆਪਿ।” 
-- ਗਉ ਕਬ, ੨੮. ੧ : ੧ (329) 
ਹੋਰ ਰੂਪ -- ਬਿਆਪੇ -- 
“ਐਸੇ ਦੋਖ ਮੂੜ ਅੰਧ ਬਿਆਪੇ।” (ਚੰਬੜੇ 
ਹਨ)  - ਗਉ ੫, ਸੁਖ ੪, ੨ : ੯ (267) 
3. ਫਸੀ ਹੋਈ 
“ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ 
ਆਪਿ ਨਿਵਾਰੇ।” 
- ਸੂਹੀ ੫, ਛੰਤ ੮, ੩ : ੫ (782) 


ਕਰਣੈਹਾਰਾ । ”-- ਮਾਰੂ ੫, ੧, ੪ : ੧ (999) 
ਹੋਰ ਰੂਪ -- ਬਿਆਪੇ -- 
“ਮੋਹ ਬਿਆਪੇ ਕਿਛੁ ਸੁਝੈ ਨਾਹੀ ਗੁਰ ਸਬਦੀ 


ਹਰਿ ਪਾਵਣਿਆ।” (ਫਸੇ ਹੋਏ) 

-- ਮਾਝ ੩. ਅਸ ੩੧, ੬ : ੩ (128) 
4. ਵਾਪਰੀ ਭਾਵ ਸਤਾ ਰਹੀ ਹੈ 

"ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ 

ਵੀਸਰਿਆ।” 
ਹੋ - ਰਾਮ ੧, ਸਿਗੋ ੨੫ : ੪ (941) 
ਬਿਆਪੇ -- ।. ਫਸੇ ਹੋਏ, ਵੇਖੋ 'ਵਿਆਪੀ` (3) 
2. ਚੰਬੜੇ ਹਨ, ਵੇਖੋ “ਵਿਆਪੀ” (2) 

















ਹੋਰ ਰੂਪ - ਬਿਆਪੈ -- 
"ਬਾਲ ਬਿਨੌਦ ਚਿੰਤ ਰਸ ਲਾਗਾ ਖਿਨੁ ਖਿਨੁ 
ਮੋਹਿ ਬਿਆਧੈ।” (ਚੰਬੜਦਾ ਹੈ 
____-- ਸਿਰੀ ਬੇਣੀ, ੧, ੨ : ੧ (93) 
“ਕਾਮੁ ਕ੍ਰੋਧੁ ਨ ਲੋਭੁ ਬਿਆਧੈ ਜੋ ਜਨ ਪ੍ਰਭ 
ਸਿਉ ਰਾਤਿਆ।” (ਚੰਬੜਦਾ) 
- ਬਿਹਾ ੫, ਛੰਤ ੩, ੩ : ੩ (543) 
3. ਲਗੇ, ਆਏ 
“ਜੇ ਨ ਜਾਇ ਕਿਵ ਭਉ ਨ ਬਿਆਪੇ ਹਰਿ 
_ ਧਨੁ ਨਿਰਮਲੁ ਗਾਠੇ।” 
` ਆਸਾਂ ੫, ੪੫, ੩ : ੨ (382) 
ਹੋਰ ਰੂਪ - ਬਿਆਪੈ -- 
“ਦੁਖੁ ਕਲੇਸੁ ਨ ਭਉ ਬਿਆਧੈ ਗੁਰ ਮੰਤੁ ਹਿਰਦੈ 
ਹੋਇ।” (ਲਗਦਾ) ਰ 
__ = ਸਿਰੀ ੫, ੯੪, ੨ : ੧ (5।) 
"ਏਹ ਸੰਸਾ ਮੋ ਕਉ ਅਨਦਿਨੁ ਬਿਆਧੈ ਮੋ 
ਕਉ ਕੋ ਨ ਕਹੈ ਸਮਝਾਈ।” (ਲਗਦਾ ਹੈ) 
- ਗਉ ਕਬ, ੫੨, ੧“ : ੨ (334) 
ਹੋਰ ਰੂਪ -- ਬਿਆਪੈ - __ 
"ਅੰਤਰਿ ਬਿਆਧੈ ਲੋਕੂ ਸੁਆਨੁ । ” (ਵਿਆਪਕ 
ਹੈ, ਸਥਿਤ ਹੈ) 
- ਗਉ ੫, ਸੁਖ ੪, ੫ : ੬ (267) 
ਬਿਆਲ -- ਸਵੇਰੇ 
“ਜਾਹਿ ਸਵਾਰੈ ਸਾਝ ਬਿਆਲ। ” 
-- ਗਉ ੧, ੧੧, ੩ : ੧ (154) 
(ਮਹਾਨ ਕੋਸ਼ ਇਸ ਦੇ ਅਰਥ 'ਦੁਸ਼ਟ ਜੀਵ” ਕਰਦਾ 
ਹੈ ਤੇ ਗੁਰੂ ਗ੍ਰੰਥ ਕੋਸ਼ ਸਵੇਰ) 
ਬਿਆਲੁ -- ਦਰਿੰਦਾ, ਫਾੜਨ ਵਾਲਾਂ, ਪਸ਼ੂ ਜਿਵੇਂ 
ਸ਼ੇਰ ਬਘਿਆੜ 
"ਕਾਲੂ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ 
ਮੀਤ। ” ਰ੍ 
(ਦਰਪਨ ਤੇ ਮਹਾਨ ਕੋਸ਼ ਅਰਥ ਸਰਪ ਕਰਦਾ ਹੈ) 
- ਸੋਰ ੯, ੧, ੧: ੨.(631) 
ਬਿਸੰਖ -- ਬੇਅੰਤ, ਅਣਗਿਣਤ 
-- ਮਾਝ ੧, ਵਾਰ ੨੧ : ੬ (148) 
ਬਿਸਟਾ - ਗੰਦਗੀ, ਮਲ, ਗੂੰਹ 


ਬਿਸਟਾਲਾ 


1693 


ਬਿਸਥਾਰਿ 





“ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋਂ 
ਵਾਰ। ”-- ਸਿਰੀ ੪, ਵਾਰ ਦਸ, ੩, ੨ : ੪ (85) 
ਬਿਸਟਾਲਾ -- ਗੰਦੀ ਖਟੀ, ਹਰਾਮ ਦੀ ਕਮਾਈ 
ਭਾਵ ਰਿਸ਼ਵਤ 
“ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ । ” 
- ਸੂਹੀ ਕਬ, ੫, ੨ : ੨ (793) 
ਬਿਸਥਰਹਿ -- ਵਿਛਦੇ ਹਨ 
“ਬਾਸਕ ਕੋਟਿ ਸੇਜ ਬਿਸਥਰਹਿ। ” 
ਰ੍ - ਭੈਰ ਕਬ, ਅਸ ੨, ੩ : ੨ (1163) 
ਬਿਸਥਰਿਓ -- ਪਸਰਿਆ, ਖਿਲਰਿਆ 
“ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ 
ਆਨ ਭਰਪੂਰਿ ਸੋਊ। ” 
` -- ਮਲਾ ਰਵਿ, ੨, ੧" : ੨ (1293) 
_ਬਿਸਥਾਰ -- 1. ਖਿਲਾਰਾ, ਵਿਸਤਾਰ 
` “ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ 
ਬਿਸਥਾਰ : ” -- ਸਿਰੀ ੫, ੮੬, ੨ : ੨ (46) 
“ਰਾਜ ਮਿਲਕ ਸਿਕਦਾਰੀਆ ਰਸ ਭੰਗਣ 
ਬਿਸਥਾਰ। ” (ਖਿਲਾਰੇ) 
-- ਸਿਰੀ ੫, ਅਸ ੨੬, ੬ : ੧ (70) 
“ਕਈ ਜੁਗਤਿ ਕੀਨੋ ਬਿਸਥਾਰ।” (ਫੈਲਾਓ) 
-- ਗਉ ੫. ਸੁਖ ੧੦, 2 : ੪ (276) 
“ਤਨ ਧਨੁ ਕਲਤੁ ਮਿਥਿਆ ਬਿਸਥਾਰ।” 
(ਅਡੰਬਰ) __-- ਰਾਮ ੫, ੧੯, ੨ : ੧ (888) 
“ਪ੍ਰਭ ਥੰਭ ਤ ਨਿਕਸੇ ਕੈ ਬਿਸਥਾਂਰ।” (ਫਲਾਓ 
ਭਾਵ ਰੂਪ, ਅਕਾਰ) 
-- ਬਸੰ ਕਬ, ੪, ੪ : ੩ (1194) 








੬੨ ਕਹਤ 
“ਖਾਤ ਪੀਤ ਖੇਲਤ ਹਸਤ ਬਿਸਥਾਰ। ” 
-- ਗਉ ੫, ੧੧੧, ੨ : ੧ (188) 
ਹੋਰ ਰੂਪ - ਬਿਸਕਾਰੰ -- 
-- ਗਉ ੫, ਬਾਅ ੨ : ੩ (150) 
ਬਿਸਥਾਰਨੁ -- ਫੈਲਾਓ, ਵਿਸਥਾਰ, ਖਿਲਾਰ 
“ਕੋਟਿ ਬਿਸਥਾਰਨੁ ਅਵਰੁ ਨ ਦੂਜਾ। ” 
- ਭੈਰ ੫, ਅਸ ੨, ੫ : ੪ (1156) 
ਬਿਸਥਾਰਾ -- ।. ਖਿਲਾਰ, ਫੈਲਾਓ 
“ਲਾਖ ਅਡੰਬਰ ਬਹੁਤੁ ਬਿਸਥਾਰਾ। ” 








- ਗਉਂ ੫, ਅਸ ੧੦, ੭ : ੧ (240) 
2. ਅਡੰਬਰ 
''ਕਿਨਹੀ ਕੀਆ ਪੂਜਾ ਬਿਸਥਾਰਾ। ” 
- ਰਾਮ ੫, ਅਸ ੧, ੧ : ੨ (912) 
"ਪੂਜਾ ਕਰਹਿ ਬਹੁਤੁ ਬਿਸਥਾਰਾ। ” (ਲੰਮੀ ਚੌੜੀ, 
ਵਿਸਤਾਰ ਵਾਲੀ) 
- ਪੁਭਾ ੫, ਅਸ ੨, ੧ : ੨ (1347) 
3. ਵਿਸਤਾਰ, ਵਿਸਥਾਰ _ . 
'ਬਰਨਿ ਨ ਸਾਕਉ ਗੁਣ ਬਿਸਥਾਰਾ। ` 
-- ਭੈਰ ੫, ਅਸ ੨, ੧” : ੨ (1156) 
ਬਿਸਥਾਰਿ - ਫੈਲਾ ਕੇ, ਪਸਾਰ ਕੇ ਰ 
“ਹਰਿ ਜਨ ਸਰਣੀ ਊਤਮ ਹੈ ਹਰਿ ਕੀਰਤਿ ਜਗਿ 
ਬਿਸਥਾਰਿ। ` -- ਮਲਾ ੩, ੯, ੩ : ੨ (1261) 
ਹੋਰ ਰੂਪ - ਬਿਸਥਾਰਿਆ - ਰ 
“ਬ੍ਰਹਮਾ ਬਿਸਨ ਮਹੇਸੁ ਤ੍ਰੈ ਗੁਣ ਬਿਸਥਾਰਿਆ। ” 
(ਫੈਲਾਉ ਕੀਤਾ) 
- ਮਾਰੂ ੫, ਵਾਰ ੧ : ੪ (1094) 
ਬਿਸਥਾਰੀ -- 
ਫਲੁ ਹੂਆ।” (ਫੈਲਾਈ, ਖਿਲਾਰੀ) 
- ਆਸਾ ੧, ੮, ੧ : ੧ (351) 
“ਜਾਲੁ ਪਸਾਰਿ ਚੌਗ ਬਿਸਥਾਰੀ ਪੰਖੀ ਜਿਉ 
ਫਾਹਾਵਤ ਹੈ।” ਰ 
- ਬਿਲਾ ੫, ੮੮, ੪ : ੧(822) 
ਬਿਸਥਾਰੁ -- 
ਆਪਿ ਕੀਨੋ ਆਪਨ ਬਿਸਥਾਰੁ। ` (ਖਿਲਾਰਾ, 
ਫੈਲਾਉ) _-- ਗਉ ੫, ੧੨, ੭ : ੩ (279) 
“ਆਪਹਿ ਏਕੁ ਆਪਿ ਬਿਸਥਾਣੁ !` (ਫੈਲਾਓ 
ਭਾਵ ਅਨੇਕ) 
- ਗਉ ੫, ੨੨, ੧ : ੨ (292) 
"'ਰੂਪੇ ਕੀਆ ਕਾਰਾ ਬਹੁਤੁ ਬਿਸਥਾਰੁ । ” (ਭਾਵ 
ਵਡੀਆ) - ਬਸੰ ੧, ੩, ੧ : ੨ (1169) 
“ਮਿਥਨੀ ਬਿਸਥਾਰੁ। (ਪਾਸਾਰਾ) 
-- ਸਾਰ ੫, ੧੩੦, ੧ : ੨ (1229) 
ਬਿਸਥਾਰੇ -- 
“ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ 
ਪੂਰਿ ਰਹਿਓ ਸਰਬ ਮਹਿ ਹੈ ਨਿਰਾਰੇ।” 
(ਖਿਲਾਰੇ) __ -- ਸਮੁ ੫, ੩ : ੧ (1386) 





1694 





ਮਾਇਆ ਕੇ ਬਿਸਥਾਰੇ।” (ਖਿਲਾਰੇ, ਪਾ 
ਕੇ) -- ਨਟ ੪, ਅਸ ੨, ੫ : ੧ (981) 


ਬਿਸਥੀਰਨ -- ਪਸਾਰੇ ਵਾਲੇ 


ਪਾਛੈ।”” __ - ਮਾਰੂ ੫, ੨੨, ੩ : ੧ (1005) 
“ਗੁਨ ਰਾਮਨਾਮ ਬਿਸਥੀਰਨ ਕੀਏ ਹਰਿ ਸਗਲ 
ਭਵਨ ਜਸੁ ਦੀਜੈ।” (ਵੱਡੇ) ਰ 
-- ਕਲਿ ੪, ਅਸ ੩, ੪ : ੨ (1324) 
ਹੋਰ ਰੂਪ - ਬਿਸਥੀਰਨੁ -- 
“ਏਕੁ ਬਿਸਥੀਰਨ ਏਕ ਸੰਪੂਰਨੁ ਏਕੈ ਪ੍ਰਾਨ 
ਅਧਾਰਾ।”” (ਫੈਲਾਓ, ਪਾਸਾਰਾ) 


-- ਬਿਲਾ ੫, ੮੭. ੩ : ੨ (821)! 


ਬਿਸਨ -- ।. ਪ੍ਰਭੂ, ਪਾਰਬ੍ਰਹਮ 
'ਬਿਸਲ ਕੀ ਮਾਇਆ ਤੇ ਹੋਇ ਭਿੰਨ” 
-- ਗਉਂ ੫, ਸੁਖ ੯, ੨ : ੨ (274) 
2. ਹਿੰਦੂਆਂ ਦੇ ਤਿੰਨ ਦੇਵਤਿਆਂ ਵਿਚੋਂ ਜਗਤ ਦਾ 
ਪਾਲਨਹਾਰ ਦੇਵਤਾ, ਵਿਸ਼ਨੂੰ, ਹੋਰ ਵੇਖੋ 
“ਬਿਸਨੁ” ਰਹ - 
“ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ।” 
- ਗੂਜ ੫, ਵਾਰ ੨ : ੪ (518) 
“ਸਿਮਰਹਿ ਬ੍ਹਮੇ ਬਿਸਨ ਮਹੇਸਾ। ” 
- ਮਾਰੂ ੫, ਸੋਲਾ ੮, ੩ : ੧ (1079) 
_ਬਿਸਨਪਦ -- ਇਕ ਫ਼ੰਦ ਭਾਵ ਗੀਤ 
“ਕਹਾ ਬਿਸਨਪਦ ਗਾਵੈ ਗੁੰਗ। ” 
- ਗਉ ੫, ਸੁਖ ੪, ੬ : ੫ (2671 
ਬਿਸਨੁ'-- ।. ਹਿੰਦੂਆਂ ਦੇ ਤਿੰਨ ਦੇਵਤਿਆਂ ਵਿਚੋਂ 
`__` ਜਗਤ -ਦਾ ਪਾਲਣਹਾਰ ਦੇਵਤਾ, 
ਤਿਸ ਰਿਹ 
-- ਆਸਾ ੫, ੯੬, ੨ : ੨ (394) 
2. (ਸੰ. ਕਜਯ) ਮਾੜੀ ਆਦਤ, ਭੂਮ 
_ “ਜਿਉ ਜੁਆਰ ਬਿਸਨੁ ਨ ਜਾਇ।” 
ਰ੍ `. ਬਿਲਾਂ ੫, ਅਸ ੨, ੮ : ੫ (8੨8) 
ਬਿਸੰਭਰੁ -- (ਵਿਸ਼ਵ) ਜਗਤ ਨੂੰ ਨੂੰ ਪਾਲਣ ਵਾਲਾ 
ਭਾਵ ਪ੍ਰਭੂ ਰ 
“ਬਿਸੰਭਰੁ ਦੇਵਨ ਕਉ ਏਕੈ ਸਰਬ ਕਰੇ 


ਪ੍ਰਤਿਪਾਲਾ। ”-- ਗਉ ੫, ਛਵ ੩, ੪: ੨ (249) 
ਬਿਸਮ -- ਅਸਚਰਜ, ਹੈਰਾਨ ਰ੍ 
“ਬਿਸਮਨ ਬਿਸਮ ਭਏ ਬਿਸਮਾਦ। ” ਰ 

__- ਗੋਉ ੫, ਸੁਖ ੧੬, ੮ : ੫ (285) 

“ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ 

_ਭਈ ਮੁਖਿ ਲਾਗੇ।” (ਭਾਗ ਮਸਤ ਮਗਨ) 
-- ਦੇਵ ੪, ੧, ੧: ੨ (527) 
ਆਗਾਜਾ ਰਾਮ।” (ਵਿਸਮਾਦ ਵਿਚ ਆ ਜਾਣਾ) 
_-- ਸੂਹੀ ੧, ਛਵ ੩, ੪ : ੨ (765) 
ਬਿਸਮਨ -- ਹੈਰਾਨੀ/ਅਸਚਰਜ ਹੋਣ ਦਾ ਭਾਵ _ 

“ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ 


ਰਾਮ।”” -- ਬਿਲਾ ੫, ਛੰਤ ੨, ੩ : ੧ (846) 
ਹੋਰ ਰੂਪ - ਬਿਸਮਨਿ -- _. ਰ 


ਗੁਰਿ ਪੁਰਖਿ ਮਿਲਾਈ।” (ਹੈਰਾਨੀ) _ 
- ਸਾਰ ੫, ੧੫, ੪ : ੧ (1207) 
ਬਿਸਮਾ =- ਹੈਰਾਨ, ਮਸਤ, ਅਨੰਦਿਤ ੍ 
_“ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ 
ਬਿਸਮਾ। ”-- ਗੂਜ ੫, ਅਸ ੧, ੧” : ੨ (507) 
“ਤੂ ਅਚਰਜੁ ਕੁੰਦਰਤਿ ਤੇਰੀ ਬਿਸਮਾ। ” (ਹੈਰਾਨ 
ਕਰਨ ਵਾਲੀ) -- ਵਡ ੫, ੮, ੧" : ੨ (564) 
ਬਿਸਮਾਦ -- ।. ਅਸਚਰਜ ਕੌਤਕ ਜਾਂ ਦ੍ਰਿਸ਼ __ 

“ਜਿਹ ਪ੍ਰਸਾਦਿ ਪੇਖਹਿ ਬਿਸਮਾਦ। ” 
-- ਗਉ ੫, ਸੁਖ ੬, ੬ : ੨ (270) 

“ਕਹਨ ਨ ਜਾਈ ਅਚਰਜ ਬਿਸਮਾਢ।” 
- ਗਉ ੫, ਸੁਖ ੨੩, ੧ : ੨ (293) 

2. ਅਸਚਰਜ, ਹੈਰਾਨ, ਮਸਤ ਇਟ 

ਬਿਨ ਸਿਮੀ ਲਏ ਬਿਜਮਾਦ। 
-- ਗਉ ੫, ਸੁਖ ੧੬, ੮ : ੧.(285) 
“ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ 


ਬਿਸਮਾਦ। ` ( ਅਨੰਦਿਤ) 
- ਬਿਲਾ ੫, ੩੮, ੪: ੫ (810) 
ਹੋਰ ਰੂਪ - ਬਿਸਮਾਦਾ -- 


“ਬਿਸਮਨ ਬਿਸਮ ਭਏ ਬਿਸਮਾਦਾ ਆਨ ਨ 
_ ਬੀਓ ਦੂਸਰ ਲਾਵਸ।” 
` ਟੋਡੀ ੫, ੨੫, ੨ : ੧ (717) 







_ (ਮਸਤੀ ਵਿਚ)-- ਗਉ ੫, ੮੯, ੧ : ੪ (182) 
“ਦੇਖਿ ਅਚਰਜੁ ਰਹੇ ਬਿਸਮਾਦਿ। ” (ਹੈਰਾਨ) 
-- ਆਸਾ ੧, ਅਸ ੯, ੬ : ੧ (416) 


-- ਸੋਰ ੧, ੧੧, ੩ : ੨ (599) 

“ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ 
ਗੁਣ ਗਾਇਦਾ।” (ਅਸਚਰਜ ਹੋਕੇ) 

` - ਮਾਰੂ ੧, ਸੋਲਾ ੧੫, ੬ : ੩ (1036) 

“ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ 
ਕਿਰਪਾਲਤ । ” (ਅਸਚਰਜ ਹਰੀ ਨੂੰ) 

- ਸਾਰ ੫, ੯, ੧: ੨ (1205) 
ਬਿਸਮਾਂਦੁ - 
_“ਚਾਖਤ ਹੋਇ ਰਹਹਿ ਬਿਸਮਾਦੁ। ” (ਮਸਤ, 

_ ਹੈਰਾਨ) _ -- ਗਉ ੫, ੮੪, ੧ : ੪ (180) 
“ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ 
ਬਿਸਮਾਦੁ।” (ਅਚਰਜ ਰੂਪ) ਰ 

-- ਗਉ ੫. ਬਿਤੀ ੧੧ਸ : ੧ (299) 

“ਜਿਉ ਗੂੰਗਾ ਮਨ ਮਹਿ ਬਿਸਮਾਦੁ।” (ਮਗਨ) 

-- ਬਿਲਾ ੫, ੧, ੫ : ੨ (800) 

“ਸੋਵਤ ਹਰਿ ਜਪਿ ਜਾਗਿਆ ਪੱਖਿਆ 
ਬਿਸਮਾਦੁ । (ਅਸਚਰਜਤਾ, ਅਚਰਜ ਰੂਪ 
ਪ੍ਰਭੂ) __-- ਬਿਲਾ ੫, ੫੫, ੨ : ੧ (814) 
“ਕਹਨੁ ਨ ਜਾਈ ਨਾਨਕ ਬਿਸਮਾਦੁ । ” 
(ਅਚਰਜ ਰੂਪ ਪ੍ਰਭੂ) 
== ਚਾਮ ੫. ੨੦, ੪: ੪ (6੧9) 
“ਹੁਕਮੁ ਬਿਸਮਾਦੁ ਹੁਕਮਿ ਪਛਾਣੇ ਜੀਅ ਜੁਗਤਿ 
ਸਚੁ ਜਾਣੈ ਸੋਈ।” (ਅਕਥਨੀਯ)' 
ਰ -- ਰਾਮ ੧, ਸਿਗੋ ੨੩ : ੫ (940) 
ਗਉਣੁ ਸੰਸਾਰਾ।” (ਅਸਚਰਜ ਰੂਪ ਸੰਸਾਰ) 
-- ਸਾਰ ੩, ਅਸ ੩, ੫ : ੧ (1234) 
ਬਿਸਮਾਦੇ -- 
ਰਤੇ ਬਿਸਮਾਢੇ।” (ਅਸਚਰਜ) 
[ 





ਰ _` = ਸੋਰ ੫, ੧੯, ੪ : ੨ (614) 
ਬਿਸਮਿਲਿ -- (ਫਾ. ਬਿਸਮਿਲ) ਜ਼ਿਬਾਹ ਕੀਤਾ 
ਹੋਇਆ, ਮਰਿਆ ਹੋਇਆ 
“ਬਿਸਮਿਲਿ ਕੀਆ ਨ ਜੀਵੈ ਕੋਇ।” 
- ਭੈਰ ਨਾਮ, ੧੦, ੩ : ੨ (1165) 
“ਪਕਉ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ 
_ਬਿਸਮਿਲਿ ਕੀਆ।” 
ਰ੍ - ਪ੍ਰਭਾ ਕਬ, ੪, ੨ : ੧ (1350) 
ਬਿਸਮੁ -- ।. ਹੈਰਾਨਗੀ ਵਿਚ ਲੀਨ ਹੋਣਾ, ਮਸਤ 
“ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ 
ਗੁਰੂ ਬੋਲਹ ਤਬ ਬਿਸਮੁ ਹੋਇ ਜਾਇ।” 
ਰ੍ -- ਗਉਂ ੪, ੪੯, ੩ : ੧ (167) 
ਹੋਰ ਰੁਪ - ਬਿਸਮੈ -- 
-ਖ਼ਿਸਮ ਬਿਸਸੈ ਬਿਸਮ ਭਈ।” (ਅਨੰਦਿਤ, 
ਮਸਤ) -- ਮਲਾ ੫, ੨੬, ੨ : ੧ (1272) 
_2. ਅਸਚਰਜ ` 
“ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ 
`_ ਆਇਆ।” 
`= ਸੂਹੀ ੫, ਛੰਤ ੨, ੪ : ੩ (776) 
ਹੋਰ ਰੂਪ -- ਬਿਸਮੇ - _ 
ਸਕ ਪਰ ਜਹਿਰ 
ਬਿਸਮੇ ਕਹਨ ਕਹਾਤਿ।” (ਹੈਰ ਰਹਿ ਗਏ) 
-- ਦੇਵ ੫, ੩੫, ੧ : ੧ (535) 


ਨਾਮੁ।”-- ਗਉ ੫, ਵਾਰ ੧੦ਸ, ੫, ੨ : ੨ (320) 
ਬਿਸਰਸਿ -- ਭੁਲ/ਵਿਸਰ ਜਾਏ ____ 
ਮਤ ਬਿਸਰਸਿੰਮਚੇ ਮਨ ਰਸ ਕਲਿ ਰ੍ 
-- ਬਸੰ ੧, ੭, ੧“ : ੧ (1170) 
ਬਿਸਰਹਿ - ਵਿਸਰਦਾ/ਕੁਲਦਾ ਹੈ, ਵਿਸਰੇ, ਕੁਲੇ 
“ਸਰਬ ਦੂਖ ਜਬ ਬਿਸਰਹਿ ਸੁਆਮੀ।” __ 
- ਆਸਾਂ ੫, ੯੭, ੧ : ੧ (394) 
ਹੋਰ ਰੂਪ - ਬਿਸਰਹੁ -- _ 
“ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ 
ਗੁਨ ਗਾਇਣ।” (ਭੁਲੋਂ, ਵਿਸਰੋ) 
-- ਨਟ ੫, 2. ੩ ? &0974) 


ਬਿਸਰਜਿਤ -- ਵਿਦਾ ਕੀਤੇ, ਛੱਡੇ ਹੋਏ 


ਬ਼ਿਸਰਣੰ 


1696 


ਬਿਸਰਾਵਉ 





“ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ 
- ਗੂਜ ੧, ਅਸ ੪, ੧ : ੨ (505) 
ਬਿਸਰਣੰ -- ਵਿਸਾਰਣਾ, ਭੁਲਣਾ 
ਰ੍ - ਗਾਥਾ ੫. ੧੫ : ੧ (1361) 
ਬਿਸਰਤ -- ਭੁਲਣ/ਵਿਸਰਨ 
“ਹਰਿ ਬਿਸਰਤ ਤੇਰੇ ਗੁਣ ਗਲਿਆ।” 
- ਆਸਾ ੧, ਸੋਪੁ ੩, ੧੯ : ੨ (12) 
“ਸੋ ਪ੍ਰਭੁ ਮਨ ਤੇ ਬਿਸਰਤ ਨਾਹੀ।” (ਭੁਲਣਾ) 
-- ਗਉਂ ੫, ੭੫, ੨ : ੪ (177) 
ਹੋਰ ਰੂਪ -- ਬਿਸਰੰਤ -- 
“ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ 
ਦੁਖੁ ਏਹੁ ਮਹਾਂਤ ਕਹੈ।”” (ਭੁਲਾਣਾ) 
- ਧਨਾ ੫, ੫੪, ੧ : ੧ (683) 
ਬਿਸਰਤੇ -- 
“ਹਰਿ ਬਿਸਰਤੇ ਹੀ ਹਾਨਿ।” (ਭੁਲਣਤੇ) 
-- ਕਾਨ ੫, ੩੧, ੧" : ੨ (1303) 
ਬਿਸਰਾਉ -- ਵਿਸਾਰ ਦੇਣਾ, ਭੁਲਾ ਦੇਣਾ 
“ਪਉਣ ਪਾਣੀ ਅਗਨੀ ਬਿਸਰਾਉ।”? 
_ - ਬਿਲਾ ੧, ਥਿਤੀ ੧੦ : ੩ (839) 
ਹੋਰ ਰੂਪ - ਬਿਸਰਾਇ -- 
“ਨਾਂਨਕ ਹਰਿ ਬਿਸਰਾਇ ਕੈ ਪਉਦੇ ਨਰਕਿ 
ਅੰਧ੍ਰਾਰ।” (ਭੁਲਾ/ਵਿਸਾਰ ਕੇ) 
ਰੀ - ਸਲੋ ੫, ੧੮ : ੨ (1425) 
ਬਿਸਰਾਇਓ -- ਰ 
"ਲਾਗਤ ਪਵਨ ਖਸਮੁ ਬਿਸਰਾਇਓ। ” 
(ਭੁਲਾ/ਵਿਸਾਰ ਦਿਤਾ) 
- ਗਉ ਕਬ, ੬੨, ੧ : ੨ (337) 
ਬਿਸਰਾਇਆ -- ੧ 
“ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ 
ਬਿਸਰਾਇਆ। ” (ਭੁਲਾਇਆ ਵਿਸਾਰਿਆ) 
- ਸੋਰ ੯, ੪, ੧: ੨ (632) 
ਬਿਸਰਾਈ -- 
“ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ 
ਬਿਸਰਾਈ। ” (ਭੁਲਾਈ/ਵਿਸਾਰੀ) 
- ਸੋਰ ੯, ੨, ੧ : ੧ (219) 
ਬਿਸਰਾਏ -- 





“ਕਿਤ ਹੀ ਕਾਮਿ ਨ ਧਉਲਹਾਰ ਜਿਤੁ ਹਰਿ 
ਬਿਸਰਾਏ। ” (ਕੁਲਾ/ਵਿਸਾਰ ਦਿਤੇ) 
-- ਸੂਹੀ ੫, ੪੧, ੧੯ : ੨ (745) 
ਬਿਸਰਾਨਾ -- ਭੁਲਾ ਦੇਣਾ 
“ਦੇਵਨਹਾਰੂ ਮਨਹਿ ਬਿਸਰਾਨਾ। ” 
-- ਗਉਂ ੫, ਬਾਅ ੬ : ੬ (251) 
ਹੋਰ ਰੂਪ - ਬਿਸਰਾਨੀ -- 
___ “ਜਿਉ ਉਲਝਾਇਓ ਬਾਲ ਬੁਧਿ ਕਾ ਮਰਤਿਆ 
ਨਹੀ ਬਿਸਰਾਨੀ।” (ਭੁਲਾਈ, ਵਿਸਾਰੀ) 
- ਗਉ ੫, ਆਸ ੧੫, ੪ : ੧ (242) 
“ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ 
ਬਿਸਰਾਮ। ” -- ਮਾਝ ੫, ਬਾਰਾ ੧ : ੫ (133) 


ਹੋਰ ਰੂਪ -- ਬਿਸਰਾਮਾ -- 
“ਸਾਧੋ ਰਾਮ ਸਰਨਿ ਬਿਸਰਾਮਾ।” (ਸਾਂਤੀ, 
ਟਿਕਾਉ, ਆਰਾਮ) 
<= ਗਊ ੯, 2, ਤੈਂ. : ੧(2207 


2. ਟਿਕਾਨਾ, ਵਾਸਾ, ਨਿਵਾਸ 
“ਦੁਖ ਬਿਨਸੇ ਸੁਖ ਕੀਓ ਬਿਸਰਾਮ।” 
- ਗਉਂ ਕਬ, ੧੭, ੧ : ੨ (326) 
“ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ 
ਬਿਸਰਾਮ। `-- ਜੈਤ ੫, ੧੩, ੨ : ੨ (702) 
ਹੋਰ ਰੂਪ - ਬਿਸਰਾਮਾ -- 
“ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ 
ਬਿਸਰਾਮਾ। ” (ਨਿਵਾਸ/ਡੇਰਾ ਕਰ ਲਿਆ) 
- ਸੋਰ ੫, ੨੧, ੨ : ੧ (614) 
ਬਿਸਰਾਮੁ -- ਜਾ 
“ਮਨ ਮੋਰੋ ਧਾਵਨ ਤੇ ਛੂਟਿਓ ਕਰਿ ਬੈਠੋ 
ਬਿਸਰਾਮੁ।` (ਟਿਕਾਨਾ) 

- ਬਸੰ ੯, ੩, ੧" : ੨ (1186) 
ਬਿਸਰਾਵਉ -- ਵਿਸਾਰਿਆ ਹੈ, ਭੁਲਾਇਆ ਹੈ 
“ਗਜ ਕੇ ਤ੍ਰਾਸੂ ਮਿਟਿਓ ਜਿਹ ਸਿਮਰਤ ਤੁਮ ਕਾਹੇ 

ਬਿਸਰਾਵਉ। ” -- ਗਉ ੯, ੫, ੧ : ੨ (219) 
ਹੋਰ ਰੁਪ - ਬਿਸਰਾਵੈ -- 
“ਭਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ 
ਤਾਹਿ ਬਿਸਰਾਵੈ।” (ਕੁਲਾਂਦਾ ਹੈ) 
- ਗਉ ੯, ੩, ੨ : ੧ (219) 


ਬ਼ਿਸਰਿ 





1697 


ਬਿਸਾਹਨ 





“ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ | “ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ।” 


ਨਿਮਖ ਨ ਪ੍ਰਭੂ ਬਿਸਰਾਵੈ ।” (ਭੁਲਾਏ, 
ਵਿਸਾਰੇ) _-- ਨਟ ੫, ੧, ੩ : ੧ (978) 
ਬਿਸਰਿ - ਭੁਲ, ਵਿਸਰ 
"ਮਾਇਆ ਮੋਹੁ ਤਬ ਬਿਸਰਿ ਗਇਆ ਜਾ ਤਜੀਅਲੇ 
ਸੰਸਾਰੰ।”" _ -- ਸਿਰੀ ਭ੍ਰਿਲੋ, ੨, ੩ : ੨ (92) 
ਹੋਰ ਰੂਪ - ਬਿਸਰਿਓ -- 
“ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ 
ਹੌਕਾਖਾਏ।ਇਆਵਿੰਜਲਗ ਜਿੰ9 
-- ਗਉ ੫, ੧੫੨", ੨ : ੨ (212) 
“ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ 
ਪਾਨੀ।” (ਭੂਲਾਂ, ਵਿਸਰਿਆ) 
-- ਸੈਰ ਰਵਿ, ੨, ੨ : ੨ (658) 
ਬਿਸਰਿਆ - 
“ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ 
ਸਾਕ।”” (ਭੁਲ ਗਿਆ) 
- ਸਿਰੀ ੫, ੭੧, ੨ : ੩ (42) 


ਬਿਸਰਿਐ -- 
“ਹਰਿ ਬਿਸਰਿਐ ਦੁਖ ਰੋਗ ਘਨੇਰੇ।” (ਭੁਲਣ 
ਨਾਲ) _-- ਗਉ ੫,੧ ਉਰਿ 
ਬਿਸਰੀ -- 
'ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ 
ਬਿਸਰੀ ਤਾਤਿ ਪਰਾਈ।”` (ਭੁਲ ਗਈ) 
- ਗਉ ੫, ੧੬੧", ੩ : ੨ (215) 
ਬਿਸਰੁ -- ਰ 


ਨ ਕੋਈ ਸਾਸਾ ਜੀਉ।” (ਭੁਲ, ਵਿਸਰ) 
- ਮਾਝ ੫. ੪੭, ੧ : ੩ (108) 
“ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉਂ 
ਬ੍ਹਮਨ ਬਿਸਰੁ ਕਰੈ।” (ਵਿਸਾਰਨਾ, 
ਭੁਲਾਣਾ) _-- ਰਾਮ ਕਬ, ੫. ੧ : ੧ (970) 
ਬਿਸਰੇ -- 
ਸੰਸਾਰ ਸਾਗਰ ਪੈ ਅਮਰੁ ਭਇਆ। ” (ਭੁਲ 
ਗਏ) __-- ਸਿਰੀ ਭ੍ਰਿਲੋ, ੨, ੨ : ੧ (92) 
ਬਿਸਰੈ -- 
“ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ।” (ਭੁਲ 
ਜਾਣ ਨਾਲ)-- ਗਉਂ ੫, ੧੦੧, ੨ : ੧ (186) 











(ਭੁਲ ਜਾਏ) 

-- ਗਉ ੫, ੧੪੭, ੧ 
ਬਿਸਰੋਹੀ -- ਭੁਲ ਗਿਆ ਹੈ 
“ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਨ 
ਬਿਸਰੋਹੀ।” _ -- ਸੋਰ ੫, ੪, ੨ : ੨ (609) 
ਬਿਸਲਿ -- ਜ਼ਖਮ ਰਹਿਤ ਕਰਨ ਵਾਲੀ ਬੁਟੀ 
“ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ 
ਬਿਸਲਿ ਆਣਿ ਤੋਖੀਲੇ ਹਰੀ।” 

- ਧੰਨਾ ਭ੍ਰਿਲੋ, ੧, ੫ : ੧ (695) 
ਬਿਸਲੋਧੁ -- ਵਿਹੁਦਾ ਮਾਦਾ (ਸ਼ਬਦਾਰਥ), ਵਿਹੁ 

ਦਾ ਰੁੱਖ (ਦਰਪਣ) ਰ 
ਲੜਿ ਦੁਖੁ ਪਾਇਆ।” 

-- ਆਸਾ ੪, ਛੰਤ ੧੧. ੨ : ੩ (445) 
ਬਿਸਵੇ -- ਧਰਤੀ ਦੀ ਮਿਣਤੀ ਦੀ ਇਕਾਈ, ਵੀਹ 

ਵਿਸਵੇ ਦਾ ਇਕ ਵਿੱਘਾ ਹੁੰਦਾ ਹੈ ਰ 
"ਬੀਸ ਬਿਸਵੇ ਗੁਰ ਕਾ ਮਨੁ ਮਾਨੈ।” (ਭਾਵ ਪੂਰੀ 
ਤਰ੍ਹਾਂ) _-- ਗਉ ੫, ਸੁਖ ੧੮, ੩ : ੧ (257) 
ਬਿਸਾਸ - ਵਿਸ਼ਵਾਸ, ਭਰੋਸਾ, ਸ਼ਰਧਾ 
“ਪੂਰੈ ਸਤਿ ਗੁਰਿ ਦੀਆ ਬਿਸਾਸ। ” 

- ਰਾਮ ੫, ੧੮, ੪ : ੩ (8੧6) 
“ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ 
ਬਿਸਾਸ ਕਿਆ ਸੇਖਾਂ।” (ਸ਼ਰਧਾ) _ 

-- ਸਾਰ ੫, ੮੮, ੧ : ੧ (1221) 
ਹੋਰ ਰੁਪ - ਬਿਸਾਸਾ -- 

“ਕਹਾ ਬਿਸਾਸਾ ਦੇਹ ਕਾ ਬ਼ਿਲਮ ਨ ਕਰਿਹੋ 
ਮੀਤ।” (ਇਤਬਾਰ, ਵਸਾਹ) 

-- ਗਉ ੫, ਬਾਅ ੧੯ : ੨ (254) 


: ੧ (212) 





ਬਿਸਾਸੁ -- 
"ਨਾਨਕ ਤਿਨ ਮਹਿ ਏਹੁ ਬਿਸਾਸੁ। ” (ਯਕੀਨ, 
ਭਰੋਸਾ)-- ਗਉ ੫, ਸੁਖ ੨੩, ੩ : ੧੦ (294) 
"ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ 
ਦੀਓ।`' (ਸ਼ਰਧਾ, ਵਿਸ਼ਵਾਸ) ੍ 
” ਸੇਵੇ 2, 2 : ੧ (1392) 

ਬਿਸਾਹਨ -- ਖਰੀਦਨ, ਵਿਹਾਜਨ 

“ਓਹ ਨਿਤ ਸੁਨੈ ਹਰਿ ਨਾਮ ਜਸੁ ਉਹ- ਪਾਪ 





ਬਿਸਾਹਾ 


ਬਿਸਾਹਨ ਜਾਇ। ”-- ਸਲੋ ਕਬ, ੫੨ : ੨ (1367) 
ਬਿਸਾਹਾ -- ਵਿਉਪਾਰ, ਵਣਜ 
“ਹਰਿ ਹਰਿ ਪੂੰਜੀ ਨਾਮ ਬਿਸਾਹਾ। ” 
- ਗਉ ੫, ਬਾਅ ੩੫ : ੪ (257) 
ਬਿਸਾਹਿਓ -- ਖਰੀਦਿਆ ਹੈ 
“ਤ੍ਰਿਸਨਾ ਗੁਣਿ ਭਰੀ ਘਟ ਭੀਤਰਿ ਇਨ ਬਿਧਿ 
ਟਾਂਡਾ ਬਿਸਾਹਿਓ।” 
-- ਗਉ ਕਬ, ੪੯, ੧ : ੨ (333) 
ਹਰ ਚੂਪੇ = ਬਿਸਾਹੀ -- ` 
ਗੁਣ ਭਾਵੈ।” (ਖਰੀਦਾਂ) 
-- ਆਸਾ ੪, ਛੰਤ ੮, ੩ : ੩ (442) 


ਬਿਸਾਹੇ - 





ਪਰਗਾਸਿਓ। ” 


-- ਗਉਂ ਕਬ, ੪੯, ੧ : ੧ (333) 


ਬਿਸਾਰਹੁ -- ਭੁਲਾ ਦਿਓ, ਭੁਲਾਉ 
“ਅਵਰਿ ਉਪਾਵ ਸਭਿ ਮੀਤ ਬਿਸਾਰਹੁ। ” 
- ਗਉ ੫. ਸੁਖ ੧੯, ੧ : ੩ (288) 
ਬਿਸਾਰਣਹਾਰੁ -- ਮਾਰਨ ਵਾਲਾ, ਦੂਰ ਕਰਨ 
ਰ ਵਾਲਾ 
“ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ 
ਬਿਸਾਰਣਹਾਰੁ ਜੀਉ।” 
-- ਆਸਾ ੧, ਛੰਤ ੪, ੧ : ੨ (438) 
ਬਿਸਾਰਣੁ -- ਮਾਰਨਾ, ਦੁਰ ਕਰਨਾ 
“ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ।” 
-- ਸਵ ੫, ਕਲ ੭ : ੧ (1407) 
ਬਿਸਾਰਨ -- ।. ਦੂਰ ਕਰਨਾ 
“ਪ੍ਰਭ ਕੇ ਸੇਵਕ ਦੂਖ ਬਿਸਾਰਨ। ” 
-- ਗਉਂ ੫. ਸੁਖ ੧੪, 2 : ੪ (282) 
2. ਭੂਲਾ ਦੇਣਾ 
ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ 
ਬਿਸਾਰਨ। ” 


- ਸਿਲਾ ੫, ੮੩, ੧” : ੨ (820) 
ਬਿਸਾਰਨਹਾਰਾ -- ਮਾਰਨ ਵਾਲਾ, ਦੂਰ ਕਰਨ 


“ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ। ” 


1698 





ਬਿਸਾਰਿ 


- ਬਿਲਾ ੫, 2, ੧ : ੨ (801) 
ਬਿਸਾਰਨੋ -- ਮਾਰਨ ਵਾਲਾ, ਦੂਰ ਕਰਨ ਵਾਲਾ 
“ਨਿਤ ਗਾਈਐ ਹਰਿ ਦੂਖ ਬਿਸਾਰਨੋ। ” 
- ਬਿਲਾ ੫, 2, ੧" : ੫ (80) 
ਬਿਸਾਰਾ -- ਭੁਲਾਇਆ ਹੈ 
“ਮਨ ਮੂਰਖ ਕਿਉ ਤਾਹਿ ਬਿਸਾਰਾ।” 
- ਗਉਂ ੫, ਬਾਅ ੩੪ : ੪ (257) 
ਬਿਸਾਰਿ - ਭੁਲਾ ਕੇ, ਵਿਸਾਰ ਕੇ, ਵਿਸਾਰ, ਭੂਲਾ 
“ਨਾਮੁ ਬਿਸਾਰਿ ਲਗੈ ਅਨ ਸੁਆਇ। ” 
- ਗਉ ੫, ੧੩੪, ੩ : ੧ (92) 
“ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ।” (ਭੁਲਾ) 
- ਮਲਾ ਨਾਮ, ੨, ੧” : ੧ (1292) 
“ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ 
ਧਾਰਿ।? (ਭਾਵ 'ਛੱਡ ਕੇ”) ਰ 
- ਜੈਜਾ ੯, ੨, ੨ : ੧ (1352) 
ਹੋਰ ਰੂਪ - ਬਿਸਾਰਿਓ - 
“ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ 
ਬਿਸਾਰਿਓ ਰੇ।” ਵਲੀ 
- ਗਉ ਕਬ, ੫੬, ੧ 








: ੧ (335) 
ਬਿਸਾਰਿਆ -- ਰ 
ਹਰਿ ਮਨਹੁ ਬਿਸਾਰਿਆ। ” (ਕੁਲਾ ਦਿੱਤਾ) 
- ਸਿਰੀ ਬੇਣੀ, ੧, ੧ : ੪ (93) 
ਬਿਸਾਰਿਐ -- 
“ਨਾਮਿ ਬਿਸਾਰਿਐ ਸਭੁ ਕੂੜੋ ਕੂੜਿ। ” 
(ਭੂਲਾਉਣ ਨਾਲ/ਸਦਕਾ) 
- ਗਉ ੧, ਅਸ ੧੨, ੨ : ੩ (226) 


ਬਿਸਾਰੀ -- 
“ਲਾਥੀ ਭੁਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ 
ਬਿਸਾਰੀ। (ਭੁਲਾ ਦਿਤੀ) 


-- ਗਉ ੫, ੧੬੧”, ੧ : ੧ (215) 

“ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ। ” 

(ਭੁਲਾਵਈਂ)-- ਗਉ ੫, ਸੁਖ ੬, ੪ : ੪ (270) 

“ਕਿਉਂ ਘੜੀ ਬਿਸਾਰੀ ਹਉ ਬਲਿਹਾਰੀ ਹਉ 
ਜੀਵਾ ਗੁਣ ਗਾਏ।”” (ਕੁਲਾਵਾਂ) 

-> ਤੁਖ਼ਾ ੧. ਬਾਰਾ ੩ : ੨ (1107) 


ਬਿਸਾਰੀਐ -- 


ਬਿਸਿਮ੍ਰਿਤੇ 


1699 


ਬਿਸੇਰੇ 





“ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ 
ਕਿਉ ਮਨਹੁ ਬਿਸਾਰੀਐ ਜੀਉ। ” (ਭੁਲਾਈਏ) 
-- ਸਿਰੀ ੫. ਛੰਤ ੩, ੨ : ੨ (80) 
ਬਿਸਾਰੇ -- 
“ਹਰਿ ਹਰਿ ਕਬਹੂ ਨ ਮਨਹੁ ਬਿਸਾਰੇ । ” 
(ਭੁਲਾਏ )-- ਗਉ ੫, ੧੩੮", ੧੯ : ੧ (210) 
ਬਿਸਾਰੈ -- 
“ਤਿਸਹਿ ਬਿਸਾਰੈ ਮੁਗਧੁ ਅਜਾਨੁ।” (ਭੁਲਾ 
ਦਿੰਦਾ ਹੈ)-- ਗਉ ੫, ਸੁਖ ੪, ੩ : ੮ (267) 
ਬਿਸਿਮ੍ਰਿਤੇ -- (ਸੰ. ਕਿਦਗੁਰ) ਭੂਲਾ ਕੇ, 
-- ਸਸ ੫, ੨੫ : ੨ (1356) 
ਬਿਸੀਅਰ -- ਜ਼ਹਿਰ ਰਖਨ ਵਾਲਾ, ਸੱਪ 
“ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ 
ਫੋਲਿ ਫੁਲੀਠਾ । ”-- ਗਉ ੪, ੬੧, ੩ : ੨ (171) 
ਹੋਰ ਰੁਪ - ਬਿਸੀਅਰੁ - 
“ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ।” 
-- ਰਾਮ ੧, ਸਿਗੋ ੩੮ : ੫ (942) 


ਬਿਸੀਆਰ -- ਬਹੁਤ (ਫ. ਬਸੀਯਾਰ) 


“ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ | 


ਬਿਸੀਆਰ। ?-- ਆਸਾ ੧, ਵਾਰ ੨੩ : ੩ (475) 
ਬਿਸੁ - ਵਿਸ਼, ਜਹਿਰ 
“ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ 
ਬਿਸੁ ਹਰਿ ਕਾਢਿਬਾ।” 
-- ਜੈਤ ੪, 8, ੧ : ੨ (697) 
ਬਿਸੁਆਸ -- ਨਿਸਚਾ, ਭਰੋਸਾ 
“ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉਂ 
ਮਨਹੁ ਬਿਸਾਰੀਐ ਜੀਉ।” 
-- ਸਿਰੀ ੫. ਛੰਤ ੩, ੨ : ੨ (80) 
ਹੋਰ ਰੁਪ -- ਬਿਸੁਆਸੁ -- 
“ਜਤ ਕਤ ਦੇਖਉ ਤਤ ਤਤ ਤੁਮਹੀ ਮੋਹਿ ਇਹੁ 
ਬਿਸੁਆਸੁ । ” 
-- ਗਉ ੫, ੧੨੩”, ੧ : ੧ (205) 
ਬਿਸੁਆਸੋ -- 
“ਅੰਤਰਿ ਬਾਹਰਿ ਸਰਬਤਿ ਰਵਿਆ ਮਨਿ 
ਉਪਜਿਆ ਬਿਸੁਆਸੋ।” (ਨਿਸ਼ਚਾ, 
ਵਿਸ਼ਵਾਸ)-- ਸਿਰੀ ੫, ਛੰਤ ੨, ੪ : ੫ (80) 





ਬਿਸੂਏ - ਵਿਸਵੇ, ਜ਼ਮੀਨ ਦੀ ਮਿਣਤੀ ਦੀ ਇਕ 


ਇਕਾਈ, ਵੀਹ ਵਿਸਵੇ ਦਾ ਇਕ ਵਿਘਾ 
ਹੁੰਦਾ ਹੈ। 
“ਬੀਸ ਬਿਸੁਏ ਜਾ ਮਨ ਠਹਰਾਨਾ। ” 
ਯਕੀਨਨ, ਪੂਰਨ ਤੌਰ ਤੇ) 
ਰ੍ -- ਰਾਮ ੫, ੧੬, ੨ : ੩ (887) 
ਬਿਸੁਕਾਰੇ - ਵਿਸ਼ ਵਾਲੇ, ਜ਼ਹਿਰੀਲੇ 
“ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ 
__ ਬਿਸੁਕਾਰੇ। ”-- ਨਟ ੪, ਅਸ ੬, ੫ : ੧ (983) 
ਦੀ ਪਾਲਣਾ ਕਰਨ ਵਾਲਾ 
“ਸਿਮਰਉ ਜਾਸ ਬਿਸੁੰਭਰ ਏਕੈ । ” 
-- ਗਉ ੫, ਸੁਖ ੧, ੧ : ੩ (262) 
ਬਿਸੂ -- ਵਿਹੁ ਜ਼ਹਿਰ ਰ 
“ਅੰਧੇ ਖਾਵਹਿ ਬਿਸੂ ਕੇ ਗਟਾਕ।” 


- ਸਾਰ ੫, ੧੦੫, ੧” : 


(ਭਾਵ 


੧ (1224) 
ਬਿਸੂਰ -- 

“ਹੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ 
-- ਟੋਡੀ ੫, ੨੩, 2 : ੧ (716) 


ਕੇ ਮਿਦੇ ਬਿਸੂਰੇ।” (ਝੋਰੇ) 
- ਬਿਲਾ ੫, ੧੦੮, ੧ : ੨ (825) 
ਬਿਸੇਖ -- ।. ਵਿਸ਼ੇਸ਼ 
“ਸਭ ਮਹਿ ਉਚ ਬਿਸੇਖ ਗਿਆਨੁ । ” 
- ਗਉ ੫. ਥਿਤੀ ੮ : ੬ (298) 
ਹੋਰ ਰੂਪ - ਬਿਸੇਖਾ -- 
“ਤਾ ਕੀ ਚਾਕਰੀ ਕਰਹੁ ਬਿਸੇਖਾ।” (ਵਿਸ਼ੇਸ਼ 
ਕਰਕੇ) -- ਗਉ ੫, ਅਸ ੬, ੬ : ੪ (238) 
ਬਿਸੇਖੈ -- 
“ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ। ” (ਵਿਸ਼ੇਸ਼ 
ਭਾਵ ਉਤਮ)-- ਆਸਾ ੫, ੧੧, ੨ : ੧ (373) 
2. ਵਿਸ਼ੇਸ਼ਤਾ, ਵਡਿਆਈ ਰ 
“ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ 
ਭਗਤ ਬਿਸੇਖ। ” 
-- ਕੇਦਾ ਰਵਿ, ੧, ੧" 
ਬਿਸੇਰੋ -- ਵਿਸਾਰ/ਕੁਲਾ ਦਿੱਤਾ ਹੈ 


: 2 (1124) 


ਬਿਸ੍ਹਾ 1700 ਬਿਸ੍ਹਾਸ 





ਦਾਤਾਰੁ ਬਿਸੇਰੋ।” __ - ਰਾਮ ੫, ੨੬, ੧ : ੧ (690) 
- ਕਾਨ ੫, ੨੫, ੨ : ੧ (1303) | ਬਿਸ੍ਰਾਮਨਿਧਿ - ਸੁਖ ਦਾ ਖਜ਼ਾਨਾ 
ਬਿਸ੍ਹਾ -- ਗੰਦਗੀ, ਮਲ “ਸਾਸਿ ਸਾਸਿ ਮਨੁ ਨਾਮੁ ਸਮਾਰੈ ਇਹੁ ਬਿਸ੍ਰਾਮਨਿਧਿ 


''ਬ਼ਿਖ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਹਾ ਮਾਹਿ ਪਾਈ।” __ -- ਧਨਾ ੫, ੧੦, ੧ : ੨ (673) 
ਸਮਾਈ।” -- ਵਡ ੩, ਛੰਤ ੫, ੩ : ੪ (571) | ਬ੍ਰਿਸਾਮਾ -- ਟਿਕਾਓ 


“ਕਵਿ ਜਨ ਕਲ ਸਬੁਧੀ ਕੀਰਤਿ ਜਨ ਅਮਰਦਾਸ ਧਾਈ। ” - ਮਾਰੂ ੫, ੬, ੧ : ੨ (1000) 
1” - ਸਵ ੩, ੧ : ੪ (1392) | ਬਿਸ੍ਰਾਮੁ -- ।. ਨਿਵਾਸ, ਟਿਕਾਣਾ ਰ੍ 
- ਫੈਲਾ ਦੇਣਾ, ਖਿਲਾਰ ਦੇਣਾ “ਸੰਤ ਜਨਾ ਕੈ ਮਨਿ ਬਿਸ੍ਹਾਮੁ। 
“ਮਿਤ੍ਰੰ ਤਜੰਤਿ ਸਤ੍ਰੰ ਦ੍ਿਡੰਤਿ ਅਨਿਕ ਮਾਯਾ `._- ਗਉ ੫. ਸੁਖ ੨, ੫ : ੨ (264) 
ਬਿਸੂੀਰਨਹ। ” _-- ਸਸ ੫, ੪੯ : ੨ (1356) | “ਦੇਹੀ ਮਹਿ ਇਸ ਕਾ ਬਿਸ੍ਰਾਮੁ। ” 
ਬਿਸ੍ਾਮ - !. ਬਿਸਰਾਮ, ਠਹਿਰਨ/ਆਰਾਮ ਕਰਨ - - ਗਉ ੫, ਸੁਖ ੨੩, ੧ : ੬ (293) 
ਦਾ ਥਾਂ, ਟਿਕਾਨਾ “ਦੁਖ ਬਿਨਸੇ ਸੁਖ ਕੀਓ ਬਿਸ੍ਹਾਮੁ । ” 
“ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ - ਮਾਲੀ ੫, ੫, ੧ : ੨ (987) 
`ਲਗਿੰ ਜੀਵਤੇ ਜੀਉ।” 2. ਟਿਕਾਓ, ਸ਼ਾਂਤੀ 
- ਸਿਰੀ ੫. ਛੰਤ ੩, ੩ : ੧ (80) “ਨਾਮ ਜਪਤ ਪਾਵਹਿ ਬਿਸ੍ਰਾਮੁ । ” 
“ਮਿਟਿ ਗਏ ਗਵਨ ਪਾਏ ਬਿਸ੍ਰਾਮ। ” - ਗਉ ੫, ਸੁਖ ੧੪, ੭ : ੯ (282) 


-- ਗਉ ੫, ਸੁਖ ੧੧, ੮ : ੮ (278) | 2. ਸਹਾਰਾ, ਆਸਰਾ, ਧਰਵਾਸ 
“ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ।” (ਨਿਵਾਸ -'ਬੂਡਤ ਜਾਤ ਪਾਏ ਬਿੜ੍ਾਮੁ।” 


ਦੇਣ ਵਾਲੇ) - ਸਸ ੫, ੫ : ੩ (1354) -- ਗਉ ੫. ਸੁਖ ੨੦, ੫ : ੮ (290) 
ਹੋਰ ਰੂਪ -- ਬਿਸ੍ਰਾਮੰ - “ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਹਾਮੁ।” 
“ਹੇ ਕਾਮ ਨਰਕ ਬਿਸ੍ਰਾਮਂ ਬਹੁ ਜੋਨੀ (ਧਰਵਾਸ) 
ਭੁਮਾਵਣਹ। ” (ਵਾਸਾ ਦਿਵਾਉਣ ਵਾਲੇ। ) - ਰਾਮ ੫. ੩੭, ੩ : ੧ (894) 
- ਸਸ ੫, ੪੬ : ੧ (1358) | ਬਿਸੂ -- ਜਗਤ, ਸੰਸਾਰ 
2. ਟਿੱਕਾ, ਸ਼ਾਂਤੀ, ਸਥਿਰਤਾ “ਬਿਸੂ ਕਾ ਦੀਪਕੁ ਸ੍ਰਹਾਮੀ ਤਾਚੇਰੇ ਸੁਆਰਥੀ 
“ਸੂਖ ਸਹਜ ਆਨੰਦ ਬਿਸ੍ਰਾਮ। ” ਪੰਖੀ ਰਾਇ ਗਰੂੜ ਤਾਚੇ ਬਾਧਵਾ।” _ _ 
-- ਗਉਂ ੫, ੧੪੧", ੩ : ੨ (210). ` - ਧਨਾ ਭ੍ਰਿਲੋ, ੧, ੨ : ੧ (695) 
“ਭਗਤ ਜਨਾ ਕੈ ਮਨਿ ਬਿਸ੍ਰਾਮ। ” ਬਿਸੰਭਰ -- ਜਗਤ ਦਾ ਪਾਲਣਹਾਰ, ਵਾਹਿਗੁਰੁ 
- ਗਉਂ ੫. ਸੁਖ ੨, ੧" : ੨ (262) | “ਬਿਸ੍ੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ।” 
3. ਸੁਖ, ਟਿਕਾਓ ` ਗੂਜ ੫, ੨੩, ੧ : ੧ (500). 
“ਹਰਿ ਬਿਸ੍ਰਾਮ ਨਿਧਿ ਪਾਇਿਆ। ” ਬਿਸ੍ਰਾਸ - ਸ਼ਰਧਾ, ਭਰੋਸਾ 
-- ਗਉਂ ੫, ੧੪੬", ੩ : ੧ (211) “ਸਾਧ ਸੰਗਤਿ ਉਪਜੈ ਬਿਸ੍ਹਾਸ। (ਸ਼ਰਧਾ) 
#੧ ਨੀਮ -- ਗਉ ਕਬ ਥਿਤੀ ੪ : ੩ (343) 
"ਅਨਦ ਰੂਪ ਕੀਰਤਨੁ ਬਿਸ੍ਰਾਮ। ” ਹੋਰ ਰੂਪ -- 
- ਆਸਾ ੫, ਦ੮, ੨ : 2 (392) ਨ ਉਆ ਲਗ 


5. ਆ ਟਿਕਣਾ, ਆ ਵਸਨਾ ਸੰਗਤਿ ਬਿਸ੍ਹਾਸਾ।” 


1701 


ਬਿਹਾਝਹਿ 








-- ਗਉਂ ੫, ੧੩੩”, ੧ : ੨ (205) 


“ਬਹੁਰਿ ਉਸ ਕਾ ਬਿਸ੍ਰਾਸੁ ਨ ਹੋ ਹੋਵੈ।” 
(ਵਿਸ਼ਵਾਸ, ਯਕੀਨ, ਇਤਬਾਰ) 
-- ਗਉ ੫, ਸੁਖ, ੫, ੨ : ੬ (266) 
“ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ 
`ਬਿਸ੍ਰਾਸੁ ਮਨਿ ਆਇਓ। ” (ਯਕੀਨ) 
- ਮਲਾ ੫, ੧੮, ੨ : ੨ (1270) 
“ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਹਾਸੁ 
ਪ੍ਰਭ ਧਾਰਿਆ। (ਨਿਸਚਾ) ਰ 
-- ਧਨਾ ੫, ੧੬, ੨ : ੧ (675) 
== ਵਿਸ਼ਵ, ਸੰਸਰ 
“ਓਨਿ ਸਤਿਗੁਰੁ ਸੇਵਿ ਪਰਮਪਦੁ ਪਾਇਆ 
ਉਧਰਿਆ ਮਗਲ ਬਿਸ੍ਹਾਨ। ” 
- ਸਾਰ ੫, ੨, ੪ : ੨ (1203) 
_ਬਿਹਈ ਹੈ -- ਲੰਘਦੀ ਹੈ, ਬੀਤਦੀ ਹੈ 
“ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ 
__ਰੈਨਿ ਬਿਹਈ ਹੈ।” 
-- ਗੂਜ ਕਬ, ੧, ੪ : ੧ (524) 
ਬਿਹੰਗ -- ਪੰਛੀ __ 
“ਤਰਵਰ ਬਿਰਖ ਬਿਰੰਗ ਭੁਇਅੰਗਮ ਘਰਿ ਪਿਰੁ 
ਧਨ ਸੋਹਾਗੈ।” 


- ਸਾਰ ੧, 2, 2 : 2 (1197) 


_ ਬਿਹੰਗਮ -- ਵਦੀ 


ਤਿਆਗੀ (ਸਾਧ) 
“ਰਹੈ ਬਿਹੰਗਮ ਕਤਹਿ ਨ ਜਾਈ। ” 

- ਗਉ ਕਬ, ਬਾਅ ੯ : ੩ (340) 
ਬਿਹੰਧੁ -- ਵਿਹਾਂਦੀ ਹੈ, ਉਮਰ ਗੁਜਰਦੀ ਹੈ 
“ਝੁਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ। ” 

-- ਰਾਮ ੫, ਵਾਰ ਪੇਸ, ੫, ੨ : ੮ (959) 

ਬਿਹਾਇ -- ।. ਗੁਜ਼ਰਦੀ ਹੈ, ਲੰਘਦੀ ਹੈ, ਬ਼ੀਤਦੀ 
ਹੈ ਵਿ 

“ਲੰਪਟ ਢੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ।” 

-- ਗਉਂ ੫, ਬਾਅ ੫੨ : ੬ (261) 
“ਤਾਮਸਿ ਲਗਾ ਸਦਾ ਫਿਰੈ ਅਹਿ ਨਿਸਿ ਜਲਤੁ 
ਬਿਹਾਇ। ” 

- ਬਿਹਾ ੪, ਵਾਰ ੧ਪਸ, ੩. ੧ : ੩ (554) 


ਹੋਰ ਰੁਪ -- ਬਿਹਾਈ -- 
“ਏਕ ਨਿਮਖਮਹਿ ਮੇਰਾ ਸਭੁ ਦੁਖੁ ਕਾਟਿਆ 
ਨਾਨਕ ਸੁਖਿ ਰੈਨਿ ਬਿਹਾਈ।” 
- ਮਲਾ ੫, ੬, ੨: ੨ (1267) 
ਬਿਹਾਏ -- ` 
ਕਾਹੂ ਪਵਨ ਧਾਰ ਜਾਤ ਬਿਹਾਏ। ” 
-- ਰਾਮ ੫, ਅਸ ੩, ੪ : ੩ (914) 
2. ਰੋਹੜ ਦੇ 
“ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ।” 
-- ਸਲੋ ਕਬ, ੧੭੩ : ੧ (1373) 


ਬਿਹਾਗ -- ਸਵੇਰ 


“ਸਾਝ ਬਿਹਾਗ ਤਕਹਿ ਆਗਾਸੁ। ” 
-- ਗਉ ੧, ੬, ੩: ੨ (152) 
ਹੋਰ ਰੂਪ -- ਬਿਹਾਗੈ - _ 
0 ਪਹਰੁ ਭਇਆ ਦਉਤੁ ਘਿਹਾਗੈ 
ਤੀ 
-- ਤੁਖਾ ੧, ਛੰਤ ੨, ੪ : ੧(1110) 


`ਬਚਾਝਰਿ -- ਖਰੀਦੇ ਹਨ 


` ਬਿਖੁ ਖਾਵਣਿਆ।” 
-- ਮਾਝ ੩, ਅਸ ੧੮, ੭ : ੩ (120) 


ਹੋਰ ਰੁਪ - ਬਿਹਾਝਹੁ -- 


“ਜਾ ਕਉ ਆਇ ਸੋਈ ਬਿਹਾਝਹੁ ਹਰਿ ਗੁਰ 
ਤੇ ਮਨਹਿ ਬਸੇਰਾ।” (ਵਣਜ ਕਰੋ, ਖਰੀਦੋ) 
`= ਗਉਂ ੫, ਸੋਹ ੫, ੩ : ੧ (13) 


ਬਿਹਾਝਨ -- ਰ 

ਹੇਤ ਸਾਜਨ ਤਿਆਗਿ ਖਰੇ।” (ਖਰੀਦਨਾ). 
- ਬਿਲਾ ੫. ਇਨ (823) 

ਬਿਹਾਝੀ -- 

“ਕਰਿ ਕਰਿ ਅਨਰਥ ਬਿਚਾਝੀ ਸੰਧੈ ਸੁਇਨਾ 

ਰੂਪਾ ਦਾਮਾ।” (ਖਰੀਦੀ ਭਾਵ ਇਕੱਤਰ 

ਕੀਤੀ) _ _-- ਗੂਜ ੫, ੮, ੩ : ੧ (497) 

ਬਿਹਾਝੇ_ -- 

“ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ 


ਹਰਿ ਕ੍ਰਿਪਾ ਕਰੈ।” (ਵਿੱਕੇ ਸਾਡਾ ਵਣਜ 
ਹੋਇਆ) - ਮਲਾਂ 8, ੩, ੨ : ੧ (1263) 


ਬਿਹਾਣੀ 


ਬਿਹਾਣੀ -- ਲੰਘੀ, ਬੀਤੀ, ਗੁਜ਼ਰੀ 
“ਭਰਣ ਪੋਖਣ ਸੰਗਿ ਅਉਧ ਬਿਹਾਣੀ।” 

- ਸੂਹੀ ੫, ੩੩, ੩ : ੧ (743) 
ਬਿਹਾਣੀਤਾ -- ਲੰਘ/ਗੁਜ਼ਰ/ਬੀਤ ਜਾਂਦੀ ਹੈ 
“ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ 
ਬਿਹਾਣੀਤਾ। ” -- ਗਉ ੧, ੧੫, ੪ : ੧ (156) 
ਬਿਹਾਤ -- ਬ਼ੀਤਦੀ/ਲੰਘਦੀ/ਗੁਜ਼ਰਦੀ ਜਾਂਦੀ ਹੈ 
ਤਿਸ 
ਕਰੁਣਾ ਪਤੇ।” 

- ਆਸਾਂ ੫, ਛੰਤ ੧੪, ੧ : ੩ (462) 
ਹੋਰ ਰੂਪ -- ਬਿਹਾੜਤੁ -- 
“ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾੜੁ 
_ਹੈ।” (ਬੀਤ, ਲੰਘ) 

-- ਜੈਜਾ ੯, ੨, ੨ : ੨ (1352) 
ਬਿਹਾਨਿ -- ਲੰਘਦੀ/ਗੁਜ਼ਰਦੀ/ਬੀਤਦੀ ਹੈ 
“ਲਾਲਚ ਝੂਠ ਬਿਕਾਰ ਮਹਾਮਦ ਇਹ ਬਿਧਿ ਅਉਧ 
ਬਿਹਾਨਿ।” -- -- ਕੇਦਾ ਕਬ, ੫, ੨ : ੧ (1124) 
ਹੋਰ ਰੂਪ -- ਬਿਹਾਨੀ -- 

“ਹਉ ਸੰਚਉ ਹਉ ਖਾਟਤਾ ਸਗਲੀ ਅਵਧ 
ਬਿਹਾਨੀ। ” (ਲੰਘ ਗਈ) “ 

- ਗਉ ੫, ਅਸ ੧੫, ੧" : ੧ (242) 

`ਬਿਹਾਨੀਆ -- 
_ਅਜਾਨ।” (ਲੰਘ ਗਈ) ਰ 

- ਗਉ ੫, ਬਾਅ ੪੭ਸ : ੧ (260) 





ਬਿਹਾਨੇ -- 
'ਇਆਹੂ ਜੁਗਤਿ ਬਿਹਾਨੇ ਕਈ ਜਨਮ।” 
(ਲੰਘ ਗਏ) 
- ਗਊ ੫. ਸਖ ੪, ੭ : ੯ (268) 
ਬਿਹਾਨੋ -- 
“ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ।” 
-- ਰਾਮ ੫, ੪੮, ੨. : ੧ (898) 
ਬਿਹਾਰੀ -- ਅਨੰਦ ਦੇਣ ਵਾਲਾ ਭਾਵ ਹਰੀ 
“ਸੀਤਲਾ ਤੇ ਰਖਿਆ ਬਿਹਾਰੀ। ? 
-- ਗਉਂ ੫, ੧੭੨, ੧ : ੧ (200) 
ਬਿਹਾਲ -- (ਫਾ. ਬਦਹਾਲ), ਬੁਰੇ ਹਾਲ ਵਾਲਾ 


1702 
ਹ "ਲਖ ਘਾਟੀ ਊਂਚੋਂ ਘਨੋ ਚੰਚਲ ਚੀਤ ਬਿਹਾਲ। ” 





ਬਿਹੂਣਾ 





- ਚਉਂ ੫. ੯ : ੧ (1364) 
ਹੋਰ ਰੂਪ -- ਬਿਹਾਲਿਆ -- 
“ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ। ” 
(ਦੁਖੀ, ਵਿਆਕੁਲ) 
< - ਫੁਨ ੫, ੧੪ : ੧ (1362) 
“ਪੁਤੁ ਮਿਤ੍ਰ ਬਿਉਹਾਰ ਬਨਿਤਾ ਏਹ ਕੱਰਤ 
ਬਿਹਾਵਏ । ”-- ਜੈਤ ੫. ਛੰਤ ੩, ੧ : ੪ (705) 
ਬਿਹਾਵਤ -- ਲੰਘੇ, ਗੁਜ਼ਰੇ, ਬੀਤੇ 
“ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ 
ਬੁਡੇ ਐਸੇ।”-- ਬਿਲਾ ੫, ੧੨੫, ੧ : ੨ (829) 
ਬਿਹਾਵਥ -- ਗੁਜ਼ਰਦੀ/ਬੀਤਦੀ/ਲੰਘਦੀ ਹੈ ੍ 
ਹਉ ਕਰਤ ਬਿਹਾਵਥ। ” 


- ਮਾਰੂ ੫, ੧੦, ੨ : ੧ (1001). 


। ਬਿਹਾਵਾ -- ਗੁਜ਼ਰਦੀ ਹੈ 


"ਜਨ ਨਾਨਕ ਕਉ ਗੁਰ ਪੂਰਾ ਭੋਟਿਓ ਸੁਖਿ ਸਹਜੇ 
ਅਨਦ ਬਿਹਾਵਾ। ” 

- ਸਾਰ ੫, ੩੯, ੨ : ੨ (1212) 
ਹੋਰ ਰੂਪ -- ਬਿਹਾਂਵੈ -- 
“ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ।” 

(ਲੰਘਦੀ ਹੈ) 

- ਗਉ ੫, ਸੁਖ ੧, ੬ : ੪ (263) 
ਬਿਹੂਣ -- ਬਿਨਾਂ ਰ੍ 
“ਨਾਮ ਬਿਰੂਣ ਮੁਕਤਿ ਕਿਉ ਹੋਇ।” 

- ਸਾਰ ੪, ਵਾਰ ੧ਸ, ੧, ੩ : ੪ (1237) 
ਬਿਹੂਣਾ -- (ਅ. ਬਦੂੰ) ਵਿਹੂਣਾ, ਰਹਿਤ, ਬਿਨਾਂ 
“ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ 
ਬਿਹੂਣਾ। ” -- ਆਸਾ ਕਬ, ੧. ੩ : ੧(475) 
ਹੋਰ ਰੂਪ -- ਬਿਹੂਣੀ -- 

“ਨਾਮ ਬਿਹੂਣੀ ਦੁਖਿ ਜਲੈ ਸਬਾਈ।” 
ਵਿਹੂਣੀ) -- ਆਸਾ ੩, ੪੫, ੨ : ਗਿ 
ਬਿਹੂਣੇ - 
“ਨਾਮ ਬਿਹੂਣੇ ਚਲਸਹਿ ਰੋਇ।” 
- ਰਾਮ ੫, ੨੪, ੨ : ੪ (890) 


ਬਿਹੂਣੈ -- 


ਬਿਹੁਨ 


1703 


ਬਿਕਾਇ 








“ਨਾਮ ਬਿਹੂਣੈ ਮਾਥੇ ਛਾਈ। ” 
-- ਆਸਾ ੧, ਅਸ ੨, ੧ : ੪ (42) 
ਬਿਹੂਨ -- ਸ਼ਿਨਾ, ਰਹਿਤ, ਬਗੈਰ 
“ਨਾਮ' ਬਿਹੂਨ ਜੀਵਨ ਕਉਨ ਕਾਮ। " 


-- ਗਉ ੫, ੧੧੧, ੧" : ੨ (16੧) 
ਬਿਹੂਨੜਿਆ -- ਵਿਹੁਨੇ, ਰਹਿਤ, ਬਗੈਰ 
'ਨਾਮ ਬਿਹੂਨੜਿਆ ਸੇ ਮਰਨਿ੍‌ ਵਿਸੂਰਿ ਵਿਸੂਰਿ। ” 


-- ਆਸਾ ੫, ੧੦੬, ੨ : 2 (397) 
ਬਿਹੁਨਾ -- ਰਹਿਤ, ਵਿਹੂਨਾ 
“ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ 
ਜਿੰਉ ਮਹ] ” 
-- ਸਿਰੀ ੫, ਛੰਤ ੩. ੧ : ੪ (80) 
“ਮੋਹਿ ਨਿਰਗੁਨ ਸਭ ਗੁਣਹ ਬਿਹੂਨਾ। ” (ਖਾਲੀ) 


- ਬਿਲਾ ੫, ੧੪, ੧: ੨ (805) | 


ਹੋਰ ਰੁਪ -- ਬਿਹੁਨੀ -- 
“ਗੁਰਮਤਿ ਸਾਰੁ ਹੋਰ ਨਾਮ ਬਿਰੂਨੀ। ” 
-- ਰਾਮ ੧, ਓਅੰ ੨੦ : ੮ (932) 
ਬਿਹੂਨੇ -- 
ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ। ” 
-- ਗਉ ੫, ਬਾਅ ੪ਸ : ੨ (250) 
1. ਔਖਾ, ਕਠਿਨ, ਬੁਰੀ ਸ਼ਕਲ ਦਾ 
ਭਿਆਨਕ (ਮਹਾਨਕੋਸ਼) 
“ਬਿਨੁ ਪ੍ਰਭ ਕੋਇ ਨ ਰਾਖਨਹਾਰੁ ਮਹਾ ਬਿਕਟਣ ਜਮ 
ਭਇਆ।” _ -- ਸਿਰੀ ੫, ੮੪, ੪ : ੨ (47) 
“ਟਟਾ ਬਿਕਣ ਘਾਟ ਘਟ ਮਾਹੀ।” (ਬਿਖੜਾ) 
-- ਗਉ ਕਬ, ਬਾਅ ੧2 : ੧ (341) 
2. ਬਿ“ਕਟ, ਨ ਕਟੀਆ ਹੋਈਆਂ ਭਾਵ ਲੰਮੀਆਂ 
“ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ 
ਕਾਈ ਹੇ।” 
-- ਮਾਰੂ ੧, ਸੋਲਾ ੨, ੫ : ੩ (1021) 
ਬਿਕਰਾਲ -- ਭਿਆਨਕ, ਡਰਾਉਣਾ 
“ਹਉ ਬਿਗੜੈ ਰੂਪਿ ਰਹਾ ਬਿਕਰਾਲ। ” 
ਰ੍ - ਸਿਰੀ ੧, ੨੯, ੧” : ੨ (24) 
ਹੋਰ ਰੁਪ -- ਬਿਕਰਾਲਾ -- 


ਬਿਕਟ -- 


“ਮਨਮੁਖ ਕੁਚੀਲ ਕੁਛਿਤ ਬਿਕਰਾਲਾ। ” . 


(ਡਰਾਉਣਾ) 


-- ਗਉਂ ੧, ਅਸ ੪.੬ : ੨ (222) 











ਬਿਕਰਾਲੂ -- 
(ਡਰਾਉਣੇ) _-- ਬਿਲਾ ੪, ੧੧ : ੩ (854) 
ਬਿਕਲ -- 1. ਕਲ (ਆਵਾਜ਼) ਬਿਨਾਂ, ਨਾ ਸੁਣ 
ਸਕਨ ਵਾਲੇ 
ਥਾਕਾ।  -- ਆਸਾ ਕਬ, ੧੮. ੩ : ੧ (480) 
2. ਵਿਆਕੁਲ, ਬੁਧੂ, ਬੇ ਸੁਧ, ਮਸਤ :- 
“ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ 
ਸੰਗਿ ਮਾਇਓ।” 
-- ਦੇਵ ੫, ੧੫, ੧” : ੨ (531) 
“ਜਿਉ ਆਕਲ ਬਿਕਲ ਭਈ ਗੁਰ ਦੇਖੋ ਹਉ 
ਲੋਟ ਪੋਟ ਹੋਇ ਪਈਆ।”” 
- ਬਿਲਾਂ ੪, ਅਸ ੫, ੧” : ੨ (836) . 
“ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ 
ਮਾਨ ਅੰਧ।” 
“ਬਿਕਲ ਮਾਇਆ ਸੰਗਿ ਧੰਧ।” (ਘਬਰਾਇਆ 
ਹੋਇਆ) 
-- ਕਾਨ ੫, ੪੧, ੧ : ੧;੨ (1306) 
ਹੋਰ ਰੁਪ -- ਬਿਕਲੂ -- 
“ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ 
ਸੰਗਿ ਮਾਇਆ। ” 
-- ਸਿਰੀ ੧, ਪਹ ੧, ੩ : ੩ (75) 
3. ਕੰਮਜ਼ੋਰ 
“ਜਬ ਲਗੁ ਬਿਕਲ ਭਈ ਨਹੀ ਬਾਨੀ। 
-- ਭੈਰ ਕਬ, ੯, ੨ : ੩ (।159) 
4. ਅਪੂਰਣ ਭਾਵ ਮਿਥਿਆ (ਮਹਾਨਕੋਸ਼) ਕਠਿਨ 
(ਦਰਪਨ) 
“ਜਿਨਿ ਸਕਲ ਬਿਕਲ ਕ੍ਰਮ ਕਾਟੇ ਮੋਰ।” 
-- ਬਸੰ ਰਾਮਾ, ੧, ੩ : ੨ (1195) 


ਬਿਕਾਇ -- ਵਿਕਦੇ/ਵੇਚੇ ਜਾਂਦੇ ਹਨ 


“ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ । ” 
-- ਸਲੋ ਕਬ, ੧੬ : ੨ (1365) 
ਜਰੀ ਕੂ ਬਿਕਾਈ -- 


--- ਪ੍ਰਭਾ ੧, ਅਸ ੪, ੨ : ੨ (1344) 


1704 


ਬਿਕਾਰੀ 











ਬ਼ਿਕਾਨਉ 
ਬਿਕਾਨਉ -- ਵਿਕ ਗਿਆ ਹੈ 
“ਮਨੁ ਮਾਇਆ ਕੈ ਹਾਥਿ ਬਿਕਾਨਉ।” 
-- ਜੈਤ ਰਵਿ, ੧, ੧" : ੨ (710) 
ਹੋਰ ਰੂਪ -- ਬਿਕਾਨਾ -- ਹ 
“ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ | 
ਹਾਥ ਬਿਕਾਨਾ। (ਵਿਕ ਗਿਆ) 
- ਸੋਰ ੯, ੧੦, ੨ : ੧ (633) 
ਬਿਕਾਨੋ -- 


“ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ 
ਬਿਕਾਨੋ ਲਾਖਾ।” (ਵਿਕਿਆ) 

. __- ਜੈਭ ੪, ੨, ੧ : ੨ (696) 
ਬਿਕਾਰ -- ।. ਦੋਖ, ਐਬ, ਵਿਕਾਰ, ਬੁਰਾਈਆਂ, 
“ਬਿਖੈ ਬਿਕਾਰ ਦੁਸਟ ਕਿਰਪਾ ਕਰੇ ਇਨ ਤਜਿ 

ਆਤਮੈ ਹੋਇ ਧਿਆਈ। ” 

- ਸਿਰੀ ੧, ੨੬, ੨ : ੧ (23) 
“ਇਹ ਕਾਰਜਿ ਤੇਰੇ ਜਾਹਿ ਬਿਕਾਰ।” 

- ਗਉ ੫, ੮੭, ੨: ੧(185) 
"ਬਧੇ ਬਿਕਾਰ ਲਿਖੇ ਬਹੁ ਕਾਗਰ।” 

-- ਗਉਂ ੫. ੧੪੭, ੪ : ੧(195) 
(ਮਹਾਨਕੋਸ਼ ਅਰਥ “ਦੁਖ ਕਰਦਾ ਹੈ) 


"ਪਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ 


ਬਿਕਾਰ। (ਵਿਕਾਰ ਪਾਪ) 

- ਗਉ ੫. ਬਾਅ ੯ : ੪ (252 
“ਅਜਹੁ ਬਿਕਾਰ ਨ ਛੋਡਈ ਪਾਪੀ ਮਨ ਮੰਦਾ।” 
(ਮੰਦੇ ਕਰਮ, ਮੰਦ ਵ੍ਰਿਤੀ) 

- ਬਿਲਾ ਕਬ, ੩, ੧ : ੨ (੧੨5) 
ਹੋਰ ਰੂਪ -- ਬਿਕਾਰੰ -- 


ਬਿਕਾਰੰ। ” (ਵਿਕਾਰਾਂ ਨਾਲ) 


-- ਸਸ ੫, ੧੬ : ੨ (1355) 


ਬਿਕਾਰਹ -- 
੬ _ਬਿਕਾਰਹ ਚਿਤਵਤੇ ਝੂਠੇ ਕਰਤੇ 
” (ਵਿਕਾਰਾਂ ਨੂੰ) 
-- ਸਲੋ ਕਬ, ੨੦੫ : ੧ (1375) 
ਬਿਕਾਰਾ -- 


“ਰਹਤ ਰਹਤ ਰਹਿ ਜਾਹਿ ਬਿਕਾਰਾ। ` (ਐਬ 
ਵਿਕਾਰ) -- ਗਉ ੫, ਬਾਅ ੪੪ : ੫ (259) 




















“ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ 
ਛਾਰ ਬਿਕਾਰਾ ਹੈ। ” (ਵਿਕਾਰਾਂ ਦੀ) 
- ਮਾਰੂ ੧, ਸੋਲਾ ੧੦, ੧੫ : ੩ (1031) 
2. ਕਾਮ ਕ੍ਰੋਧ ਲੋਭ ਮੋਹ ਆਦਿ ਵਿਕਾਰ 
"ਲਾਲਚ ਝੂਠ ਬਿਕਾਰ ਮੋਹ ਬਿਆਪਤ ਮੁੜੇ 
ਮੱਧ ।”--- ਗਉ ੫. ਬਾਅ ੧੧ਸ : ੧ (252) 
"ਗੁਰ ਕਾ ਸਿਖੁ ਬਿਕਾਰ ਤੇ ਹਾਟੈ। 
- ਗਉਂ ੫, ਸੁਖ ੧੮, ੧ : ੬ (286) 
"ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬੇਕਾਰ । ” 
- ਗਉ ੫, ਬਾਅ ੨੪ਸ : ੧ (255) 
`'ਸ਼ਿਨੁ ਭੈ ਕਥਨੀ ਸਰਬ ਬਿਕਾਰ। ” (ਫਜੂਲ 
ਮਾੜਾ) _ - ਭੈਰ ੫, ੧੯. ੫ : ੩ (1140) 
ਬਿਕਾਰਾ -- ।. ਵਿਕਾਰ, ਬੁਰਾਈਆਂ, ਵੇਖੋ ਬਿਕਾਰ 
(1) 
2. ਤਬਦੀਲੀ, ਪਰਿਵਰਤਨ 
''ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ 
ਬਿਕਾਰਾ। 
- ਮਲਾ ੧, ਵਾਰ ੨ਪਸ, ੧, ੨ : ੨੫ (1290) 
ਬਿਕਾਰਿ -- ਵਿਕਾਰਾਂ ਨਾਲ 
“ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ 
ਕਮਾਵਨੇ । ” 
-- ਬਿਹਾਂ ੫. ਛੰਤ ੮. ੨ : ੩ (347) 
ਹੋਰ ਰੂਪ -- ਬਿਕਾਰਿਓ -- 
`ਸੁਆਦ ਲੂਭਤ ਇੰਦੀ ਰਸ ਪ੍ਰੇਰਿਓ ਮਦ ਰਸ 
ਲੈਤ ਬਿਕਾਰਿਓ ਰੇ।” (ਵਿਕਾਰਾਂ ਦੇ) 
- ਗਉ ਕਬ, ੫੬, ੩ : ੧ (335) 
ਬਿ ਰੀ - 
੧3 ਨਦੀ ਅਨਿਕ ਪਰਕਾਰ ਪਰਗ੍ਰਹ 
ਰੀ (ਵਿਕਾਰ ਭਾਵ ਬਦਫੇਲੀ) 
“- ਗਉਂ ੫, ੧੫੪”, ੨ : ੧ (213) 
“ਸੰਤ ਕਾ ਦੋਖੀ ਸਦਾ ਬਿਕਾਰੀ। ” (ਐਬੀ) 


- ਗਉਂ ੫. ਸੁਖ ੧੩, ੪ : ੬ (280) 


ਬਿਕਾਰੀ -- ।. ਐਬ, ਬਦਫੈਲੀ ਕਰਨ ਵਾਲਾ, 
2. ਬੇਕਾਰ, ਨਿਕੰਮੇ 








ਬਿਕਾਰੁ 1705 ਬਿਖਨਾ 
ਕਰਮ ਬਿਕਾਰੀ। ” ਰ੍ ਬਿਕੂਦਾ -- ਵੇਚਦਾ 
. =- ਸਾਰ ੧, ੩, ੩ : ੨ (1198) “ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ 
3. ਵਿਕਾਰਾਂ ਵਾਲੀ, ਐਬੀ ਖਾਇ।” _-- ਰਾਮ ੧, ਓਅੰ ੫੩ : ੩ (938) 
ਰ ਦਾ - 1. 


੮ %, 2, ੧ (0 1 


ਬਿਕਾਰੁ -- ।. ਬੇਕਾਰ, ਨਿਕੰਮਾ ਵਿਅਰਥ 
ਗਿਆਨੀ।” -- ਗਉ ੫, ਸੋਹ ੫, ੨ : ੧(13) 
“ਜਮ ਦਰਿ ਬਾਧਉ ਮਰੈ ਬਿਕਾਰੁ ।” 

-- ਰਾਮ ੧, ਅਸ ੪, ੬ : ੩ (904) 
ਹੋਜੂ ਬਿਕਾਰੋ -- 

ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ 

ਬਿਕਾਰੋ।`` (ਵਿਅਰਥ) 

-- ਵਡ ੧. ਅਲਾ ੧, ੪: ੨ (੨ 
2. ਬੁਰਾਈ, ਵਿਕਾਰ 

“ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ 
ਦੁਖ ਜਾਰੇ।`” 

- ਆਸਾ ੫. ਛੰਤ ੧੦, ੧ : ੫ (459) 
ਹੋਰ ਰੂਪ -- ਬਿਕਾਰੇ -- 

ਮਾਨਾ।? (ਬੁਰਾਈ, ਵਿਕਾਰ) 

- ਸੂਹੀ ੫. ਛੰਤ ੪, ੪ : ੩ (779) 
ਬਿਕਾਰੋ -- 
“ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ 
ਬਿਕਾਰੋ।” (ਵਿਕਾਰਾਂ ਵਿਚ) _ 

_ -- ਵਡ ੧, ਅਲਾ ੩, ੩ : ੨ (580) 
ਬਿਕਾਲ -- ਬ਼ਿ-ਕਾਲ ਅਰਥਾਤ ਜਨਮ 
“ਕਾਲ ਬਿਕਾਲ ਸਬਦਿ ਭਏ ਨਾਸੁ। ” 

-- ਬਿਲਾ ੧, ਅਸ ੨, ? : ੪ (832) 
ਹੋਰ ਰੁਪ -- ਬਿਕਾਲੂ -- 

“ਕਾਲੇ ਬਿਕਾਲੂ ਭਏ ਦੇਵਾਨੇ ਮਨੁ ਰਾਖਿਆ 
ਗੁਰਿ ਠਾਇ। ” (ਜਨਮ) 

- ਸੂਹੀ ੧, ਛੰਤ ੨, ੪ : ੫ (764) 

“ਕਾਲੂ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ 
ਮਨੁ ਮਾਰੀ।” (ਜੀਵਨ) 


- ਰਾਮ ੧, ਅਸ ੯. ੧੧ : ੧ (908) 





79) 





“ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ 
ਸੋਰ।” - ਗਉ ੫. ਬਾਅ ੯ਸ : ੧ (251) 
2. ਵਿਸ਼ੇ ਵਿਕਾਰ 
ਚਾਖਤ ਬੇਗਿ ਸਗਲ ਬਿਖ ਹਰੈ ।” 
- ਗਉਂ ਕਬ. ਵਾ ੨ : ੨ (344) 
3. ਵਿਹੁ, ਜ਼ਹਿਰ 
“ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ 
ਸੰਸਾਰੋਂ।” 


ਲੂ (੩. (7੩੧1 


ਬਿਖਈ -- ।. ਵਿਸ਼ੇ ਦੀ, ਵਿਸ਼ਿਆਂ 'ਦਾ ਸੇਵਨ 
ਕਰਨ ਵਾਲਾ, ਵਿਸ਼ੇ ਵਿਕਾਰਾਂ ਵਲ 
ਜਾਣ ਵਾਲਾ 
“ਓਹੁ ਬਿਖਈ ਓਸੁ ਰਾਮ ਕੋ ਰੰਗੁ।” 
-- ਗਉ ੫, ੧੬੦, ੧" : ੨ (198) 
“ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ 


ਤੁਮਾਰੈ ਪਾਈ।” (ਵਿਕਾਰੀ) 
- ਸਾਰ ੫, ੬੫, ੧: ੧ (1217) 
2. ਵਿਸ਼ੇ ਵਿਕਾਰਾਂ ਦੇ __. ਰ੍ 
“ਜਿਉ ਗ੍ਰਸਤ ਬਿਖਈ ਧੰਧੁ। ` 
-- ਬਿਲਾ ੫, ਅਸ ੨, ੮ : ੪ (੧3੧) 
ਬਿਖੰਡਨੋ -- ਨਾਸ ਕਰਨ ਵਾਲੇ 
ਬਿਖੰਡਨੋ। ` 
-- ਬਿਲਾ ੫, ਛੰਤ ੩, ੧ : ੪ (847) 
ਬਿਖੰਡਿਓ -- ਨਾਸ ਕੀਤੇ 
-- ਸਵ ੩, ੨੧ : ੪ (1396) 
ਬਿਖਨਾ -- ਵਿਸ਼ਿਆਂ ਦਾ 
“ਬਿਖਨਾ ਘਿਰਿਆ। ” 
- ਸੂਹੀ ੫, ੪੪, ੨ : ੨ (746) 


ਬਿਖਮ 


1706 


ਬਿਖਰਿ 








ਬਿਖਮ -- ।. ਡਰਾਉਣਾ, ਭਿਆਨਕ _ 
'“ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ 
ਨ ਪ੍ਰਵੇਸੰ।” -- ਸਿਰੀ ਭ੍ਰਿਲੋ, ੨, ੩ : ੧ (92) 
(ਮਹਾਨਕੋਸ਼ ਅਰਥ ਊਚਾ ਨੀਵਾਂ, ਨਾ ਹਮਵਾਰ 
ਕਰਦਾ ਹੈ) 


ਹੋਰ ਰੂਪ -- ਬਿਖੰਮ - 
“ਧਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ 
ਨਿਕਟਿ ਬਿਖੰਮ ਜਰੀ।” 
-- ਸਮੁ ੫, ੩” : ੪ (1387) 
2. ਕਠਿਨ, ਔਖਾ 
“ਬਿਖਮ ਸਾਗਰੁ ਤੇਈ ਜਨ ਤਰੇ।”` (ਔਖਿਆਂ 
ਤਰਿਆ ਜਾਣ ਵਾਲਾ) ਰ੍ 


-- ਗਉਂ ੫, ੧੩੭, ੪ : ੧(193) 

“ਧਨ ਨਾਹ ਬਾਝਹੁ ਰਹਿ ਨ ਸਾਕੇ ਬਿਖਮ ਰੈਣਿ 
ਘਣੇਰੀਆ।” (ਔਖੀ) 

-__ -- ਗਉ ੧, ਛੰਤ ੨, ੧ : ੩ (243) 

3. ਡਾਢੀ , 


- ਆਸਾ ੫, ੨੬, ੩ : ੧ (377) 


`_4. ਔਖਾ, ਸਖਤ 
“ਕੋਊ ਬਿਖਮ ਗਾਰ ਤੋਰੈ।”` (ਮੁਸ਼ਕਲ ਨਾਲ 
ਤੋੜੇ ਜਾਣ ਵਾਲਾ) 


-- ਆਸਾ ੫. ੧੫੪, ੧" : ੧ (40੧) 
"ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ। ” 
-- ਗੂਜ ੫, ਵਾਰ ੧੫ : ੭ (522) 
5. ਵਿਖ (ਜ਼ਹਿਰ) ਰੂਪੀ 
“ਅਤਿ ਲੁਬਧ ਲੁਭਾਨਉ ਬਿਖਮ ਮਾਇ। 
ਰੂਪੀ ਮਾਇਆ) 
- ਬਸੰ ੧, ਅਸ ੨,੧: ੨(।1੧੩7) 
ਬਿਖਮਤਾ -- ਦੁੱਖ 


₹3 (ਬਿਖ 


'ਬਾਂਸਰੋ ਰੈਣੀ।” -- ਗਾਥਾ ੫. ੮ : ੨ (1360) 
ਬਿਖਮੁ -- ।. ਔਖਾ ਰ 
“ਤੇਰਾ ਬਿਖਮੁ ਭਾਵਨੁ।” (ਤੈਨੂੰ ਚੰਗਾ ਲਗਨਾ 
ਔਖਾ ਹੈ) - ਸਿਰੀ ੫. ੯੭, ੧" : ੨ (51) 


ਅੰਧਿਆਰਾ। ” 








-- ਆਸਾ ੪, ਛੰਤ ੯, ੪ : ੫ (443) 

2. ਅਔਖਿਆਂ (ਤਰਿਆ ਜਾਣ ਵਾਲਾ) ਔਖਿਆਂ 
(ਤੋੜਿਆ ਜਾਣ ਵਾਲਾ) ਆਦਿ __ 

"ਭਵਜਲ ਬਿਖਮੁ ਡਰਾਵਣੇਂ ਨਾ ਕੰਧੀ ਨਾਪਾਰੁ।” 

' _-- ਸਿਰੀ ੧, ਅਸ ੧੦, ੪ : ੧ (59) 

"ਆਤਮ ਗੜ ਬਿਖਮੁ ਤਿਨਾ ਹੀ ਜੀਤਾ।” 


-- ਮਾਝ ੫, ੧੮, ੩ : ੨ (99) 
ਨ ਬਿ ਬੀ (ਔਖਿਆ, 
ਦਸਿਆ ਜਾਣ ਵਾਲਾ) 


- ਗਉ ੧, ੨,੪:੪(151) 
“ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ 


ਸਰਣਾਈ।” 
- ਆਸਾ ੪, ਛੰਤ ੮, ੨ : ੬ (442) 
ਹੋਰ ਰੂਪ - ਬਿਖਮੋ -- 
'ਬਿਖਮੋ ਬ਼ਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ 


ਰਾਮ।” (ਔਖਿਆ ਜਿਤਿਆ ਜਾਣ ਵਾਲਾ) 
-- ਆਸਾ ੫. ਛੰਤ ੧, ੪ : ੫ (453) 
3. ਡਾਢਾ 
“ਆਗੈ ਜਮਦਲੁ ਬਿਖਮੁ ਘਨਾ।” 
-- ਗਉ ੧, ੧੪, ੧" : ੨ (155) 
“ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ 
ਜਾਈ ਲੈਨ। ” (ਔਖਿਆ ਪ੍ਰਾਪਤ ਹੋਣ ਵਾਲਾ) 
- ਧਨਾ ੫, ੧੩, ੧": ੨ (674) 
ਤੇਰਾ ਹੈ ਭਾਣਾ।” (ਕਰੜਾ) 
- ਬਸੰ ੫, ੨੦. ੪: ੧ (186) 
ਬਿਖਯੰਤ - ਵਿਸ਼ਈ 
ਮਰਰਿਕਟਹ। ` -- ਸਸ ੫, ੪2 : ੨ (1358) 
(ਮਹਾਨਕੋਸ਼ ਅਰਥ 'ਪ੍ਰਸਿੱਧ' ਕਰਦਾ ਹੈ) 
ਬਿਖਯਾ -- ਜ਼ਹਿਰ, ਬਿਖ 
''ਬਿਖਯਾ ਭਯੰਤਿ ਅੰਮ੍ਰਿਤੰ ਦੂਸਟਾਂ ਸਖਾ ਸੂਜਨਹ।” 
-- ਸਸ ੫, ੩੭: ੧(1357) 
ਬਿਖਰਿ - ਖਿਲਰ/ਖਿੰਡ ਜਾਵਾ 
“ਲ ਕਰੀ ਬਿਖਰਿ ਜਰੀ ਮੰਝ ਭਾਰਿ।” 
- ਰਾਮ ੧, ੧੧, ੨ : ੪ (879) 


ਹੋਰ ਰੂਪ -- ਬਿਖਰਿਓ -- 


ਬਿਖਲੀਆ 


ਹਸਤੰ। ਚੁਨਿਓ ਨ ਜਾਈ। ” (ਖਿੰਡੀ/ਖਿਲਰੀ 
ਹੈ) -- ਰਾਮ ਕਬ, ੧੨. ੨ : ੧ (972) 
ਬਿਖਰੀ -- 
“ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ 
ਨ ਜਾਇ।” (ਖਿਲਰੀ) 
-- ਸਲੋ ਕਬ, ੨੩੮ : ੧ (1377) 
ਬਿਖਲੀਆ -- ਜ਼ਹਿਰੀਲੀ 
“ਮਾਇਆ ਫ਼ਲੀਆ ਬਿਕਾਰ ਬਿੰਖਲੀਆ। ” 
-- ਆਸਾ ੫, ੫੫, ੪ : ੧ (385) 
ਬਿਖਲੀਪਤਿ -- ਵਿਕਾਰਾਂ ਨਾਲ ਲਿਬੜਿਆ (ਮਹਾਨ 
ਕੋਸ਼); ਵਿਭਚਾਰਨ ਦਾ ਪਤੀ ਭਾਵ 
ਦੁਰਾਚਾਰੀ ਮਨੁੱਖ (ਦਰਪਣ, 
ਸ਼ਬਦਾਰਥ) 
“ਦੁਰਮਤਿ ਮਦੁ ਜੋ ਪੀਵਤੇ ਬਿਖਲੀਪਤਿ ਕਮਲੀ । ” 
-- ਆਸਾ ੫, ੧੧੪, ੪ : ੧ (399) 
ਬਿਖੜਾ -- ਔਖਾ, ਦੁਰਗਮ, ਦੁਖਦਾਈ, ਕਠਿਨ 
“ਬਿਖੜਾ ਥਾਨੁ ਨ ਦਿਸੈ ਕੋਈ।`” 
-- ਮਾਝ ੫, ੪੩, ੨ : ੨ (107) 


ਹੋਰ ਰੂਪ -- ਬਿਖੜੀ -- ੍ 
“ਜਾ ਕੀ ਮਹਾ ਬਿਖੜੀ ਕਾਰ।” (ਔਖੀ, 
__ਕਠਿਨ) 
_- ਬਿਲਾ ੫, ਅਸ ੧, 2 : ੨ (੧37) 
ਬਿਖੜੇ -- 
"ਲੁਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ 
ਨੇਰਿਆ।” (ਦੁਖਦਾਈ) 


- ਜੈਤ ੫, ਛੰਤ ੨, ੧ : ੫ (704) 
(ਔਖੇ, ਗੁੰਝਲਦਾਰ) 
- ਰਾਮ ੫, ੧੨, ੪ : ੨ (886) 
“ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ 
ਉਧਾਰਣੋ।”` (ਔਖੇ ਕਰਨ ਵਾਲੇ) 
-- ਰਾਮ ੫. ਛੰਤ ੩, ੩ : ੪ (926) 


ਬਿਖਾਈ -- ਅਸਮਤਾ, ਦੈਤ 


“ਆਨ ਆਪਨਾ ਕਰਨ ਬੀਚਾਰਾ ਤਉ ਲਉ ਬੀਜੁ | 


ਬਿਖਾਈ। ? __-- ਸੋਰ ੫, ੩, ੧ : ੨ (609) 
ਬਿਖਾਗਨਿ -- ਵਿਸ਼ਿਆ ਦੀ ਅਗ 


1707 





ਬਿਖਿਆ 
“ਗੁਰਿ ਕਹਿਆ ਏਹ ਰਸਹਿ ਬਿਖਾਗਨਿ। ` 


-- ਪ੍ਰਭਾ ੫, ਅਸ ੧, ੫ : ੨ (1347) 
ਬਿਖਾਦ -- ਕਲੇਸ਼, ਝਗੜੇ 
ਸਗਲ ਬਿਖਾਦ। ” ਰ 
- ਸਾਰ ੫, ੭੮, ੧ : ੧ (1219) 
ਬਿਖਾਦੀ -- ਝਗੜਾਲੂ, ਬ਼ਿਖਾਦ ਕਰਨ ਵਾਲੇ, 
ਫਸਾਦੀ ੍ 
“ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ। ” 
-- ਗਉ ੫, ੧੨੫”, ੧ : ੧ (206) 
ਹੋਰ ਰੂਪ -- ਬਿਖਾਦੀਆ -- 
“ਮਾਰੇ ਪੰਚ ਬਿਖਾਦੀਆ।  (ਬਿਖਾਦ ਕਰਨ 
ਵਾਲੇ) _-- ਗਉ ੫, ੧੪੧", ੨ : ੧ (210) 
ਬਿਖਾਦੂ -- ਦੁਖ 
“ਪਵਿਤ੍ਰ ਅਪਵਿਤ੍ਹ ਕਿਰਣ ਲਾਗੇ ਮਨਿ ਨ ਭਇਓ 
ਬਿਖਾਦੁ । `- ਮਾਰੂ ੫. ਅਸ ੩, ੫ : ੨ (1016) 
ਬਿਖਾਨੈ -- ਕਹਿ/ਆਖ/ਦਸ ਸਕਦਾ ਹੈ 
“ਬੁਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ। 
=ਨਗੀਊਂ ੫, ਸੂਖ 'ਏ. 22 2 (0980. 
ਬਿਖਾਰੀ -- ਜ਼ਹਿਰ ਦੂਰ ਕਰਨ ਵਾਲੀ 
ਨਾਨਕ ਪੀਕੀ ਰੇ।” 
ਰ -- ਆਸਾ ੫, ੧੩੩, ੨ : ੧ (404) 
ਬਿਖਾੜਾ -- ਔਖਾ ਮੈਦਾਨੇ ਜੰਗ, ਬਿਖਮ ਅਖਾੜਾ 
ਜੀਉ।`” - ਮਾਂਝ ੫, ੩੧, ੪ : ੩ (103) 
ਬਿਖਿਅਨ -=- ਵਿਸ਼ਿਆਂ, ਵਿਸ਼ੇ ਵਿਕਾਰਾਂ 
“ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ 
ਕੀ ਸੇਵਾ।” _-- ਗਊ ੮, ੭, ੧ : ੧ (220) 
ਬਿਖਿਆ - ।. ਵਿਸ਼ੇ 
`“ਤੈਗੁਣ ਬਿਖਿਆ ਅੰਧੁ ਹੈ ਮਾਇਆ ਮੋਹ 
ਗੁਬ਼ਾਰ।” (ਭਾਵ ਮਾਇਆ) 
-- ਸਿਰੀ ੩, ੪੩, ੩ : ੧ (30) 
"ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ 
ਉਰਿਧਾਰੇ।” (ਵਿਸ਼ਈ ਪੁਣਾ) 


-- ਆਸਾਂ ੧, ਛੰਤ ੨, ੩ : ੪ (437) 





2. ਜ਼ਹਿਰ 


ਬਿਖਿਆਸ 


1708 


ਬਿਖੁ 





ਵਿਡਾਣੀ। -- ਸਿਰੀ ੩, ੪੫, ੧ : ੧ (3) 
'ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ।” 
(ਜ਼ਹਿਰੀਲੀ ਵਿਦਿਆ) 
- ਆਸਾ ੩, ਪਟੀ ੫ : ੧ (435) 
"ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣ।” 
(ਭਾਵੇਂ ਦੁੱਖ) 
-- ਰਾਮ ੧, ਓਅੰ ੪੮ : ੮ (937) 
3. ਪਾਪ 
ਬਿਖਿਆ ਪਿਆਰ। ” 
- '- ਸਿਰੀ ੩, ੫੧, ੨ : ੨ (33) 
4. ਵਿਕਾਰ, ਬੁਰਾਈ 
ਜਾਇ।” -- ਸਿਰੀ ੩, ੫੫, ੪ : ੩ (35) 
5. ਮਾਇਆ 


“ਬਿਖਿਆ ਮਾਤੇ ਰਿਛੁ ਸੂਝੈ ਨਾਹੀ ਫਿਰਿ ਫਿਰਿ ' 


ਜੂਨੀ ਆਵਣਿਆ।” (ਮਾਇਆ) 
ਰ੍ - ਮਾਝ ੩, ਅਸ ੩੧, ੧ : ੩ (128) 
"ਕਾਹੂ ਕਾਜ ਨ ਆਵਤ ਬਿਖਿਆ।” 
-- ਗਉਂ ੫, ੧੬੬, ੧” : 
“ਬਿਖੁ ਬਿਖਿਆ ਪਸਰੀ ਅਤਿ ਘਨੀ।” 


-- ਗਉ ੫, ੧੪੦”, ੨ : ੧ (210) ! 


ਬਿਖਿਆਸ -- ਵਿਸ਼ਿਆਂ ਵਿਚ ਫਸੇ (ਦਰਪਣ 
ਸ਼ਬਦਾਰਥ) ਜਿਸ ਜਿਸ ਦੇ ਮੂੰਹ 
ਵਿਚ ਜ਼ਹਿਰ ਹੈ ਬਦਜ਼ੁਬਾਨ 
(ਮਹਾਨਕੋਸ਼) 
“ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ 
ਹਮ ਨੀਚ ਬਿਖਿਆਸ। ”? 
ਰ੍ - ਕਾਨ ੪, ੩, ੪ : ੧ (1295) 
ਬਿਖਿਆਸਕਤ -- ਵਿਸ਼ਿਆਂ ਵਿਚ ਲਿਵਲੀਣ 
““ਬਿਖਿਆਸਕਤ ਰਹਿਓ ਨਿਸਿ ਬਾਸੂਰ ਕੀਨੋ ਅਪਨੋ 
ਭਾਇਓ।”” -- ਸਾਰ ੯, ੪, ੧” : ੨ (1232) 
ਬਿਖਿਆਤ -- ਪ੍ਰਗਟ, ਮਸ਼ਹੂਰ, ਪ੍ਰਸਿਧ 
- ਮਲਾ ਰਵਿ, ੧, ੧" : ੧ (1293) 


ਬਿਖਿਆਤਾ -- ਪ੍ਰਤਖ, ਹਾਜ਼ਰਾ ਹਜ਼ੂਰ 


੨ (199) | 








- ਸਵ ੧, ੧ : ੨ (1389) 
ਬਿਖਿਆਦਿ -- ਵਿਸ਼ੇ ਆਦਿਕ ਵਿਚ 
“ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ 
ਬਿਖਿਆਦਿ। ” 
- ਬਿਲਾ ੫, ੩੮, ੧ : ੨ (810) 
ਬਿਖੁ - ।. ਮਾਇਆ ਰੂਪ, ਵਿਹੁ ਰੁਪ ਮਾਇਆ 
“ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ 
ਗੁਰ ਤਰਣਾ।” ਰ੍ 
-- ਸਿਰੀ ੩, ੫੧, ੧” : ੨ (33) 
"ਪੂਰਨ ਪੂਰਿ ਰਹਿਆ ਬਿਖੁ ਮਾਰਿ।? (ਵਿਹੁ 
ਰੂਪੀ ਮਾਇਆ)-- ਗਉ ੧, ਅਸ ੧, ੧ : ੨ (220) 
“ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ।” 
(ਮਹਾਨਕੌਸ਼ ਅਰਥ “ਅਧਰਮ ਦੀ ਕਮਾਈ” 
_ਕਰਦਾ ਹੈ) _ -- ਗਉ ੪, ੪੭, ੩ : ੧ (166) 
2. ਵਾਸ਼ਨਾ, ਮੰਦ ਭਾਵਨਾ 
"ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ 
ਸਮਾਹਿ।” -- ਸਿਰੀ ੩, ੫੭, ੩ : ੨ (36) 
_ ਅਰਦਾਸਿ।” (ਵਿਸ਼ਿਆਂ ਦੇ) 
-- ਸਿਰੀ ੪, ੬੫, ੪ : ੩ (40) 


3. ਜ਼ਹਿਰ _ 
"ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ 
ਹੋਇ।”” -- ਸਿਰੀ ੪. ੭੦, ੧" : ੨ (41) 


"ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ 
ਮਾਹਿ ਪਚਾਵਣਿਆ।” (ਮਾਇਆ -ਰੂਪੀ 
ਜ਼ਹਿਰ) 

-- ਮਾਝ ੩, ਅਸ ੩੦, ੪ : ੩ (127) 
4. ਮਾੜੇ, ਬੁਰੇ 
“ਕਾਨੀ ਕਾਲੁ ਸੁਣੈ ਬਿਖੁ ਬੈਣੀ।” ਰ 
- ਗਉ ੧, ਅਸ ੧੪, ੮: ੨ (3 27) 


ਬਿਖੂ -- ।. ਜ਼ਹਿਰ, ਵਿਹੁ 


ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ। ” 
- ਬਿਲਾ ੫, ੪੪, ੨ : ੨ (811) 
ਹੋਰ ਰੂਪ -- ਬਿਖੂਆ -- 
“ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤ 
ਹੈ ਭਾਈ ਰੇ।” (ਜ਼ਹਿਰ) 


ਬਿਖੈ 1709 ਬਿਗਸਾਂ 
-- ਆਸਾ ੫. ੫੬, ੧" : ੩ (385) “ਮਨਿ ਬਾਸਨਾ ਰਚਿ ਬਿਥੈ ਬਿਆਧਿ। ` 








2. ਵਿਸ਼ਟਾ, ਗੰਦ -- ਧਨਾ ੫, ੧੯, ੩ : ੧ (675) 
“ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ | _7. ਵਿਕਾਰ, ਔਗੁਣ 
ਬਿਖੂ ਮੁਖਿ ਲਾਈਐ। ” “ਸੰਤ ਪੁਸਾਦਿ ਮੇਰੇ ਬਿਥੈ ਹੰਤ।” 

- ਰਾਮ ੪. ੪,੪:੧(8੧1) - ਮਾਲੀ ੫, ੪, ੩ : ੪ (987) 
ਬਿਥੈ -- ।. ਵਿਸ਼ੇ ਰ੍ ਬਿਖੋਟਿ -- ਖੋਟ ਤੋਂ ਬਿਨਾਂ, ਭਰੋਸਾ, ਇਤਬਾਰ 
“ਬਿਥੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ | _“ਏਕ ਬਸਤ੍ਰ ਕਾਰਨਿ ਬਿਖੋਟਿ ਗਵਾਵੈ।” 

ਆਤ ਮੈ ਹੋਇ ਧਿਆਈ।” -- ਗਉ ੫. ਸੁਖ ੫, ੧ : ੨ (268) 

-- ਸਿਰੀ ੧, ੨੬, ੨ : ੧ (23) | ਬਿਖ੍ਾਤਾ - ਵਿਆਖਿਆ ਕਰਨ ਵਾਲਾ, ਕਥਨ 

-ਮਨ'ਬਿਥੈ ਹੀ ਮਹਿ ਲੁਝੀ ਹੇ।” ਕਰਨ ਵਾਲਾ 
- ਗਉ ੫. ੧੫੪”, ੩ : ੨ (213) | “ਜੀਅਨ ਸਭਨ ਦਾਤਾ ਅਗਮ ਗ੍ਰਾਨ ਬਿਥ੍ਾਤਾ 





“ਬਿਬੈ ਨਾਦ ਕਰਨ ਸੁਣਿ ਭੀਨਾ।” (ਵਿਸ਼ਿਆਂ ਅਹਿਨਿਸਿ ਧ੍ਰਾਨ ਧਾਵੈ ਪਲਕਨ ਸੋਵੈ ਜੀਉ।” 


ਵਾਲੇ ਗੀਨ) _- ਸੂਹੀ ੫, ੮, ੩ : ੧ (736) -- ਸਵ ੪, ਨਲ ੧ : ੩ (1398) 

2. ਵਿਚ, ਅੰਦਰ ਬਿਖ੍ਾਦੰ -- ਬਿਪਤਾ, ਵਿਵਾਦ, ਝਗੜਾ 

"ਤਾ ਤੇ ਬਿੰਬੈ ਭਈ ਮਤਿ ਪਾਵਸਿ ਕਾਇਆ | “ਘਰ ਦੁਖ੍ਹੰ ਅਨਿਕ ਹੜ੍ਹ ਜਨਮ ਦਾ ਰਿਦ੍ਰੰ ਮਹਾ 
ਕਮਲੁ ਕੁਮਲਾਣਾ । ' ਬਿਖ੍ਹਾਦੰ।? __ -- ਸਸ ੫, ੧੮ : ੧ (355) 


- ਸਿਰੀ ਬੇਣੀ, ੧, ੪ : ੩ (93) ਬਿਗਸਇਿਆ -- ਖਿੜ ਗਿਆ ੍ 
“ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤਚਿਤ € ਹਜ ਸੈਨ ਅਰੁ ਸੁਖਮਨ ਨਾਰੀ 'ਉਧ ਕਮਲ 


ਦੁਖਾਹੀ। ” ਬਿਗਸਇਆ। ” 
-- ਆਸਾ ੫, ੧੫੨, ੧” : ੧ (408) - ਸੋਰ ੫, ੧੪, ੧ : ੨ (612) 
3. ਜ਼ਹਿਰ ਵਰਗੀ ਕੌੜੀ ਰ੍ ਬਿਗਸਹਿ -- ਖਿੜਨਾ 
ਸਾਚੁ ਕਹੈ ਸੋ ਬਿਖੈ ਸਮਾਨੈ। “ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ 
-- ਗਉਂ ੫, ੮੨, ੨ : ੨ (160) ਜੋ ਹਹਿ ਕਪਟ ਨਰਾ।” (ਭਾਵ ਖੁਸ਼ ਹੋਣਾ) 
4. ਵਿਸ਼ੱਈ _ -- ਸਿਰੀ ਝ੍ਰਿਲੋ, ੨, ੧ : ੨ (92) 
“ਬਿਖੈ ਰਾਜ ਤੇ ਅੰਧੁਲਾ ਭਾਰੀ। ” “ਚੰਦ ਦੇਖਿ ਬਿਗਸਹਿ ਕਉਲਾਰਾ।” ਰ 
_ -- ਗਉਂ ੫, ੧੫੧, ੧ : ੧ (196) -- ਬਸ ੫. ੨ 2 ੧1180) 
“ਜੈਸੇ ਬਿਥੈ ਹੇਤ ਪਰ ਨਾਰੀ।” ਬਿਗਸੰਦਾ -- ਖਿੜਿਆ ਹੈ .. 
- ਗੋਂਡ, ਨਾਸ, ੪, 9 : ੧੧674) ਪੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ।' 
5. ਮਾਇਆ 
“ਬਿਖੈ ਠਗਉਰੀ ਜਿਨਿ ਜਿਨਿ ਖਾਈ।” (ਮਾਇਆ (ਕਬ ਹੋਇਆ ਹੈ। 
` ਰੂਪੀ) _-- ਗਉ ੫, ੧੬੬, ੨ : ੧ (199) ਉਤ 
ਦੂ ਲੀ 0 0 7... | “ਕਿ. 'ਪਿਤਨਾ 


ਲਪਟਾਇ।” (ਮਾਇਆ ਰੂਪੀ ਜ਼ਹਿਰ) ਬੁਧਿ ਪ੍ਰਗਾਸ ਪ੍ਗਟ ਭਈ ਉਲਟਿ ਕਮਲੁ 

-- ਗਉ ੫. ਵਾਰ ੧੧ਸ, ੫, ੨ : ੧ (320) ਬਿਗਸਨਾ। ` -- ਬਿਲਾ ੫, ੪੩, ੨ : ੨ (੧11) 
“ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਗਸਾ_-- ਖਿੜਿਆ ਰਹ 

ਬਿੰਥੈ ਅਧਾਰਾ।” (ਮਾਇਆ ਰੂਪੀ ਜ਼ਹਿਰ 'ਨਾਮੁ ਲਾਹਾ ਲੈ ਗੁਰਮਤਿ ਬਿਗਸਾ। 


ਵਿਚ) __- ਦੇਵ ੫, ੨੦, ੨ : ੧ (532) ` ਆਸਾਂ ੪, ੬੦, ੨ : ੨ (367) 
ਰੇ “ਪਖਾ ਪਾਣੀ ਪੀਸਿ ਬਿਗਸਾ ਪੈਰਿ ਧੋਇ। ” 
6. ਜ਼ਹਿਰੀਲੀ 


ਬਿਗਸਾਂਤ 


1710 





(ਖਿੱੜਦਾ/ਖੁਸ਼ ਹੁੰਦਾ ਹਾਂ) 
- ਗੁਜ ੫. ਵਾਰ ੩ : ੬ (518) 
ਹੋਰ ਰੂਪ -- ਬਿਗਸਾਉ -- 
"ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ 
ਇਕਾਂਤ।” (ਖੁਸ਼ ਹੁੰਦਾ ਹਾਂ) 
-- ਕਾਨ ੫, ੧੫, ੧੯ : ੧ (1301) 
ਬਿਗਸਾਇਆ -- 
“ਸੰਤ ਪ੍ਰਸਾਦਿ ਕਮਲੁ ਬਿਗਸਾਇਆ। ” 
(ਖਿੜਿਆ)-- ਰਾਮ ੫, ੨੮. ੨ : ੪ (891) 
ਬਿਗਸਾਈ -- 
“ਜਿਉ ਧਰਤੀ ਸੋਭ ਕਰੇ ਜਲੂ ਬਰਸੈ ਤਿਉ 
ਸਿਖੁ ਗੁਰ ਮਿਲਿ ਬਿਗਸਾਈ। ” (ਖੁਸ਼ ਹੁੰਦਾ 
ਹੈ) _- ਸੂਹੀ ੪, ਅਸ ੧, ੧੬ : ੧ (758) 
ਬਿਗਸਾਂਤ -- ਖਿੜ ਜਾਂਦਾ ਹੈ 
“ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ 
ਬਿਗਸਾਂਤ। ” 
- ਗਉ ੫. ਬਾਅ ੨੨ਸ : ੧ (254) 
ਹੋਰ ਰੂ:” -- ਬਿਗਸਾਂਤਉ -- 
"ਰਾਜਨ ਰਾਜਿ ਸਦਾ ਬਿਗਸਾਂਤਉ। ” (ਖੁਸ਼ 
`ਰਹਿੰਦਾ ਹੈ) 
- ਆਸਾ ੧, ੧੨, ੩ : ੨ (352) 
ਬਿਗਸਾਨਾ -- ਖੁਸ਼ ਹੋ ਰਿਹਾ/ਖਿੜ ਰਿਹਾ ਹਾਂ 
"ਕਹੁ ਨਾਨਕ ਗੁਰਿ ਅਮਿਉ ਪੀ ਆਇਆ ਰਸਿਕ 
ਰਸਿਕ ਬਿਗਸਾਨਾ ਰੇ। ` 
- ਆਸਾਂ ੫, ੪੪, ੪ : ੨ (382) 
“ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ।” 
- ਭੈਰ ਨਾਮ, ੮, ੧ : ੩ (1165) 
ਹੋਰ ਰੂਪ -- ਬਿਗਸਾਨੋ -- 
“ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ 
ਸੁਮਾਰ। -- ਸੋਰ ੫, ੩੮, ੨ : ੨ (618) 
_ਬਿਗਸਾਰੇ -- ਖਿੜਦਾ ਹੈ 
'“ਤੁਮਹੀ ਪੇਖਿ ਪੇਖਿ ਮਨੁ ਬਿਗਸਾਰੇ। 
- ਸ਼ੂਹੀ ੫, ੭੫, ੧” : ੨ (740) 
ਬਿਗਸਾਵਦੋ -- ਖਿੜਾ 
'“ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ। ” 
`_ - ਮਾਰੂ ੫, ਵਾਰ ੧੩ਸ, ੫, ੧ : ੨ (1098) 


ਬਿਗਸਾਵੈ -- ਖੁਸ਼ ਹੁੰਦੇ/ਖਿੜਦੇ ਹਨ 
































ਬਿਗਸੇਰੇ 
ਗਾਇ ਬਿਗਸਾਵੈ। ” 
- ਆਸਾ ੫. ੧੦, ੨ : ੨ (373) 
ਬਿਗਸਿ - ਖਿੜ ਕੇ, ਖੁਸ਼ ਹੋ ਕੇ 
` = ਸੂਹੀ ੫, ੮. ੨ : ੧ (738) 
ਹੋਰ ਰੂਪ -- ਬਿਗਸਿਓ -- 
"'ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ 
ਜੋਹਨਿ ਜਾਇਓ। ” (ਖੁਸ਼ ਹੁੰਦਾ) 
ਰ - ਟੋਡੀ ੫, ੩, ੧: ੨ (712) 
ਬਿਗਸਿਆ -- ਰ 
"ਗੁਰ ਕੈ ਸਬਦਿ ਕਮਲੁ ਬਿਗਸਿਆ ਤਾ 
ਸਉਪਿਆ ਭਗਤਿ ਭੰਡਾਰੂ ।` (ਖਿੜਿਆ) 
- ਰਾਮ ੩. ਵਾਰ ਦਸ, ੩, ੨ : ੨ (950) 
`ਅਨਦਿਨੁ ਅਨਦੁ ਭਇਆ ਮਨੁ ਬਿਗਸਿਆ 
ਓਦਮ ਭਏ ਮਿਲਨ ਕੀ ਆਸ।” (ਖਿੜਿਆ, 
ਖੁਸ਼ ਹੋਇਆ) ਰ੍ 


- ਕਾਨ ੪, ੩, ੧: ੨ (1295) 





ਬਿਗਸੀ -- 
“ਸਤਿ ਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ 
ਅੰਮ੍ਰਿਤ ਬਾਣੀ।” (ਖਿੜੀ ਹੈ, ਖੁਸ਼ ਹੋਈ) 
___- ਗਉ ੧. ਛੰਤ 2, ੨ : ੫ (243) 
ਬਿਗਸੀਧ੍ਰਿ - ਖਿੜਦੀ ਹੈ, ਖੁਸ਼ ਹੁੰਦੀ ਹੈ 
''ਬਿਗਸੀਧ੍ਰਿ ਬੁਧਾ ਕੁਸਲ ਥਾਨੰ।” 
-- ਸਸ ੫, ੧੩ : ੨ (1355) 
ਬਿਗਸੇ - ਖੁਸ਼ ਹੋਏ 
“ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ 
ਪਰਵਾਰਿਆ। ” 
ਰ - ਬਿਲਾ ੫. ੨੩, ੧ : ੨ (806) 
ਹੋਰ ਰੂਪ -- ਬਿਗਸੈ -- 
. `ਜਪੁ ਤਪੁ ਸੰਜਮੁ ਹੋਹਿ .ਜਬ ਰਾਖੇ ਕਮਲ 
ਬਿਗਸੈ ਮਧੁ ਆਸੂਮਾਈ।” (ਖਿੜਦਾ ਹੈ) 
- ਸਿਰੀ ੧, ੨੬, ੨ : ੨ (23) 
ਅਨੰਦੂ।” (ਖੁਸ਼ ਹੁੰਦਾ ਹੈ। ) 
- ਸਿਰੀ ਡੇ, ੪੧, ੨ : ੧ (29) 


ਬਿਗਸੋਰੋ -- ਖਿੜ ਜਾਣਾ 


ਬਿਗਾਸਾ 











ਬਿਗਤੀ 1711 
ਬਿਗਸੋਰੋ।  -- ਕਾਨ ੫, ੪੩, ੨ : ੧ (1306) 


ਬਿਗਤੀ -- ਅਪਗਤਿ, ਭੈੜੀ ਹਾਲਤ, ਮੰਦੀ ਹਾਲਤ 
"ਮਨਮੁਖ ਮਰਹਿ ਮਰਿ ਬਿਗਤੀ ਜਾਹਿ। ” 

_ -- ਬਿਲਾ ਡੇ, ਵਾ ੨, ੮ : ੧ (842) 
ਬਿਗੰਧ -- ਦੁਰਗੰਧ, ਬਦਬੂ 
“ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ।” 

-- ਸਲੋ ਕਬ, ੬੮ : ੨ (।368) 
ਬਿਗਰਸਿ -- ਵਿਗੜਦਾ ਹੈ, ਖਰਾਬ ਹੁੰਦਾ ਹੈ 

“ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ 
ਬਿਗਰਸਿ ਕਾਜੁ । ” 

-- ਭੈਰ ੫, ੧੪, ੧" 
ਬਿਗਰਾਨਾ -- ਭਾਵ ਟੁੱਟਣਾ 
“ਜਿਉ ਪ੍ਰਤਿਬੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭ 

ਬਿਗਰਾਨਾ। ”-- ਆਸਾ ਕਬ, ੧, ੪ : ੧ (475) 
ਬਿਗਰਿਓ -- ।. ਵਿਗੜਿਆ, ਖਰਾਬ ਹੋਣਾ 
“ਅਜਹੂ ਸਮਝਿ ਕੁਛੁ ਬਿਗਰਿਓ ਨਾਹਿਨਿ ਭਜਿ ਲੇ 

ਨਾਮੁ ਮੁਰਾਰਿ। ” -- ਸੋਰ ੯, ੮, ੨ : ੧ (633) 
2. ਭਾਵ ਬਦਲਣਾ, ਹੋਰ ਰੂਪ ਹੋਣਾ 

ਚੰਦਨ ਕੈ ਸੰਗਿ ਤਰਵਰੁ ਬਿਗਰਿਓ। ” 


- ਭੈਰ ਕਬ, ੫, ੨: ੧(1।5੧) 


:=੨ (1138) 


3. ਗਵਾਚਾ 
“ਕਛੁ ਬਿਗਰਿਓ ਨਾਹਿਨ ਅਜਹੁ ਜਾਗ। ” 
= ਬਸੰ ੯, ੫, ੧" : ੧ (1187) 
ਬਿਗਰੀ -- ।. ਖਰਾਬ ਹੋਈ, ਵਿਚਲਿਤ ਹੋਈ 
“ਰਾਖਿ ਲੇਹੁ ਹਮ ਤੇ ਬਿਗਰੀ। ” 
-- ਬਿਲਾ ਕਬ, ੬, ੧" : 
ਹੋਰ ਰੂਪ -- ਬਿਗਰੇ -- 
“ਮੈ ਬਿਗਰੇ ਅਪਨੀ ਮਤਿ ਖੋਈ।” (ਵਿਗੜ 
ਕੇ) -- ਬਿਲਾ ਕਬ, ੨, ੩ : ੧ (8੨5) 
ਬਿਗਰੈ -- 
“ਮੈ ਬਿਗਰਿਓ ਬਿਗਰੈ ਮਤਿ ਅਉਰਾ । ” 
-- ਸਿਲਾ ਕਬ, ੨, ੧" : ੨ (855) 
2. ਹੋਰ ਰੂਪ ਹੋਣਾ ਰ 
ਕੈ ਸੰਗਿ ਸਲਿਤਾ ਬਿਗਰੀ। ” 
-- ਭੈਰ ਕਬ, ੫. ੧ : ੧ (।।5ਨ) 


< ੯ ੯ 


ਬਿਗੜ -- ਕਰੂਪ, ਕੋਝੇ, ਵਿਗੜੇ/ਖਰਾਬ ਹੋਏ ਹੋਏ 


੧ (6561 








“ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ। ” 
-- ਗਉ ੫. ਸੁਖ ੧੩, 2 : ੧ (280) 
'ਬਿਗੜ ਰੂਪੁ ਮਨ ਮਹਿ ਅਭਿਮਾਨੁ । ” (ਕੋਝੇ) 
-- ਆਸਾਂ ੫, ੧੨, ੧ : ੪ (374) 


ਹੋਰ ਰੂਪ -- ਬਿਗੜੈ -- ਰ 
“ਹਉ ਬਿਗੜੈ ਰੂਪਿ ਰਹਾ ਬਿਕਰਾਲ। ” 
- ਸਿਰੀ ੧, ੨੯, ੧" : ੨ (24) 


ਬਿਗਾਸ -- !. ਚਮਤਕਾਰ, ਖਿੜਾਓ, ਫੈਲਾਅ 
“ਸਸਿ ਬਿਗਾਸ ਸੰਪਟ ਨਹੀ ਆਵਾ। ” 
-- ਗਉਂ ਕਬ, ਬਾਅ ੭ : ੨ (360) 
` 2. ਖਿੜਦਾ ਹੈ 
“ਗੁਰ ਪੁਸਾਦਿ ਊਰਧ ਕਮਲ ਬਿਗਾਸ।” 
- ਗੋਂਡ ੫, ੭, ੩ : ੧ (864) 
ਬਿਗਾਸਨੁ -- ਖਿੜਿਆ ਰਹਿਣਾ 
“ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ । ” 

-- ਗਉ ੫. ਸੁਖ ੧, ੭ : ੬ (263) 
ਬਿਗਾਸਾ -- ਖਿੜਾਓ/ਪ੍ਰਕਾਸ਼ ਹੋਇਆ, ਖਿੜ ਗਏ 
“ਕਹੁ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨੁ 

ਰਿਦੈ ਲੈ ਰਾਖਿਆ।” 

-- ਗਉਂ ੫, ੧੬੧", ੪ : ੨ (215) 
“ਗੁਨ ਗਾਵਤ ਮਨਿ ਹੋਇ ਬਿਗਾਸਾ। ` (ਖੁਸ਼) 


-- ਸੱਵ ੪. ਕਲ ੧ : ੩ (1396) 


ਹੋਰ ਰੁਪ - ਬਿਗਾਸਿ - _ 
“ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ 
ਜੋਤਿ ਮਿਲਾਵਣਿਆ।”” (ਖਿੜਕੇ) ` 


-- ਮਾਝ ੩, ਅਸ ੨੮, ੬ : ੩ (126) 
ਬਿਗਸਿਆ -- 
“ਗੁਰ ਸਬਦੀ ਕਮਲੁ ਬਿਗਸਿਆ ਇਵ ਹਰਿ 
ਰਸੁ ਪੀਜੈ।” (ਖਿੜ ਪਿਆ) 
- ਮਾਰੂ ੩, ਵਾਰ ੭ : ੪ (1089) 
ਬਿਗਾਸੀ -- 
ਬਿਗਸਿ ਧਿਆਇਦਾ।” (ਖਿੜਦਾ ਹੈ) 
- ਮਾਰੂ ੧, ਆਸਾਂ ੧੬, ੬ : ੩ (1036) 
“ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ। ” 
(ਖਿੜਾਓ ਵਾਲਾ) ਰ 


- ਸੈਮੁ ੫, ੫ : 2 (1266) 








ਬਿਗਾਨਾਂ 1712 ਬਿਗੂਤਾ 
ਬਿਗਾਸੁ -- ਹ ਸਾ ੧੩੩੧ ੧੯ : 2.(102) 
"ਪ੍ਭੂ ਦਇਆ ਤੇ ਕਮਲ ਬਿਗਾਸੁ । ` (ਖਿੜਦਾ | ਬਿਗਾਨੇ -- ਬੇਸਮਝ, ਅਗਿਆਨੀ 
ਦੀ ` ਗਉਂ ੫. ਸੁਖ ੬, ੮ : ੪ (271) | “ਕਾਹੇ ਭ੍ਰਮਿ ਭੁਮਹਿ ਬਿਗਾਨੇ।” 
"ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ। ” -- ਰਾਮ ੫, ੪੨, ੧" : ੧ (896) 
(ਖ਼ਿੜਾਉ) ਬਿਗਾਰਿ -- ਵਿਗਾੜਕੇ, ਖਰਾਬ ਕਰਕੇ 


- ਗਉ ੫, ਸੁਖ ੧੫, ੩ : ੬ (282) 
“ਮਾਤਾ ਕੈ ਮਨਿ ਬਹੁਤੁ ਬਿਗਾਸੂ।” (ਖੁਸ਼ੀ) 
- ਆਸਾਂ ੫, ੧੦੧, ੧ : ੪ (396) 
ਬਿਗਾਸੇ -- ਰ 
“ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੜੀਏ 
ਜਨ ਨਾਨਕ ਨਾਮਿ ਬਿਗਾਸੇ ਰਾਮ। ” (ਖਿੜੇ 
ਤੇ ਨਿਹਾਲ ਹੋਏ) 
- ਬਿਹਾ ੪, ਛੰਤ ੧, ੪ : ੪ (538) 
“ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ 
ਪੁਤ ਭਾਈ ਸਿਖ ਬਿਗਾਸੇ । ” 
- ਸੂਹੀ ੫, ਛੰਤ ੯, ੧ : ੩ (73) 
ਬਿਗਾਸੈ -- 
"ਸਦਾ ਬਿਗਾਸੈ ਪਰਮਲ ਰੂਪ।” (ਖਿੜਾਉ 


ਦਿੰਦਾ ਹੈ) -- ਆਸਾ ੧. ੧੨, ੧ : ੨ (352). 


ਬਿਗਾਨਾ -- ।. ਅਣਜਾਣੁ, ਬੇ ਸਮਝ 
“ਕਰਣੈਹਾਰੁ ਨ ਬੁਝੈ ਬਿਗਾਨਾ।” 

-- ਗਉ ੫. ੭੮, ੩ : ੪ (176) 

“ਕਰਨੈਹਾਰੂ ਨ ਬੂਝਈ ਆਪੁ ਗਨੋ ਬਿਗਾਨਾ। ” 
(ਬੇਸਮਝ, ਮੂਰਖ, ਬੇ-ਗਿਆਨਾ) 

`_>- ਬਿਲਾ ੫, ੫੦, ੧ : ੨ (813) 


ਹੋਰ ਰੂਪ -- ਬਿਗਾਨੀ -- 
“ਅਬ ਮਤਿ ਬਿਨਸੀ ਦੁਸਟ ਬਿਗਾਨੀ।” (ਬੇ 
ਸਮਝ) _-- ਗਉ ੫, ੯੨, ੧" : ੧ (183) 
2. ਓਪਰਾ, ਅਡਰਾ 


ਦੈਤ ਭਾਵ, ਬਿਗਾਨਾ ਪਨ 
ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ 
ਦੁਸਟੁ ਬਿਗਾਨਾ। ” 
- ਸਾਰ ੫, ੨੯, ੧" : ੨ (1210) 
ਬਿਗਾਨੀ -- ।. ਬੇਸਮਝ, ਵੇਖੋ ਬਿਗਾਨਾ (।) 
2. ਪਰਾਈ, ਦੂਜੇ ਦੀ 











"ਅਪਨਾ ਬਿਗਾਰਿ ਬਿਰਾਂਨਾ ਸਾਂਢੇ। ” 
- ਗੋਂਡ ਰਵਿ, ੨. ੩ : ੩ (875) 
ਹੋਰ ਰੂਪ -- ਬਿਗਾਰਿਓ -- 
`ਸੀਲੂ ਬਿਗਾਰਿਓ ਤੇਰਾ ਕਾਮ।” (ਖਰਾਬ 
ਕੀਤਾ ਹੈ)-- ਆਸਾ ੫, ੧੨. ੪ : ੪ (374) 
ਬਿਗਾਰੀ -- ।. ਵਿਗਾਰੀ ਫੜਿਆ ਵਿਅਕਤੀ, 
ਜਬਰੀ ਮੁਸ਼ਕਤ ਲਈ ਫੜਿਆ 
ਵਿਅਕਤੀ 
"ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ।” 
-- ਗਉਂ ੫, ੮੦, ੨ : ੧(179) 
2. ਬਿਨਾਂ ਇਵਜ਼ਾਨੇ ਤੋਂ ਕੀਤਾ ਕੰਮ 
''ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ।”” 
- ਤਿਲੰ ਨਾਮ, ੩, ੧” : ੩ (727) 


_ਬਿਗਾਰੇ -- ਵਿਗਾੜਦਾ/ਖਰਾਬ ਕਰਦਾ ਹੈ 


ਸਭਹਿ ਬਿਗਾਰੇ। 
-- ਨਟ ੪, ਅਸ ੬, ੭ : ੧ (983) 
ਬਿਗਿਆਨਿ -- ਅਣਜਾਣ, ਬੇਗਿਆਨ 
"ਮੁਕਤਿ ਨਹੀ ਬਿਦਿਆ ਬਿਗਿਆਨਿ। ” 
੍ - ਰਾਮ ੧, ਅਸ ੨, ੬ : ੨ (903) - 
ਬਿਗੂਚਾ -- ਖੁਆਰ ਹੋਣਾ 
“ਲੋਗੁ ਗੰਠਿ ਗੰਠਿ ਖਰਾ ਬਿਗੂਚਾ। ” 
- ਸੋਰ ਰਵਿ, ੭, ੨ : ੧ (659) 
ਬਿਗੂਤਾ -- ਖਰਾਬ ਹੋਣਾ, ਬਰਬਾਦ ਹੋਇਆ (ਮਹਾਨ 
ਕੋਸ਼) ਰ 
"ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ 
ਪਹਿ ਕਰੇ ਪੁਕਾਰਾ।”” 


- ਆਸਾਂ ੫, ੪੧, ੨ : ੨ (381) 
ਹੋਰ ਰੂਪ -- ਬਿਗੂਤੀ -- 
“ਕਾਇਆ ਬਿਗੂਤੀ ਬਹੁ ਬਿਧਿ ਭਾਤੀ।” 
(ਖਰਾਬ ਹੋਈ) 


- ਗਉ ਕਬ, ੩੨, ੨ : ੧ (329) 





-- ਗਉ ੧, ਅਸ ੪, ੧ : ੩ (222) 
“ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ 
ਸਰੀਰਾ।” (ਖੁਆਰ ਹੋਏ) 
-- ਸੋਰ ਕਬ, ੧. ੪ : ੧ (654) 
ਬਿਗੂਤੋ -- ਨੀ 
“ਕੋ ਕੋ ਨ ਬਿਗੂਤੋ ਮੈ ਕੋ ਆਹਿ।” (ਖੁਆਰ 
ਹੋਇਆ ਭਾਵ ਨਾਸ ਹੋਇਆ) 
- ਬਸੰ ਨਾਮ, ੫, ੧ : ੪ (1194) 
ਬਿਗੋਈ -- ਖੁਆਰ ਕਰਨਾ 
“ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ 
ਬਿਗੋਈ। ` 
- ਗਉ ਕਬ, ਅਸ ੪੧, ੧ : ੨ (331) 
ਗਾਪਿ -- ਬੇਨਤੀ ਕਰਦਾ ਹੈ 
ਹਰਿ ਨਰਹਰਹ। ” 
- ਸਸ ੫, ੪੮ : ੫ (1358) 
ਰ੍ ਅਟਕਾ 
“ਕੋਟਿ ਬਿਘਨ ਹਿਰੇ ਖਿਨ ਮਾਹਿ। ” 
- ਗਉ ੫. ੧੪੯, ੧ : ੧ (195) 
“ਅਨਿਕ ਬਿਘਨ ਤੇ ਸਾਧੂ ਰਾਖੈ। (ਔਕੜਾਂ, 
ਮੁਸ਼ਕਲਾਂ) -- ਗਉ ੫. ਸੁਖ ੧੫, ੬ : ੭ (283) 
` ਹੋਰ ਰੂਪ -- ਬਿਘਨੰ -- 
ਬਿਖਮਲੰ।”” (ਪ੍ਰਤਿਬੰਧ) 


<< ਸਸੀ ਪੀ. ਲੱਤ "੫1432 


(ਰੁਕਾਵਟ, ਔਕੜ) 
-- ਗਉ ੫, ਸੁਖ ੧, ੨ : ੫ (262) 
ਬਿਘਿਆੜੀ -- ਭੇੜੀਏ ਦੀ ਮਾਦਾ, ਇਕ ਖੂੰਖਾਰ 
ਜੰਗਲੀ ਜਾਨਵਰ 
“ਦਸ ਬਿਘਿਆੜੀ ਲਈ ਨਿਵਾਰਿ।” 


-- ਰਾਮ ੫, ੫੧, ੧ : 2 (899) 


- ਰਾਮ ਬੇਣੀ, ੧, ੮ : ੨.(974) 
“ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ। ” 
- ਸੋਰ ੪, ਵਾਰ ੨੬ : ੨ (652) 
ਹੋਰ ਰੂਪ -- ਬਿਚਖਣਿ -- 
“'ਰੂਪਵੰਤਿ ਸਾ ਸੁਘੜਿ ਬਿਚਖਣਿ ਜੋਧਨ ਕੰਤ 
ਪਿਆਰੀ ਜੀਉ।” (ਚਤੁਰ) 


ਬਿਚਖਣ -- 


- ਮਾਝ ੫, ੧੧, ੨ : ੨ (97) 
ਬਿਚਖਨ -- ਸਿਆਣਾ, ਚਤੁਰ 
“ਧੰਨੁ ਗੁਰਦੇਵ ਅਤਿ ਰੂਪ ਬਿਚਖਨ । ” 
-- ਗੋਂਡ ਕਬ, ੧0, ੪ : ੪ (473) 
ਹੋਰ ਰੂਪ -- ਬਿਚਖਨਿ -- 
ਮਸੈਂਹਲੀ ਸਰੂਪਿ ਸੁਜਾਣਿ ਬਿਚਖਨਿ। ” 
(ਸਿਆਣੀ, ਚਤੁਰ) ਕ੍ 
__ - ਆਸਾਂ ੫. ੧੨, ੧” : 
ਬਿਚਰਹਿ -- ।. ਫਿਰਦਾ ਹੈ 
- ਰਾਮ ੫, ੪੮, ੧ : ੧ (896) 


2. ਵਿਚਾਰਦੇ ਹਨ 


੧ (374) 


- ਸਮ ੫, ੧੧੯: 
ਹੋਰ ਰੂਪ -- ਬਿਚਰਹੁ - __ 
ਰਖਹੁ ਅਪਨੀਧੈ।” (ਵਿਚਾਰੋ) 
- ਬਸੈ 8, ੫, ੪ : ੧ (1179) 
ਬਿਚਰਤ -- ।. ਵਿਚਾਰਦਾ ਹੈ 
-- ਮਾਝ ੫, ੧੨, ੨ : ੧ (98) 
"ਇਹੁ ਪਰਪੰਚੁ ਪਾਰਬ੍ਹਮ ਕੀ ਲੀਲਾ ਬਿਚਰਤ 
ਆਨ ਨ ਹੋਈ।” 
-- ਆਸਾ ਨਾਮ, ੧, ੨ : ੨ (485) 
2. ਵਿਚਾਰ ਦਾ ਭਾਵ ਫਿਰਦਾ ' 
"ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ 
ਬਡੌ ਅਭਿਮਾਨੀ। ” 


੧ (1389) 


ਬਿਚਾਰਿਓ 





"ਤੈ ਪਾਲ ਤਿਹਾਲ ਬਿਚਾਰੰ। ” (ਵਿਚਾਰਦੇ ਹਨ) 


-" ਆਸਾ ੧, ਵਾਰ ੧੪ਸ, 3, 2 : ੪ (470) 


ਬਿਚਰਦੇ 1714 
- ਸਮੁ ੫. ੧" : ੩ (1387) 
ਹੋਰ ਰੂਪ -- ਬਿਚਰਤੇ -- 
"'ਬਿਚਰਤੇ ਨਿਰਕਯੰ ਸਤ੍ਹ ਸੈਨਾ ਧਾਯੰਤੇ ਗੋਪਾਲਾ | ਬਿਚਾਰਹੁ -- ਵਿਚਾਰ ਕਰਦਾ, ਸੋਚਦਾ 
ਕੀਰਤਨਹ। (ਫਿਰਦੇ) 


=- ਸਸ ੫, ੨੯ ! ੪ (1356) 
ਬਿਚਰਦੇ -- ਫਿਰਦੇ, ਭਟਕਦੇ 
'ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ 
ਹੁਕਾਮੀ। ” -- ਮਾਰੂ ੪, ਵਾਰ ੧੪ : ੬ (1099) 
ਬਿਚਰਿ - ਵਿਚਾਰ 
“ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ 
ਬਿਚਰਿ ਰਸੁ ਪੀਜੈ। ” 
-- ਕਲਿ ੪, ਅਸ ੪, ੨ : ੧ (1325) 
ਬਿਚਰੁ -- ਫਿਰ, ਘੁੰਮ, ਵਿਚਰ 
“ਬਿਚਰੁ ਸੰਸਾਰ ਪੂਰਨ ਸਭਿ ਕਾਮ। ” 
- ਗਉ ੫, ੧੫੩, ੧ : ੨ (196) 
ਬਿਚਰੇ -- ਵਿਚਾਰੇ 
“ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ।” 
-- ਸਿਰੀ ੫, ਅਸ ੨੬, ੫ : ੧ (70) 
ਬਿਚਰੈ -- ।. ਫਿਰਦਾ/ਘੰਮਦਾ ਹੈ 
"'ਚੇਤਿ ਰਾਮੁ ਨਾਹੀ ਜਮ ਪ੍ਰਿ ਜਾਹਿਗਾ ਜਨੁ ਬਿਚਰੈ 
ਅਨਰਾਧਾ। ”' -- ਸਿਰੀ ਬੇਣੀ, ੧, ੧“ : ੨ (93) 
2. ਵਿਚਾਰ ਕਰੇ, ਵਿਚਾਰੇ 
“ਨਦਰਿ ਕਰੇ ਤਾ ਸਤਿਗੁਰ ਮੇਲੇ ਅਨਦਿਨੁ ਬਿਬੇਕ 
ਬੁਧਿ ਬਿਚਰੈ। ` 
-- ਧਨਾ ੪, ਛੰਤ ੧, ੨ : ੫ (690) 
ਸਹਜਿ ਸੁਭਾਇ। ” 
- ਰਾਮ ੧, ਓਅੰ ੫੪ : ੧ (93%) 
3. ਭਾਵ ਉਚਾਰਨ ਕਰੇ 
ਜਾ ਹਰਿ ਗੁਨ ਬਿਚਰੇ ।” 
- ਮਲਾਂ ੪, ੩, ੩ : ੧ (1263) 





ਬਿਚਾਰ -- ਵਿਚਾਰ, ਵਿਵੇਕ, ਅਸਲੀਅਤ ਜਾਣਨ | 


ਦੀ ਕ੍ਰਿਆ 
“ਚਾਰ ਬਿਚਾਰ ਬਿਨਸਿਓ ਸਪ ਦੂ ਆ।” 
- ਗਉਂ ੫. ਬਾਅ ੨੨ : ੫ (254) 


ਹੋਰ ਰੂਪ -- ਬਿਚਾਰੰ -- 








"'ਛਤ੍ ਨ ਪਤ੍ਹ ਨ ਚਉਰ ਨ ਚਾਵਰ ਬਹਤੀ ਜਾਤ 
ਰਿਦੈ ਨ ਬਿਚਾਰਹੁ । ” 
-- ਸਸ ੫. ੫ : 2 (138%) 
“ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ 
ਬਡਾ ਤਮਾਸਾ।” (ਵਿਚਾਰ ਕਰੋ, ਸੋਚੋ) 
- ਸਵ ੪, ਗਯੰ ੧੨ : ੫ (1403) 
ਬਿਚਾਰਨ -- ਵਿਚਾਰਨ, ਵਿਚਾਰ ਕਰਨ, ਸੋਚਣ 
ਕਛੂ ਨ ਬਿਚਾਰਨ ਕਉ। ” 
- ਸਵ ੪, ਮਥੁ ੨ : ੩ (1404) 
ਬਿਚਾਰਾ -- ।. (ਫਾ. ਬੇਚਾਰਾ) ਵਿਚਾਰਾ, ਨਿਮਾਣਾ, 
ਦੀਨ 
ਬਿਚਾਰਾ। ` -- ਗਉ ੫, ੧੨੬", ੪ : ੨ (206) 
ਤਿਤੁ ਰਾਹਿ ਚਲੀ।” 
੨੨ ਦਵੇ... 2..2 2 ੨ (527). 
2. ਵਿਚਾਰ ਵਿਚ, ਧਿਆਨ ਵਿਚ 
"ਜਸ ਅਦੇਖਿ ਤਸ ਰਾਖਿ ਬਿਚਾਰਾ। ? 
- ਗਉ ਕਬ, ਸ਼ਾਅ ੨੪ : ੨ (341) 
3. ਵਿਚਾਰ, ਗਲ 
“ਮਨ ਰੇ ਸਾਚਾ ਗਹੋ ਬਿਚਾਰਾ। ” 
- ਜੈਤ ੯, ੩, ੧“ : ੧ (703) 
ਬਿਚਾਰਿ -- ।. ਵਿਚਾਰ ਕਰ ਰ੍ 
ਕਿਨਿ ਪਾਈ।”” 
-- ਆਸਾ ਕਬ, ੮, ੧ : ੨ (477) 
2. ਵਿਚਾਰ ਕੇ, ਸਮਝ ਕੇ 
ਬਿਚਾਰਿ ਨ ਦੇਖੋ।” 
- ਆਸਾ ਕਬ, ੨੯, ੧” : ੧ (483) 
ਬਿਚਾਰਿਓ -- ਵਿਚਾਰਿਆ, ਧਿਆਨ ਵਿਚ ਲਿਆਂਦਾ 
“ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ। ` 
- ਬਸੰ ੫, ੧੭. ੨ : ੧ (1185) 





ਬਿਚਾਰੀ 


1715 


ਬਿਛੁਰਾ 





ਬਿਚਾਰੀ -- ।. ਵਿਚਾਰ ਕੇ 
“ਇਨ ਮੈਂ ਕਛੁ ਤੇਰੋ ਰੇ ਨਾਹਿਨ ਦੇਖੋ ਸੋਚ 
ਬਿਚਾਰੀ।”' _-- ਗਊ ਦੂੰ. ੯, ੧ ; ੨ 020) 
2. ਸਮਝ ਲਵੋ, ਜਾਣ ਲਵੇ 
“ਇਆ ਤਤ ਲੇਹੁ ਸਰੀਰ ਬਿਚਾਰੀ। ” 
-- ਗਉਂ ਕਬ, ੩੯. ੨ : ੨ (33।) 
3. ਵਿਚਾਰੀ, ਨਿਤਾਨੀ, ਨਿਮਾਣੀ 
“ਕਿਆ ਚੇਰੀ ਹਾਥ ਬਿਚਾਰੀ। ” 
-- ਸੋਰ ਕਬ, ੫, ੩ : ੨ (655) 


ਬਿਚਾਰੁ - ।. ਵਿਚਾਰ, ਸੋਚ, ਧਿਆਨ 


ਸੋਇ।”” _-- ਆਸਾ ਕਬ, ੨੭. ੩ : ੧ (482) 
“ਐਸਾ ਗਿਆਨੁ ਬਿਚਾਰੁ ਮਨਾ। (ਧਿਆਨ ਕਰ) 
-- ਭੈਰ ਕਬ, ੧੪, ੧" : ੧ (1161) 


2. ਗਿਆਨ 
“ਇਹੁ ਬ੍ਰਹਮ ਬਿਚਾਰੁ ਸੁ ਜਾਨੈ। ” 
-- ਸੋਰ ੫, ੫੭, ੪ : ੧ (623) 
ਬਿਚਾਰੇ -- ।. ਵਿਚਾਰੇ, ਨਿਮਾਣੇ, ਦੀਨ 
“ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ 
ਹਾਥਿ ਬਿਚਾਰੇ । 
-- ਗਉ ੫, ੧੬੫", ੧ 
2. ਵਿਚਾਰੇ, ਸੋਚੇ, ਵਿਚਾਰ ਕਰੇ 
“ਕੂਚ ਬਿਚਾਰੇ ਫੂਏ ਫਾਲ।” 
-- ਗੋਂਡ ਕਬ, ੬, ੧ : : ੩ (471) 
ਹੋਰ ਰੂਪ -- ਬਿਚਾਰੈ -- 
“ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ 
ਤਿਨੈ ਨ ਹੋਈ।” (ਵਿਚਾਰ ਕਰੇ) 


-- ਗਉਂ ਕਬ, ੪੧, ੩ : ੨ (331) 


2. (2110 


“ਦੂਣਿ ਨ ਪਰਈ ਫੰਕ ਬਿਚਾਰੈ। ` (ਵਿਚਾਰ 
ਸਦਕਾ) 
_-- ਗਉਂ ਕਬ, ਬਾਅ ੨੮ : ੩ (341) 
ਬਿਚਾਰੋ -- 
“ਮਨ ਰੇ ਪਭ ਕੀ ਸਰਨਿ ਬਿਚਾਰੋ । ` (ਵਿਚਾਰ 
ਕਰੋ) =- ਸੈਰ ਖੁ, ੪, ੧੯: ? (632) [ 
ਬਿਚਿ - !. ਵਿਚ 
“ਓਹ ਰਾਖੈ ਚੀਤੁ ਪੀਫੈ ਬਿਚਿ ਬਚਰੇ ਨਿਤ ਹਿਰਦੈ 


ਸਾਰਿ ਸਮਾਲੀ।” (ਭਾਵ ਵਾਲ) 














-- ਗਉਂ ੪, ੫੧, ੨ : ੨ (166) 


“ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ 


ਬਿਕਾਰ।” (ਅੰਦਰ) 
-- ਗਉ ੫, ੧੫੮", ੨ : ੧(214) 
2. ਵਿਚਕਾਰ, ਦਰਮਿਆਨ 
ਬਿਚਿ ਸੁਆਮੀ ਮੇਰਾ।” 
-- ਬਿਲਾ ੫, ੧੧੭, ੧" : ੨ (627) 
ਬਿਚਿਤਿ - ਚਿਤ ਵਿਚ, ਦਿਲ ਅੰਦਰ 
ਕਰਿ ਬਿਚਿਤਿ ਚਾਓ। ” 
-- ਸਵ ੪, ਗਯੰ ੨ : ੧ (1401) 
ਬਿਛਾਇ -- ਵਿਛਾ 
“ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ 
ਬਿਛਾਦਿ ਜੀ। ” 
-- ਆਸਾ ੫, ੧੧੮, ੩ : ੧ (400) 
ਬਿਛਾਵੈ -- ਵਿਛਾਵੇ 


"ਪਾਚਹੁ ਮੁਸਿ ਮੁਸਲਾ ਬਿਛਾਂਵੈ ਤਬ ਤਓ ਦੀਨੁ 
ਪਛਾਨੈ।” -- ਆਸਾ ਕਬ, ੧੭, ੩ : ੨ (430) 
ਬਿਛੁਰਤ -- ਵਖ ਹੋ ਕੇ, ਵਿਛੜ ਕੇ 
“ਸਾਧ ਸੰਗਿ ਬਿਛੁਰਤ ਹਰਿ ਮੇਲਾ।” 
- ਗਉਂ ੫, ਸੁਖ ੭, ੯ : ੬ (272) 
“ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ 
ਆਨਿ ਮਿਲਾਇਆ।” (ਵਿਛੜੇ ਹੋਏ ਨੂੰ) 
- ਸੋਰ ੫, 2੧, ੧ : ੧(614) 
ਦਰਸਨੁ ਦੀਜੈ।” (ਵਿਛੜਿਆਂ, ਵਿਛੜਨ ਨਾਲ) 
ਰ੍ -- ਮਲਾਂ ੫, ੯, ੨ : ੧ (1266) 
ਬਿਛੁਰਨ -- ਵਿਛੜਨ, ਵਖ_ਹੋਣ 
“ਬਿੰਦਹਿ ਬਿੰਦਿ ਨ ਬਿਛੁਰਨ ਪਾਵਾ। ” 
-- ਗਉ ਕਬ, ਬਾਅ ੨੯ : ੨ (341) 
ਬਿਛੁਰਾ - ਵਿਛੜਿਆ 
“ਜਹ ਕਾ ਬਿਛੁਰਾ ਤਹ ਬਿਰੁ ਲਹੈ। ” 
`-- ਗਉ ਕਬ, ਸ਼ਾਅ ੪੪ : ੪ (342) 
ਹੋਰ ਰੂਪ -- ਬਿਛੁਰੇ -- 
“ਜਨਮ ਜਨਮ ਕੇ ਬਿਛੁਰੇ ਮੇਲੇ।” (ਵਿਛੜੇ ' 
_ _ ਜ਼ੋਏ) -- ਗਉ ੫, ੧੨੮, ੧” : ੨ (191) 


ਬਿਛੁੜਿਆ 


1716 


ਬਿਟੰਗਾ 





ਬਿਛੁਰੈ -- 
“ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ 
ਇਹ ਬਿਧਿ ਕਉਣੁ ਪਗਟਾਏ ਜੀਉ।” 
--- ਮਾਝ ੫, ਅਸ ੩੬, ੩ : ੩ (131) 
ਬਿਛੁੜਿਆ -- ` ਵਿਛੜਿਆ ਨਿਖੜਿਆ, ਵਖ 
ਹੋਇਆ, ਦੁਰ ਹੋਇਆ 
“ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਹ ਹਰਿ 
ਸਿਉ ਆਣਿ ਮਿਲਾਵੈ।” 
. - ਸੂਹੀ ੫, ੫੧, ੨ : ੨ (748) 
ਬਿਛੂਅ - ਅਨੂੰਹਾਂ, ਇਕ ਜੀਵ ਜਿਸ ਦੀ ਪੂਛ ਤੇ 
ਰ ਜ਼ਹਿਰੀਲਾ ਡੰਗ ਹੁੰਦਾ ਹੈ 
“ਨਾਮੁ ਸੁਨਤ ਜਨੁ ਬਿਛੂਅ ਡਸਾਵਾ। ” 
-- ਰਾਮ ੫, ੩੨, ੨ : ੪ (893) 
ਹੋਰ ਰੂਪ -- ਬਿਛੂਆ - 
“ਸਾਕਤ ਬਚਨ ਬਿਛੁਆ ਜਿਉ ਤ੍ਰਸੀਐ ਤਜਿ 
ਸਾਕਤ ਪਰੈ 'ਪਰਾਰੇ। ” 
. << £ ਇੱ, ਅਸ ੩, ੫ : ੨ (982) 
ਇਿ ਵਿਯੋਗ, ਜੁਦਾਈ, ਵਿਛੋੜੇ 
“ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹਨ ਪ੍ਰੇਮ 
`ਬਿਛੋਹ ਜੀਉ।” 
-- ਰਾਮ ੫. ਰੁਤੀ ੬ : ੬ (929) 
ਹੋਰ ਰੂਪ -- ਬਿਛੋਹਾ -- 
“ਪ੍ਰੇਮ ਬਿਛੋਹਾ ਕਰਤ ਕਸਾਈ।” (ਵਿਛੋੜਾ) 
- ਸੂਹੀ ੫, ੪0, ੨ : ੧ (745) 








ਬਿਛੋਹੁ -- 
'ਵੈਸਾਖਿ ਸੀਰਨਿ ਕਿਉ ਵਾਢੀਆ ਜਿਨਾ ਪ੍ਰੇਮ 
ਬਿਛੋਹੁ। ” (ਵਿਛੋੜਾ) 


-- ਮਾਝ ੫, ਬਾਹਾਂ ੩ : ੧ (133) 
ਬਿਛੋਰਿਆ - ਵਿਛੋੜਿਆ, ਦੂਰ 
“ਕਬੀਰ ਰੈਨਾਇਰ ਬਿਛੋ 

ਮਝੂਰਿ।” 
ਹੋਰ ਰੂਪ -- ਬਿਛੋਂਰੈ -- ਰ 
“ਆਪਿ ਬਿਛੋਰੈ ਆਪੇ ਮੇਲ।” (ਵਿਛੋੜੇ, ਦੂਰ 
ਕਰੇ ) -- ਰਾਮ ੫, ੩੬, ੩ : ੨ (894) 
ਬਿਜ -- ਬੱਜਰ ਵਾਂਗ ਪੱਕੇ, ਮਜ਼ਬੂਤ 
“ਹਟ 'ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ 
ਆਵੈ । ” -- ਗਉ ੧, ੧੭, ੩ : ੧ (156) 





 ਰਹੁਰੇ ਸੰਖ | 
<- ਸੇਲ ਕਬ, ੧੨੬ : ੧ (13717)' 


(ਮਹਾਨ ਕੋਸ਼ ਅਰਥ “ਬਿਜਲੀ” ਕਰਦੇ ਹਨ ਬਿਜਲੀ 
ਨੂੰ ਛੂਹਨ ਵਾਲੇ ਭਾਵ ਉੱਚੇ) 
ਬਿਜਉਰੀਆ -- ਬਿਜੌਰ ਦੇਸ਼ ਦੀਆਂ 
ਜਟੂ।? ____-- ਸਲੋ ਫਰ, ੨੩ : ੧ (1379) 
ਬਿੰਜਨ -- ਵਿਅੰਜਨ, ਖਾਦ ਪਰਦਾਰਥ, ਭੋਜਨ 
“ਬਿੰਜਨ ਭੋਜਨ ਅਨਿਕ ਪਰਕਾਰ ।” 
-- ਆਸਾ ੫, ੧੧, ੩ : ੧ (373) 
ਨੀਚੇ ਅਨਿੰਕ ਭੌਜਨ ਬਹੁ ਬਿੱਜਨ ਤਿਨ ਸਿਉ 
ਦ੍ਰਿਸਟਿ ਨ ਕਰੈ ਰੁਚਾਂਗੇ। । (ਤਰਕਾਰੀ, ਭਾਜੀ) 


_-- ਸਾਰ ੫, ੨੮, ੧ : ੨ (1210) 


ਹੋਰ ਰੂਪ -- ਬਿੰਜਨੰ -- 
ਸੂਛ ਅੰਬਰਹ। ” 


-__ - ਸਸ ੫, ੩੫ : ੨ (1357) 
ਬਿਜੁਲ -- ਬਿਜਲੀ, ਬਦਲਾਂ ਵਿਚ ਪਾਣੀ ਦੀ ਗਰਗੜ 
ਨਾਲ ਪੈਦਾ ਹੁੰਦੀ ਚਮਕਾਰ ਰ੍ 
“ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੇ 
ਚਮਕਏ। ” -- ਆਸਾ ੧, ਛੰਤ ੫, ੧ : ੪ (439) 
ਹੋਰ ਰੂਪ - ਬਿਜੁਲਿ -- 
“ਸੂਰਜ ਕਿਰਣਿ ਨ ਬਿਜੁਲਿ ਗੋਣਾਰਾ।” 
- ਮਾਰੂ ੨, ਸੋਲਾ ੧੩, ੮ : ੨ (1033) 
ਬਿਜੁਲੀ -- 
“ਬਿਜੁਲੀ ਚਮਕੇ ਹੋਇ ਅਨੰਦੁ ।” ਰ੍ 
- ਭੈਰ ਕਬ, ਅਸ ੧, ੧ : ੩ (1162) 
ਬਿਜੁਲੀਆ -- ..! 
ਅਤਿ ਕਾਲੀਆ। ” 
- ਮਾਰੂ ੫. ਵਾਰ ੨੨ਸ, ੫, ੨ : ੧ (1102) 
ਬਿਜੁਲੀਆਂ -- 
“ਕਤਕਿ ਗ੍ਰੇ ਜਾਂ ਚੇਂਝਿ ਡਉ ਸਾਵਣਿ 
ਬਿਜੁਲੀਆਂ। ” 
-- ਆਸਾ ਫਰ, ੨, ੬ : ੧ (488) 
ਬਿਜੋਗ -- ਵਿਛੋੜਾ 
ਰੋੌਂਗ।”” _-- ਗੂਜ ੧, ਅਸ ੪, ੧ : ੨ (504) 


ਬਿਟੰਗਾ -- ਟੰਗਾਂ ਤੋਂ ਬਿਨਾਂ (ਭਾਵ) ਸਿਰ ਭਾਰ 








ਬਿਟਵਹਿ 
“ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ। ” 
-- ਕਾਨ ੫, ੩੬, ੨ : ੧ (1305) 





ਵਿਗਾੜ ਦੇਣਾ 
“ਪਹਿਨੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ 
___ ਕਰਉ।? -- ਆਸਾ ਨਾਮ, ੨, ੩ : ੨ (485) 
ਬਿਠੁਲੇ, -- ਬੀਠਲ, ਹਰੀ 


“ਸਭ ਦਿਨ ਕੇ ਸਮਰਥ ਪੰਥ ਬਿਠੂਲੇ ਹਉ ਬਲਿ 
ਬਲਿ ਜਾਉ।” ਰ 
- ਦੇਵ ੫, ੩੮, ੧” : 
ਬਿਡਾਣੀ -- ।. ਬਿਗਾਨੀ, ਪਰਾਈ 
“ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ 
ਲਾਹੀ।” - ਗੂਜ ੫, ੧੯, ੨ : ੨ (500) 
ਹੋਰ ਰੂਪ -- ਬਿਡਾਨੀ -- 
“ਬਿਸਰੀ ਤਿਆਸ ਬਿਡਾਨੀ। ” (ਪਰਾਏ 
ਪਦਾਰਥਾਂ ਦੀ) 
___ = ਕੇਦਾ ੫, ੧. ੧: ੨ (1119) 
2. ਅਸਚਰਜ ਰੁਪ _ _ 
“ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ 
ਬਿਡਾਣੀ। ” 
-- ਪ੍ਰਭਾ ਨਾਮ, ੧, ੪ : ੨ (1351) 
ਬਿਡਾਨੁ -- ਫਰਕ 
ਬਿਡਾਨੁ।” -- ਮਾਰੂ ਕਬ, ੨, ੩ : ੧ (1103) 
ਬਿਡਾਰਨਹਰੀਆ -- ਦੂਰ ਕਰਨ ਵਾਲਾ 
“ਸੁਖਦਾਈ ਦੂਖ ਬਿਡਾਰਨਹਰੀਆ। ” 
੮ ਮਾਝ ੪, ੨੨, ੧ 2 ੨(100) 


ਬਿਣਠੀ -- ਬ਼ਿਨਸੀ, ਨਾਸ ਹੋਈ 


੧ (536) 


“ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ 


ਡਾਰ।” - ਰਾਮ ੧, ਓਅੰ ੩0 : ੨ (933) 
ਬਿਣਾਸੁ - ਨਾਸ ਹੋਣਾ 
"ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ । ” 


1717 








ਬਿਤੁ 





-- ਮਲਾ ੧, ਵਾਰ ੨੫ਸ, ੧, ੧ : ੮ (1289) 
ਬਿਤ -- ਵਿਤ, ਧਨ ਰ 
ਬਿਧੀ ਨ ਧੀਜੀਐ।” 
-- ਬਿਹਾ ੫, ਛੰਤ ੨, ੨ : ੩ (543) 
ਬਿਤਰਹੁ -- ਚੰਗੀ ਤਰ੍ਹਾਂ ਤਰੋ 
''ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸਿਸ੍ਹਿ 
ਲਗਿ ਬਿਤਰਹੁ।`” __ ਇ 
- ਸਵ ੫. ਮਥੂ > : ੬ (1408) 
ਬਿਤਾਲ -- ਬੇਸੁਰਪੁਣੇ 
“ਜਨਮ ਜਨਮ ਕੇ ਮਿਟੇ ਬਿਤਾਲ। ” 
-- ਪ੍ਭਾ ੫, ਅਸ ੩, ੫ : ੪ (1349) 
ਬਿਤਾਲਾ -- ਬੇਤਾਲ, ਆਪਣੀ ਜੀਵਨ ਲੈਅ ਤੋਂ 
ਖੁੰਝੇ ਹੋਏ ਭਾਵ ਅਗਿਆਨੀ 
“ਤੈ ਗੁਣ ਮਾਇਆ ਬਿਨਸਿ ਬਿਤਾਲਾ। ” 


-- ਗਉਂ ੫, ਅਸ ੪, ੨ : ੪ (237) 





-- ਬਿਹਾਂ ੪, ਛੰਤ ੨, ੩ : ੩ (539) 
ਬਿਤੀ -- ਬੀਤ ਗਈ, ਲੰਘ ਗਈ 
“ਖਾਤ ਪੀਵਤ ਹਸਤ ਸੋਵਤ ਅਉਧ ਬਿਤੀ 


ਅਸਾਰ। ` -- ਸਾਰ ੫, ੧੨੯, ੧ : ੧ (1229) 
ਬਿਤੀਤ -- ਗੁਜ਼ਰੀ 
ਨੀ ਰਜਿ ਕਈ 
_ ਬਿਤੀਤ।  -- ਧਨਾ ੫, ੨੮, ੧” : ੨ (678) 
ਹੋਰ ਰੂਪ - ਬਿਤੀਤਿ -- ਰ 
"ਜੋਬਨੁ ਗਇਆ ਬਿਤੀਤ ਜਰੁ ਮਲਿ ਬੈਨੀਆ।”” 
(ਗੁਜ਼ਰ, ਲੰਘ) ਰ੍ ਰ੍ 
- ਜੈਂਤ ੫, ਛੰਤ ੩, ੩ : ੧.(705) 
ਬਿਤੀਤੈ -- 


''ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ 
ਨਾਨਕੁ ਆਖਿ ਸੁਣਾਵੈ।” (ਭਾਵ ਵਾਪਰਦੀ 
ਹੈ) ___-- ਆਸਾ ੫, ੧0, ੨ : ੧ (373) 
“ਹਰਿ ਗੁਨ ਗਾਵਤ ਜਨਮੁ ਬਿਤੀਤੈ। ” (ਗੁਜ਼ਰੇ) 

-- ਆਸਾ ਕਬ, ੩੪. ੪ : 2 (464) 


ਬਿਤੁ -- ਸਮਰਥਾ 


ਬਿਥਪਹਿ 1718 ਬਿਦਰੂ 











ਹਾਰੈ।” __-- ਧਨਾ ੫, ੩੪, ੧” : ੨ (679) ਦੋਸੁ।” 
2. ਧਨ, ਮਾਇਆ -- ਸਾਰ ੪, ਵਾਰ ੧0ਸ, ੧, ੨ : ੪ (1241) 
“ਹਰਿ ਧਨੁ ਰਾਸਿ ਨਿਰਾਸ ਇਹ ਬਿਤੁ। ” “ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ 
- ਰਾਮ ੫, ੩੧, ੧ : ੨ (892) ਸਰੈ ਨ ਬਿੰਦ।” 
ਬਿਥਪਹਿ -- ਸਿਰਜਨਾ, ਰਚਨਾ, ਬਣਾਉਣਾ -- ਸਾਰ ੪, ਵਾਰ ੩੪ਸ, ੪, ੨ : ੧ (1250) 


“ਤਿ ਨਰ ਦੁਲੀਚੈ ਬਹਹਿ ਤਿਨਰ ਉਥਪਿ ! ਬਿੰਦਹਿ - 1. ਬੂੰਦ ਵਿਚ 
ਬਿਥਪਹਿ।” _- ਸਵ ੩. ੧੧ : ੪ (394) | `'ਬਬਾ ਬਿੰਦਹਿ ਬਿੰਦ ਮਿਲਾਵਾ।” 


ਬਿਥਾਰੁ -- ਅਡੰਬਰ, ਖਿਲਾਰਾ, ਵਿਸਤਾਰ __ -- ਗਉ ਕਬ, ਬਾਅ ੨੯ : ੧ (341) 
“ਅਧਿਕ ਬਿਥਾਰੁ ਕਰਉ ਕਿਸੁ ਕਾਮਿ।” 2. ਜਾਣ, ਸਮਝੇ . 
-- ਗਉਂ ੧, ੮, ੩ : ੨ (153) “ਬ੍ਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ 
“ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਭਾਇ।” 
ਕੋ ਅਧਾਰੁ।” __-- ਸਵ ੨, ੩ : ੨ (139।) - ਸਿਲਾ ੪, ਵਾਰ ੩ਸ, ੩, ੧ : ੧ (੧49) 
ਬਿਥਿ -- ਵਿੱਥ ਬਿੰਦਕ -- ਥੋੜੀ ਜਿਹੀ, ਰਤਾ ਕੁ 
ਕਉ ਬਿਥਿ ਦੀਜੈ।” - ਰਾਮ ੫, ਵਾਰ ੫ : ੬ (959) 


- ਕਲਿ ੪, ਅਸ ੧, ੭ : ੨ (1324) | ਬਿੰਦਤੇ -- ਜਾਣਦਾ, ਪਛਾਣਦਾ 
ਬਿੰਦ -- ।. ਰਤਾ ਭਰ, ਥੋੜੇ ਚਿਰ ਲਈ, ਪੁਨਭਰ | _“ਨਿਹਫਲੰ ਤਸਿ ਜਨਮਸਿ ਜਾਵੜੁ ਬ੍ਰਹਮ ਨ 








“ਕਰਨ ਨ ਸੁਨਹੀ ਹਰਿ ਜਸੁ ਬਿੰਦ।” ਬਿੰਦਤੇ । 
-` ਗਉ ੫, ਥਿਤੀ ੯ : ੪ (298) - ਮਾਝ ੧. ਵਾਰ ੨੩ਸ, ੨, ੨ : ੧ (148) 
2. ਬੂੰਦ, ਤੁਪਕਾ ਬਿੰਦਰ - ਇਕ ਗਰੀਬ ਕ੍ਰਿਸ਼ਨ ਭਗਤ ਜੋ ਸੁਦੇਸ਼ਣਾ 
“ਬਬਾ ਬਿੰਦਹਿ ਬਿੰਦ ਮਿਲਾਵਾ।” ਨਾਮੀ ਦਾਸੀ ਦੇ ਪੇਟੋ ਵਿਅਸ ਦਾ ਪੁਤਰ 
-- ਗੋਉ ਕਬ, ਬਾਅ ੨੯ : ੧ (341) ਸੀ, ਮਹਾਭਾਰਤ ਸਮੇਂ ਇਸ ਨੇ ਕੌਰਵਾਂ 
“ਬ੍ਹਮੁ ਬਿੰਦ ਤੇ ਸਭ ਓਪਤਿ ਹੋਈ।” (ਬੂੰਦ ਦਾ ਸਾਥ ਦਿੱਤਾ : ਉਸ ਦੇ ਸਦਗੁਣਾ 
ਭਾਵ ਵੀਰਜ) ਸਦਕਾ ਕ੍ਰਿਸ਼ਨ ਜੀ ਦੁਰਯੋਧਨ ਦੇ ਰਾਜ 
- ਭੈਰ ੩, ੧, ੨ : ੨ (28) ਘਰਾਣੇ ਨੂੰ ਛਡ ਕੇ ਉਸ ਦੇ ਘਰ ਠਹਿਰੇ 
3. ਜਾਣਨਾ _ ਸੀ 
“ਨਾਦ ਬਿੰਦ ਕੀ ਸੁਰਤਿ ਸਮਾਇ।” 'ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿ ਘਰਿ 
-- ਆਸਾ ੧, ੧੨, ੨ : ੩ (352) ਜਿਸ ਜਾਇ।”” -- ਸੂਹੀ ੪, ੮, ੧ : ੨ (733) 
(ਸ਼ਬਦਾਰਥ ਇਸਦੇ ਅਰਥ ਪੈਦਾ ਕਰਨ ਵਾਲੇ | ਬਿਦਰਿਓ -- ਚੀਰਿਆ, ਫਾੜਿਆ 
ਦਾ ਰੂਪ ਕਰਦਾ ਹੈ) “ਸੰਤ ਪ੍ਹਲਾਦ ਕੀ ਧੈਜ ਜਿਨਿ ਰਾਖੀ ਹਰਨਾਖਸੁ 
4. ਖਬਰ, ਜਾਣਕਾਰੀ (ਕੋਸ਼) ਨਖ ਬਿਦਾਰਿਓ।” 
“ਜਿਨਾ ਗੁਰੂ ਨਹੀ ਭੇਟਿਆ ਭੈ ਕੀ ਨਾਹੀ ਬਿੰਦ ।” -- ਬਿਲਾ ਕਬ, ੪, ੩ : ੨ (856) 
` _` ਮਾਰੂ ੩, ਵਾਰ ੪ਸ, ੩. ੧ : ੧ (।0%%) | ਬਿੰਦਰ -- ਇਕ ਨਿਮਾਣਾ ਕਿਸ਼ਨ ਭਗਤ ਵੇਖੋ 
(ਇਸਦੇ ਅਰਥ 'ਬੂੰਦ ਮਾਂਤਰ` “ਰਤਾ ਕੂ” ਵੀ ` 'ਬਿਦਰ' ਰ੍‌ 
ਵਿ `ਲੂ ਪੁਹਿਲਾਦ ਧੂ ਬਿਦਜੁ ਦਾਸੀ ਸੁਤੁ ਗੁਰਮੁਖਿ 


_5. ਥੋੜਾ ਜਿਹਾ, ਰਤਾ ਵੀ ਨਾਮਿ ਤਰੇ।” 








ਬਿਦਾਇ 1719 ਬਿਦਾਰੀ 
ਦਾ ਜਦ 8. 4; %”.2 ਦੇ (4927 -- ਰਾਮ ੫, ਅਸ ੫, ੩ : ੧ (915) 
ਬਿਦਾਇ -- ਵਿਦਾ ਹੋਣ ਵੇਲੇ (ਨਿਰਣੈ ਦਰਪਣ) ਤੂੰ | ਬਿਦਾਰਾ -- ਨਾਸ ਹੋਇਆ,ਮਾਰਿਆ ਗਿਆ 


ਜਾਣ, ਸਾਨੂੰ ਦਸ (ਕੋਸ਼) (ਫ. ਬਦਾ) 
“ਜਬ ਅਜਰਾਈਲੁੂ ਬਸਤਨੀ ਤਬ ਚਿਕਾਰੇ 
ਬਿਦਾਇ। ? _ - ਤਿਲੰ ੫. ੧, ੩ : ੨ (723) 
ਬਿਦਾਰ -- ਨਾਸ ਕਰਨ ਵਾਲਾ 
“ਹਰਨਾਖਸੁ ਛੇਦਿਓ ਨਖ ਬਿਦਾਰ। (ਨਹੁੰਆਂ 
ਨਾਲ ਪਾੜ ਕੇ ਨਾਸ ਕੀਤਾ) 
-- ਬਸੰ ਕਬ, ੪, ੪, ੪ (1194) 
“ਪ੍ਰਾਨ ਅਧਾਰ ਦੁਖ ਬਿਢਾਰ ਦੈਨਹਾਰ ਬੁਧਿ 
ਬਿਬੇਕ।” (ਦੂਰ ਕਰਨ ਵਾਲਾ) 
-- ਪ੍ਰਭਾ ੫, ੧੫, ੧ : ੧(1 
ਹੋਰ ਰੂਪ -- ਬਿਦਾਰਉ -- 
"ਸੰਤ ਕਾ ਲੀਆ ਧਰਤਿ ਬਿਦਾਰਿਉਂ।” 
-- ਗੋਂਡ ੫, ੧੮, ੧ : ੧ (867) 
ਬਿਦਾਰਣ -- ।. ਦੂਰ ਕਰਨ ਵਾਲਾ 
“ਪਭ ਦਇਆਲ ਦੁਖ ਦਰਦ ਬਿਦਾਰਣ । ” 
-- ਮਾਰੂ ੫, ੧੯, ੪ : ੩ (1005) 
2. ਤੋੜਨਾ, ਦੂਰ ਕਰਨਾਂ 
“ਬਿਦਾਰਣ ਕਦੇ ਨ ਚਿਤੇ। ”” 
-= ਗਾਥਾ ੫, ੧੨ : ੨ (1361) 
ਹੋਰ ਰੂਪ - ਬਿਦਾਰਣਹ -- 
ਬਿਦਾਰਣਹ।” (ਨਾਸ ਕਰਨ ਵਾਲੇ) 
੮ ਸਸ੫, ੪੬ ; 2 (1358) 
ਬਿਦਾਰਨ -- ।. ਨਾਸ ਕਰਨ ਵਾਲਾ, ਦੂਰ ਕਰਨ 
ਵਾ ॥ 
“ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ 
ਹੋਇ ਸਗਲ ਸਿਧਿ।” 
-- ਲਾਲ ੫, ੧, ੧੨ : 
2. ਦੂਰ ਕਰਨ, ਨਾਸ ਕਰਨ 
“ਕੀਰਤ ਕਰਨ ਸਰਨ ਮਨਮੋਹਨ ਜੋਹਨ ਪਾਪ 
ਬਿਦਾਰਨ ਕਉ।” 
-- ਸਮੁ ੫, ੨ : ੧ (1387) 
ਹੋਰ ਰੂਪ -- ਬਿਦਾਰਨਾ -- 
“ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ 
ਬਿਦਾਰਨਾ। ” (ਦੂਰ ਕਰੀਦਾ ਹੈ) 


341) 


੨ (1296) 








“ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ 
ਬਿਦਾਰਾ।” _-- ਧਨਾ ੫, ੨, ੨ : ੨ (671) 
ਬਿਦਾਰਿ - ।. ਮਾਰ ਦਿਤੀ, ਦੂਰ ਕੀਤੀ 
“ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ।” 
=- ਗਉਂ ੩, ਅਸ ੨, ੮ : ੨ (230) 
“ਰਖ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ 
ਨਿਰੰਕਾਰ। ”` (ਦੂਰ ਕਰ) 
ਹੋਰ ਰੂਪ - ਬਿਦਾਰਿਓ -- ਰ 
ਬਿਦਾਰਿਓ।” (ਦੂਰ ਕੀਤਾ) __ 


-- ਦੇਵ ਪੰ, ੬, ੧ : ੨ (529) 


2. ਪਾਂੜ ਕੇ 
“ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ 
ਇਹ ਕਲੀਰੇ ।” 
__ -- ਆਸਾ ੫, ੧੩੨, ੧" : ੨ (404) 
ਹੋਰ ਰੁਪ -- ਬਿਦਾਰਿਓ -- 


ਬਿਦਾਰਿਓ।” (ਪਾੜ ਦਿਤਾ ਜਾਏਂ ਹਨ) 
- ਮਾਰੂ ੫, ੮, ੧੯: ੨ (1001) 
ਬਿਦਾਰਿਅਨੁ -- ।. ਨਾਸ ਕਰ ਦਿੱਤੇ __ 
“ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ । ` 
- ਗੂਜ ੫. ਵਾਰ ੧ਸ, ੫, ੨ : ੫ (517) 
2. ਦੂਰ ਕੀਤੇ 
“ਜਮ ਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ 
ਲਏ ਛਡਾਇ । ” 
-- ਸਲੋ ੪, ੨੭ : ੭ (1424) 
ਬਿਦਾਰਿਆ - ।. ਨਾਸ ਕੀਤਾ, ਦੂਰ ਕੀਤਾ 
“ਦੂਖ ਦਰਦ ਰੋਗ ਸਗਲਾ ਬਿਦਾਰਿਆ। ” ਰ੍ 
- ਗਉ ੫. ੧੪੮, ੨ : ੨ (195) 
2. ਪਾੜਿਆ 
ਉਬਾਰਿ।” 
- ਭੈਰ ੩, ੨0, ੪ : ੪ (1133) 
ਬਿਦਾਰੀ -- ਦੂਰਹੋ ਗਏ, ਮੁਕ ਗਏ 
“ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ 


ਬਿਦਾਰੁ 


1720 


ਇਦੇਹੀ 





ਮਿਲਿ ਰੋਗ ਬਿਦਾਰੀ।” 
-- ਸੋਰ ੫, ੨੮, ੫ : ੧ (617) 
ਬਿਦਾਰੁ -- ਦੂਰ/ਨਾਸ ਕਰਨ ਵਾਲਾ 
ਆਤਮਾ ਤ੍ਰਿਬਿਧਿ ਤੇਰੈ ਏਕ ਲਿਵਤਾਰ ।” 
- ਸਵ ੨, ੩ : ੪ (1391) 
ਬਿਦਾਰੂ -- ਨਾਸ /ਦੂਰ ਕਰ ਦਿਤਾ 
“ਤਿਨਿ ਸਗਲਾ ਰੋਗੁ ਬਿਦਾਰੂ । ” 
- ਸੋਰ ੫, ੫੬, ੨ : ੨ (623) 
ਹੋਰ ਰੂਪ -- _ ਬਿਦਾਰੂਓ -- 
“ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ। ” 
(ਦੂਰ/ਨਾਸ ਕਰ ਦਿਤਾ) 
- ਗੁਜ ੫, ਵਾਰ ੧੬ : ੪ (522) 
ਬਿਦਾਰੇ -- ।. ਦੂਰ ਕਰਦਾ ਹੈ 
ਲਿਗ ਨਉ 
ਤਾਸ ਬਿਦਾਰੇ। ” 
- - ਗਉ ੫, ੧੩੮", ੨ : ੨ (210) 
_ਰੋਰ ਰੂਪ -- ਬਿਦਾਰੈ -- 
ਦੂਖ ਬਿਦਾਰੈ। (ਦੂਰ ਕੀਤੇ) ਰ 
` ਸਾਰ ੫, ੭੨, ੧: ੧ (218) 
ਹੀ 
“ਰਕਤਬੀਜੁ ਕਾਲਨੇਮੁ ਬਿਦਾਰੇ।” 
- ਗਉ ੧, ਅਸ ੯, 2 : ੨ (224) 
ਹੋਰ ਰੂਪ -- ਬਿਦਾਰੈ - 
“ਕਾਲੁ ਕੰਟਕੁ ਜਮੁ ਤਿਸੁ ਨ ਬਿਦਾਂਰੈ।” (ਪਾੜੇ, 


ਮਾਰੇ) -- ਸੂਹੀ ੫, ੨੫, ੩ : ੨ (742) 
ਬਿਦਾਰੋ -- ਰ 
“ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ 
_ ਬਿਦਾਰੋ।” (ਦੂਰ ਕਰਦਾ ਹੈ) _ 


-- ਗਉ ੫. ਛੰਤ ੩, ੩ : ੪ (249) 
ਬਿੰਦਿ -- ਥੋੜਾ ਚਿਰ, ਪਲ ਭਰ 
““ਬਿੰਦਹਿ ਬਿੰਦਿ ਨ ਬਿਛੁਰਨ ਪਾਵਾ। ” 
ਵੇ - ਗਉ ਕਬ, ਬਾਅ ੨੯ : ੨ (341) 
ਬਿਦਿਆ -- ਗਿਆਨ, ਇਲਮ, ਵਿਦਿਆ 
“ਬਿਦਿਆ ਤਪੁ ਜੋਗੁ ਪ੍ਰਭ ਧਿਆਨੁ । ” 


.- ਗਉਂ ੫. ਸੁਖ ੨੪, ੬ : ੩ (296) 














ਬਿਦੀਰਨ -- ਨਾਸ ਕਰਨ ਵਾਲਾ 
"ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਦਿਛ _ 
ਪੁਜੰਤੀਆ।” 
- ਆਸਾ ੫, ਛੰਤ ੧੪. ੪ : ੩ (462) 
ਬਿਦੁ -- ਬਿੰਦ, ਬੂੰਦ (ਵੀਰਜ ਦੀ) 
“ਮਾ ਕੀ ਰਕਤੁ ਪਿਤਾ ਬਿਦੁ ਧਾਰਾ।” 
“ ਮਾਰੂ ੧ ਸੋਲਾ ੩, ੪ : ੧ (1022) 
ਬਿੰਦੁ -- ।. ਬੁੰਦ (ਵੀਰਜ ਦੀ) ਰ 
ਮਿਨ 
ਪਿਰਾਣੂ। ? -- ਸਿਰੀ ੧, ਅਸ ੧੫, ੫ : ੨ (63) 
“ਬਿੰਦੂ ਨ ਰਾਖਿਆ ਸਬਦੁ ਨ ਭਾਖਿਆ।” (ਭਾਵ 
ਜਤ) - ਰਾਮ ੧, ਸਿਗੋ ੬੨ : ੩ (945) 
2. ਬੀਜ ਰ 
“ਬੁਹਮ ਬਿੰਦੁ ਤੇ ਸਭ ਉਤਪਾਤੀ।” 
`__``- ਗਉ ਕਬ, ੭, ੧ : ੨ (324) 
3. ਰਤਾ ਕੁ, ਪਲਭਰ, ਥੋੜਾ ਜਿਹਾ 
"ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ 
ਸੁਖ ਭਾਈ। ” ਰ 
- ਸੋਰ ੧, ਅਸ ੧, ੩ : ੧ (634) 
4. ਰੱਦ ਕਰਨਾ 
“ਨਿੰਦੂ ਬਿੰਦੁ ਨਹੀ ਜੀਉ ਨ ਜਿੰਦੋ।” 
_ - ਮਾਰੂ ੧, ਸਲੋ ੧੫, ੯ : ੧ (1035) 
ਬਿਦੁਅੰਸੀ -- ਪ੍ਰਬੀਨ, ਚੰਗੀ ਤਰ੍ਹਾਂ ਜਾਣਨ ਵਾਲਾ 
“ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ 


ਸੁਖੁ ਪਾਵਹਿ।” -- ਸੋਰ ੫, ੧੬, ੩ : ੧ (613) 
ਬਿੰਦੇ -- ਜਾਣੇ, ਸਮਝੇ 


“ਬ੍ਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਕਿ ਅਨਦਿਨੁ 
ਹਰਿ ਲਿਵ ਲਾਏ ।” 
- ਗੁਜ ੩, ਵਾਰ ੧0ਸ, ੩, ੧ : ੧ (512) 
ਬਿਦੇਸਿ -- ਵਿਦੇਸ, ਪਰਾਏ ਮੁਲਕ 
"ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ।” 


- ਫੁਨਪੰ,੯: ੩ (13 362) 


ਹੋਰ ਰੂਪ -- ਬਿਦੇਸੁ -- 
“ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ 
ਨ ਬੁਝ। ' -- ਗਉ ਰਵਿ, ੧. ੧ : ੧ (346) 


। ਬਿਦੇਹੀ -- ਸਰੀਰ ਰਹਿਤ _ 


“ਦੇਹੀ ਗੁਪਤ ਬਿਦੇਹੀ ਦੀ ਸੈ।” 


ਬਿੰਦੈ 


1721 


. -ਵ” 


-------------ਮ-.-. "ਅਸਾਮ. 


-- ਰਾਮ ੫, ੫੪, ੩ : ੧ (900) 
ਬਿੰਦੈ -- ਜਾਣੇ, ਸਮਝੈ 
“ਬੂਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਤੈ ਏਕ ਸਬਦਿ 
ਲਿਵ ਲਾਇ। ” 
-- ਸੋਰ ੪, ਵਾਰ ੧੯ਸ, ੩, ੧ : ੧ (649) 
ਬਿਦੂਮਾਨ - ਪ੍ਰਤਖ, ਆਮਣੇ ਸਾਹਮਣੇ 
“ਬਿਦ੍ਮਾਨ ਗੁਰਿ ਆਪਿ ਥਪ੍ਉ ਥਿਰੁ ਸਾਚਉ 
ਤਖਤੁ ਗੁਰੂ ਰਾਮਦਾਸੈ। ” 
-- ਸਵ ੪, ਮਥੁ ੬ : ੪ (1404) 
ਬਿੰਦਾਬਨ -- ਮਥੁਰਾ ਨਿਕਟ ਜਮਨਾ ਨਦੀ ਦੇ ਕੰਢੇ 
ਦਾ ਇਕ ਬਨ (ਜੰਗਲ) ਜੋ ਕਿਦਾਰਾ 
ਰਿਸ਼ੀ ਦੀ ਪੂਤਰੀ 'ਵ੍ਰਿੰਦਾ` ਦਾ 
ਤਪੋਸਥਾਨ ਮੰਨਿਆ ਜਾਂਦਾ ਹੈ 
ਗਾਊ ਰੇ।” _ -- ਗਉ ਕਬ, ੬੬, ੨ : ੧ (336) 
ਹੋਰ ਰੂਪ -- ਬ੍ਰੰਦਾਬਨਾ -- 
`..- ਮਾਲੀ ਨਾਮ, ੧, ੩ : ੧ (9ਨਨ) 
_ਬਿਧ -- ਰਚਨਹਾਰ, ਪ੍ਰਭੂ, ਵਿਧਾਤਾ 
“ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇਰਚਿਆ ਸੋ 
ਹੋਇ।” -- ਗਉ ਕਬ, ੬੩, ੩ : ੨ (337) 
ਬਿਧਵਾਂ -- ਵਿਧਵਾ, ਪਤੀ ਵਿਹੁਣ, ਰੰਡੀ 
“ਜਿਉ ਤਨੁ ਬਿਧਵਾ ਪਰ ਕਉ ਦੇਈ।” 
-- ਗਉ ੧. ਅਸ ੧੧, ੬ : ੧ (226) 
ਬਿਧਵਾਰਿ - ਮਿਲੀ ਹੋਈ, ਸਬੰਧ ਰਖਨ ਵਾਲੀ 


“ਪਾਂਚ ਨਾਰਦ ਕੈ ਸੰਗਿ ਬਿਧਵਾਰਿ। ” 
-- ਗੋਂਡ ਕਬ, ੮, ੫ : ੨ (872) 
ਬਿਧਾਈਐ -- ਵਿੰਨੀਏ 


“ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੂ 
ਬਿਧਾਈਐ। ”-- ਕਲਿ ੫, ੨, ੨ : ੨ (1322) 
ਬਿਧਾਸਾ - ਪਾੜਿਆ, ਚੀਰਿਆ 
“ਹਰਣਾਖਸੁ ਲੇ ਨਖਹੁ ਬਿਧਾਸਾ। ” 
-- ਗਉ ੧. ਅਸ ੯, ੬ : ੨ (224) 
ਬਿਧਾਤਉ -- ਵਿਧਾਤਾ, ਰਚਨਹਾਰ, ਕਰਤਾਰ 
- ਸਵ ੫. ਕਲ, ੫ : ੪ (1407) 
ਬਿਧਾਤਾ -- ਫਲ ਦੇਣ ਵਾਲਾ, ਭਾਗ ਬਣਾਨ ਵਾਲਾ, 


ਅਰਥਾਤ ਪ੍ਰਭੂ ਰ੍ 
“ਆਪੇ ਗੁਰ ਦਾਤਾ ਕਰਮਿ ਬਿਧਾਤਾ। ” 
ਰ ` -- ਮਾਝ ੩. ਅਸ ੨੯, ੨ : ੧ (126) 
“ਨਾਨਕ ਤਿਸੁ ਕਿਰਪਾਲੂ ਬਿਧਾਤਾ। '' (ਪ੍ਰਭੂ , “ 
ਰਚਨਹਾਰ) _-- ਗਉ ੫, ੧੪0, ੪ : ੨ (194) 
“ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ। ' (ਭਾਗ 
ਬਣਾਨ ਵਾਲਾ) 
ਅਜ ਤਾ 
ਹੋਰ ਰੂਪ -- ਬਿਧਾਤੀ -- _` 
“ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ। ” 
(ਸਿਰਜਣਹਾਰ, ਹਰੀ) ਜਾ 
- ਮਾਝ ੧. ਵਾਰ ੧ : ੬ (138) 





ਬਿਧਾਤੇ -- ਰ 
“ਅੰਤਰਜਾਮੀ ਪੁਰਖ ਬਿਥਾੇ ਸਰਧਾ ਮਨ ਕੀ ` 
ਪੂਰੇ।” (ਪ੍ਰਭੂ, ਸਿਰਜਨਹਾਰ) 

-- ਗਉ ੫, ਸੋਰ ੫, ੪ : ੧ (13) 
ਬਿਧਾਤੈ -- 
_ਜਨਮਾਧੇ।” (ਪ੍ਰਭੂ ਨੇ) 
-- ਆਸਾ ੫, ੧੨੬, ੩ : ੨ (403) 
ਪ੍ਰਕਾਰ, `ਵਿੱਧੀ 

“ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ 
ਮਿਲਾਇ।? _ -- ਸਿਰੀ ੪, ੬੫, ੧ : ੩ (39) 

“ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ।” 
(ਮਰਯਾਦਾ, ਢੰਗ) ਰ੍ 

-- ਆਸਾ ੧, ੫੯, ੩ : ੧ (367) 

“ਅਪੁਨੀ ਬਿਧਿ ਆਪਿ ਜਨਾਵਹੁ।” (ਜੁਗਤੀ) 


- ਸੋਰ ੫, ੩੧, ੧" : ੧ (617) 


ਬਿਧਿ -- 








2. ਹਾਲਤ 
“ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ।” 
-- ਮਾਝ ੫, ੨੫, ੩ : ੧ (101) 
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰ ਸਾ 
ਬਿਧਿ ਤੁਮ ਹਰਿ ਜਾਣਹੁ ਆਪੇ।” 
-- ਗਉ ੪, ੪੯, ੪ : ੧ (167) 
3. ਪ੍ਰਕਾਰ, ਵੰਨਗੀ ਤਰ੍ਹਾਂ, ਜੁਗਤੀ 
_ “ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ 
ਭਾਤੀ।”? -- ਮਾਝ ੧, ਵਾਰ ੧ : ੨ (138) 





ਸ਼ਿਧੀ 








1722 





“ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ 'ਨਿਰਮੌਲਕੂ ਅਤਿ ਹੀਰੋ ਨੀਕੋ ਹੀਰੈ ਹੀਰੁ 


ਕੋ ਜੋ ਪ੍ਰਾਨੀ।” 
-- ਗਊ ੯. ੭, ੩ : 2 (220) 
4. ਬਣਤ, 
_ਸਭ ਬਿਧਿ ਸਾਜੀ।” 
-- ਗਉ ੫, ੧੨੬, ੫ : ੧ (206) 
5. ਢੋਹ, ਅਵਸਰ 
“ਜਨ ਨਾਨਕ ਹਰਿ ਭਏ ਦਇਆਲਾ ਤਉ ਸਭ 
ਬਿਧਿ ਬਨਿ ਆਈ।” 
-- ਗਉ ੯,੪,੨:੨(219) 
6. ਸਿਆਣਪ, ਸੁਚੱਜ 
“ਪੁਤਰੀ ਤੇਰੀ ਬਿਧਿ ਕਰਿ ਥਾਟੀ।” 
- ਆਸਾ ੫. ੧੪, ੧ : ੧ (374) 
7. ਤਰਹਾਂ 
“ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ 
ਦਾਗਾ। `-- ਆਸਾ ਧੰਨਾ, ੨, ੪ : ੧ (46੧) 
ਛੰਟਿ।” -- ਗੂਜ ੫, ੩0, ੫ : ੩ (502) 
8. ਮਲ, ਤਥ 
ਇਹ ਬਿਧਿ ਜਾਤੀ।” 


- ਧਨਾ ੩, ੨੫, ਤੇ 2 (677). 


ਬਿਧੀ -- ।. ਤਰ੍ਹਾਂ 
“ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ 

ਗਵਾਇਆ। ” 
- ਸਿਰੀ ੧, ੨੭, ੧" : ੨ (24) 
“ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ।”” 
-- ਗਉਂ ੫, ੧੧੬, ੩ : ੧ (203) 

ਹੋਰ ਰੂਪ -- ਬਿਧੀਆ -- 

'“ਯਯਾ ਜਤਨ ਕਰਤ ਬਹੁ ਬਿਧੀਆ। ” (ਢੰਗਾਂ 


ਨਾਲ) _- ਗਉ ੪, ਬਾਅ ੪੩ : ੧ (259) 
ਬਿਧੀਐ -- 
“ਕਿਤੁ ਬਿਧੀਐ ਕਿਤੁ ਸੰਜਮਿ ਪਾਈਐ। ” 
(ਸਾਧਨ ਦੁਆਰਾ) 


-- ਬਿਲਾ ੫, ੧੨, ੧" : ੧ (822) 
ਬਿਧੀਜੈ -- ਵਿੰਨ੍ਹੀਦਾ ਹੈ 





ਬਿਨਸ 
ਬਿਧੀਜੈ। ” 
- ਕਲਿ ੪, ਅਸ ੪, ੩ : ੧ (1325) 
ਬਿੰਧੁਸਿ -- ਮਾਰਕੇ 
ਪ੍ਰਭੂ ਪਾਇਆ।” 
-- ਪ੍ਰੰਭਾਂ ੧, ੧੫, ੩ : ੨ (1332) 
ਬਿਧੇ -- ।. ਵਾਂਗ, ਤਰ੍ਹਾਂ 


“ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ।” 
- ਗਉਂ ੫. ੧੪੮”, ੧: ੨ (212) 
2. ਵਿੰਨ੍ਹੇ ਹੋਏ ਭਾਵ ਮਗਨ 
“ਉਆ ਰਸ ਜੋ ਬਿਧੇ ਹਾਂ।” 
-- ਆਸਾ ੫, ੧੬੧, ੧” : ੩ (410) 
“ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ 
ਮਗਿ।” (ਵਿੰਨ੍ਹਿਆ ਹੋਇਆ) 
-- ਸਸ ੫, ੧0" : ੨ (1389) 
3. ਢੰਗ ਨਾਲ, ਪ੍ਰਕਾਰ ਰ੍ 
ਛੁਟਕਾਰ। ” 
- ਕਾਨ ੫, ੧੯, ੨ : ੧(1301) 
4. ਢੰਗ, ਤਰੀਕਾ, ਜੁਗਤ 
“ਐਸੀ ਕਉਨ ਬਿਧੇ ਦਰਸਨ ਪਰਸਨਾ।” 
<< ਕੀਨ ੫. ੩੫. ੧”. ੧੩05) 


ਬਿਧੂੰ -- ਵਿੰਨ੍ਹਿਆ ਜਾਣਾ 


-- ਗਾਥਾ ੫, ੧੮ : ੧ (1361) 


ਬਿਨਉ -- ਬੇਨਤੀ, ਅਰਜ਼, ਅਰਜੋਈ 


“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ 
ਗੁਰਪਾਸਿ।” -- ਗੂਜ ੪, ਸੋਦ ੪, ੧ : ੧ (10) 


ਬਿਨਸ -- ਨਾਸ ਹੁੰਦਿਆ 


''ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ 
ਝੁਠਿਆ। ” -- ਜੈਤ ੫, ਛੰਤ ੩, ੩ : ੬ (705) 
ਹੋਰ ਰੂਪ -- ਬਿਨਸਸੀ -- 
ਪ੍ਰਤੁ।” (ਨਾਸ ਹੋਵੇਗੀ) ___ ਰ 
- ਮਾਝ ੫, ਬਾਰਾ ੭ : ੩ (134) 


ਬਿਨਸਹਿ -- 


_ਬਿਨਸਤ 


| 


ਬਿਨਠੀ 








“ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ। ” 
(ਨਾਸ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ,ਮਿਟ 
ਜਾਂਦੇ ਹਨ) -- ਮਾਝ ੫, ਰਾਗ ੯ : ੯ (135) 
ਬਿਨਸਹਿਗੇ -- 
ਰ੍ -- ਗਉ ੫, ਅਸ ੪, ੩ : ੪ (237) 
ਬਿਨਸਤ -- ।. ਨਾਸ ਹੁੰਦਾ 
“ਜਗੁ ਬਿਲਸਤ ਹਮ ਦੇਖਿਆ ਲੋਭੇ ਅਹੰਕਾਰਾ। ” 
-- ਗਉ ੧, ਅਸ ੧੭, ੪ : ੧ (226) 
ਹੋਰ ਰੂਪ - ਬਿਨਸਤਉ -- 
“ਦੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ 
_ਸੰਗੁ।” -- ਗਉ ੫. ਬਾਅ ੨੬ : ੩ (255) 
2. ਦੂਰ ਹੁੰਦਾ ਹੈ 
ਹੋ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ 
ਅਲਪੀਵਤ 'ਬਿਨਸਤ ਤਾਪ। ” 
- ਆਸਾਂ ੫. ਛੰਤ ੧੪, ੩ : ੨ (462) 
ਮੋਹ।”? - ਮਾਰੂ ੫, ੨੫, ੨ : ੧ (1006) 
ਬਿਨਸਦਾ -- ਨਾਸ ਹੁੰਦਾ ਹੈ 


`-- ਸਿਰੀ ੩, ੫੨, ੩ : ੧ (33) 


ਜਾਇ।” 
ਬਿਨਸਨਹਾਰਾ -- ਨਾਸ ਹੋਣ ਵਾਲਾ, ਬਿਨਸ ਜਾਣ 
ਉਸ 
“ਦਦਾ ਦੇਖਿ ਜੁ ਬਿਨਸਨਹਾਰਾ। 
-- ਗਉ ਕਬ, ਬਾਅ ੨੪ : ੧ (341) 
ਬਿਨਸਨਾ -- ਨਾਸ ਹੋਣਾ 
“ਅਹੰਬੁਧਿ ਕਉ ਬਿਨਸਨਾ ਇਹ ਧੁਰਿਕੀ ਢਾਲ। 
-- ਬਿਲਾ ੫, ੨੯, ੧ : ੧ (807) 
ਬਿਨਸਾਇਓ -- ਨਾਸ ਹੋ ਭਾਵ ਲੋਪ ਹੋ ਗਏ 
_ “ਕਵਨ ਰੂਪ ਦਿਸਟਿਓ ਬਿਨਸਾਇਓ। ” 
- ਸੂਹੀ ੫, ੧. ੧": ੧ (736) 
ਬਿਨਸਾਇਆ -- ਦੁਰ ਕੀਤਾ 
“ਭਰਮੁ ਮੋਹੁ ਸਗਲ ਬਿਨਸਾਇਆ। ” 
-- ਆਸਾ ੫, 2੧, ੪ : ੨ (388) 
ਹੋਰ ਰੁਪ -- ਬਿਨਸਾਹੀ -- 
“ਉਆ ਕੀ ੜਾੜਿ ਮਿਟਤ ਬਿਨਸਾਹੀ।” (ਮਿਟ 











[ ਜਾਣਾ, ਨਾਸ ਹੋਣਾ) 


ਬਿਨਸਾਨੋ -- ਨਾਸ ਕੀਤਾ, ਮਿੱਟਾ ਦਿਤਾ, ਖਤਮ 
ਕਰ ਦਿੱਤਾ ਰ 
“ਯਾਸਨ ਰੋਗਿ ਭਵਨ ਬਿਨਸਾਨੋ। ” 
-- ਭੈਰ ੫, ੨0, ੨ : ੨ (1140) 
ਬਿਨਸਿ -- ਨਾਸ/ਖਤਮ ਹੋ ਜਾਏ 
ਕੂੜਾ ਰੰਗੁ ਕੁਸੰਭ ਕਾ ਬਿਨਸਿ ਜਾਇ ਦੁਖੁ ਹੋਇ। ” 
-- ਸਿਰੀ ੩, ੩੭, ੩ : ੩ (28) 
ਹੋਰ ਰੂਪ - ਬਿਨਸਿਓ -- 
“ਜਾਂ ਕੈ ਬਿਨਸਿਓ ਮਨ ਤੇ ਭਰਮਾ। ” (ਦੂਰ 
ਹੋਇਆ) -- ਗਉ ੫, ੧0੩, ੩ : ੧ (166) 
ਬਿਨਸਿਆ -- 
“ਕਾਮੁ ਕੋੋਧੁ ਲੋਭੁ ਬਿਨਸਿਆ ਤਜਿਆ ਸਭੁ 
ਅਭਿਮਾਨੁ।” (ਖਤਮ ਹੋ ਗਿਆ) 
-- ਸਿਰੀ ੫, ੮੧, ੨ : ੪ (46) 
ਬਿਨਸੀ -- 
“ਦੁਰਮਤਿ ਬਿਨਸੀ ਕੁਬੁਧਿ ਅਭਾਗੀ। ” (ਦੂਰ 
ਹੋ ਗਈ) -- ਮਾਝ ੫, ੧੮, ੪ : ੨ (100) 
ਬਿਨਸੀਐ -- 
“ਦ੍ਰਿਸਟਿ ਮਾਨ ਸਭੁ ਬਿਨਸੀਐ ਕਿਆ ਲਗਹਿ 
ਗਵਾਰ।” (ਨਾਸ ਹੋ ਜਾਣੀ ਹੈ) 
-- ਬਿਲਾ ੫, ੩੧, ੨ : ੨.(808) 
ਬਿਨਸੇ -- 
ਵਿ 
(ਖਤਮ/ਦੂਰ ਹੋ ਗਏ) 
-- ਸਿਰੀ ੧, ੧੪, ੧ : ੩ (19) 
ਬਿਨਸੈ -- 
“ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ 
ਸਚੁ ਭਰਪੂਰਿ।” (ਨਾਸ ਹੋਏ) 
-- ਸਿਰੀ ੧, ੧੬, ੨ : ੨ (201) 
ਬਿਨਠੀ -- ਨੱਠ ਗਈ, ਦੂਰ ਹੋਈ, ਖਤਮ ਹੋਈ, 
ਨਾਸ ਹੋਈ 
“ਦੁਰਮਤਿ ਮੈਲੁ ਗਈ ਕ੍ਰਮੁ ਭਾਗਾ ਹਉਮੈ ਬਿਨਠੀ 
ਪੀਰਾ।” -- ਸੂਹੀ ੪, ਛੰਤ ੩, ੨ : ੪ (774) 
“ਸਾਬਤੁ ਰਖਹਿ ਤ ਰਾਮ ਭਜੁ ਨਾਹਿ ਨ ਬਿਨਠੀ 
ਬਾਤ।” (ਨਾਸ ਹੋਣ ਵਾਲੀ) ਰ੍ 
-- ਸਲੋ ਕਬ, ੨੨੨ : ੨ (1376) 


-ਜ- 1724 .___`_ਬਿਨਾਸਨ 





ਬਿਨਤਿ -- ਬੇਨਤੀ, ਅਰਜੋਈ - ਵੇਡ ੫. ਛੰਤ ੩, ੧ : ੬ (578) 
“ਬਿਨਤਿ ਕਰਉ ਅਰਦਾਸਿ ਸੁਨਹੁ ਜੇਠਾਕੂਹ (ਮਹਾਨਕੋਸ਼ ਅਰਥ ਵਿਸ਼ੇਸ਼ ਕਰਕੇ ਨਮਸਕਾਰ 
ਭਾਵੇ ।”” ___ -- ਸਮੁ ੫, ੯ : ੩ (1387) -ਕਰਦਾ ਹੈ) 
ਹੋਰ ਰੂਪ -- ਬਿਨਤੀ -- ਬਿਨਵੈ -- ਬੇਨਤੀ ਕਰਦਾ ਹੈ ਰ 

ਲੜਿ ਲਾਇ।”” (ਅਰਜੋਈ) ੍‌ ਜਾਲ।” - ਗੂਜ ੧, ਅਸ ੧,੪: : ੧ (503) 
ਰ - ਮਾਝ ੫, ਬਾਹਾ ੮ : ੬ (135) | ਬਿਨਾ -- ਬਗੈਰ, ਰਹਿਤ 
ਬਿਨੰਤੀ -- ਰ “ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ।” 
"ਕਰਉ ਬਿਨੰਤੀ ਮਾਨ ਤਿਆਗਉ।” - ਗਉਂ ੩, ੩0, ੪: ੩ (161) 
(ਅਰਜੋਈ) -- ਮਾਝ ੫, ੧੮. ੧ : ੨ (99) | ਬਿਲਾਸ -- ਵਿਨਾਸ, ਨਾਸ ਹੋਣਾ, ਮਿਟਣ, ਤਬਾਹ 
ਬਿਨੰਤੀਆ -- ਹੋਣਾ ਰ੍ 
ਚਿਤ ਹਿਤੰ।” (ਬੇਨਤੀਆ) ` ਨ ਕੋਇ।” -- ਗਉ ੫, ਬੁਾਅ ੭ਸ . ੧ (25।) 
` ਗੂਜ ੧, ਅਸ ੫, ੧ : ੨ (505) | “ਮ੍ਰਿਗ ਮੀਨ ਕ੍ਰਿੰਗ ਪਤੰਗ ਕੁੰਚਰ ਟੇਕ ਦੋਖ 
ਗਿਨਵੰਡ - ਬੇਨਤੀ ਕਰਦਾ ਹੈ _ ਬਿਨਾਸ। ” (ਤਬਾਹ ਹੁੰਦੇ/ਨਾਸ ਹੁੰਦੇ ਹਨ) 
“ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ - ਆਸਾ ਰਵਿ, ੧. ੧ : ੨ (486) 
ਦੁਹੇਲੀ। ”-- ਬਿਹਾ ੫. ਛੰਤ ੭, ੧ : ੬ (546) | ਬਿਨਾਸਹਿ -- ਦੂਰ ਹੋ ਜਾਂਦੇ ਹਨ 
ਹੋਰ ਰੂਪ - ਬਿਨਵਤਾ -- “ਗੁਰ ਅਮਰਦਾਸ ਪਰਸੀਐ`ਪੁਹਮਿ ਪਾਤਿਕ 
“ਗੁਰਚਰਣ ਲਾਗਿ ਹਮ ਬਿਨਵਤਾ ਪੁਛਤ ਕਹ ਬਿਨਾਸਹਿ। ” _-- ਸਵ ੩. ੧੪ : ੧ (1394) 


ਜੀਉ ਪਾਇਆ।” (ਬੇਨਤੀ ਕਰਦਾ ਹਾਂ) ਬਿਨਾਸਣਿ -- ਦਰ ਹੰਦੇ/ਮਿਟਦੇ ਹਨ 
` ਆਸਾ ਕਬ, ੧, ੧: ੧ (472) । “ਗੁਰਮਤੀ ਘਟਿ ਚਾਨਣਾ ਅਨੇਰੁ ਬਿਨਾਸਣਿ।” 





“ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ। ” ਕਰੀ 0 
(ਬੇਨਤੀ ਕਰਦਾ ਰੈ) | ਬਿਨਾਸਤ -- ਦੂਰ ਹੋ ਗਈਆਂ 
-" ਰਾਮਖ, ਵਾਰ ੧੮ : ੮ (965) “ਆਸਾ ਮਨਸਾ ਦੋਉ ਤਹਿ ਗੁਣ ਆਸ 
ਦਾ ।”। > ਆਜਾ ੧. 22, ੪ : ੧ (356) 
ਕਰਦ ਦਰ (ਦਲ ਬਿਨਾਸਨ -- ।. ਦੂਰ ਕਰਨ/ਮਿਟਾਉਣ ਵਾਲੇ 
ਬ਼ਿਨਵਤਿ ਨ ਨ ਪਦ ਸਿ ਮਾ “ਅਗਿਆਨ ਬਿਨਾਸਨ ਤਮ ਹਰਣ ਉਚੇ ਅਗਮ 
ਤਟ ਹਾ =-੧-। 9੭ ਅਮਾਉ।”  -- ਮਾਝ ੫, ਦਿਨ ੪ : ੭(137) 
ਬਿਨਵਤਿ ਨਾਨਕ ਓਟ ਪ੍ਰਭ ਤੋਰੀ। ” (ਬੇਨਤੀ 6 
_ਕਰਦਾ ਹੈ) ਰ੍ 


ਹੁ “ਤਹ ਜਨਮ ਮਰਨ ਕਹੁ ਕਹਾ ਬਿਨਾਸਨ।” 
- ਆਸਾ ੫, ੬੮, ੪ : ੨ (386) 


-- ਗਉ ੫, ਸੁਖ ੨੧, ੩ : ੨ (291) 
_ਬਿਨਵੰਤਿ -- ਰਿ ਹੋਰ ਰੂਪ -- ਬਿਨਾਸਨੰ - ___ 
“ਬਿਨਵੰਤਿ ਨਾਨਕ ਦਇਅ ਸੀ __.“ਪ੍ਰਵਿਰਤਿ ਮਾਰਗੰ ਵਰਤੰਤਿ `ਬਿਨਾਸਨੰ।” 
ਆਵਹੁ ਨਾਹ ਪਿਆਰੇ। ਰ 
ਰ (ਨਾਸਵਾਨ ਹੈ) 
-- ਗਉਂ ੫, ਛੰਤ ੧, ੨ :-੬ (247) -- ਸਸ ੫, ੧੨ : ੪ (1355) 
_"ਬਿਨਵੰਤਿ ਨਾਨਕ ਸੁਣਹੁ ਇਨਤੀ ਪ੍ਰਭ ਕਰਣ “ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ 


ਕਾਰਣ ਸਮਰਥਾ। 


ਬਿਨਾਸਨੁ 


1725 


ਬਿਨਾਹਾ 








ਨ ਬਿਨਾਸਨੰ।” (ਨਾਸ ਹੋਣਾ) 
-- ਜੈਤ ੫, ਵਾਰ ੨ਸ, ੫, ੧ : ੨ (706) 
ਬਿਨਾਸਨਹ -- _ 
“ਸਰਬ ਰਖ੍ਹਾ ਗੁਰ ਦਯਾਲਹ ਭੈ ਦੂਖ 
ਬਿਨਾਸਨਹ। ? (ਨਾਸ ਹੁੰਦੇ ਹਨ) 
-- ਸੱਸ ੫, ੫> : ੩ (1559) 
ਬਿਨਾਸਨੀ -- 
“ਦੂਖ ਬਿਨਾਸਨੀ ਹਾਂ।” (ਦੂਰ ਕਰਦਾ ਹੈ) 
-- ਆਸਾਂ ੫, ੧੫੯, ੧ : ੪ (410) 
ਬਿਨਾਸਨੁ -- ਦੂਰ ਕਰਨ ਵਾਲਾ, ਨਾਸ ਕਰਨ 


ਵਾਲਾ 
“ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ। ” 
ਰ੍ -- ਮਾਝ ੫, ਅਸ ੩੯, ੫ : ੧ (133) 
ਬਿਨਾਸਾ -- ।. ਨਾਸ 
ਜਨਮ ਮਰਨ ਨਹ ਹੋਇ ਬਿਨਾਸਾ। ” 
- ਹਉ ੫, ਬਾਅ ੧0 : ੬ (252) 
2. ਨਾਸ ਹੋਣੀ 
“ਕਾਚੀ ਮਟੁਕੀ ਸ਼ਿਨਸਿ ਬਿਨਾਸਾ।” (ਭਾਵ ਟੁੱਟ 
ਨਾ) - ਆਸਾ ੫, ੧੩, ੨ : ੧ (374) 
“ਸਾਚ ਧਣੀ ਜਗੁ ਆਇ ਬਿਨਾਸਾ।” (ਨਾਸ 
ਹੁੰਦਾ, ਮਰਦਾ) 
_ -- ਆਸਾ ੧, ਅਸ ੨, ੧” : ੧ (412) 
“ਭਾਉ ਦੂਜਾ ਬਿਨਸਿ ਬਿਨਾਸਾ।” (ਦੂਰ ਹੋਣਾ) 
-- ਬਿਲਾ ੪, 2, ੨ : ੨ (801) 
“ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ 
ਬਿਨਾਸਿ। ” (ਨਾਸ) 


ਵਡ ੪, ਵਾਰ ੧੭ਸ, ੩, ੨ : ੩ (593) 


ਬਿਨਾਸਿਓ -- ਰ 
` ਵਸਤੁ ਲਹੀ ਮਨ ਜਾਗੇ।” (ਨਾਸ ਹੋਏ, ਮਿਟ 
ਗਿਆ) _ -- ਗਉ ੪, ੬੨, ੩ : ੨ (172) 
ਬਿਨਾਸੀ -- ।. ਸ਼ਿਨਸ ਜਾਣ ਵਾਲਾ, ਨਾਸਵਾਨ 
“ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ। ” 

(ਭਾਵ ਨਾਸਵਾਨ ਸਰੀਰ) 
-- ਗਉ ਕਬ, ੫੨, ੩ : ੧ (334) 

2. ਦੂਰ ਕੀਤੀ, ਮਿਟਾਈ 


“ਸਤਿਗੁਰਿ ਨਾਮੁ ਨਿਧਾਨੁ ਦਿਿਤਾਇਆ ਚਿੰਤਾ 
ਸਗਲ ਬਿਨਾਸੀ। ” 
<< ਸੱਚ ੪, <੫, ₹ : ੧ (616) 
“ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ - 
ਸਗਲ ਬਿਨਾਸੀ।” (ਦੂਰ ਹੋਈ) 
= ਸੱਚ ਦਿ, 2, ੩! ੧ (633) 
3. ਨਾਸ ਹੋ ਗਈ, ਬਿਨਸੀ 
ਬਿਨਾਸੀ ਮਹਾ ਖਇਆ। ” 
-- ਰਾਮ ੫, ੫੫, ੩ : ੨ (900) 
ਬਿਨਾਸੁ -- ਨਾਸ ਰ 
“ਅਨਹਦ ਬਾਣੀ ਪਾਈਐ ਤਹ ਹਉਮੋ ਹੋਇ 
ਬਿਨਾਸੁ।” _-- ਸਿਰੀ ੧, ੧੮, ੩ : ੧ (21) 
“ਤੁਮਰੀ ਦਇਆ. ਤੇ ਹੋਇ ਦਰਦ ਬਿਨਾਸੁ । ` 
(ਦੂਰ ਹੋ ਜਾਂਦੀ ਹੈ,ਮਿੱਟ ਜਾਂਦੀ ਹੈ) 
- ਭੈਰ ੫, ੩੧, ੩ : ੩ (1144) 
ਹੋਰ ਰੁਪ -- ਬਿਨਾਸੇ - 
“ਅਨਦੁ ਭਇਆ ਨਿਕਸੀ ਸਭ ਪੀਰਾ ਸਗਲ 
ਬਿਨਾਸੇ ਦਰਦਾ ਜੀਉ।” (ਦੂਰ ਹੋ, ਨਾਸ 


ਹੋਏ) -- ਮਾਝ ੫, ੨੪, ੨ : ੩ (101) 
ਬਿਨਾਸੈ -- 
“ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ 


ਛਾਈ।” (ਨਾਸ ਹੋਣ ਵਾਲੇ ਹਨ) 
<< ਸੈਰ ੯ ੨, 2 : ੧ (219) 
"ਕੋਧੁ ਬਿਨਾਸੈ ਸਗਲ ਵਿਕਾਰੀ।” (ਨਾਸ 
ਕਰਦਾ ਹੈ) 
-- ਗਉ ੧, ਅਸ ੧੧, ੪ : ੨ (225) 
“ਤਿਸਹਿ ਅਰਾਧਿ ਮਨਾ ਕਿਨਾਸੈ ਸਗਲ ਰੋਗੁ। 


(ਦੂਰ ਹੋ ਜਾਣ) 
ਰ੍ -= ਆਸਾਂ ੫. ੧੧੨, ਆ ਦੀ 
ਬਿਨਾਹਾ =- ਨਾਲ ਕੀਤਾ 


ਵਿਸਰ ਤਰ ਰ੍‌੍ 
-- ਆਸਾ ੫, ੮੬, ੪: ੧ (392) 
ਹੋਰ ਰੁਪ -- ਬਿਨਾਹਿ - ਰ੍ 
“ਕਈ ਜੰਤ ਬਿਨਾਹਿ ਉਪਾਰਾ।” (ਨਾਸ ਕਰਕੇ) 
-- ਸੂਹੀ ੫, ੧੬, ੩ : ੨ (740) 
ਬਿਨਾਹੁ -- ਰ 
“ਸਾਕਤ ਸੰਗੁਨ ਕੀਜੀਐ ` ਜਾ ਤੇ ਹੋਇ 


ਬਿਨਾਧਾ 


ਬਿਨਾਹੁ। ” (ਨਾਸ) 
-- ਸਲੋ ਕਬ, ੯੩ : ੨ (1369) 


ਬਿਨਾਹੇ -- 
“ਆਪਿ ਬਿਨਾਹੇ ਆਪਿੰ ਕਰੇ ਰਾਸਿ।” (ਨਾਸ 
ਕਰਦਾ/ਖ਼ਾਰਦਾ ਹੈ) 
-- ਗਉਂ ੫, ੮0, ੪ : ੩ (179) 
ਬਿਨਾਹੈ -- 


ਵਛਲ ਗੁਣਤਾਸਾ। ” 

-- ਸਾਰ ੫, ੩੮, ੧ : ੨ (1212) 
ਬਿਨਾਧਾ -- ਬਿਨਸਨਹਾਰ, ਬਿਨਾਸੀ, ਨਾਸ ਹੋਣ 
ਵਾਲਾ ਰੱ 
“ਅੰਡ ।ਬਨਾਸੀ ਜੇਰ ਬਿਨਾਸੀ ਉਤਭੁਜ ਸੇਤ 

ਬਿਨਾਧਾ।” _ -- ਸਾਰ ੫, ੬, ੨ : ੧ (1204) 
“ਕਬਹੂ ਕੂਰਨੁ ਚਨੇ ਬਿਨਾਂਵੈ।”” 
-- ਭੈਰ ਨਾਮ, ੫; ੧ : ੩ (1164) 
ਬਿੰਨਿ -- ਜਾਣ ਕੇ ਰ 
ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ 
ਮਾਨਵਹਿ ਲਹਿ।” 
- ਸਵ ੩, ੧੪ : ੫ (1395) 
ਬਿਨੁ -- ਬਿਨਾ, ਬਗੈਰ, ਰਹਿਤ 
“ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਧੁ ਬਿਨੁ 
ਅਵਰੁ ਨ ਜਾਣਾ।” 
-- ਆਸਾ ੪, ਸੋਪੁ ੧, ੨ : ੩ (11) 
“ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ 
ਵਰਸਤ ਫਿਰਾਹੀ।” 
- ਗਉ ੩, ੩੫, ੧ : ੨ (162) 
(ਮਹਾਨਕੋਸ਼ ਬਿੰਨਪਗ ਨੇ ਇਨ ਸ਼ਬਦ ਜਿਸ ਦੇ 
ਬਿਨੋਦ -- ।. ਤਮਾਸ਼ਾ, ਖੇਲ 
“ਤਿਥੈ ਨਾਦ ਬਿਨੋਦ ਕੋਡ ਅਨੰਦੁ।” 
- ਜਪੁ ੧, ੩੬ : ੨ (7) 
“ਜੋਗ ਬਿਨੋਦ ਸ੍ਰਾਦ ਆਨੰਦਾ।”” (ਭਾਵ ਚੋਜ) 
_ -- ਪ੍ਰਭਾ ੧, ੧੪, ੨ : ੧ (1331) 
2. ਖੁਸ਼ੀ, ਚਾਉ 
“ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ 


1726 











ਬਿਪਰੀਤਿ 


ਜੀਉ।” -- ਮਾਝ ੫, ੧੯, ੨ : ੩ (100) 
ਬਿਨੋਦ ਸੁਤਹ।” (ਭਾਵ ਭੋਗ ਅਨੰਦ) _ 
- ਸਸ ੫, ੧ : ੧ (1353) 
ਬਿਨੋਦਾ -- ਰਾਗ ਹਿੰਡੋਲ ਦੇ ਅੱਠ ਪੁਤਰਾਂ ਵਿਚੋਂ 
ਦਿਨਾ ਬਾਕੀ ਸਤ ਹਨ : ਸੁਰਮਾਨੰਦ, 
ਭਾਸਕਰ, ਚੰਦਰ, ਬਿੰਬ, ਮੰਗਲਨ, 
ਸਰਸਬਾਨ, ਬਸੰਤ-ਤੇ ਕਮੌਦਾ। 
“ਸਰਸਬਾਨ ਅਉ ਆਹਿ ਬਿਨੋਦਾ।” 
- ਰਾਮ ੧ : ੩੧ (1430) 
ਬਿਨੋਦੀ -- ਬਿਲਾਸ ਕਰਨ ਵਾਲਾ, ਰੰਗ ਰਲੀਆ 
ਮਾਣਨ ਵਾਲਾ, ਚੋਜ ਤਮਾਸ਼ੇ ਕਰਨ 
ਵਾਲਾ 
“ਅਨਦ ਬਿਨੋਦੀ ਖਸਮੁ ਹਮਾਰਾ। ' 
- ਆਸਾਂ ੫, ੫੩, ੩ : ੨ (384) 
“ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ 
ਕਾਹੂ ਕੀ ਮਾਨੀ।” 
- ਮਾਰੂ ਕਬ, ੯, ੨ : ੨ (1105) 
ਬਿਪ - ਬ੍ਰਾਹਮਣ 
ਭਈ ਹੈ ਅਪਾਰਾ।” 
-- ਬਿਲਾ ਕਬ. 2, ੨ : ੧ (8356) 
ਬਿਪਤਿ -- ਵਿਪਤਾ, ਮੁਸੀਬਤ, ਦੁਖ 
“ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ।” 
- ਗਉ ੫, ੧੫੮, ੧ : ੧ (197) 





ਬਿਪਰੀਤ -- ਉਲਟੀ ਬੁਧੀ 
““ਬਿਪਰੀਤ ਸ਼ੁਧੁੰ ਮਾਰਤ ਲੋਕਹ ਨਾਨਕ ਚਿਰੰਕਾਲ 
ਦੂਖ ਭੋਂਗਤੇ।” _ -- ਸਮ ੫, ੨੪ : ੨ (1356) 


ਬਿਪਰੀਤਿ -- 1. ਉਲਟੀ ਰੀਤ 
“ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ 
ਭਾਵਏ ਜੀਉ।” 
- ਸਿਰੀ ੫, ਛੰਤ ੩, ੧ : ੨ (80) 

“ਬਿਸਟਾ ਮੂਤਰ ਖੋਦਿ ਤਿਲੁ ਤਿਲੁ ਮਨਿ ਨ ਮਨੀ 
ਬਿਪਰੀਤਿ।” (ਭਾਵ ਵਿਰੋਧਤਾ, ਭਾਵ ਰੋਸ) 

- ਮਾਰੂ ਪ, ਅਸ ੩, ੩ : ੨ (1018) 
2. ਉਲਟਾ 


ਬ਼ਿਪਲ 


1727 





_ਮਦ ਬਿਪਰੀਤਿ ਹੇ ਅਵਧ ਅਕਾਰਤ ਜਾਤ। ” 
-- ਆਸਾ ੫, ਛੰਤ ੧੪, ੧ : ੧ (461) 
3. ਉਲਟਾਪਣ, ਪੁਠਾ ਚਲਣ ਦਾ ਸੁਭਾ 
“ਬਿਨਸੈ ਦੁਖੁ ਬਿਪਰੀਤਿ। ” 
ਤੀ 
ਬਿਪਲ -- ਬਹੁਤ, ਅਧਿਕ _ 
“ਬਿਪਲ ਬਸਤੁ ਕੇਤੇ ਹੈ ਪਹਿਰੇ ਕਿਆ ਬਨ ਮਧੇ 
ਬਾਸਾ।” _- ਗਉ ਕਬ, ੬੭, ੧ : ੧ (338) 
ਬਿਪਾਸ -- ਬਿਆਸ ਦਰਿਆ 
ਬਿਪਾਸ ਬਨਾਯਉ।” 
-- ਸਵ ੪, ਨਲ ੧0 : ੪ (1400) 
ਬਿਪੁ - ਨਿਰਾਦਰੀ ਦਾ ਸ਼ਬਦ, ਉਲਟ ਪੁਲਟ ਸ਼ਬਦ 
ਨ ਕੋਊ ਭਾਖੈ।” 
-- ਆਸਾ ੫, ੪੯, ੨ : ੨ (383) 
ਬਿਪ੍ਰ -- ਬ੍ਰਾਹਮਣ 
“ਬਿਪੁ ਸੁਦਾਮੇ ਦਾ ਲਦੁ ਭੰਜ। ” 
- ਬਸੰ ੫, ਅਸ ੨, ੨: ੩ (192) 


੩ (980) 


ਰਾਜਨਹ। ” -- ਸਸ ੫. ੫੬ : ੨ (1359) 
ਬਿੰਬ - 1. ਬੁਲਬੁਲਾ 


“ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ 
ਉਪਾਏ । ” -- ਗਉ ੧, ਅਸ ੧੭, ੧: ੨156) 
ਕਾ ਕੋਟ ਉਸਾਰਿਆ।” (ਵੀਰਜ ਦੇ ਬੁਲਬੁਲੇ ਤੋ 
ਸਰੀਰ ਬਣਾ ਦਿਤਾ) 

-- ਸੂਹੀ ੧, ਛੰਤ ੫, ੩ : ੩ (766) 
2. ਜਿਸ ਚੀਜ਼ ਦਾ ਪ੍ਰਛਾਵਾਂ/ਅਕਸ ਪੈਂਦਾ ਹੈ 
“ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ 

ਕੁੰਭੁ ਬਿਗਰਾਨਾ। ” 

-- ਆਸਾ ਕਬ, ੧, ੪ : ੧ (475) 

3. ਪਾਣੀ 


-- ਗੋਂਡ ਕਬ, ੯, ੩ : ੨ (872) 
“ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ | 








ਬਿਬਾਦਾ 


- ਖ੍ਭਾ ੧, ੩, ੨ : ੧ (1328) 





ਦਾਸਾ।” 
4 ਛਾਂ, ਸਾਇਆ 
ਜਲਹਰ ਬਿੰਬ ਜੁਗਤਿ ਜਗੁ ਰਚਾ। ” 
ਰ - ਸਵ ੪, ਗਯੰ ੫ : ੨ (1402) 
ਬਿਬਹਿ - ਦੂਸਰਾ, ਹੋਰ ਕੋਈ 
“ਰੇਚਿਤ ਚੇਤਸਿ ਕੀਨ ਦਯਾਲ ਦਮੋਦਰ ਬਿਬਹਿ ਨ 
ਜਾਨਸਿ ਕੋਈ।” 
-- ਆਸਾ ਧੰਨਾ, ੩, ੧” : ੧ (48੧) 


ਬਿਬਰਜਤ -- ਵਰਜਿਆ ਹੋਇਆ ਭਾਵ ਛਡਣ 


ਯੋਗ, ਤਿਆਗਣ ਯੋਗ 
“ਜੋ ਬਿਬਰਜਤ ਤਿਸ ਸਿਉ ਨੇਹ।” 

-- ਗਉ ੫, ੯੮, ੧" : ੨ (185) 
ਹੋਰ ਰੂਪ -- ਬਿਬਰਜਿਤ -- 


"ਸੁੰਨ ਗੁਫਾ ਮਹਿ ਆਸਣੁ ਬੈਸਣੂ ਕਲਪ 
ਬਿਬਰਜਿਤ ਪੰਥਾ। (ਤਿਆਗਨਾ) 
- ਗਉ ਕਬ, ੫੩, ੧ : ੨ (334) 


ਬਿਬਲੂ -- ਲਹਿਰਾ ਸਮੇਤ ਝਗ ਵਾਲਾ ਪਾਣੀ,ਹੜਾਂ 


ਦਾ ਪਾਣੀ 
“ਬਿਬਲੁ ਝਾਗਿ ਸਹਜਿ ਪਰਗਾਸਿਆ।” 
- ਪ੍ਭਾ ੧, ੧੩, ੧" : ੨ (1331) 


(ਮਹਾਨਕੋਸ਼ ਇਸ ਦੇ ਅਰਥ “ਆਤਮਕ ਬਲ 
ਰਹਿਤ” ਕਰਦਾ ਹੈ) 
ਬਿਬਾਕਾ -- (ਫਾ. ਬੇਬਾਕ) ਹਿ੍‌ਸਾਬ ਮੁਕ ਗਿਆ, 
ਭਾਵ ਛੁਟਕਾਰਾ ਹੋ ਗਿਆ, ਬਾਕੀ 
ਬਿਨਾ 
“ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ 
ਬਿਬਾਕਾ।” __- ਧਨਾ ੫. ੪, ੩ : ੨ (671) 
ਬਿਬਾਣੀ -- ਬੀਆ ਬਾਣਾਂ ਵਿਚ, ਉਜਾੜਾਂ ਵਿਚ 
ਬਿਬਾਣੀ। ” -- ਬਿਹਾ ੪, ਵਾਰ ੧੨ : ੩ (553) 
ਬਿਬਾਦਾ -- ਝਗੜਾ 
“ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ 


ਬਿਬਾਦਾ। -- ਆਸਾ ਕਬ, ੨੮. ੩ : ੧ (483) 
ਹੋਰ ਰੂਪ -- ਬਿਬਾਦੁ -- 
“ਤੀਰਥਿ ਭਰਮੈ ਰੋਗੁ ਨੇ ਛੁਟਸਿ ਪੜਿਆ ਬਾਦੁ 


ਬਿਬਾਦੁ ਭਇਆ। ” (ਬਹਿਸ ਮੁਬਾਸਾ) 





-- ਭੈਰ ੧, ਅਸ ੧, ੮ : ੧(1153) 
“ਝਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ।” 
` (ਝਗੜੇ ਵਾਲੀ) 

- ਪ੍ਰਭਾ ੧, ਅਸ ੩, ੩ : ੧ (1343) 
ਹੋਰ ਰੂਪ -- ਬਿਬਾਦੇ -- 
“ਭਾਈ ਮੀਤ ਕੁਟੰਬ ਦੇਖਿ ਬਿਬਾਦੇ। ” (ਝਗੜਾ 
ਕਰਦੇ ਹਨ) 
- ਆਸਾ ੫, ੧, ੧ : ੩ (370) 
ਬਿਬਿਧਿ -- ਵਿਭਿੰਨ ਪ੍ਰਕਾਰ ਦੇ, ਵੱਖ ਵਖ 
ਬਾ ਮਨੀ ਮਿ ਬਿ 
ਬਿਕਾਰ।” 
-- ਗਉ ਰਵਿ, ਅਸ ੧, ੪ : ੧ (346) 
ਬਿੰਬੁ - ।. ਬੁਲਬੁਲਾ 
“ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ 
ਸਮਾਈਆ। ” -- ਮਾਰੂ ਪ, ਵਾਰ ੬ : ੮ (1096) 
2. ਪਾਣੀ 
- ਮਲਾਂ ੧, ਵਾਰ ੯ : ੪ (1262) 

।. ਵਿਚਾਰ, ਗਲ ਦਾ ਠੀਕ ਸਰੂਪ 

ਨਿਸਚਿਤ ਕਰਨ ਦੀ ਕਿਰਿਆ, 

ਨਿਰਣਾ ਕਰਨ ਦੀ ਕਿਰਿਆ, ਨਿਰਣਾ 
ਸ਼ਕਤੀ 


ਬਿਬੇਕ -- 


1728 





“ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ 


ਬੀਚਾਰੂ।” _-- ਸਿਰੀ ੩, ੩੯, ੨ : ੩ (28) 
- ਸਿਰੀ ੫, ੯੮, ੪ : ੨ (52) 
"ਸਤਿ ਪੁਰਖ ਪੂਰਨ ਬਿਬੇਕ। ” (ਵਿਚਾਰ ਵਾਲਾ) 
-- ਗਉ ੫. ਸੁਖ ੧੮, ੫ : ੨ (287) 

ਟੇਕ ਸਮਾਨਿ।” (ਵਿਚਾਰ ਵਾਲੇ) 
- ਸਲੋ ੩, ੪੪ : ੩ (1416) 


- ਸਲੋ ੪, ੧੬ : ੪ (1422) 
3. ਤਤ ਗਿਆਨ, ਸੁਧ ਵਿਚਾਰ 
“ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ। ” 


ਬਿਬੇਕੂ 





-- ਆਸਾ ੧, ੧੦, ੧” : ੧ (35।) 
“ਗੁਰ ਕੀ ਮਹਿਕਾ ਕਿਆ ਕਹਾ ਗੁਰੁ ਬਿਬੇਕ 
ਸ੍ਤਸਰੁ। ` 
-- ਆਸਾ ੫, ੧0੪, ੩ : ੧ (397) 
"ਕਬੀਰ ਰਾਸੋ ਰਾਮ ਕਹੁ ਕਹਿਬੇ ਮਾਹਿ 
ਬਿਬੇਕ ।” (ਵਿਚਾਰ ਭਾਵ ਅੰਤਰ) 
-- ਸਲੋ ਕਬ, ੧੯੧ : ੧ (1374) 
ਆ ਵਿਚਾਰ ਵਿਹੂਣ 
“ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ 
ਬਿਬੇਕਹੀਨ ਦੇਹੀ ਧੋਏ।” ` 
- ਧਨਾ ੫, ਅਸ ੧, ੫ : ੧ (687) 
ਬਿਬੇਕਾ -- ।. ਬਿਬੇਕ/ਨਿਰਣੇ/ਵਿਚਾਰ ਵਾਲੀ 
“ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ 
ਬਿਬੇਕਾ। ” -- ਸੋਰ ੫, ਅਸ ੩, ੧": ੨ (641). 
“ਕਾਟ ਅਗਿਆਨ ਤਿਮਰ ਨਿਰਮਲੀਆ ਬੁਧਿ 
ਬਿਗਾਸ ਬਿਬੇਕਾ।” (ਵਿਚਾਰ ਵਾਲੀ) 
_-=- ਸਾਰ ੫, ੨੭, ੧ : ੧ (1209) 
2. ਨਿਰਣਾ, ਵਿਚਾਰ 
“ਅਚਿੰਤੋ ਉਪਜਿਓ ਸਗਲ ਬਿਬੇਕਾ। ” 
- ਭੈਰ ੫, ਅਸ ੩, ੭ : ੩ (1157) 
ਬਿਬੇਕੀ - ਵਿਚਾਰਵਾਨ _ 
“ਕਿਨਹਿ ਬਿਬੇਕੀ ਕਾਟੀ ਤੂੰ। ” 
.->= ਆਸਾ ਕਬ, ੪, ੧" : 
ਹੋਰ ਰੂਪ -- ਬਿਬੇਕੀਆ -- 
“ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ 
ਬਿਬੇਕੀਆ ਜਾਇ। ” (ਵਿਚਾਰਵਾਨ ਨੂੰ) . ' 
- ਰਾਮ ੩, ਅਨੰੰ ੨੨ : ੨ (920) 
ਬਿਬੇਕੁ -- ।. ਨਿਰਣੇ ਕਰਨ ਵਾਲੀ ਵਿਚਾਰ 
ਗੁਣ ਗਾਵਣਿਆ। ” 
-- ਮਾਝ ੩, ਅਸ ੩੨, ੩ : ੩ (128) 
2. ਆਤਮਕ ਵਿਚਾਰ, ਤੱਤ ਵਿਚਾਰ 
ਬੂਝੈ ਬ੍ਰਹਮੁ ਅੰਤਰਿ ਬਿਬੇਕੁ । ” 


੨ ਸਾ ਦਰ ੨6; ਈ 2 ਸੈ (ਹੀ 


੨ (476) 


1729 





4. ਵਿਚਾਰ, ਨਿਰਣਾ 
“ਕੋਈ ਬੂਝੈ ਬੁਝਣਹਾਰਾ ਅੰਤਰਿ ਬਿਬੇਕੁ ਕਰਿ। ” 


-- ਸੋਰ ੪, ਵਾਰ ੧੧ : ੩ (646) 
“ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ। ” 
(ਵਿਚਾਰ ਭਾਵ ਨਿਸ਼ਾਨੀ) 
- ਰਾਮ ੩, ਵਾਰ ੧ਸ, ੩, ੩ : ੨ (947) 
ਬਿਬੇਕੈ -- 1. ਵਿਚਾਰ ਕਰਕੇ _ 
“ਆਪੇ ਬੁਧਿ .ਬੀਚਾਰਿ ਬਿਬੇਕੈ । ” 
-- ਗਉ ੫. ਅਸ ੧, ੮ : ੨ (236) 
2. ਵਿਚਾਰ ਵਾਲੀ, ਬਿਬੇਕ ਵਾਲੀ 
“ਨਾਨਕ ਜਨ ਕੈ ਬਿਰਤਿ ਬਿਬੇਕੈ। ” 
- ਗਉ ੫. ਸੁਖ ੨, ੫ : ੧0 (264) 
ਬਿਬੇਕੋ - ਗਿਆਨ, ਵੀਚਾਰ 
“ਕਹੁ ਕਬੀਰ ਮੈ ਸੋ ਗੁਰੂ ਪਾਇਆ ਜਾ ਕਾ ਨਾਉ 
ਬਿਬੇਕੋੋ।`` _ - ਸੂਹੀ ਕਬ, ੫, ੪ : ੨ (792) 


- ਬਿਲਾ ੫, ੭, ੧" : ੨ (803) 
(ਮਹਾਨਕੋਸ਼ ਇਥੇ ਅਰਥ “ਨਿਰਭਉ” ਭੈ ਰਹਿਤ 
ਕਰਦਾ ਹੈ) 

ਬਿਭੂਖਣ -- ਗਹਿਣੇ, ਜੇਵਰ, ਸ਼ੋਭਾ ਵਧਾਉਣ ਵਾਲੀ 


ਵਸਤ 
“ਮੁਖਿ ਝੂਠ ਬਿਭੂਖਣ ਸਾਰ । ” 


-- ਆਸਾ ੧, ਵਾਰ ੨੪ਸ, ੧, ੨ : ੩ (470) 


-- ਆਸਾਂ ੫, ੧੧, ੨ : ੧ (373) 
ਬਿਭੂਤ -- 1. ਭਸਮ, ਸੁਆਹ 
“ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ।” ਰ 
_- ਗਉ ੪, ੩੯, ੨ : ੧ (164) 
ਹੋਰ ਰੂਪ -- _ਬਿਭੂਤੰ -- 


ਬਿਭੂਤੰ।” (ਭਸਮ) 


- ਆਸਾ ੧, ੩੭, ੩ : ੧ (360) 


ਬਿਭੂਤਾ -- ਰ 
“ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਡੀ 


_ ਨਾਦੁ ਵਜਾਵਹਿ। (ਭਸਮ) 


-- ਮਾਂਝ ੧, ਵਾਰ ੧ਪ੫ੰਸ, ੧, ੧ : ੨ (145) 


ਬਿਭੂਤਿ -- 
"ਮੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ 
ਕਰਹਿ ਬਿਭੂਤਿ। ” (ਭਸਮ) 
- ਜਪੁ ੧, ੨੮ : ੧ (6) 


2. ਦੌਲਤ, ਧਨ 
“ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ 
ਇਹੈ ਸੁਆਉ।” ਰ੍ 
-- ਸਾਰ ੫, ਸੰ %| 5 <$ (1219) 
ਹੋਰ ਰੁਪ -- ਬਿਭੁਤਿ -- 
“ਕਰਹਿ ਬਿਭੂਤਿ ਲਗਾਵਹਿ ਭਸਮੈ।” (ਧਨ 
ਦੌਲਤ) 


- ਮਾਰੂ ੧, ਸੋਲਾ ੨੨, ੧੨ : ੧ (1043) 
ਬਿਭੇਦੁ -- ਅੰਤਰ, ਭਿੰਨਤਾ 
“ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ 
ਨ ਜਾਨ ਬੀਅਉ।” 


-- ਸਵ ੫, ਮਬੁ ੫ : ੩ (1409) 


-- ਧਨਾ ਕਬ, ੪, ੨ : ੧ (692) 
ਬਿਮਲ -- ।. ਮੈਲ ਰਹਿਤ, ਨਿਰਮਲ 

-- ਧਨਾ ੧, ਸੋਹ ੩, ੨ : ੨ (13) 
“ਦੇਹਿ ਬਿਮਲ ਮਤਿ ਸਦਾ ਸਰੀਰਾ। ” (ਪਵਿਤਰ 


-- ਆਸਾ ਕਬ, ੧੨, ੪ : ੧ (476) 


- ਮਾਰੂ ੧, ਸੋਲਾ ੬, ੯ : ੧ (1026) 
(ਮਹਾਨਕੋਸ਼ ਇਸ ਦੇ ਅਰਥ “ਮਲ ਸਹਿਤ” ਮਲੀਨ 
ਲੋਰੋਦਾ ਹੈ) ਰ੍ 
ਬਿਮੁਖਨ -- ਥੇਮੁਖ, ਮੁੰਨਕਰ 
“ਛਾਡਿ ਮਨ ਹਰਿ ਬਿਮੁਖਨ ਕੋ ਸੰਗੁ। ” 
- ਸਾਰ ਸੂਰ, ੧" (1253) 
ਬਿਮੁਚਤੇ -- ਕਟੇ ਜਾਣੇ, ਨਾਸ ਹੋ ਜਾਣੇ 


'ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ 
ਬਿਮੁਚਤੇ। ” (ਛਡ ਦੇਣਾ) 

-- ਜੈਤ ੫, ਵਾਰ ਪਸ, ੫, ੧ : ੨ (706) 
ਬਿਮੁੰਚਿਤ -- ਖਲਾਸੀ ਮਿਲਦੀ ਹੈ। ਛੁਟਕਾਰਾ 
ਮਿਲਦਾ ਹੈ 
“ਤਵ ਭੈ ਬਿਮੁੰਚਿਤ ਸਾਧ ਸੰਗਮ, ਓਟ ਨਾਨਕ 
ਨਾਹਾਇਣਹ। ” _-- ਸਸ ੫, ੪੬ : ੪ (1358) 

ਬਿਮੋਹਨਹ -- ਮੋਹਨ ਵਾਲੇ 
“ਗਣ ਗੰਧਰਬ ਦੇਣ ਮਾਨੁਖ ਪਸੁ ਪੰਖੀ ਬਿਮੋਰਨਰ।” 
-- ਸਸ ੫, ੪੫ : ੨ (1358) 
ਮਤ 
“ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ 
ਪਾਰੁ ਨ ਸੂਝ। ” ਰ 
-- ਗਉ ਰਵਿ, ੧, ੧ : ੨ (346) 
ਬਿਮੋਹਿਤ -- ਮੋਹੇ ਜਾਣਹ _ 
“ਐਸਾ ਦੇਖਿ ਬਿਮੋਹਿਤ ਹੋਏ।” 
-- ਆਸਾਂ ੫, ੧, ੧" 
ਬਿਰਹ -- ।. ਵਿਛੋੜਾ, ਜੁਦਾਈ 
“ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ।” 
-“ ਗਉਂ ੫, ਵਾਰ ੭ਸ, ੫, ੧: ੨ (319) 
ਹੋਰ ਰੂਪ -- ਬਿਰਹੰ -- 
“ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ 
ਦਿਸਹ।” (ਵਿਯੋਗ ਵਿਚ) 
- ਜੈਤ ੫, ਵਾਰ ੭ਸ, ੫, ੧ : ੧ (707) 
2. ਵਿਯੋਗ ਹ ਰ 
"ਧੋਬੀ ਧੋਵੈ ਬਿਰਹ ਬਿਰਾਤਾ।” __ 
ਰ੍ . _-- ਬਸੰ ਨਾਮ, ੩, ੨ : ੧ (1196) 
ਬਿਰਹੜਾ -- ਵਿਯੋਗ ਸਬੰਧੀ, ਵਿਛੋੜੇ ਵਾਲਾ 
“ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ 
ਬੀਚਾਰੋ। ” -- ਵਡ ੧, ਅਲਾ ੩, ੮ : ੪ (58।) 
ਬਿਰਹਾ -- ਵਿਛੋੜਾ 
“ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ 
ਪ੍ਰੀਤਿ ਲ ਹੋਇ।” (ਭਾਵ ਪਿਆਰ) 
-`` ਸਿਰੀ ੪, ਵਾਰ ੧ਸ, ਡੇ, ੨ : ੧ (83) 
“ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ 
ਪਿੰਜਰੁ ਲੈ ਜਾਰਿ।” (ਪਿਆਰ ਦੀ ਖਿਚ) 


-- ਸਿਰੀ ੪, ਵਾਰ ੧੫ਸ, ੨, ੧ : ੨ (89) 


: ੧ (370) 





1730 





ਬਿਰਹੂ 





ਹੋਰ ਰੂਪ -- ਬਿਰਹਿ -- ਰ੍ 
“ਸਖੀ ਸਹੇਲੀ ਨਨਦ ਗਹੇਲੀ ਦੇਵਰ ਕੇ ਬਿਰਹਿ 
ਜਰਉਰੇ।” (ਵਿਛੋੜੇ ਨਾਲ) 
-- ਆਸਾ ਕਬ, ੨੫, ੧ : ੨ (482) 
ਬਿਰਹੀ -- 
“ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ।” 
(ਵਿਛੁੜਿਆ ਹੋਇਆ) 
- ਗਉ ੪. 20, ੧? ੧ (175) 
ਬਿਰਹੀ -- ।. ਵਿਛੜਿਆ ਹੋਇਆ, ਵੇਖੋ “ਬਿਰਹਾ” 
2. ਖ੍ਰੇਮੀ, ਵਿਯੋਗੀ, ਪਿਆਰ ਵਾਲੇ 
“ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤਨੁ ਮਨੁ 
ਦੇਉ।”-- ਸੂਹੀ ੪, ਅਸ ੨, ੩ : ੧ (758) 
“ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹਾ ਕਰਿ ਨੇ 
ਆਈ।” (ਪਿਆਰੇ ਵਾਲੇ) 
- ਸਲੋ ੫, ੧ : ੨ (1424) 
ਬਿਰਹੁ -- 1. ਵਿਛੋੜਾ, ਵਿਛੋੜੇ ਦਾ ਦਰਦ 
“ਹੈ ਮਨਿ ਤਨਿ ਬਿਰਰੁ ਅਤਿ ਅਗਲਾ ਕਿਉ ਪ੍ਰੀਤਮੁ 
`ਮਿਲੈ ਘਰਿ ਆਇ।” 

-- ਸਿਰੀ ੪, ੬੫, ੧ : ੧ (39) 

ਹੋਰ ਰੁਪ -- ਬਿਰਹੇ -- ੰਦ ` 
ਕਾ ਸਤੀ ਗੀ 
ਚੋਟ ਮਰੰਨਿ।” (ਵਿਛੋੜੇ ਦੀ) 
-- ਸੂਹੀ ੩, ਵਾਰ ੬ਸੰ, ੩, ੧ : ੨ (787) 
ਬਿਚਹੈ =-_ 
“ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ।” 
(ਵਿਛੋੜੇ ਸਦਕਾ) 

-੨ ਸੂਹੀ ਛਰ, ੧, ੨ : : ੨ (794) 
`2. ਸਿਕ ਰ ਭਾ 
ਪੀ ਹਰਿ ਨਾਮੈ ਹਰਿ ਬਿਰਰੁ ਲਗਾਈ ਜੀਉ।” 

`.- ਗਉ ੪, ੬੯, ੧: ੧(175) 
3. ਵਿਛੋੜੇ ਤੋਂ ਉਪਜਿਆ ਪ੍ਰੇਮ, ਪਿਆਰ __ 
ਸਦ ਮੁਘਿ ਘੋਲੀਆ।” _ 
-- ਗਉ ੪, ਵਾਰ ੧੯ਸ, ੪, ੧: ੨ (311) 
“ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ 
ਰਾਮ।” (ਪਿਆਰ) 
` - ਬਿਲਾ ੫, ਛੰਤ ੪, ੪ : ੧ (848) 
-4. ਵਿਛੋੜੇ ਦੀ ਤਾਂਘ 





“ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ 


ਵਖਾਨੀ।”” _-- ਸਾਰ ੪, ੫, ੩ : ੧ (1200) 
ਹੋਰ ਰੂਪ -- ਬਿਰਹੈ -- 
“ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ 


ਹਰਿ ਨਾਇ।” (ਪਿਆਰ ਦੀ) 
- ਸੋਰ ੧, ਅਸ ੪, ੮ : ੨ (637) 
ਬਿਰਕਤੁ -- ਤਿਆਗੀ, ਨਿਰਲੇਪ 
“ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ 
ਦਰਸਨ ਮੀਤ ਕੈ ਤਾਈ।” (ਤਿਆਗੀ) 
-- ਆਸਾ ੪, ੬੭, ੧ : ੧ (369) 
“ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ 
ਤੇ ਬਿਰਕਤੁ ਭਇਆ । ”'.(ਨਿਰਲੇਖ) 
- ਰਾਮ ੧, ਅਸ ੭, ੧੨ : ੧ (907) 
ਬਿਰਕਾਤੇ -- ਛੱਡ ਦਿਤੇ, ਤਿਆਗ ਦਿਤੇ 
“ਅਬ ਮੋਹਿ ਸਰਬ ਉਪਾਵ ਬਿਰਕਾਤੇ। ” 
-- ਸਾਰ ੫, ੨੬, ੧" : ੧ (1209) 
ਬਿਰਖ -- (ਸੰ. ਰਰਯ) ਦਰਖਤ 
“ਪੰਖੀ ਬਿਰਖ ਸੁਹਾਵੜੇ ਉਡਹਿ ਚਹੁ ਦਿਸਿ ਜਾਹਿ। ” 
- ਸਿਰੀ ੩, ਅਸ ੨0, ੨ : ੧ (66) 
“ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ।” 
-- ਗਉਂ ੫, ਸੁਖ ੫, ੩ : ੩ (265) 
ਹੋਰ ਰੂਪ -- ਬਿਰਖਾ -- _ 
ਚੰਦਨ ਕੇ ਬਸਖੇ।” 
- ਨਟ ੪, ੩ : ੨ (976) 
ਬਿਰਖਾਂ -- 
(ਦਰਖਤਾਂ) 
- ਆਸਾ ੧, ਵਾਰ ਦਸ, ੧, ੧ : ੧ (467) 
ਬਿਰਖਿ - 
“ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ 
ਭਾਇ। ” (ਦਰਖਤ, ਭਾਵ ਸਰੀਰ ਰੂਪੀ 





-_ ਦਰਖਤ) - ਰਾਮ ਵੇ, ੨0, ੧ : ੧ (66) 
ਬਿਰਖ) -- 
੭400 ਰਿ ਰਲ 


ਦੂਖ ਸਹਹਿ।” (ਦਰਖਤ ਵਾਂਗ) ਰ੍ 
-- ਸਿਰੀ ੩, ਵਾਰ ੧੨ਸ, ੧, ੧ : ੩ (952) 














੍ -- ਸਿਰੀ ੧, ਅਸ ੧0, ੨ : ੨ (59) 
ਬਿਰਖੈ -- 
“ਬਿਰਖੈ ਹੇਠਿ ਸਭਿ ਜੰਤ ਇਕਨੇ ।”” 
- ਮਾਰੂ ੫, ਅਸ ੮, ੧ : ੧ (1019) 
2. (ਸੰ. ਰਥ) ਬੈਲ 
ਜੰਤੀ ਜੋਤ।” 
- ਕੇਦਾ ੫, ੧੩, ੧ : ੨ (1121) 
ਬਿਰੰਗ -- ਬਦਰੰਗ 
ਕੀ ਛਾਇਆ।” 
- ਮਾਰੂ ੫, ੧੬. ੩ : ੧ (1003) 
ਬਿਰੰਚ -- ਬ੍ਰਹਮਾ 
“ਸਿਵ ਬਿਰੰਚ ਅਰੁ ਇੰਦ ਲੋਕ ਤਾ ਮਹਿ ਜਲਤੌ 
ਫਿਰਿਆ।” -- ਸਾਰ ੫, 2੫, ੧ : ੧ (1219) 
ਹੋਰ ਰੂਪ -- ਬਿਰੰਚਿ -- 
“ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ 
ਨ ਸਕਾਹਿ ਗਤਾ।” 
- ਗੂਜ ੫, ੧੧, ੧ : ੨ (498) 
ਬਿਰਤਿ -- ਬਿਰਤੀ, ਰੁਚੀ, ਸ਼ੋਕ 
'ਆਖੇੜ ਬਿਰਤਿ ਰਾਜਨ ਕੀ ਲੀਲਾ।” 
-- ਗਉ ੫, ੮੧, ੩: ੩ (179) 
“ਨਾਨਕ ਜਨ ਕੈ ਬਿਰਤਿ ਬਿਬੇਕੈ।” 
- ਗਉ ੫. ਸੁਖ ੨, ੫ : ੧0 (264). 
(ਮਹਾਨਕੋਸ਼ ਇਸ ਦੇ ਅਰਥ “ਉਪਰਾਮਤਾ” ਕਰਦਾ 
ਹੈ) 





ਬਿਰੰਥ -- ਬਿਰਚਾ, ਨਿਰਾਰਥਕ 


“ਬਿਨੁ ਭੈ ਭਗਤੀ ਜਨਮੁ ਬਿਰੰਥ। ” 
- ਆਸਾ ੧, ਅਸ ੪, ੬: ੩ (413) 
ਬਿਰਥੜਾ -- ਖਾਲੀ, ਮਹਿਰੂਮ 


ਬਿਰਥਾ 1732 ਬਿਰਦੁ 
“ਪਹੀ ਨ ਵੰਦੈ ਬਿਰਥੜਾ ਜੋ ਘਰਿ ਆਵੈ ਚਲਿ।” | ਬਿਰਥਿਆ -- ਵਿਅਰਥ 
__ ` ਮਾਰੂ ੫, ਵਾਰ ਤੇਸ, ੫, ੨ : ੨ (1095) | “ਪਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ।” 
ਬਿਰਥਾ -- ।. ਵਿਅਰਥ, ਫਜ਼ੂਲ ਹੀ, ਅਜਾਂਈ' ਹੀ - ਸੂਹੀ ੫, ੪੧, ੩ : ੨ (745) 
“ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ | ਬਿਰਥੀ -- ।. ਵਿਅਰਥ, ਅਜਾਈ' 
ਗਵਾਇ।”” _ -- ਸਿਰੀ ੩, ੪੭, ੨ : ੩ (3।) | “ਜਾ ਕੀ ਟਹਲ ਨ ਬਿਰਥੀ ਜਾਇ।” 
2. ਖਾਲੀ (ਫਲ) ਵਿਹੂਣ, ਵੇਖੋ “ਬਿਰਥੀ” (2) - ਗਉ ੫, ੯੪, ੩ : ੩ (184) 
“ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ।” | ਹੋਰ ਰੁਪ -- ਬਿਰਥੀਆ - 
-- ਸਿਰੀ ੫, ੮੧, ੧" : ੨ (46) “ਅਵਰ ਸਿਆਣਪਾ ਬਿਰਥੀਆ ਪਿਆਰੇ 
“ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਰਾਖਨ ਕਉ ਤੁਮ ਟੇਕ। ” (ਫਜ਼ੂਲ, ਬੇਅਰਥ) 
ਕੋਇ ਨ ਜਾਏ।” (ਖਾਲੀ) - ਬਿਲਾ ੫, ੪, ੧” : ੨ (802) 
`-- ਸਿਰੀ ੫, ਛੰਤ ੨, ੧ : ੩ (79) ਬਿਰਥੇ -- 
“ਜਿਸ ਤੇ ਬਿਰਥਾ ਕੋਇ ਨਾਹਿ।” (ਖਾਲੀ ਤੇ “ਹਰਿ ਬਿਨ ਅਵਰ ਕ੍ਿਅ ਬਿਰਥੇ ।” 








ਵਿਹੂਣਾ) _-- ਮਾਲੀ ੫, ੫, ੨ : ੨ (987) (ਬੇਅਰਥ) 
3. ਪੀੜਾ, ਦੁਖ -- ਗਉਂ ੫, ੧੬੪, ੧" : ੨ (216) 
“ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ | 2. ਫਲ ਵਿਹੂਣੀ, ਖਾਲੀ ਵੇਖੋ 'ਬਿਰਥੀ” (2) 
ਬਿਰਥਾ ਸਾਰੇ। ” “ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ 
-- ਸਿਰੀ ੫, ਛੰਤ ੩, ੨ : ੪ (80) ਨ ਜਾਈ।” 
“ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਿਥ ਪੁਰਖੁ -- ਸੋਰ ੫, ੭੯, ੧” : ੨ (628) 
ਅਪਾਰੁ। ` (ਦਰਦ) ਬਿਰਥੇ -- !. ਵਿਅਰਥ, ਫਜ਼ੁਲ, ਵੇਖੋ “ਬਿਰਥੀ” 
- ਮਾਂਝ ੫, ਦਿਨ ੨ : ੧ (136) (1) ਰ੍‌ 
4. ਹਾਲਤ 2. ਪੀੜਾ, ਦੁਖ 
“ਜਾਣਹਿ ਬਿਹਰਥਾ ਸਭਾ ਮਨ ਕੀ ਹੋਰੁ ਕਿਸੁ “ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਨਹੁ 
ਪਹਿ ਆਪਿ ਸੁਣਾਈਐ। ” ਹਮ ਬਿਰਥੇ।” 
-- ਆਸਾਂ ੫, ੪੬, ੨ : ੧ (382) -- ਕਲਿ ੪, ੩, ੨ : ੨ (1320) 


“ਸੂਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ । ਬ੍ਿ੍‌ਰਿਦ -- ਸੁਭਾ, ਨਿਤਕਰਮ, ਖਾਸਾ 


_ਸਾਰੈ।” -- ਬਿਲਾ ੫, ੮੨, ੧ : ੨ (820) “ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ 
5. ਭਾਵ ਨਿਰਾਰਥਕ, ਵਿਹਲਾ ਲੀਨਉਂ।” __-- ਸੋਰ ੯, ੯, ੩ : ੨ (633) 
'ਬਿਰਥਾ ਕਾਹੂ ਛੋਡੈ ਨਾਹੀ। ਬਿਰਦਾਇਓ -- ਖਾਸਾ/ਸੁਭਾ/ਨਿਤਨਿਯਮ ਹੈ 

ਐਂ ਖੋ. ੧0੪3 ੮ ਤੇ (੨8੧) | “ਅਤ ਕੋ ਭਗਤਿ ਵਛਲੁ ਬਿਰਦਾਇਓ।” 
“ਨਾਨਕ ਬਿਰਥਾ ਕੋਇ ਨ ਹੋਇ।” (ਨਿਕੰਮਾ) -- ਗੁਜ ੫. ੧੨, ੧" : ੧ (498) 
` ਰਾਮ ੧, ੮; 3” : ੧ (੧76) | ਰੋਰ ਰਪ -- ਬਿਰਦਾਇਆ -- 
ਬਿਰਥਾਰੀ -- ਫਜ਼ੂਲ, ਨਿਰਾਰਥਨ ੍ “ਸੀ ਰੰਗੇ ਦਇਆਲ ਮਨਹੋਰੁ ਭਗਤ ਵਛਲੁ 
“ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ।” _ , ਬਿਰਦਾਇਆ। ” 
- ਬਿਲਾ ੫, ੪0, ੧ : ੧ (810) =-ਗਉ੫. ਛੰਤ ੩੨ : ੩ (248) 
ਹੋਰ ਰੂਪ -- ਬਿਰਥਾਰੇ -- ਬਿਰਦੁ - ਨਿਤ ਦਾ ਕਰਮ, ਧਰਮ, ਸੁਭਾ 
“ਸ੍ਮੁ ਪਾਵੈ ਸਗਲੇ ਬਿਰਥਾਰੇ। ” (ਫਜ਼ੂਲ) "ਪ੍ਰਭਿ ਅਪਣਾ ਬਿਰਦੁ ਸਮਾਰਿਆ।” 
-- ਗਉ ੫, ਸੁਖ ੧੨, ੩ : ੨ (278) ਪੇ 





-- ਸਿਰੀ ੧, ਅਸ ੨੮, ੧੮ : ੨ (72) 


“ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ 
ਵਰਤੰਦਾ।” _-- ਗਉ ੫, ਵਾਰ ੫ : ੪ (319) 
“ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ 
`ਜਾਣਨੀ।” (ਭਾਵ ਲਾਜ ਨਹੀ ਪਾ ਲਦੇ) 

__ ਸਾਰ ੪. ਵਾਰ ੨੨ਸ, ੧, ੨ : ੧ (1245) 
ਬਿਰਧਾਨਾ -- ਬੁੱਢਾ ਹੋ ਗਿਆ 
“ਬਾਲ ਬਿਵਸਥਾ ਤੇ ਬਿਰਧਾਨਾ। ” 

-- ਆਸਾ ੫, ੭੫, ੨ : ੧ (389) 

ਹੋਰ -ਰੂਪ -- ਬਿਰਧਾਨੀ -- 

“ਸੋਗ ਹਰਖ ਮਹਿ ਦੇਹ ਬਿਰਧਾਨੀ। ” (ਬੁੱਢੀ 

ਹੋ ਗਈ) -- ਰਾਮ ੫, ੧੯, ੩ : ੩ (੧੧6) 
ਬਿਰਧਾਨੋ -- 

ਕਰੱਤ ਕਰਤ ਇਵਹੀ ਬਿਰਧਾਨੋ ਹਾਰਿਓ 





ਉਕਤੇ ਤਨੁ ਮੀਨ ਸੁਆ।”” (ਬੁੱਢਾ ਹੋ ਗਿਆ) 


ਰ -- ਗਉਂ ੫, ੧੨੭", ੩ : ੧ (206) 
ਬਿਰਧਿ -- ਬੁੱਢਾ ਰ 
“ਬਾਲਕੁ ਬਿਰਧਿ ਨ ਜਾਣੀਐ ਨਿਹਚਲ ਤਿਸੁ 


ਦਰਵਾਹੁ।” _-- ਸਿਰੀ ੫, ੮੩, ੨ : ੩ (47) 
2. (ਸੰ. ਰਰਬੰਤ) ਵਾਧਾ 
“ਦੁਖੁ ਪਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ 
ਬਿਰਧਿ ਵਧਾਈ। ” 
- -- ਆਸਾ ੪, ਛੰਤ ੮, ੨ : ੫ (442) 
ਹੋਰ_ਰੁਪ -- ਬਿਰਧੀ -- 


ਬੰਧੁ।” (ਬੁੱਢਾਪੇ, ਬਿਰਧ ਅਵਸਥਾ) 
-- ਗਉ ੫, ਬਾਅ ੧੯ : ੩ (254) 
ਬਿਰਮਾਈਐ -- ਭਰਮਾਈਏ, ਪ੍ਰਬੰਨ ਕਰੀਏ 
“ਲਾਜ ਨ ਆਵੈ ਅਗਿਆਨ ਮਤੀ ਦੁਰਜਨ 
ਬਿਰਮਾਈਐ। ” 
- ਬਿਲਾ ੫, ਛੰਤ ੪, ੨ : ੨ (੧4੧) 
ਬਿਰਮਾਵਉ -- ਧੀਰਜ ਦਿਆਂ, ਪਰਚਾਵਾਂ, 
ਰ ਠਹਿਰਾਵਾਂ ਤੇ ਆਰਾਮ ਨਾਲ 
੨. ਬੈਠਣਾ (ਮਹਾਨਕੋਸ਼) 
“ਪ੍ਰਾਨ ਜੁ ਥਾਕੇ ਬਿਚੁ ਨਹੀ ਕੈਸੇ ਬਿਚਮਾਵਉ। ” 
-- ਬਿਲਾ ਸਧ, ੧, ੩ : ੧ (85੧) 
ਬਿਰਲਉ -- ਕੋਈ ਵਿਰਲਹ 


“ਬਾਣੀ ਬਿਰਲਉ ਬੀਚਾਰੀ ਜੇ ਕੋ ਗੁਰਮੁਖਿ ਹੋਇ।” 





-- ਰਾਮ ੨, ਓਅੰ ੪0 : ੭ (935) 
ਬਿਰਲਾ -- ਵਿਰਲਾ, ਟਾਵਾਂ, ਕੋਈ ਕੋਈ 
“ਹਰਿ ਰਸੁ ਪਾਵੈ ਬਿਰਲਾ ਕੋਇ ।” 
-- ਗਉ ੫, ਸੁਖ ੨0, ੨ : ੨ (289) 
ਹੋਰ ਰੁਪ -- ਬਿਰਲੇ -- 
- (ਕਿਸੇ 


ਵਿਰਲੇ ਨੇ) 
- ਗਉ ੫, ਸੁਖ ੧੨, ੮ : ੪ (279) 
ਬਿਰਲੋ -- ਰ 
“ਐਸੋ ਗਿਆਨੁ ਬਿਰਲੋ ਈ ਪਾਏ।” (ਕੋਈ 
ਵਿਹਲਾ) _-- ਬਿਲਾ ੫, ੬, ੧" : ੧ (803) 
ਬਿਰਵਾ -- ਬਿਰਖ, ਦਰਖਤ, ਬੂਟਾ, ਪੌਦਾ 
“ਆਸ ਪਾਸ ਘਨੁ ਤੁਰਸੀ ਕਾ ਬਿਰਵਾ ਮਾਝ 
ਬਨਰਸਿ ਗਾਊ ਰੇਂ।” 
-- ਗਉਂ ਕਬ, ਅਸ ੬੬, ੧ : ੧ (336) 
ਬਿਰਾਹਮਣ -- ਬ੍ਰਾਹਮਣ,ਚਾਰ ਵਰਣਾਂ ਵਿਚ ਪ੍ਰਥਮ 
ਵਰਣ 
ਨਜਾਈ।” 
- ਆਸਾ ੧, ਵਾਰ ੧੪ਸ, ੧,੧:੧(471). 
ਬ਼ਿਰਾਗਿਓ -- ਵੈਰਾਗ ਹੋਣਾ, ਵਿਯੋਗ ਵਿਚ ਉਦਾਸ 
ਨਾਲ ਅਨੁਭਵ ਕਰਨਾ। 
“ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ।” 
-- ਸਾਰ ੫, ੫, ੧” : ੧ (1203) 
ਬਿਰਾਗੈ -- ਵੈਰਾਗਵਾਨ 
“ਮਨਿ ਬਿਰਾਗੈ ਗੀ।” (ਵੈਰਾਗ ਵਾਨ ਹੋਵੇਗੀ) 
- ਸਾਰ ੫, ੧੩੬, ੧” : ੧ (1230) 
ਬਿਰਾਜਿਤ -- ਬੈਠੇ, ਵਸਦੇ, ਸਥਿਤ, ਸ਼ੋਭਨੀਕ 
ਹੁੰਦੇ 
“ਸਭ ਊਚ ਬਿਰਾਜਿਤ ਜਨ ਸੁਨੇ। ” 
-- ਗਉ ੫, ੧੪੪”, ੧: ੨ (2੧੧) 
“ਬਿਰਾਜਿਤ ਰਾਮ ਕੌ ਪਰਤਾਪ।” (ਭਾਵ 
ਪਸਰਿਆ ਹੋਇਆ, ਟਿਕਿਆ ਹੋਇਆ 


ਬਿਰਾਂਜੁ 





-- ਸਾਰ ੫, ੧00, ੧“ 
ਬਿਰਾਜੁ -- ਟਿਕ, ਸਥਿਤ ਹੋ 
“ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ 

ਰੈ।” - ਜੈਜਾ ੯, ੪, ੨ : ੨ (1353) 
ਹੋਰ ਰੂਪ -- ਬਿਰਾਜੇ - 
_“ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਜ਼ਰੁ 
ਊਚਾ।” (ਟਿੱਕੇ ਹੋਏ) 

-> ਵਡ ੫. ਛੰਤ ੩, ੪ : ਤੇ (੭7੧) 
ਬਿਰਾਤਾ -- ਰਤਾ/ਰੰਗਿਆ ਹੋਇਆ 
“ਧੋਬੀ ਧੋਵੈ ਬਿਰਹ ਬਿਰਾਤਾ।” 

-” ਬਸੰ ਨਾ?!, ੩, ੨ : ੧ (1196) 
`ਬਿਰਾਥੇ -- ਬਿਰਥੀ, ਬੇਅਰਥ 

ਆਸ ਬਿਰਾਥੇ। ” 

- ਸਾਰ ੫, ੪੩, ੧ : ੨ (1213) 
ਬਿਰਾਦਰ -- (ਫਾ. ਬਿਰਾਦਰ) ਭਰਾ, ਭਾਈ 
“ਖਿਲਖਾਨਾ 'ਬਿਰਾਢਰ ਹਮੂ ਜੰਜਾਲਾ।” 

- ਮਾਰੂ ੫. ਸੋਲਾ ੧੨, ਉਦਰ ₹ (1084) 
ਹੋਰ ਰੂਪ -- ਬਿਰਾਦਰਾ -- 
“ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ 


_ ਖਾਨਾਇ। ? -- ਤਿਲੰ ੫, ੧, ੩ : ੧ (723) 
ਬਿਰਾਦਰਾਂ -- 

“ਜਨ ਪਿਸਰ ਬਿਰਾਦਰਾਂ ਕਸ ਨੇਸ 

ਦਸਤੰਗੀਰ। ” 


ਰਾ - ਤਿਲੰ ੧, ੧, ੨ : ੧ (721) 


ਦਾ ਰ੍ 

“ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ 
ਭਇਓ ਬਿਰਾਨਾ। ” 

ਰ੍ ` ਗੂਜ ੫, ੮, ੩ : ੨ (497) 
ਹੋਰ ਰੂਪ -- ਬਿਰਾਂਨਾ -- 

“ਅਪਨਾ ਬਿਗਾਰਿ ਬਿਰਾਂਨਾ ਸਾਂਢੈ।” (ਬਿਗਾਨਾ, 

ਬਿਗਾਨੀ)-- ਗੋਂਡ ਰਵਿ, ੨, ੩ : ੩ (875) 
_ਬਿਰਾਨੀ --_ 


“ਵਜਹੁ ਸਾਹਿਬ ਕਾ ਸੇਵ ਬਿਰਾਲੀ ਸਾਂਢੇ। ” 


(ਬਿਗਾਨਾ, ਪਰਾਇਆ) 


 - ਆਸਾ ੫,੨੨,,੨ ੧ ੧ (376) 


1734 


: ੧ (1223) ਹ ਬਿਰਾਨੇ -- ਰ 
“ਹਰਿ ਬਿਨੁ ਬੈਲ ਬਿਰਾਨੇ ਹੁਈ ਹੈ।” (ਬਿਗਾਨੇ 











ਬਿਲ 


ਇਥੇ ਭਾਵ ਨਿਖ ਸਮੇਂ) 
- ਗੂਜ ਕਬ, ੧, ੧” : ੧ (524) 
ਬਿਰਾਨੋ -- 
_ਬਾਟਿ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ 
ਅਪ੍ਰਾਯੀ।” (ਪਰਾਏ) 
- ਸਾਰ ਪਰ, ੧, ੨ : ੧( 1253) 
ਬਿਰੂਧਉ -- _ਰੁਝਿਆ ਹੋਇਆ 
“ਕਾਮਿ ਬਿਰੂਧਉ ਰਹੈ ਨ ਠਾਇ।” 
_ _-- ਗਉਂ ੧, ਅਸ ੩. ੩ : ੨ (222) 
ਰੋਰ ਰੂਪ -- ਬਿਰੂਧੀ -- 
ਰਾਖੀਅਲੇ।” 
`- ਰਾਮ ਨਾਮ, ੧, ੪ : ੨ (972) 
ਬਿਰੂਧੋ -- ਰੁਕਿਆ, ਰੋਕਦੀ ਹੈ 
ਬਿਰੂਧੋ ਨੈਨਹੁ ਨੀਰੁ ਢਰੇ।” 
< ਨਾਉ ਤੇ ਅਸ ੮, ਨ ੧ (1014) 
ਬਿਰੋਧ -- ਵਿਰੋਧ, ਮੁਖਾਲਫਿਤ 
“ਝੈਰ ਬਿਰੋਧ ਕਾਮ ਕ੍ਰੋਧ ਮੋਹ।” 
_ -- ਗਉ ੫, ਸੁਖ ੪, ੭ : ੭ (267) 
“ਪਿਰੁ ਘਰੁ ਨਹੀ ਆਵੈ ਧਨ ਕਿਉ ਸੁਖੁ ਪਾਵੈ 
ਬਿਰਹਿ ਬਿਰੋਧ ਤਨੁ ਛੀਜੈ।” (ਭਾਂਵ ਖ਼ਿਚਾ ਖਿਚੀ) 


-. - ਤੁਖਾਂ ੧, ਸਕ ੩ (1108) 


ਹੋਰ ਰੂਪ -- ਬਿਰੋਧਹਿ -- 

“ਬਿਨੁ ਬਾਦ ਬਿਰੋਧਹਿ ਕੋਈ ਨਾਹੀ।” (ਵਿਰੋਧ 
ਦੇ) - ਮਾਰੂ ੧, ਸੋਲਾ ੫, ੯ : ੧ (1025) 
ਬਿਰੋਧੀ -- 


“ਜਾ ਕੈ ਕੀਐ ਸ੍ਮੁ ਕਰੈ ਤੇ ਬੈਠ ਬਿਰੋਧੀ।” 
(ਵਿਰੋਧੀ ਮੁਖਾਲਫਿਤ ਕਰਨ ਵਾਲੇ) 
- ਬਿਲਾ ੫, ੩੬, ੩ : ੧ (609) 


ਬਿਰੋਲੈ -- ਰਿੜਕਦਾ ਹੈ 
“ਦਧਿ ਕੈ ਭੋਲੇ ਬਿਰੋਲੈ ਨੀਰੁ।” 
_-- ਗਉਂ ਕਬ, ੧੪, ੧" : ੨ (326) 


ਬਿਲ -- ਖੱਡ, ਗੋਲਕ 
“ਬਿਲ ਬਿਚਥੇ ਚਾਹੈ ਬਹੁ ਬਿਕਾਰ।” 


ਬਿਲਈਆ ਰ੍ 1735 ਬਿਲਲਾਇ 


-- ਬਸੰ ੧, ਅਸ ੨, ੨ : ੨ (1168) [ “ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ।” 





ਬਿਲਈਆ -- ਬਿੱਲੀ -- ਸਿਰੀ ੫, ੯੧, ੧ : ੩ (50) 
“ਮਾਨਸ ਬਪੁਰਾ ਮੂਸਾ ਕੀਕੋ ਮੀਚੁ ਬਿਲਈਆ। ” “ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ 
(ਖਈਹੈ ਰੇ) -- ਬਿਲਾ ਕਬ, ੧, ੧ : ੨ (੧55) ਓਨੀ ਤਕੜੇ ਪਾਏ ਹਾਥ। ” 

ਬਿਲਕ -- ਸ਼ਿੱਲੀ -- ਸਿਰੀ ੫, ਪਹ ੪, ੫ : ੨ (78) 
“ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਹੋਰ ਰੂਪ -- ਬਿਲਮਾਂਵੈ -- ੍‌ 
ਰਾਮ।” -- ਬਿਲਾ ੪, ੪, ੧ : ੧ (845) “ਮਤ ਕੋਈ ਮਨ ਮਿਲਤਾ ਬਿਲਮਾਵੈ । ” (ਦੇਰੀ 

ਬਿਲਖ -- ਵਿਆਕੁਲ, ਪ੍ਰੇਸ਼ਾਨ ਕਰੇ) - ਗਉ ਕਬ, ਬਾਅ ੩੧ : ੩ (342) 
“ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ | ਬਿਲਮੁ -- ਰ 
ਬਿਲਖ ਬਦਨ ਕਮਲਾਨੀ।” “ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ 

- ਮਲਾਂ ੧, ੪, ੧ : ੧ (1255) ਲਗੁ ਮੇਰਾ ਮਨੁ ਰਾਮ ਸਮ੍ਹਾਰੈ। ।” (ਦੇਰੀ, 

ਬਿਲਛਤ -- ਬਿਲਾਸ ਕਰਦੇ, ਅਨੰਦ ਭੋਗਦੇ ਖੁਸ਼ੀ ਢਿੱਲ) _ -- ਆਸਾ ੪, ੬੨, ੩ : ੨ (366) 





ਮਾਨਦੇ, ਮੌਜਾਂ ਕਰਦੇ ਬਿਲਲ -- ਵਿਆਕੁਲ, ਤਰਲੇ ਮੱਛੀ ਰ੍‌ 
“ਖਾਤ _ਖਰਚਤ ਬਿਲਛਤ ਰਹੇ ਟੂਟਿ ਨ ਤਨ “ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ 


` ਭੰਡਾਰ।” -- ਗਉ ੫, ਬਾਅ ੧੮ਸ : ੧ (253) |. ਹੰਤ 1. - ਗੂਜ ੧, ਅਸ ੫;੧ : ੨ (੨05) 
ਬਿਲਛਿ - ਭੋਗ ਕੇ, ਮਾਨ ਕੇ ਬਿਲਲਾਇ -- ਵਿਲਕੇ, ਤਲਮਲਾਏ, ਕੁਰਲਾਏ, 
“ਬਿਲੰਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਵਿਆਕੁਲ ਹੋਏ 
ਸਿਖ ਪਰਵਾਰ। ” “ਬਿਨੁ ਸਤਿਗੁਰ ਪਲੈ ਨ ਪਵੈ ਮਨਮੁਖ .ਰਹੇ 
`- ਸੋਰ ੫. ੩੮, ੧ : ੨ (618) ਬਿਲਲਾਇ। ” -- ਸਿਰੀ ੪, ੬੯, ੩ : ੨ (41) 
ਬਿਲਪ -- ਵਿਰਲਾਪ, ਵੈਣ “ਧੁਰਹੁ ਵਿਛੂੰਨੀ ਕਿਉ ਮਿਲੈ ਗੁਰਬਿ ਮੁਠੀ 
_“ਬਿਲਖ ਕਚੇ ਚਾਤ੍ਰਿਕ ਕੀ ਨਿਆਈ। ਹਮ 


-- ਸਿਰੀ ੧, ਅਸ ੧੨, ੨ : ੩ (60) 
“ਵਿਣੂ ਕਰਮੈ ਕਿਨੈ ਨ ਪਾਇਓ ਭਉ ਕਿ ਮੁਏ, 
ਬਿਲਲਾਇ। ” (ਕੁਰਲਾਉਣਾ) 


-- ਬਿਹਾ ੪, ਵਾਰ ਦਸ, ੩, ੨ : ੭ (551) 


-- ਮਾਝ ੫, ੮, ੧ : 2 (96) 
ਬਿਲਪਤੇ -- ਵਿਰਲਾਪ ਕਰਦੇ 
“ਨਾਨਕ ਅਨਦਿਨੁ ਬਿਲਪਤੇ ਜਿਉ ਸੁੰਵੈ ਘਰਿ | 








ਕਾਉ। ਵਲ 9 | .੍‌ 23 
- ਗੂਜ ੫, ਵਾਰ ੧ਪਸ, ੫, ੧ : ੨ (522) ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ । 
ਬਿਲੰਬ -- ਦੇਰੀ, ਢਿਲ ਰ (ਵਿਰਲਾਪ, ਕਰਨਾ) 

22 ` ਨਾ ਵਡ ੩ੋ, ੪, ੩ : 2 (5597) 

“ਨਹ ਬਿਲੰਬ ਧਰਮੰ ਬਿਲੰਬ ਪਾਪੰ। `._._ ਨ ਤਮ ੧- ਰ 

_ -- ਸਸ ੫, ੧੪ : ੧ (1354) ਮਿ ਗਗ ਚਲ ਆਇਆ ਮਿਨ 

ਹੋਰ ਕੂਪ = ਕਿਲੰਬਰੂ =-_ ਮੁਖਿ ਭਉ ਕਿ ਮੁਏ ਬਿਲਲਾਈ। ” (ਵਿਆਕੁਲ 
ਰ੍ ਰੀ ਨੰ ਮੋਹੜ ਨੇ ਚਾ ਬਿਲੰਬਰ ਜਾਲ ਹੋਕੇ ਕਪ 


ਨਿਤਹਿ ਨਿਤ ਹੇਰੈ।” (ਦੇਰੀ/ਢਿਲ ਕਰੋ) -_ ਸੋਰ ੩. ਅਸ ੧. ੬ : ੧ (638) 


ਜਰ “ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ 
ਬਿਲਬਿਲ ਪ -- ਵਿਰਲਾਪੇ ਬਿਲਲਾਈ।” (ਭਾਵ ਰੋਂਦੇ ਹਨ) 


ਨ -.` 
“ਦਇਆ ਧਾਰੀ ਸਮਰਥਿ ਚੁਕੇ ਬਿਲਬਿਲਾਪ । - ਮਲਾ ੪, 2,੨: 8 (1265). 


- ਗੂਜ ੫, ਵਾਰ ੧੩ : ੩ (521) ਖਿਲਲਾਈੀਸ਼ੀ -- 
ਬਿਲਮ -- ਢੇਰ, ਢਿਲ, ਵਿਲੰਬ ਰ “ਮਨ ਮੂਰਖ ਕਾਹੇ ਬਿਲਲਾਈਐ। ” (ਖਪੀਏ, 


ਬਿਲਲਾਹਿ 








1736 ਬਿਲਾਇ 
-- ਗਉਂ ੫, ਸੁਖ ੧੫, ੪ : ੧ (283) ਫਿਰਿ ਫਿਰਿ ਆਵੈ ਜਾਵੈ।” (ਰੋੱਦੀ, 
ਬਿਲਲਾਹਿ -- ਵਿਲਕਦੇ ਹਨ, ਤਰਲੇ ਲੈਂਦੇ ਹਨ ਵਿਆਕੁਲ ਹੁੰਦੀ) 
“ਅੰਤ ਕਾਰਣਿ ਕੇਤੇ ਬਿਲਲਾਹਿ। ” - ਬਸੰ ੫, ੧੩, ੧" : ੨ (183) 
- ਜਪੁ ੧, ੨੪ : ੭ (5) ਬਿਲਲਾਤੇ -- 
ਹੋਰ ਰੂਪ -- ਬਿਲਲਾਹੀ -- “ਬਿਨੁ ਹਰਿ ਭਜਨ ਦੇਖਉ ਬਿਲਲਾਤੇ। ” (ਰੋਂਦੇ, 
“ਮੇਰਾ ਮੇਚਾ ਕਰਿ ਬਿਲਲਾਹੀ। (ਵਿਆਕੁਲ ਵਿਆਕੁਲ ਹੁੰਦੇ, ਵਿਰਲਾਪ ਕਰਦੇ) __ 
ਹੁੰਦੇ ਹਨ) - ਗਉ ੫, ੮0, ੧": ੧ (179) 
- ਗਉ ੫, ੧੧੨, ੩ : ੧ (18੧) ਤਰ ਰਲਾ 
ਬਿਲਲਾਟ -- ਵਿਰਲਾਪ, ਰੋਣ ” (ਵਿਲਕਦੇ ਰੋਂਦੇ 


“ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ 
ਨਾਹੀ ਸੂਲੂ। ” 
-- ਸੇਰ ੫, ਅਸ ੨, ੪ : ੩ (641) 
ਹੋਰ ਰੂਪ -- ਬਿਲਲਾਟਾ -- 
“ਕਰਣ ਪਲਾਹ ਮਿਟਹਿ ਬਿਬਲਾਟਾ। ” 

- ਮਾਰੂ ੫, ੧੯, ੧ : ੯ (1004) 
ਬਿਲਲਾਣਿੰਆ -- ਵਿਰਲਾਪ ਕੀਤਾ, ਚੀਕ ਚਹਾੜਾ 
ਪਾਇਆ 

- ਗੂਜ ੫, ਵਾਰ ੨0 : ੪ (524) 


ਬਿਲਲਾਤਉ -- ਵਿਰਲਾਪ ਕਰਦਾ ਹੈ, ਰੋਂਦਾ ਹੈ 


ਸਿਰੀ 


ਨ ਜਾਪੈ।” ਰ੍ 

-- ਮਲਾ ੧, ਅਸ ੪, ੪ : ੩ (1275) 
ਬਿਲਲਾਤਾ -- ਵਿਆਕੁਲ ਹੁੰਦਾ ਹੈ ਭਾਵ ਪੁਕਾਰ 

__ ਕਰਦਾ ਹੈ ਰ 

ਚਾਤ੍ਰਿ੍‌ਕੁ ਜਲ ਕਉ ਬਿਲਲਾਤਾ।” ` 
- ਵਡ ੫, ੯, ੨ : ੩ (564) 

ਹੋਰ ਰੂਪ -- ਬਿਲਲਾਤੀ -- ੍ 
“ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ 
ਜਨਮਿ_ ਮਰੈ ਬਿਲਲਾਤੀ।” ( ਵਿਰਲਾਪ 
ਕਰਦੀ) - -- ਸੋਰ ੫, ੬, ੨ : ੨ (610) 


ਹੁੰਣਾ) “- ਮੌਲਾ ੧, ਅਸ ੩, ੫ : ੧ (1274) 


ਬਿਲਲਾਂਤੀ -- 














- ਸ਼ੂਹੀ ੫, ਸੀ ੨ : ੨ (747) 
ਵਿਲਕਦੀ 
ਨ ਪਾਵਣਿਆ।” 
- ਮਾਝ ੩, ਅਸ ੩, ੪ : ੩ (110) 
ਹੋਰ ਰੂਪ - ਬਿਲਲਾਦੀਆ -- 
''ਦੌਹਾਗਣੀ ਖਰੀਆ ਬਿਲਲਾਦੀਆ ਤਿਨਾ 
ਮਹਲੁ ਨ ਪਾਇ। ” (ਰੋਂਦੀਆਂ, ਵਿਲ੍ਹਕਦੀਆਂ) 
_-.ਵਡ ੩, ੪, ੨ : ੧ (559) 
ਬਿਲਲਾਦੇ -- ਹੀ 
_ਸਾਂਤਿ ਨ ਪਾਵਣਿਆ।” 


- ਮਾਝ ੩, ਅਸ ੧੫,੬:੩(।16) 


`_ - ਗੂਜ਼-੧, ਅਸ ੫, ੧ : ੨ (505) 

ਬਿਲਲਾਵੈ -- ਵਿਰਲਾਪ ਕਰਦਾ ਹੈ, ਕੁਰਲਾਂਦਾ ਹੈ 

-- ਆਸਾਂ ੫, ੧0, ੧” : ੧ (373) 

“ਜਿਉ ਚਾਤ੍੍‌ਕੁ ਜਲ ਬਿਨੁ ਬਿਲਲਾਵੈ ਬਿਨੁ ਜਲ 
ਪਿਆਸ ਨ ਜਾਈ।” 


- ਸੋਰ ੪, ੮, ੨: ੧ (607) 


ਬਿੱਲਾ -- ਖੁਡ, ਬਿਲ _ 


“ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ 
ਘਰਿ ਤੇਰੈ।” -- ਦੇਵ ੫, ੧੨, ੨ : ੧ (530) 
ਬਿਲਾਇ -- ਨਾਸ ਹੋਣਾ, ਮੁੱਕ ਗਿਆ, ਦੂਰ ਹੋ 


ਬਿਲਾਇਣ 


1737 


ਬਿਲਾਵਲ 





ਗਿਆ 
“ਸਦਾ ਸਦਾ ਗੁਣ ਉਚਰੈ ਦੁਖੁ ਵਾਲਦੁ ਗਇਆ 
ਬਿਲਾਇ। ” 
` -- ਗਉਂ ੪, ਵਾਰ ੧੬ਸ, ੫, ੧ : ੩ (321) 
ਬਿਲਾਇਣ -- ਦੂਰ ਹੋਣਾ 
“ਰਸਨਾ ਸਿਮਰਤ ਪਾਪ ਬਿਲਾਇਣ । ” 
-- ਗੋਂਡ ੫, ੧੯, ੧": ੨ (868) 
ਬਿਲਾਈ -- ਬਿੱਲੀ 
“ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ 
ਡਰਾਈ ਰੇ।” 
-- ਆਸਾ ੫, ੪੪, ੧” : ੧ (381) 
“ਸਿੰਘ ਬਿਲਾਈ ਹੋਇ ਗਇਓ ਤ੍ਰਿਣ ਮੇਰੁ 
ਦਿਖੀਤਾ।” _-- ਬਿਲਾ ੫, ੩੭, ੩ : ੧ (810) 
ਬਿਲਾਸ -- ਖੁਸ਼ੀਆ ਦੇ ਕੌਤਕ, ਅਨੰਦ 
ਬਿਲਾਸ । ” 
-- ਮਾਝ ੧, ਵਾਰ ੧0ਸ, ੧, ੨ : ੪ (142) 
“ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ। ” 
(ਖੁਸ਼ੀਆਂ, ਰੰਗ ਰਲੀਆ) 
- ਮਾਰੂ ੫, ੨੫, ੧ : > (1106) 


ਹੋਰ ਰੂਪ -- ਬਿਲਾਸਹ -- 


ਦੁਰਲਭੰ ਬਨਿਤਾ ਬਿਲਾਸਹ। ” (ਅਨੰਦ, 


- -" ਸਸ ੫, ੩੫ : ੩ (1351) 


ਬਿਲਾਸਾ। ” (ਅਨੰਦ, ਰੰਗ-ਰਲੀਆਂ) 
ਰ੍ -- ਗਉ ੪, ੪੬, ੧ : ੨ (165) 
`ਬਿਲਾਸੁ - ਰ੍ 


“ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ 
ਖੁਸੀਆ।” (ਅਨੰਦ ਖੁਸ਼ੀਆ) 
:.. -- ਸਿਰੀ ੫, ੭੨, ੧ : ੧ (42) 
ਬਿਲਾਸੁ -- ।. ਅਨੰਦ, ਖੁਸ਼ੀਆਂ, ਵੇਖੋ “ਬਿਲਾਸ” 
ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੂ ਮਤਿ 
`_ ਜੀਉ। ।” (ਰੰਗ ਤਮਾਸ਼ੇ, ਦਿਲ ਪ੍ਰਚਾਵੇ) 


-- ਸਵ ੪, ਗਯੰ ੧0 : ੪ (1403) 








2. ਬਿਲਾ ਰ੍ 
“ਸੂਆ ਪਿੰਜਰਿ ਨਹੀ ਖਾਇ ਬਿਲਾਸੁ।” 
-- ਮਾਲੀ ੫, ੩, ੩ : ੨.(987) 
ਬਿਲਾਸੇ -- ਕੌਤਕ, ਰੰਗ ਰਲੀਆ 
“ਸੇ ਦੁਖ ਆਗੈ ਜਿ ਭੋਗ ਬਿਲਾਸੇ। ” 
-- ਮਲਾ ੧, ਅਸ ੫, ੮ : ੧ (1276) 
ਬਿਲਾਤ -- ਮਿੱਟ ਗਏ, ਤੁਰ ਗਏ 
“ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ 
ਬਿਲਾਤ। ` -- ਸਾਰ ਕਬ, ੧, ੨ : ੨ (1251) 
“ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ 
ਪਚਾਹੀ। _ -- ਰਾਮ ਕਬ, ੩, ੪ : ੨ (969) 
ਬਿਲਾਨੀ -- ਬੀਤ ਗਈ, ਗੁਜ਼ਰ ਗਈ 
"ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ 
ਬਿਲਾਨੀ।`” _-- ਧਨਾ ੫, ੫, ੩ : ੧ (672) 
ਹੋਰ ਰੂਪ -- ਬਿਲਾਨੇ -- 
“ਕੁਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ 
ਧਨੁ ਨਹੀ ਧੀਰੇ।” (ਬੀਤ ਗਏ, ਗੁਜ਼ਰ ਗਏ) 
-- ਆਸਾ ਧੰਨਾ, ੧, ੧“ : ੧ (487) 
ਬਿਲਾਂਬਾ -- ਢਿੱਲ, ਦੇਰੀ 
“ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ। ” 
_-- ਗਉ ਰਵਿ, ੧, ੩ : ੨ (347) 
ਬਿਲਾਮੀ - ਥੋੜਾ ਸਮਾਂ 
“ਚਲਦਿਆ ਨਾਲਿ ਨ ਚਲਈ ਖਿਨ ਜਾਇ 
ਬਿਲਾਮੀ। ” - ਮਾਰੂ ੫, ਵਾਰ ੧੪ : ੫ (1099) 
ਬਿਲਾਵਲ -- ਇਕ ਸ਼ੁਧ ਜਾਤੀ ਦਾ ਰਾਗ, ਗਾਇਨ 
ਰ ਦਾ ਸਮਾਂ ਦਿਨ ਦੇ ਦੂਜੇ ਪਹਿਰ ਦਾ 
ਆਰੰਭ 
“ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ 
ਭਾਂਤਿ।” -- ਰਾਗ ੧ : ੧੧ (1429) 
ਹੋਰ ਰੂਪ -- ਬਿਲਾਵਲੀ -- 
“ਪ੍ਥਮ ਭੈਰਵੀ ਬਿਲਾਵਲੀ । ” 
-- ਰਾਮ ੧ : ੫ (1429) 
ਬਿਲਾਵਲੁ -- 
ਸਮਾਣੀ। ” 
-- ਮਾਝ ੧, ਵਾਰ ੨੬ਸ, ੧, ੧ : ੧੯ (150) 


ਬਿਲੀਧੇ 1738 ਬੀਓ 








ਬਿਲੀਧੇ -- ਰੋਂਦੇ, ਕੁਰਲਾਉਂਦੇ ਬਿਲੋਵਨਾ -- ਰਿੜਕਨਾ ਭਾਵ ਅਭਿਆਸ 
ਨ ਗਾ “ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ।” 
ਕਾਢੇ ਬਿਲਲ ਬਿਲੀਧੇ। ” -` ਆਸਾ ਕਬ, ੧0, ੧" : ੧ (476) 
-- ਬਸੰ ੪, ੫, ੧ : ੨ (1178) ! ਬਿਲੋਵੈ -- -ਰਿੜਕੇ 
'ਬਿਲੋਇਆ -- ਰਿੜਕਿਆ “ਸਚੁ ਮਨ ਕਾਰਣਿ ਤਤੁ ਬਿਲੋਂਵੈ ।” 
“ਜਿਨਿ ਬਬਿਲੋਇਆ ਤਿਨਿ ਖਾਇਆ ਅਵਰ -- ਆਸਾ ੧, ਅਸ ੧, ੩ : ੧ (411) 
ਬਿਲੋਵਨਹਾਰ। ” ਬਿਵਸਥਾ -- ।. ਅਵਸਥਾ, ਉਮਰ 
- ਸਲੋ ਕਬ, ੧੯ : ੨ (1365) | “ਬਾਰ ਬਿਵਸਥਾ ਤੁਝਹਿ ਪਿਆਰੈ ਦੁਧ।” 
ਹੋਰ ਰੂਪ -- ਬਿਲੋਈ -- ਹ `__=- ਗਉ ੫. ਸੁਖ ੪, ੧ : ੫'(266) 
"ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ।” | 2. ਅਵਸਥਾ, ਹਾਲਤ 
.(ਰਿੜਕੀ) “ਸ੍ਰਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਰੰਤ ਪ੍ਰਭ 
- ਈਸਾ ਕਬ, ੧0, ੨ : ੧ (478) ਜਾਪਣ। ` (ਅਵਸਥਾ, ਹਾਲਤ) 
ਬਿਲੋਈਐ -- `. -- ਧਨਾ ੫, ੪੯, ੨ : ੧ (682). 


` “ਮੇਰੇ ਰਾਮ ਐਸਾ ਖੀਰੁ ਬਿਲੋਈਐ। ” (ਰਿੜਕੀ ਬਿਵਸਿ -- ਕਾਬੁ/ਵਸ ਵਿਚ ਕਰਨਾ 
ਦੇ) _. - ਗਉ ਕਬ, ੪੬, ੧" : ੧ (332) | “ਮੋਹੁ ਮਲਿ ਬਿਵਸਿ ਕੀ ਅਉ ਕਾਮੁ ਗਹਿ`ਕੇਸ 
“ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ | ਪਛਾੜ੍ਉ।” _-- ਸਵ ੪, ਸਲ ੧ : ੧ (1406) 
ਕਾ ਹਰਿ ਨਾਮੁ ਬਿਲੋਈਐ। ” (ਭਾਵ । ਬਿਵਹਾਰ -- ਕੰਮਕਾਜ, ਮੇਲ ਜੋਲ 


ਵਿਚਾਰੀਏ) -- ਵਡ ੪, ਵਾਰ ੪ : ੧ (587) “ਸਭ ਕਛ੍ਹਿ ਜੀਵਤ ਕੋ ਬਿਵਰਾਰ। ” 


ਬਿਲੋਵਸਿ - ਰਿੜਕਦਾ - ਦੇਵ ੯, ੨, ੧“ : ੧ (536) 
“ਝੂਠੇ ਕਹਾ ਬਿਲੋਵਸਿ ਪਾਨੀ।” ਮਿਫਹਾਰੇ=੩ ਨ ਕਤ ਵੀ 

ਰ੍ -- ਸੋਰ ਕਬ, ੮, ੧ : ੨ (656) “ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ।” 
ਬਿਲੋਵਹੁ -- ਰਿੜਕੋ -- ਬਿਹਾ ੯, ੧, ੨ : ੧ (537) 


“ਸਹਜਿ ਬਿਲਾਵਹੁ ਜੈਸੇ ਤਤੁ ਨ ਜਾਈ।” ਬਿਵਰਜਿ -- ਰੋਕ ਕੇ 
` ਆਸਾ ਕਬ, ੧0, ੧" : ੨ (478) | ਮਾਇਆ ਮੋਹ ਬਿਵਰਜਿ ਸਮਾਏ।” 


“ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ -- ਰਾਮ ੧. ਅਸ ੩. ੨ : ੧ (904) 
ਪਾਣੀ।” (ਰਿੜਕਦੇ ਹੋ) ਬਿਵਰਜਿਤਹ -- ਰੋਕਦੇ ਹਨ 


` ਰੂ ੍ਰਿਲੋ, ੧, ੩ : ੧ (526) |  ਪਦ੍ਯਾਲੰ ਸਰਬਤ ਜੀਆ ਪੰਚ ਦੇਖ ਬਿਵਰਜਿਤਹ।” 
ਲੂ ਰ 
ਬਿਲੋਵਨ -- ਰਿੜਕਨ ਲਈ _ - ਸਸ ੫, ੪0 : ੩ (1357) 


- ਨੋਰ ਕਬ, ੫, ੧ : ੨ (6੨੨) ਸਰਿ 
_ਬਿਲੋਵਨਹਾਰ -- ਚਰਿੜਕਨ ਵਾਲਾ __ ਬੀਉ।” 
“ਜਿਨਿ ਬਿਲੋਇਆ ਤਿਨਿ ਖਾਇਆ ਅਵਰ - ਆਸਾ ੧, ਵਾਰ ੧0ਸ, ੧, ੨ : ੬ (468) 
ਬਿਲੋਵਨਹਾਰ। ਰਿ ਬੀਓਂ -- ।. ਦ੍ਰੈਤ ਭਾਵ 
-- ਸਲੋ ਕਬ, ੧੯ : ੨ (1365) 
“ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਸ਼ਿਨਾਸਿਓ 
_ਹੋਰ ਰੂਪ -- ਬਿਲੋਵਨਹਾਰੀ -- ਭਰਮੁ ਬੀਓ।” 
“ਤਾਕੀ ਹੋਹੁ ਬਿਲੋਵਨਹਾਰੀ।'” (ਚਿੜਕਨ - ਆਸਾ ੫, ੪੭, ੧ :੨ (382) 


ਵਾਲੀ) - ਸੋਰ ਕਬ, ੫, ੧ : ੩ (655)1 ਦੂਜਾ, ਕੋਈ ਹੋਰ, ਦੂਸਰਾ 


ਸ਼ੀਅਉ 1739 ਬੀਚਾਰ 
“ਬਿਸਮਨ ਬ਼ਿਸਮ ਭਏ ਬਿਸਮਾਦਾ ਆਨ ਨ | “ਲੋਭ ਮੋਹ ਸਭ ਬੀਸਰਿ ਜਾਹੁ।” 
ਬੀਓ ਦੂਸਰ ਲਾਵਨ।” - ਗਉ ਕਬ, ਥਿਤੀ ੧0 : ੩ (343) 
-- ਟੋਡੀ ੫, ੨੫. ੨ : ੧ (717) | ਹੋਰ ਰੂਪ -- ਬੀਸਰੈ -- 
“ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ “ਨਾਨਕ ਮਾਨਹੁ ਨ ਬੀਸਰੈ ਗੁਣ ਨਿਧਿ ਗੋਬਿਦ 








ਕਰਤਾ। ” ਰਾਇ। ” (ਭੂਲੇ) 
-- ਬਿਲਾ ੫, ੯੪, ੨ : ੧ (823) -- ਗਉਂ ੫, ਬਾਅ ੨੭ਸ : ੨ (255) 
“ਇਹ ਪਤਿ ਤੇ ਮਤ ਢੂਕਹਿ ਰੇ ਮਨ ਭੇਦੁ ਬਭੇਦ “ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ। ” 
ਨ ਜਾਨ ਬੀਆਉ।” - ਪ੍ਰਭਾ ਨਾਮ, ੨, ੨ : ੧ (1351) 
- ਸਵ ੫. ਮਯੁ ੫ : ੩ (1409) ਬੀਖੇ - ਵਿਖੇ, ਵਿਚ ਰ੍ 
ਬੀਆ = ਦੂਜਾ _ “ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿ 
“ਏਕੋ. ਵੇਖਾ ਅਵਰੁ ਨ ਬੀਆ।” 'ਲਾ।” - ਪੁਭਾ ਨਾਮ, ੨, ੨ : ੧ (1351). 


- ਮਾਝ ੩, ਅਸ ੮, ੩ : ੧ (113) | ਬੀਂਗ -- ਵਿੰਗ ਟੇਢ ਵਲ 
“ਹਰਖ ਅਨੰਤ ਸੋਗ ਨਹੀ ਬੀਆ।” (ਦੂਸਰਾ, | “ਅਨਿਕ ਬੀਂਗ ਦਾਸ ਕੇ ਪਰਹਰਿਆ।” 








ਹੋਰ) -- ਗਉ ੫, ੧0੪, ੪ : ੧ (156) -- ਸੁਹੀ ੫, ੨੮, ੧ : ੧ (742) 
“ਜਉ ਮਾਗਹਿ ਤਉ ਮਾਗਹਿ ਬੀਆ।” ਬੀਗਾ -- ਵਿੰਗਾ __ .. 
- ਗਉ ੫, ਬਾਅ ੪੧ : ੫ (258) “ਸਾਧ ਕੈ ਸੰਗਿ ਨ ਬੀਗਾ ਧੈਰੁ।” (ਭਾਵ ਕੁਰਾਹੇ 
“ਤੇ ਬਿਨਸੇ ਭੂਮ ਮੋਹ ਰਾਏ ਕੋ ਦਿਸੈ ਨ ਬੀਆ।” ਨਹੀਂ ਪੈਂਦਾ)-- ਗਉ ੫, ਸੁਖ ੭, ੩ : ੪ (271). 
_ (ਓਪਰਾ, ਬਿਗਾਨਾ) ਬੀਚ -- ।. ਵਿਚਕਾਰ 
- ਆਸਾ ੫, ੧੨੦, ੪ : ੧ (401) । ਸੰਤ ਕਾਂ ਕੋਖੀ ਅਧ ਬੀਚ ਤੇ ਟਟੈ।” 
ਬੀਆਨ -- ਵਿਆਹੁਣ -- ਗਉ ੫. ਸੁਖ ੧੩, ੫ : ੧ (280) 
“ਬੰਸ ਕੋ ਪੂਤੁ ਬੀਆਨ ਚਲਿਆ ਸੁਇਨੇ ਮੰਡਪ | ੭. ਵਿਚਕਾਰਲੇ __ 
ਛਾਏ।” __- ਆਸਾ ਕਬ, ੬, ੩ : ੧ (477) _“ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ 
ਬੀਸ -- ਵੀਹ, ਗਿਣਤੀ ਦੀ ਇਕ ਇਕਾਈ _ ਹਰਖੇ ਪਤੀਨ।” 
“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ -- ਟੋਡੀ ੫, ੨0, ੨ : ੧ (716) 
ਕਹਾਵੈ।” ` ਬੀਚਹਿ =- ਵਿਚੇ ਹੀ 
-- ਮਾਝ ੧, ਵਾਰ ੧ਸ, ੧, ੩ : ੧ (138) “ਮਾਇ ਪਰੇ ਧਰਮ ਚਾਇ ਕੋ ਬੀਢਰਿ ਯੂਮਾ ਧਾਮ।” 
“ਬਿਸ ਬਿਸਵੇ ਗੁਰ ਕਾ ਮਨੁ ਮਾਨੈ।” (ਬੀਸ -- ਸਲੋ ਕਬ, ੧੪੨ : ੨ (1372) 


ਬਿਸਵੇ ਮੁਹਾਵਰਾ ਹੈ, ਭਾਵ ਪੂਰੇ ਤੌਰ ਤੇ) ਬੀਚਾਰ - ।. ਵਿਚਾਰ, ਮਤ, ਖਿਆਲ 
- ਹਉਂ ੫, ਸੁਖ ੧੮, ੩ : ੧ (287) | “ਮਨਹਨ ਬੁਧੀ ਕੇਤੀਆ ਕੇਤੇ ਬੇਦ ਬੀਚਾਰ।”` 


“ਗੁਰਮਤਿ ਮਿਲੀਐ ਬੀਸ ਇਕੀਸ।” (ਭਾਵ -- ਸਿਰੀ ੧, ਅਸ ੧੪, ੫ : ੧ (62) 

___ ਯਕੀਨਨ) _-- ਰਾਮ ੧, ਓਅੰ ੨੫ : ੮ (933) |  ਪਸਰਬੇ ਜਾਚਿਕ ਤੂੰ ਪ੍ਰਭ ਦਾਤਾ ਦਾਤਿ ਕਰੇ ਅਪੁਨੈ 
ਬੀਸਰਹਿ -- ਭੁਲੇ, ਚੇਤਿਓ ਲਹਿ ਜਾਵੇ __ ਬੀਚਾਰ। ` (ਵਿਚਾਰ ਅਨੁਸਾਰ) 

“ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉਂ - ਗੂਜ ੧, ਅਸ ੨, ੪ : ੨ (504) 

ਤਜਣਾ ਜਾਇ।” 2. ਵਿਚਾਰ ਕਰ, ਚਿੰਤਨ ਕਰ ਰ 
- ਆਸਾਂ ੫, ਬਿਰ ੧, ੨ : ੧ (431) “ਪਾਰਬ੍ਰਹਮ ਗੁਣ ਅਗਮ ਬੀਚਾਰ।” 


ਬੀਸਰਿ -- ਭੁਲਣਾ ਰ - ਗਉ ੫, ੧੭੧, ੨ : ੮ (200) 


ਬੀਚਾਰੰ 1740 ___ ਬੀਚਾਰਿ 





ਸਬਦੁ ਬੀਚਾਰ।” (ਵਿਚਾਰ ਕਰ) 
3. ਵਿਚਾਰ, ਸੋਚ, ਚਿੰਤਨ 
“ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ 
ਬੀਚਾਰ।” (ਭਾਵ ਕੋਈ ਉਜ਼ਰ/ਇਤਰਾਜ਼ 
ਨਹੀਂ) _ -- ਗਉ ਕਬ, ੬੯, ੧ : ੧ (338) 
4. ਨਿਰਣਯ, ਲਛਣ (ਮਹਾਨਕੋਸ਼) 
“ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ 
ਮਨਮੁਖ ਕਾ ਬੀਚਾਰ।” 
- ਬਿਲਾ ੪, ਵਾਰ ੭ਸ, ੩, ੩ : ੭ (852) 
ਰਿ 
. ਮਿਸਾਲ, ਉਦਾਹਰਣ ਭਾਵ ਵਾਂਗ ਤਰ੍ਹਾਂ 
(ਮਹਾਨਕੋਸ਼) 
“ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ 
ਸਾਰੁ ਰਹਹਿ ਜਗਤ ਜਲ ਪਦਮ ਬੀਚਾਰ।” 
-- ਸਵ #, ੩ ੩ (1391) 
ਬੀਚਾਰ -- ਵੀਚਾਰਦੇ/ਸੋਚਦੇ/ਸਮਝਦੇ ਹਨ 
“ਤਰ ,ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ 
ਕਾਗਰਾ ਕਰਤ ਬੀਚਾਰੰ।” 
- ਮਲਾ ਰਵਿ, ੧, ੨ : ੧ (1293) 
_ਬੀਚਾਰਉ -- ਵਿਚਾਰ ਕਰਾ, ਵਿਚਾਰਦਾ ਹਾਂ 
"ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ। ” 
- ਬਿਲਾ ੫, ੯, ੨ : ੧ (804) 
ਹੋਰ ਰੂਪ - ਬੀਚਾਰਈ -- 
“ਹਰਿ ਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮ 
ਬੀਚਾਰਈ।  (ਵਿਚਾਰਦਾ ਹੈ) 
- ਫੁਨ ੫, ੮ : ੪ (1362) 


ਬੀਚਾਰਸੀ -- ਵਿਚਾਰੇਗਾ 


“ਬਾਣੀ ਬਿਰਲਉ ਬੀਚਾਚਸੀ ਜੇ ਕੋ ਗੁਰਮੁਖਿ ਹੋਇ।” | 


-- ਰਾਮ ੧, ਓਅੰ ੪0 : ੭ (935) 


_ਬੀਚਾਰਹ -- ਵਿਚਾਰ ਹੈ 
“ਦਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ 
ਬੀਚਾਰਹ।” _ _ - ਸਵ ੨, ੬ : ੨ (1392) 
ਬੀਚਾਰਹਿ -- ਵਿਚਾਰ ਕਰੇ 


“ਗੁਰ ਸਬਦੁ ਬੀਚਾਰਹਿ ਆਪ ਜਾਇ। ” 
- ਬਸੰ ੧, ਅਸ ੫, ੮:੧(1190) 


“ਕਈ ਕੋਟਿ ਕਬਿ ਕਾਬਿ ਬੀਚਾਰਹਿ। ” (ਵਿਚਾਰਦੇ 





- ਬਿਲਾ ੫, ੧੨੩, ੧” : ੨ (829) 
ਬੀਚਾਰਦਾ -- ਵਿਚਾਰ ਕਰਦਾ ਹੈ 
“ਹਰਿ ਜੇਵਡੂ ਨਾਹੀ ਕੋਈ ਜਾਣੂ ਹਰਿ ਧਰਮੁ 
ਬੀਚਾਰਦਾ। ” -- ਸਿਰੀ ੪, ਵਾਰ ੧੮ : ੨ (90) 
ਹੋਰ ਰੂਪ -- ਬੀਚਾਰਦੇ -- 
ਸਾਰ ਨ ਜਾਣੀ।” (ਵਿਚਾਰ ਕਰਦੇ) 
- ਰਾਮ ੩, ਅਨੰ ੨੭ : ੧ (920) 
ਬੀਚਾਰਾ -- ।. ਵਿਚਾਰ 
“ਮਨੁ ਪੀਵੈ ਸੁਨਿ ਸਬਦੁ ਬੀਚਾਰਾ। ” 
- ਮਾਝ ੫, ੨੬, ੨ : ੨ (102) 
"ਕਰਮ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ।” 
-- ਆਸਾ ੧, ਅਸ ੧੩, ੯ : ੧ (418) 
2. ਵਿਚਾਰੀ ਹੈ 
“ਕਹੁ ਨਾਨਕ ਇਹੁ ਤਤੁ ਬੀਚਾਰਾ। ” 
- ਗਉ ੫, ੧੧੩, ੩ : ੧ (188) 
“ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ 
ਬੀਚਾਰਾ ਹੈ।” (ਵੀਚਾਰਿਆ ਹੈ) 


- ਮਾਰੂ ੧, ਸੋਲਾ ੯, ੯ : ੩ (1029) 


- ਗਉਂ ੫, ਬਾਅ ੪੮ : ੩ (260) 
4. ਵਿਚਾਰ ਦੁਆਰਾ, ਹੋਰ ਵੇਖੋ 'ਬ਼ੀਚਾਰਿ” 
"ਇਕਨਾ ਨੇ ਤੂ ਮੇਲਿ ਨੈਹਿ ਗੁਰ ਸਬਦਿ 


ਬੀਚਾਰਾ। ” 

- ਸੁਹੀ ੩, ਵਾਰ ੨ : ੩ (786) 
5. ਵਿਚਾਰ ਕਰਾਂ, ਵਿਚਾਰਾਂ 
ਜੰ 
ਕਉਣ ਬੀਚਾਰਾ। ” 


- ਸਾਰ ਪ, ਅਸ ੧, ੮ : ੧ (1235) 
“ਸੇਵਾ ਸੁਰਤਿ ਰਹਸਿ ਗੁਣ ਗਾਵਾਂ ਗੁਰਮੁਖਿ 
ਕੂ = 
ਬੀਚਾਰਿ - ।. ਵਿਚਾਰ ਦੁਆਰਾ, ਵਿਚਾਰ ਕੇ 


“ਗੁਰਮਖਿ ਮਨੁ ਸਮਝਾਈਐ ਆਤਮ ਰਾਮੁ 
ਬੀਚਾਰਿ।” _- ਸਿਰੀ ੧, ੧੨, ੨ : ੩ (18) 
“ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ।” 
(ਵਿਚਾਰ ਕਰਨ ਕਰਕੇ, ਵਿਚਾਰ ਸਦਕਾ) 

<= ਸਿਰੀ ੬, ੪੨, 2 : ੧ (30) 
“ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾਂ 
ਮੀਤੁ ਨ ਅਵਰੁ ਕੋਈ।” (ਵਿਚਾਰ ਕੇ ਭਾਵ 


-- ਆਸਾ ੧, ੨੨, ੩ : ੧ (356) 


ਬੀਚਾਰਿ। ` - ਬਿਲਾ ਕਬ, ੧0, ੩ : ੧ (੧57) 
2. ਵਿਚਾਰਿਆ ਹੈ 
“ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ 
ਸਬਦੁ ਬੀਚਾਰਿ।” 
ਰ੍ - ਸਿਰੀ ੩, ੫੬, ੧ : ੧ (35) 
3. ਵਿਚਾਰ (ਕਰ) 
“ਧਰਮ ਰਾਇ ਕੋ ਹੁਕਮੁ ਹੈ ਬਹਿ ਸਚਾ ਧਰਮੁ 
ਬੀਚਾਰਿ । ” 


-- ਸਿਰੀ.੩, ੬੩, ੨ : ੧ (38) 
ਬੀਚਾਰਿਓ -- ਵਿਚਾਰਿਆ, ਵਿਚਾਰ ਕੀਤੀ 
“ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ 
ਬੀਚਾਰਿਓ ਰੇ। ? 
-- ਗਉਂ ਕਬ, ੫੬, ੨ : ੧ (335) 
ਬੀਚਾਰੀ -- ।. ਵਿਚਾਰਦੇ ਹਨ 
“ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ। ” 
-- ਗਉ ੩, ੨੭, ੪ : ੧ (160) 
2. ਭਾਵ ਸਮਝਿਆ 
“ਕਾਸੀ ਮਗਹਰ ਸਮ ਬੀਚਾਰੀ।” 
-- ਗਉ ਕਬ, ੧੫, ੪ : ੧ (326) 
3. ਵਿਚਾਰ ਕੇ 
“ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ । ” 
-- ਗਉ ਕਬ, ੫0, ੪ : ੧ (334) 
“ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ 
ਰਾਮ।” (ਵਿਚਾਰ ਦੁਆਰਾ) 
-- ਆਸਾਂ ੧, ਛੰਤ ੫, ੨ : ੨ (439) 
4. ਵਿਚਾਰ ਕਰਨ ਵਾਲਾ 
-- ਆਸਾ ੧, ੨੫, ੩ : ੧ (356) 
“ਭਣਤਿ ਨਾਨਕੁ ਬੂਝੈ ਕੌ ਬੀਚਾਰੀ।” 


1741 














(ਵਿਚਾਰਵਾਨ) 
-- ਸੋਰ ੧, ੧੨, ੪ : ੧ (599) 
5. ਵਿਚਾਰ ਕਰਾਂ, ਸੋਚਾਂ 
“ਕਉਨ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉ ਨ 
ਬੀਚਾਰੀ। ”-- ਕੇਦਾ ੫. ੫, ੨ : ੧ (1120) 
ਬੀਚਾਰੀਅਲੇ -- ਵਿਚਾਰ ਕੇ 
ਘਟਿ ਘਟਿ ਸਾਚਾ ਸਰਬ ਜੀਆ। ” 
- ਜਾਮ ੧ ਸਿਗੋ ੨੩ : ੨ (940) 
ਬੀਚਾਰੀਆ -- ਵਿਚਾਰਨ ਵਾਲਾ 
“ਆਪਿ ਕਰਤਾ ਆਪਿ ਭੁਗਤਾ ਆਪਿ ਸਗਲ 
ਬੀਚਾਰੀਆ। ” 

-- ਧਨਾ ੫, ਛੰਤ ੧, ੩ : ੫ (691) 
ਬੀਚਾਰੀਐ -- ।. ਵਿਚਾਰ ਕਰੀਏ, ਸੋਚੀਏ, ਚਿੰਤਨ 
ਕਰੀਏ, ਵਿਚਾਰਿਆ 
“ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ।” 

->- ਸਿਰੀ ੧, ੧0, ੧" : ੨ (1?) 
2. ਵਿਚਾਰੋ, ਧਿਆਨ ਵਿਚ ਲਿਆਵੋ 
“ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ 
ਅਉਗਣੁ ਨ ਬੀਚਾਰੀਐ। ” 
- ਬਿਹਾ ੫, ਛੰਤ ੬, ੨ : ੪ (545) 
ਬੀਚਾਰੁ - ।. ਵਿਚਾਰ, ਖਿਆਲ 
“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ 
ਬੀਚਾਰੁ । ? - ਸਿਰੀ ੧, ੬, ੧ : ੨ (16) 
2. ਚਿੰਤਨ, ਸੋਚ ਵਿਚਾਰ 
“ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ । ” 
-- ਸਿਰੀ ੧, ਅਸ ੫, 2 : ੧ (56) 
“ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ । ” 
-- ਮਾਝ ੧, ਵਾਰ ੧੨ : ੧ (143) 
3. ਭਾਵ ਸਮਝ, ਸੂਝ 
“ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ । 
-- ਸਿਰੀ ਰਵਿ, ੧, ੩ : ੧ (93) 
4. ਭਾਵ ਗਿਆਨ ਰ੍ 
“ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ । ” 
-- ਆਸਾ ੫, ੨, ੪ : ੧ (370) 
5. ਭਾਵ ਬਿਆਨ, ਕਥਨ 
“ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ।” 





` -- ਤਿਲੰ ਨਾਮ, ੨, ੩ : ੧ (727) 
6. ਸੋਚ, ਵਿਚਾਰ ਕਰ 

ਮਨ ਪ੍ਰਾਣੀ ਮੁਗਧ ਬੀਚਾਰੁ ਅਹਿ ਨਿਸਿ ਜਪੁ 

ਧਰਮ ਕਰਮ ਪੂਰੈ ਸਤਿ ਗੁਰੂ ਪਾਈ ਹੈ।” 

ਰ - ਸਵ ੪, ਨਲ ੨ : ੫ (1398) 
ਬੀਚਾਰੇ -- ਵਿਚਾਰ ਕਰਨਾ 

“ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ 
ਲਿਖਿ ਧਰਮੁ ਬੀਚਾਰੇ ।” 


- ਆਸਾ ੧, ਸੋਦ ੧. ੧: ੫ (8) 


“ਆਪੁ ਬੀਚਾਰੇ ਸੁ ਗਿਆਨੀ ਹੋਈ।” (ਸਮਝੇ) 


-- ਗਉਂ ੧, ੪, ੧” : ੨ (152) 
“ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ 
ਕਛੁ ਨ ਬੀਚਾਰੇ। (ਵਿਚਾਰਦਾ,ਧਿਆਨ ਵਿਚ 
ਲਿਆਉਂਦਾ) ਰੂ 
“ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ 
ਨਿਤੁ ਹੋਵੈ।” 
- ਸੂਹੀ ੫, ਛੰਤ ੯, ੪ : ੩ (783) 
“ਰਾਮ ਨਾਮਸਾਰ ਭੂਤ ਨਾਨਕ ਤਤੁ ਬੀਚਾਰੇ।” 
(ਸਮਝੇ, ਜਾਣੇ) 
` ਸਾਰ ੫, ੧੩੩, ੨ : ੪ (1230) 
ਹੋਚ ਰੂਪ -- ਬੀਚਾਰੈ -- 
“ਜੀਵਤੁ ਮਰੈ ਗੁਰਸਬਦੁ ਬੀਚਾਰੈ ਹਉਮੈ ਮੈਲੁ 
ਚੁਕਾਵਣਿਆ।” (ਵਿਚਾਰੇ/ਵਿਚਾਰ ਕਰੇ) 
ਰ੍ - ਮਾਂਝ ੩, ਅਸ ੩੨, ੬ : ੩ (129) 
ਬੀਚਾਰੈ -- 


।. ਵਿਚਾਰੇ, ਵਿਚਾਰ ਕਰੇ, ਵੇਖੋ 
2. ਵਿਚਾਰ/ਮਰਜ਼ੀ ਅਨੁਸਾਰ 
“ਆਪਿ ਕਰੈ ਆਪਨ ਬੀਚਾਰੈ । ” 


-- ਗਉਂ ੫, ਸੁੱਖ ੧੧, ੨ : ੬(277)- 


ਬੀਚਾਰੋ -- ।. ਵਿਚਾਰ _ 
“ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ 
_ਬੀਚਾਰੋ।” _-- ਗਉ ੧, ਸੋਹ ੧, ੧ : ੧(12) 
2. ਵਿਚਾਰੋ, ਧਿਆਨ/ਲੇਖੇ ਵਿਚ ਲਿਆਵੋ 
“ਗੁਨ ਅਵਗਨੁ ਮੇਰੋ ਕਛੁ ਨ ਬੀਚਾਰੋ ।” 
ਰ੍ ` - ਆਸਾ ੫, ੭, ੧ : ੧ (372) 
`. 3. ਵਿਚਾਰਦਾ ਹੈ 
“ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ 


1742 





- ਟੈਂਡੀ ੫, ੩0, ੨ : ੧ (718). 








ਬੀਚੋਂ 
ਬੀਚਾਰੋ।” ਰ 
- ਵਡ ੧, ਅਲਾ ੨, ੪ : ੨ (580) 


ਬੀਚਿ -- ।. ਵਿਚ, ਵਿਚਕਾਰ 





“ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮਿ੍‌ਤ ਹੈ 
ਭਾਈ ਰੇ।” -- ਆਸਾ ੫, ੫੬, ੧” : ੨ (385) 
ਹੋਰ ਰੂਪ -- ਬੀਚੁ -- 


“ਹਮ ਤੁਮ ਬੀਚੁ ਭਇਓ ਨਹੀ ਕੋਈ।” 
- ਆਸਾ ਕਬ, ੩੮, ੩ : ੧ (484) 

2. ਵਿਚੇ ਹੀ, ਵਿਚੋਂ ਰ 
"ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ 
ਖਾਹੀ ਕਾਂਬ।” 

- ਸਲੋ ਕਬ, ੧੩੪ : ੨ (1371) 
3. ਅੰਦਰ ਰ੍ 
“ਖਟ ਨੇਮ ਕਰਿ ਕੋਠੜੀ ਬਾਂਧੀ ਬਸਤ੍ਰ ਅਨੂਪੁ 

ਬੀਚਿ ਪਾਈ।” 
- ਗਉ ਕਬ, ੭੩, ੧ : ੧ (339) 

ਬੀਚੁ - ।. ਵਿਚਕਾਰ, ਵੇਖੋ ਬੀਚਿ (1) 

2. ਵਿਚੋਲਾਪਣ, ਰ੍ 
“ਬੀਚੁ ਨ ਕੋਇ ਕਰੇ ਅਕਿ੍‌ਤਘਣੁ ਵਿਛੁੜਿ 
- ਪੱਇਆ।” 
- ਬਿਹਾ ੫, ਛੰਤ ੭, ੩ : ੧ (546) 
3. ਵਿਥ 
“ਆਨ ਆਪਨਾ ਕਰਤ ਬੀਚਾਰਾ ਤਉ ਲਾਉ 
ਬੀਚੁ ਬਿਖਾਈ। ” ਰ੍ 
- ਸੋਰ ੫, ੩, ੧ : ੨ (609) 

। ਬੀਚੇ -- ।. ਵਿਚੇ ਹੀ 

।" “ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ 
ਨਿਕਸੇ ਸਾਸ।”. -- ਗੂਜ ੫, ੫, ੨ : ੧ (496) 
ਹੋਰ ਰੂਪ -- ਬੀਚੈ -- 

“ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ 

___ ਚੀਤੁ” _-- ਸਲੋ ਕਬ, ੯੬ : ੨ (1369) 
2. ਵਿਚ ਹੀ 
“ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇਂ ਗੁਸਤ 

- ਉਦਾਸ।” 
ਸਜ 44. ੧੨੩੧. ੧”: 
ਬੀਚੋ -- ਵਿਚ ਵਿਚਕਾਰ 
“ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ 


੧ (1267) 


ਨਿਕਟਾਇਓ। ” - ਸੋਰ ੫, ੬੧, ੩ : ੧ (624) 
ਬੀਛੁਰਾ -- ਵਿਛੜ ਗਿਆ, ਜੁੱਦਾ ਹੋਇਆ 
“ਜਾ ਕੇ ਸੰਗ ਤੇ ਬੀਛੁਰਾ ਤਾਹੀ ਕੇ ਸੰਗਿ ਲਾਗੁ । ” 
`_ -- ਸਲੋ ਕਬ, ੧੨੯ : ੨ (1371) 
_ਹੋਰ ਰੁਪ -- ਬੀਛੁਰੇ -- 
“ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ 
ਮਰਹਿ ਬਿਖੁ ਖਾਇ।” 
-- ਆਸਾ ੫, ਬਿਰ ੨, ੩ : ੧ (431) 
_ ਬੀਛੂਰੈ - 
“ਕਬੀਰ ਚਕਈ ਜਉ ਨਿਸਿ ਬੀਛੁਰੈ ਆਇ 
ਮਿਲੈ ਪਰ ਭਾਤਿ।” (ਵਿਛੜਦੀ ਹੈ) 
-- ਸਲੋ ਕਬ, ੧੨੫ : ੧ (1371) 
ਬੀਛੁੜੈ -- ਵਿਛੜੇ ਜੁੱਦਾ ਹੋਏ 
“ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ। ” 
ਰ੍ -- ਧਨਾਂ ੫, ੨੭, ੧“ : ੧ (677) 
ਬੀਜ -- 1. ਬੀ, ਤੁਖਮ ਰ੍ 
“ਪਾਪੁ ਪੁੰਨੁ ਬੀਜ ਕੀ ਪੋਟ। ” 


- ਗਉ ੧,੫,੨:੨(152)' 


2. ਭਾਵ ਮੁਲ, ਕੇਂਦਰੀ 
“ਬੀਜ ਮੰਤ੍ਰ ਸਰਬ ਕੋ ਗਿਆਨ। ” 
'-- ਗਉ ੫, ਸੁਖ ੯, ੫ : -੧ (274) 
ਬੀਜਉ' -- ਦੁਸਰਾ, ਦੂਜਾ _ 
“ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ।” 
-- ਰਾਮ ੧, ਓਅੰ ੪੬ : ੧ (936) 
ਬੀਜਸਿ -- `ਬੀਜਦਾ ਹੈ 
“ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ 
ਨੀਸਾਣੀ। ” 


-- ਮਥਾ ੧, ਅਸ ੪, ੬ : ੩ (1275) 


ਬੀਜਹਿ -- ਬੀਜਦਾ ਹੈ 
“ਜੈਸਾ ਬੀਜਹਿ ਤੈਸਾ ਖਾਸ।” 
. - ਗਉਂ ੫, ੭੧", ੩ : ੩ (176) 
ਹੋਰ ਰੁਪ -- _ ਬੀਜਹੁ -- 
“ਨਾਮੁ ਖੇਤੀ ਬੀਜਹੁ ਭਾਈ ਮੀਤ।” 
-- ਆਸਾ ੫, ਅਸ ੧, ੩ : ੧ (430) 
ਬੋਣ, ਬੀਜ ਬੀਜਣਾ 


ਰ ਬੀਜਣ -- 


“ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ | 


ਬਖਸ ਜਮਾਇ ਜੀਉ।” 


17423 


















-- ਸਿਰੀ ੫, ਅਸ ੨੯, ੨ : ੩ (73) 
ਹੋਰ ਰੁਪ -- ਬੀਜਣਾ -- 
“ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾਂ।” 
ਰ੍ -- ਵਡ ੩. ਅਸ ੧, ੩ : ੧ (565) 
ਬੀਜਦੇ -- ਰ੍ 
_ “ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ। ” 
-- ਸਲੋ ੩, ੧੯ : ੩ (1414) 
ਬੀਜਨ -- ਬੀਜਦੇ ਹਨ 
“ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ 
ਸੋ ਖਾਵਨ।? -- ਟੋਡੀ ੫, ੨੫, ੧: ੨ (717) 
ਬੀਜਨਾ -- ਪੱਖਾ 
“ਕੋਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ। ” 
- ਸੂਹੀ ੫, ੪੨, ੨ : ੧ (745) 


-- ਬਿਲਾ ੫. ੫੧, ੧" : ੨ (813) 
ਬੀਜਾ ਅਵਰੁ ਨ ਕੋਇ ਜੀਉ।” 


-- ਆਸਾ ੪, ਛੰਤ ੧੨, ੩ : ੨ (446) 


। ਬੀਜਾਇਦਾ -- ਬਿਜਵਾਉਂਦਾ ਹੈ 


_ਬੀਜਾਇਦਾ। ” 
- ਮਾਰੂ ੧, ਸੋਲਾ ੧੭, ੪ : ੩ (1038). 
ਨ 1. ਬੋਕੇ, ਬੀਜ ਕੇ 
“ਆਪੇ ਬੀਜਿ ਆਪੇ ਹੀ ਖਾਹੁ। ” 


=- ਜਪੁ ੧, ੨0 ' ੯ (4) 
2. ਬੀਜੋ 
“ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ 
ਸੁਭਾਇ। ” 


-- ਵਡ ੩, ਛੰਤ ੨, ੨ : ੬ (568) 
“ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ। ` 
-- ਮਾਰੂ ੩, ਸੋਲਾ ੫, ੧੧ : ੧ (1048) 
ਬੀਜਿਓ -- ਬੀਜਿਆ _ 
“ਹੁਣਿ ਵੜੈ ਹਰਿ ਨਾਮੁ ਨ -ਬੀਜਿਓਂ ਅਗੈ ਭੁਖਾ 
ਕਿਆ ਖਾਏ।” 


-- ਆਸਾ ੪, ਛੰਤ ੧੮, ਵੈ ੩ (450) 


ਬੀਜੀ 1744 ਬੀਠੁਲੁ 

















ਹੋਰ ਰੂਪ -- ਬੀਜਿਆ -- _ | ਬੀਠਲ -- ਪ੍ਰਭੂ (ਗਿਆਨ) ਠ (ਬਿਠਾ) ਲ 
“ਗੁਰ ਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ (ਅੰਗੀਕਾਰ) ਜੋ ਗਿਆਨਹੀਨ ਮਹਾ 
ਫਲੂ ਹਰਿ ਪਾਏ।” (ਬੋਇਆ) ਮੂਰਖ ਨੂੰ ਅੰਗੀਕਾਰ ਕਰੇ (ਮਹਾਨ- 

-- ਗਉ ੪, ਵਾਰ ੭ਸ, ੪, ੧ : ੨ (302) ਕੋਸ਼); (ਇੱਟ) ਬਿਠ ਇਟ ਤੇ ਬੈਠਣ 
"ਫੇਰਿ ਓਹੋ ਵੇਲਾ ਓਸੁ ਹਥਿ ਨ ਆਵੈ ਓਹੁ ਵਾਲਾ ਵਿਸ਼ਨੂੰ (ਸ਼ਬਦਾਰਥ) 
ਆਪਣਾ ਬੀਜਿਆ ਆਪੇ ਖਾਵੈ।” (ਬੋਇਆ “ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ 
ਹੋਇਆ) ਰ੍ ਕਾਇ ਕਰਉ।” 
- ਗਉ ੪, ਵਾਰ ਦਸ, ੪, ੧ : ੬ (306) - ਆਸਾ ਨਾਮ, ੨, ੨ : ੨ (485) 
ਬੀਜੀ -- ਦੂਜੀ, ਹੋਰ ਹੋਰ ਰੂਪ -- ਬੀਠੁਲਾ -- 

"ਅਵਰ ਨ ਸੂਝਸਿ ਬੀਜੀ ਕਾਰਾ।” __ “ਤਾਰਿ ਲੈ ਬਾਪ ਬੀਲੂਲਾ।” (ਹੇ ਬੀਠਲਾ) 

- ਮਾਰੂ ੪, ਸੋਲਾ ੧, ੧ : ੨ (1069) - ਬਸੰ ਨਾਮ, ੨, ੧” : ੨ (1196) 
ਬੀਜੀਐ -- ਬੋਈਏ, ਬੀਜੀਏ ਬੀਠਲੂ -- 

“ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ।” "ਨਾਮੇ ਕੌ ਸੁਆਮੀ ਬੀਠਲੁ ਐਸਾ।” 

- ਆਸਾ ੧, ਅਸ ੧੫, ੪ : ੧ (419) (ਪ੍ਰਮਾਤਮਾ) 

ਬੀਜੁ -- ਬੀਜ ੍ - ਕਾਨ ਨਾਮ, ੧, ੨ : ੨ (1318) 

“ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ | __ਬੀਠਲੋ -- 

ਆਪਾਉ 'ਸਾਰਿੰਗ ਪਾਣੀ।” “ਨਾਮੋ ਚੋ ਸੁਆਮੀ ਬੀਠਲੋ ਜਿਨਿ ਤੀਨੈ 

-- ਸਿਰੀ ੧, ੨੬, ੧ : ੧(23)' ਜਰਿਆ। ” 
ਬੀਜੁਲ -- ਬਿਜਲੀ - ਗੂਜ ਨਾਮ, ੨, ੩ : ੨ (525) 
“ਚਮਕਾਰ ਬੀਜੁਲ ਤਹੀ।” "ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ 
- ਸੋਰ ਨਾਮ, ੧, ੩ : ੨ (657) ਦਇਆਰੁ ਬੀਠਲੋ ਪਾਇਓ। ” 
ਹੋਰ ਰੂਪ -- ਬੀਜੁਲਿ -- ” ਸਚ ੫, ੬੧, 8 : ੨ (624) 


“ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ।” | ਬੀਠਾ -- ਬੈਠਾ, ਫੈਲਿਆ ਹੋਇਆ 
(ਬਿਜਲੀ) __ -- ਫੁਨ ੫, ੯ : ੨ (1362) | “ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ 
ਬੀਜੇ -- ਬੋਏ, ਬੀਜਦਾ ਹੈ ਬੀਠਾ।” __-- ਸਾਰ ੫, ੪੨, ੧ : ੧(1212) 





"ਨਾਮੋ ਬੀਜੇ ਨਾਮੋ ਜੰਮੇ ਨਾਮੋ ਮੰਨਿ ਵਸਾਏ।” _| ਬੀਠੂਲਾ -- ਵਿਨੁਲ, ਪ੍ਰਭੂ, ਵੇਖੋ 'ਬੀਠਲ' 
-- ਗਉ ੩, ਛੰਤ ੫, ੧ : ੫ (246) | ਮਿਲੁ ਮੇਰੇ ਬੀਠੂਲਾ ਲੈ ਬਾਹੜੀ ਵਲਾਇ।” 
ਹੋਰ ਰੂਪ -- ਬੀਜੈ -- - ਸਿਰੀ ਭ੍ਰਿਲੋ, ੨, ੧” : ੪ (92) 
“ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ | ਬੀਠੁਲਾਇ -- ਬੀਠਲ, ਪਰਮਾਤਮਾ ਵੇਖੋ 'ਬੀਠਲ' 
ਸੋਇ।” (ਬੀਜਦਾ ਹੈ) ਮੇਰੋ ਬਾਪੁ ਮਾਧਉ ਤੂਧਨੁ ਕੇਸੌਂ ਸਾਂਵੀਲੀਓ 
-- ਸਿਰੀ ੪, ੬੫, ੩ : ੩ (40) ਬੀਠੁਲਾਇ। ” 
“ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ - ਮਾਲੀ ਨਾਮ, ੨, ੧” : ੧ (988) 
ਨਹੀ ਜਾਂਮੈ।” (ਬੀਜਿਆਂ) ਬੀਠੁਲੁ -- ਵਿਠੁਲ, ਪ੍ਰਭੂ ਵੇਖੋ 'ਬੀਠਲ' 
- ਸਾਰ ੫, ੧੧, ੨ : ੧ (1205) | “ਆਪ ਹੀ ਕਰਤਾ ਬੀਠੁਲੁ ਦੇਉ।”” 
ਬੀਜੋ - ਦੂਜਾ, ਹੋਰ - ਪ੍ਰਭਾ ਨਾਮ, ੩, ੨ : ੨ (1351) 
“ਤਿਸੁ ਬਿਨੁ ਬੀਜੋ ਨਾਹੀ ਕੋਇ।” ਹੋਰ ਰੂਪ -- ਬੀਠੁਲੇ -- 


- ਪ੍ਭਾ ਪ, ਅਸ ੩, ੩ : ੨ (1348) “ਕਰਹੁ ਕ੍ਰਿਪਾ ਗੋਪਾਲ ਬੀਠੂਲੇ ਬਿਸਰਿ ਨ 


ਬੀਣਾ 


1745 


ਬੀਧਾ 








ਕਬ ਹੀ ਜਾਇ। ” (ਪ੍ਰਭੂ) 
-- ਸਾਰ ੫, ੯੮, ੧“ : ੨ (1223) 
ਮੁਝਹਿ ਬਤਾਇਓ।”” (ਵਾਹਿਗੁਰੂ ਨੇ) , 
-- ਗਉ ੫, ੧੨੩", ੧" : 2 (205) 
ਬੀਣਾ -- 1. ਵੀਣਾ, ਇਕ ਤੰਤੀ ਸਾਜ਼ 
“ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ 
ਅਪਾਰਾ। ” -- ਆਸਾ ੧, ੮, ੪ : ੧ (351) 
ਹੋਰ ਰੂਪ -- ਬੀਣਾਂ -- 
“ਬਾਜੰਤ ਨਾਨਕ ਸਬਦ ਬੀਣਾਂ। 
-- ਸਸ ੫, ੧੩ : ੬ (1355 
2. ਬਣਿਆ ਹੋਇਆ 


“ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ 


ਬੀਣਾ।” <- 'ਸੱਵ ੩. ੭ : ੨ (1393) 


3. ਦ੍ਰਿਸ਼ਟਾ, ਦੇਖਣ ਵਾਲਾ 


ਬੀਣਾ।” -- ਸਵ ੫, ਕਲ ੩ : ੪ (1407) 
ਬੀਤ -- ।. ਲੰਘ, ਗੁਜਰ 
“ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ। ” 


- ਸੋਰ ੯, ੧, ੨ : ੨ (631) 


2. ਵਿਤ, ਹਾਲਾਤ 
“ਹਰਿ ਚੰਦਉਰੀ ਬਨ ਹਰਪਾਤ ਰੇ ਇਹੈ ਤੁਹਾਰੋ 
ਬੀਡ। ” - -- ਧਨਾ ੫, ੯, ੧" : ੨ (673) 
ਬੀਤਤ -- ਲੰਘ ਰਹੀ ਹੈ 


ਕਰਤ ਅਘਨਾਂ।” -- ਸਸ ੫, ੪” : ੪ (1387) 
ਬੀਤਿ -- ਲੰਘ/ਗੁਜਰ ਗਈ 


ਮਿਰਤੁ ਮਰਿਓ ਹੈ।” 

< 'ਸਮੂੰ ੫, ੯” : 
ਪਉਸਰੂ 'ਬੀਲਿਜ ਜਾਤ ਹੈ ਗੰਜ ਮਨਾ 
` ਮੇਰੋ।” -- ਤਿਥੰ ੯, ੩, ੧" : ੨ (727) 
ਬੀਤੀ -- 1. ਵਾਪਰਦੀ, ਢਹਿੰਦੀ 
ਸਤਿ ਗਤੀ 


- ਆਸਾਂ ੧, ਅਸ ੪, 2 : ਤੇ (413) 


੪ (1388) 





2. ਲੰਘ ਗਈ, ਮੁਕ ਗਈ 
“ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਪਰਣ 
ਗਤਿ ਬੀਤੀ।” 
- ਮਾਰੂ ੧, ੧੧, ੧ : ੨ (992) 
“ਸਾਤ ਘੜੀ ਜਬ ਬੀਤੀ ਸੁਣੀ।” (ਲੰਘੀ) 
- ਭੈਰ ਲਾਮ, ੧0, ੧੪ : ੧ (1166) 
ਬੀਤੀਅਨ -- ਲੰਘ ਗਏ, ਬੀਤ ਗਏ 
“ਅਨਿਕ ਜਨਮ ਬੀਤੀਅਨ ਭਰਮਾਈ। ” 
- ਸੂਹੀ ੫, ੪0, ੩ : ੧ (745) 
ਬੀਤੁ -- ਵਿਤ, ਹੈਸੀਅਤ, ਕਦਰ 
“ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ 
ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ।” 
<< ਧਨਾਂ ੫, ੨੯, ੨ : ੧ (678) 
ਬੀਤੇ -- ਲੰਘੇ ਹੋਏ 
“ਰਾਗ ਸੁਣਾਇ ਕਹਾਵਹਿ ਬੀਝੇ।” (ਭਾਵ ਪਹੁੰਚੇ 
ਹੋਏ) -- ਆਸਾ-੧, ਅਸ ੭, ੧: ੨ (414) 
ਨਹ ਗਤੇ।” (ਲੰਘੇ, ਬਤੀਤ ਹੋਏ) 
-- ਆਸਾ ੫, ਛੰਤ ੧੪, ੧ : ੪ (462) 
ਬੀਥਰੇ -- ਖਿਲਰੇ ਰ੍ 
-- ਸਲੋ ਕਬ, ੧੧੪ : ੧ (1370) 
ਬੀਥੀ -- ਗਲੀ, ਸੜਕ 
“ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ 
ਦੂਰਿ ਰਹਿਆ।” 
--.ਆਸਾ ੫, ੧੧, ੧” : 
ਬੀਧਾ - ਵਿੱਧਾ, ਵਿੰਨ੍ਹਿਆ 
ਰਸਿ ਨਾਮਿ ਝੋਲੇ ਰਾਮ।” 
`- ਬਿਹਾ ੪, ਛੰਤ ੧, ੧ : ੨ (538) 
“ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ।” 
(ਭਾਵ ਰਲਿਆ ਮਿਲਿਆ) 
- ਬਿਲਾ ੫, ੫੮, ੩ : ੨ (6150 
ਹੋਰ ਰੂਪ -- ਬੀਧਿ -- _ ਰ 
“ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ 
ਤਿਸੁ ਸੰਗਿ ਬੀਧਿ।” (ਵਿੰਨਿਆ ਗਿਆ ਹੈ) 


- ਮਾਰੂ ੫, ੨੬, ੨ : ੨ (1006) 


੨ (393) 


ਬੀਨ 





ਬੀਧੇ -- 
"ਚਰਨ ਕਮਲ ਪ੍ਰੇਮ ਭਗਤੀ ਬੀਧੇ।” (ਵਿੰਨ੍ਹੋ 
ਹੋਏ) (196) 


- ਗਉ ੫, ੧੬੩, ੧" : ੨ 


-- ਨਟ ੫, ੬,-੧ ? ੧ (979) 
ਬੀਨ -- ਬਿਨਾ, ਬਿਗੈਰ 
_'ਸਭਿ ਦੂਖ ਸਖਾਈ ਗੁਣਹ ਬੀਨ। ” 
- ਬਸੰ ੧. ਅਸ ੨, ੩ : ੪ (1188) 
ਬੀਨਾ -- ।. ਦੇਖਣ ਵਾਲਾ, ਦ੍ਰਿਸ਼ਟਾ (ਫ. ਬੀਨਾ) 
“ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ 
ਲਹਾ। ? -- ਸਿਰੀ ੧, ੩੧, ੧ : ੧ (25) 
“ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ। ” 
-- ਰਾਮ ੧, ਸਿਗੋ ੫੮ : ੬ (944) 
ਹੋਰ ਰੂਪ -- ਬੀਨਾਂ -- 
ਤੂੰ ਦਨਾਂ ਤੂੰ ਬਲਾਂ ਮੈ ਬੀਚਾਰੁ ਕਿਆ ਕਰੀ।” 
(ਢ੍ਿਸ਼ਟਾ) 
- ਤਿਲੰ ਨਾਮ, ੨, ੩ : ੧ (727) 
2. ਵੇਖਿਆ 
“ਤ੍ਰਿਸਨਾ ਰਾਚਿ ਤਤੁ ਨਹੀ ਬੀਨਾ। ” 
ਰ -- ਗਉ ੧, ਅਸ ੧੧, ੩ : ੩ (225) 
3. ਸਿਆਣਾ, ਸਮਝਵਾਲਾ 
“ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ 
ਮੰਦਾ।” -- ਆਸਾ ੧, ੩੬, ੪ : ੧ (359) 
“ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ 


ਲਾਵਾ। ਨ 'ਕਨ੧. ੧0੩ ! ੨17) 
4. ਵੀਣਾ ਰ੍ 
“ਨਿਤ ਬਾਜੇ ਅਨਹਤ ਬੀਨਾ।” 


- ਸੋਰ ੫, ੫੫, ੧” 
ਬੀਨਾਈਐ -- ।. ਸਿਆਣੇ (ਹਰੀ) (ਅ. ਬੀਨਾ) 
'ਲਈਅਨਿ ਖਰੇ ਪਰਖਿ ਦਰਿ ਬੀਨਾਈਐ। ” 

_- ਮਾਝ ੧, ਵਾਰ ੧੭ : ੭ (146) 
2. ਬੀਨਾਈ ਨਜ਼ਰ (ਅ. ਬੀਨਾਈ) 
_ “ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ।” 
-- ਸੂਹੀ ੧; ਅਸ ੪, ੩ : ੨ (752) 
ਬੀਨਿਆ -- ਦੇਖਣ ਵਾਲਾ ਭਾਵ ਚਤੁਰ ਸਿਆਣਾ 


1746 








ਨ ਆ (6੬2) " 


ਬੀਰ 
“ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ।” 
- ਬਿਹਾ ੪, ਵਾਰ ੧੯ : ੧ (556) 
ਬੀਨੁ -- ਬਿਨਾ, ਵਿਹੂਣੇ __ 
“ਦਰਿ ਭੁਸਟ ਸਰਾਪੀ ਨਾਮ ਬੀਨੁ।”” 
- ਬਸੰ ੧, ਅਸ ੨, ੩ : ੨ (1188) 
ਬੀਨੈ -- ਦੇਖਦਾ 
“ਪਾਖੰਡਿ ਰਾਚਿ ਤਤੁ ਨਹੀ ਬੀਨੈ।” 
- ਬਿਲਾ ੧, ਥਿਤੀ ੧੩ : ੪ (840) 
ਬੀਬੀ - ।. ਪਤਨੀ 
- ਆਸਾ ੧, ਵਾਰ ੧0ਸ, ੧, ੧ : ੫ (468) 
ਫਾ. (ਬੀਬੀ = ਕੁਲੀਨ ਨਾਰੀ) ਇਸਤ੍ਰੀਆਂ ਲਈ 





` ਆਸਾ ਕਬ, ੧੩, ੨ : ੨ (478) 
ਬੀਭਾ -- ਦੂਜਾ, ਦੂਸਰਾ __ 
“ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ।” 
== ਸੱਲੋਂ ੩, 2 : ੩ (1413) 
ਬੀਰ -- ।. ਹੇ ਵੀਰ, ਹੇ ਭਰਾ! ਹੇ ਭਾਈ! 
“ਰਾਮ ਰਸਾਇਣੁ ਪੀਵਤ ਬੀਰ।” __ 
-- ਗਉਂ ੫, ੧੬੧, ੧” 
ਹੋਰ ਰੂਪ -- ਬੀਰਾ -- 
“ਜਬ ਲੇਖਾ ਦੇਵਹਿ ਬੀਰਾ ਤਉ ਪੜਿਆ।” 
(ਹੇ ਵੀਰ) 
- ਆਸਾ ੧, ਪਟੀ ੧" 


: ੧ (196) 


! ਦ (432) 
2. ਬਹਾਦਰ ਰ੍ 
ਗਹਿ ਲੇਹੁ ਅੰਗੁਰੀਆਂ।” (ਪ੍ਰਮਾਤਮਾ ਨੂੰ ਭੁਜ 
ਬਲ ਬੀਰ ਕਿਹਾ ਹੈ) 


-- ਗਉ ੫,੧੧੫", ੧" :੧ (203) 
“ਜਿਨ ਜਾਨਿਆ ਸੇਦੀ ਤਰੇ ਸੇ ਸੂਰੇ ਸੇ ਬੀਰ।” 
-- ਰਾਮ ੫, ਰੁਤੀ ੮, ੨ਸ : ੧ (929) 

ਹੋਰ ਰੂਪ -- ਬੀਰਾ -- 


“ਬੀਰਾ ਅਪਨ ਬੁਰਾ ਮਿਟਾਵੈ।” (ਬਹਾਦਰ) 
- ਗਉ ੫, ਬਾਅ ੩੯ : ੩ (258) 

3. ਭਰਾ, ਵੀਰ 
“ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ 


ਬੀਰੇ 


1747 


ਬੁਝਹਿ 








ਭਾਈ ਸੋ ਮੇਰਾ ਬੀਰ। ” 
(ਮਹਾਨ ਕੋਸ਼ ਅਰਥ ਮਿਤਰ ਕਰਦਾ ਹੈ) 
-- ਗੋਂਡ ੪, ੬, ੨ : ੧ (862) 
ਹੋਰ ਰੂਪ -- ਬੀਰਾ -- ਰ੍ 
“ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧ 


ਪੁ ਬੀਰਾ।” (ਭਰਾ) 
-- ਗਉ ੩. ੩੭. ੪ : ੩ (63) 
ਬੀਰੇ -- ਪਾਨ ਦੇ ਬੀੜੇ 


-- ਕੇਦਾ ਕਬ, ੫, ੧: ੧(।124) 


ਬੀੜੀਆ -- ਪਾਨ ਦੇ ਬੀੜੇ 


“ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ 


ਲਾਈਆ। ” 
- ਤਿਲੰ ੪, ਅਸ ੨, ੧੩ : ੧ (726) 
ਬੁਹੀਆ -- ਸੁਗੰਧਤ ਹੋਇਆ ਰ 
“ਮਿਲਿ ਸਤਸੰਗਤਿ ਪਰਮਪਦੁ ਪਾਇਆ ਮੈ ਹਿਰਡ 
ਪਲਾਸ ਸੰਗਿ ਹਰਿ ਬੁਹੀਆ। ” 
-- ਬਿਲਾ ੪, ਅਸ ੨, ੧ : ੨ (834) 
ਬੁਕਿ - ਗਜ ਕੇ 
-- ਮਾਝ ੧, ਵਾਰ ੧੯ਸ, ੧, ੨ : ੯ (1266) 
ਬੁਕੁ -- ਦੂਹਾ ਹੱਥਾਂ ਨੂੰ ਇਕੱਠਾ ਕਰਨ ਨਾਲ ਬਣਿਆ 
ਟੋਇਆ ਜਿਸ ਵਿਚ ਭਰ ਕੇ ਕੋਈ ਵਸਤ 
ਲਈ ਦਿਤੀ ਜਾਂਦੀ ਹੈ 
“ਫਰੀਦਾ ਜੇ ਜਾਣਾ ਤਿਲ ਥੋੜੜੇ ਸਮਲਿ ਬੁਕੁ ਭਰੀ ।” 


- ਸਲੋ ਫਰ, ੪ : ੧ (1378) ' 


`ਬੂਗੋ -- (ਫਾ. ਬਿਗੋ) ਆਖ, ਕਹੁ, ਕਥਨ ਕਰ 
ਬਰ ਨਨਗ ਰਜ ਸਿ ਪੋਲ ਦਰਦੈਸ ਬਰ 
-- ਤਿਲੰ ੫, ੧, ੪ : ੨ (723) 
ਹੋਰ ਰੁਪ -- ਬੁਗੋਇ -- 
“ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ।” 
(ਆਖ, ਕਹੋ) 
- ਸਿਰੀ ੧, ਅਸ ੧੭, ੮ : ੨ (64) 
ਬੁਗੋਈ -- 
“ਦ੍ਰਾਰਿਕਾ ਨਗਰੀ ਰਾਸਿ ਬੁਗੋਈ। ' (ਆਖੀਂ, 
ਦਸੀ) _-- ਤਿਲੰ ਨਾਮ, ੩, ੧ : ੨ (727) 
ਬੁਗੋਯਦ -- __ ਇਤ 





“ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ 
ਖਾਂਕ।”” _-- ਤਿਲੰ ੧, ੧, ੪ : ੨ (72!) 
ਬੁਜੇ - ਕਿਸੇ ਮੋਰੀ ਆਦਿ ਨੂੰ ਬੰਦ ਕਰਨ ਲਈ 
ਵਰਤੇ ਜਾਣ ਵਾਲਾ ਕਪੜਾ ਲਕੜ ਦਾ 
ਗੁਲਾ, ਡਾਟ ਜਾਂ ਕਾਕ 
“ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ। ” 
-- ਸਲੋ ਫਰ, ੮੮ : ੨ (1382) 
ਬੁਝਈ -- ।. ਬੁੱਝ ਗਈ _ 
“ਹਉਮੈ ਤ੍ਰਿਸਨਾ ਸਭ ਅਗਨਿ ਬੁਝਈ।” 
-- ਗਉ ੩, ਅਸ ੮, ੭ : ੨ (233) 
“ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ।” 
-- ਵਡ ੪, ਵਾਰ ੬ਸ, ੩, ੨ : ੧ (566) 
2. ਸਮਝਦਾ, ਜਾਣਦਾ ਰ 
“ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ 
ਪਛੁਤਾਇ। ” 
. - ਗੂਜ ੩, ੮, ੩ : ੨ (491) 
3. ਤ੍ਰਿਪਤ ਹੋਣਾ _ 
“ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ।” 
- ਸੋਰ ੪, ਵਾਰ ੧੭ਸ, ੩, ੨ : ੩ (649) 
ਬੁਝਈਆ -- ਬੁਝਾਈ ਹੈ 
“ਗੁਰਮਤਿ ਨਾਮੁ ਅੰਮ੍ਰਿਤ ਜਲੂ ਪਾਇਆ ਅਗਨਿ 
ਬਝੀ ਗੁਰ ਸਬਦਿ ਬੁਝਈਆ।” _` 
-- ਬਿਲਾ ੪, ਅਸ ੬, ੪ : ੩ (834) 
ਬੁਝਸੀ -- ਸਮਝੇਗਾ, ਜਾਣੇਗਾ 
“ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ 
ਗੁਰਮੁਖਿ ਘਾਲਿ। ” 
ਰ੍ - ਸੋਰ ੪, ਵਾਰ ਦਸ, ੩, ੧ : ੬ (645) 
ਬੁਝਹਿ -- ।. ਜਾਣ ਕੇ, ਸਮਝ ਕੇ ਰ੍ 
ਭਾਰੂ । '' -- ਸਿਰੀ ੧, ੧੭, ੨ : ੧ (20) 
“ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ। 
(ਜਾਣ ਦੇ, ਸਮਝਦੇ) 
-- ਗਉਂ ੫. ਬਾਅ ੯ : ੬ (252) 
2. ਬੁਝ ਜਾਣ,ਮਿਟ ਜਾਣ ਭਾਵ ਭੂਲ ਜਾਣ _ 
“ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ 
ਮੇਰੇ ਦੀਨ ਦਇਆਲ।” 


- ਪਨਾ ੫. ਕੀ ੧. 2੧682; 


ਬੁਝਹੀ 


1748 





ਬੁਝਨਹਾਰ -- 


ਬੁਝਹੀ -- ਸਮਝਦਾ 


“ਸੁਣਿ ਸਾਸਤ ਤੂੰ ਨ ਬੁਝਰੀ ਤਾ ਫਿਰਹਿ  ਬਾਰੋ 
ਬਾਰ। ` - ਗੂਜ ੩, ੯, ੪ : ੧ (492) 


ਬੁਝਹੀਅਉ -- ਸਮਝਾਓ, ਦਸੋ 


“ਬਰਨੁ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ 
ਬੁਝਹੀਅਉ।” -- ਜੈਤ ੫, ੨, ੧ : ੨ (700) 


ਬੁਝਹੁ -- ਸਮਝੋ, ਜਾਣੋ 


“ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ 
ਵੀਚਾਰੁ।” 


- ਸੈਰ ੪, ਵਾਰ ੧੯ਸ, ੩, ੧: ੩ (649) 


ਬੁਝਣਾ -- ਗਿਆਨ ਹੋਣਾ, ਬੋਧ ਹੋਣਾ, ਸਮਝਣਾ 


“ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ 
ਕਾਰ।” (ਭਾਵ ਗਿਆਨ ਅਗਿਆਨ) 


-- ਆਸਾ ੩, ਅਸ ੩੨, ੩ : ੧ (427) 


ਬੁਝਣੁ -- ਸਮਝਣਾ/ਜਾਣਣਾ, ਸਮਝ ਆਉਂਦੀ, ਹੈ, 


ਬੋਧ ਹੁੰਦਾ ਹੈ 


-- ਆਸਾ ੧, ਵਾਰ ੩ਸ, ੧, ੧ : ੧੬ (464) 
“ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗੂਸ ਸੰਸਾਰ।” 


-- ਸਾਰ ੫, ੧੨੯, ੧” : ੨ (1229) 


ਬੁਝੰਤਿ -- ਜਾਣਦਾ ਹੈ, ਬੁੱਝਦਾ ਹੈ 


ਬਡਭਾਗੀਆ। ” 


-- ਸਸ ੫, ੫2 :੬ (1359) 


ਬੁਝੰਤੀਆ -- ਤ੍ਰਿਪਤ ਹੋ ਗਈ, ਮਿਟ ਗਈ 


“ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ 
ਬੁਝੰਤੀਆ। ” ਰ੍ 
ਇਨ ਨਵ 


ਬੁਝੰਤੇ -- ਬੁਝਣਾ, ਜਾਣਨਾ 
“ਆਰੂੜਤੇਂ ਅਸੂ ਰਥ ਨਾਗਹ ਬੁਝੰਤੇ ਪ੍ਰਭ 


ਮਾਰਗਹ। ” -- ਸਸ ੫, ੨੯ : ੩ (1356) 
ਸਮਝਣ ਵਾਲਾ, ਜਾਣਨ ਵਾਲਾ, 


ਭਾਵ ਗਿਆਨ ਵਾਲਾ 


'ਬੁਝਨਹਾਂਰ ਕਉ ਸਤਿ ਸਭ ਹੋਇ ।” 

__ ਗਉ ੫. ਸੁਖ ੧੭, ੧ : ੯ (285) 
ਬੁਝਨਿ -- ਸਮਝਦੇ 
“ਚੀਜ ਕਰਨਿ ਮਨਿ ਭਾਵ ਦੇ ਹਰਿ ਬੁਝਨਿ ਨਾਹੀ 








ਪ੍ਰਗਾਸ।” (ਸਮਝਦੇ) 
-- ਸਲੋ ੩, ੨੧ : ੨ (1415) 
ਬੁਝਨ੍੍‌ -- 
“ਇਕਿ ਮੂਲੁ ਨ ਬੁਝਲ੍ਿ ਆਪਣਾ ਅਣ ਹੋਂਦਾ ਰ੍ 
ਆਪੁ ਗਣਾਇਦੇ।” 


- ਆਸਾ ੧, ਵਾਰ ੯ : ੩ (466) 


ਬੁਝਾ -- ਸਮਝਾਂ, ਜਾਣਾਂ 


"ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ।” 
-- ਮਾਝ-੧, ਵਾਂਰ ੬ਸ, ੧, ੨ : ੩-(140) 


ਬੁਝਾਇ -- 1. ਸਮਝਾਉਂਦਾ ਹੈ 


“ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ 
ਬੁਝਾਇ। ” _ -- ਸਿਰੀ ੩, ੩੪, ੧ : ੨ (26) 
ਹਿਲ ਰਖੀ ਬੁਝਾਇਓ -- 
ਮੋ ਕਉ ਸਤਿਗੁਰ ਸਬਦਿ ਬੁਝਾਇਓ।” 
ਆ 
`ਗਉਂ੫, ੧੩੨, ੧" : 
ਬੁਝਾਇਓਨ -- 
“ਇਕਨਾ ਸਚੁ ਬੁਝਾਇਓਨ ਤਿਨਾ ਅਤੁਟ 
ਭੰਡਾਰ ਦੇਵਾਇਆ।” (ਸਮਝਾਇਆ) 
-- ਸਿਰੀ ੪, ਵਾਰ ੫ : ੪ (85) 


੨ (206) . 


ਬੁਝਾਇਆ -- 
''ਦੀਖਿਆ ਆਖਿ ਬੁਝਾਇਆ ਸਿਫਤੀ ਸਚਿ __ 
ਸਮੇਉ।”” (ਸਮਝਾਇਆ) 


- ਮਾਝ ੧, ਵਾਰ ੨੭ਸ, ੨, ੧: ੧(150) ਰ੍ 


ਬੁਝਾਇਸੀ -- ਰ 
। ਬੂਝੈ ਜਿਸੁ ਆਪਿ ਬੁਝਾਇਸੀ ਜਿਸੁ 
ਸਤਿਗੁਰੁ ਪੁਰਖੁ ਪ੍ਰਭੂ ਸਉਲਾ। ” 
ਬੁਝਾਇਹਿ -- 
“ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ 
` ਜੰਤ ਵਿਚਾਰੀ।”? _ 
- ਸੂਹੀ ੩, ਵਾਰ ੮ : ੫ (786) 
2. ਬੁਲਾਵੇ, ਖਤਮ ਕਰੇ, ਤ੍ਰਿਪਤ ਕਰੇ ਰ 
ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ 
__ਬੁਝਾਇ।” 
-` ਵਡ ੪, ਵਾਰ ੬ਸ, ੩, ੨ : ੪ (586) 





ਬੁਝਾਇ।” (ਗੁਲ ਕਰ ਗਿਆ) 
-- ਸਲੋ ਫਰ, ੪੮ : ੨ (1380) 
ਹੋਰ ਰੂਪ -- ਬੁਝਾਇਆ -- 
“ਰਾਮ ਉਦਕਿ ਤਨੁ ਜਲਤ ਬੁਝਾਇਆ। ” 
(ਸ਼ਾਤ ਕੀਤਾ) 
-- ਗਉ ਕਬ, ੧, ੧" : ੨ (323) 
“ਪਾਣੀ ਮਰੈ ਨ ਬੁਝਾਇਆ ਜਾਇ। ” 
“ਐਸਾ ਦੀਵਾ ਨੀਰਿ ਤਰਾਇ।” (ਗੁਲ ਹੋਵੇ, 
ਬੁੱਝ ਸਕੇ)-- ਰਾਮ ੧, ੭, ੩ : ੪;੫ (878) 
ਬੁਝਾਇਹਿ -- 


“ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮ 


ਧਿਆਏ।” (ਬੁਝਾ ਦਿੰਦਾ ਮਿਟਾ ਦਿੰਦਾ) 
` -- ਰਾਮ ੫, ਵਾਰ ੨੧ : ੨ (966) 
_ਬੁਝਇਹੁ - 


“ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ | 


ਦੇਹੁ ਆਧਾਰੁ।(ਸਮਝਾਓ ਇਥੇ ਭਾਵ 
ਆਸਰਾ/ਟੇਕ ਦਿਓ) 
-- ਰਾਮ ੫, ਵਾਰ ੧0ਸ, ੫, ੧ : ੧ (962) 
ਬੁਝਾਇਦਾਂ ੯ _. 
ਕਿਸੈ ਬੁਝਾਇਦਾ। ” 


- ਮਾਰੂ ੧, ਸੋਲਾ ੧੬, ੫ : ੩ (1036). 


ਬੁਝਾਈ -- 1. ਸੁਮਝਾਓ ਦਿਓ 
“ਗੁਰਾ ਇਕ ਦੇਹਿ ਬੁਝਾਈ। ” 
`__- ਜਪੁ ੧, ੫ -੧0 (2) 
“ਤੇਰੇ ਗੁਣ ਗਾਵਾ ਦੇਹਿ ਬੁਝਾਈ।” (ਸਮਝਾ ਦੇਓ, 
ਐਸੀ ਮਤ ਦਿਓ) 
-- ਬਿਲਾ ੧, ੧, ੧" : ੧ (995) 
2. ਸਮਝਾਵਾ 
“ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ 
ਹੋਵਾਂ।” 
-- ਮਾਝ ੧, ਵਾਰ ੬ਸ, ੨, ੨ : ੩ (140) 
“ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ 
ਕੈ ਖਾਇ।” 
-- ਸਲੋ ਕਬ, ੨੩੮ : ੨ (1377) 
3. ਮਿਟਾ ਦਿੱਤੀ, ਸ਼ਾਂਤ ਕਰ ਦਿਤੀ 
“ਸਿਮਰਿ ਸਿਮਰਿ ਸਭ ਤਪਤਿ ਬੁਝਾਈ। ” 


1749 ਰ੍ ਛੁ 











-- ਗਉਂ ੫, ੧੨੬, ੧" : ੨ (191) 
ਬਝਈਐ -- ।. ਸ਼ਾਂਤ ਕਰੀਏ, ਤ੍ਰਿਪਤ ਕਰੀਏ, 
ਖਤਮ ਕਰੀਏ 


-- ਮਾਝ ੧, ਵਾਰ ੧੯ : ੮ (147) 
2. ਸਮਝਾਈ, ਦਸੀ 
“ਨਾਨਕ_ਸਹਜਿ ਮਿਲੇ ਜਗ ਜੀਵਨ ਸਤਿਗੁਰ 
ਬੂਝ ਬੁਝਾਈਐ। ” 


-- ਆਸਾ ੧, ਛੰਤ ੨, ੨ : ੬ (436) 


ਬੁਝਾਏ -- ।. ਸਮਝਾਏ, ਦਸੇ, ਬੋਧ ਕਰਾਏ, ਸੋਝੀ 


-- ਮਾਝ ੧, ਵਾਰ ੨੭ਸ, ੧, ੨ : ੧ (150) 
“ਜਿਸਹਿ ਬੁਝਾਏ ਤਿਸੁ ਨਾਮੁ ਲੈਨਾ।” (ਸੋਝੀ ਦੇਵੇ) 
- ਸੂਹੀ ੫, ੮, 8% : ੨(738) 
2. ਸ਼ਾਂਤ ਕਰੇ, ਤ੍ਰਿਪਤ ਕਰੇ, ਮੁਕਾਏ 
“ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ।” 
- ਗਉ ੩, ੨੨, ੨ : ੧(156) 
3. ਦੁਰ ਰੇ, ਮਿਟਾਏ 
“ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ 
ਬੁਝਾਏ।” 
. -" ਵਡ ੫, ਛੰਤ ੧. ੩ : ੫ (577) 
ਬੁਝਾਹਾ - ਸ਼ਾਂਤ ਕਰੇ, ਮਿਟਾਏ ਤ੍ਰਿਪਤ ਕਰੇ 
_ਬੁਝਾਹਾ ਹੇ। ” 

- ਮਾਰੂ ੩, ਸੋਲਾ ੧੩, ੫ : ੩ (1056) 
ਬੁਝਾਹੀ -- ਸਮਝਾਇਆ ਹੈ, ਬੋਧ ਕਰਵਾਇਆ ਹੈ 
ਰ “ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ।” 

-_- ਗਉ ੪, ਵਾਰ ੪ : ੨ (301) 
_ਬੁਝਾਨੀ - ।. ਮਿਟਾਈ, ਤ੍ਰਿਪਤ ਕੀਤੀ _ 
“ਰਾਮ ਉਦਕਿ ਮੇਰੀ ਤਿਖਾ ਬੁਝੇਨੀ!” 
- ਗਉਂ ਕਬ, ੧, ੪ : ੨.(323) 
2. ਸ਼ਾਂਤ ਕਰਨੀ, ਗੁਲ ਕਰਨੀ 
“ਦਿਨੀ ਅਰੁ ਸੂਰੁ ਅਗਨਿ ਬੁਝਾਨੀ ਸਿਵ ਚਰਿਓ 
ਚੰਦੁ ਚੰਦਾਕੀ।” 
-- ਧਨਾ ੪,੬,੩੪ ੨, (668) 


_ਬਝਾਰਤ =- ਪਹੇਲੀ, ਸਮਝੌਤੀ 


ਬੁਝਾਰੀ 


“ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ।” [ “ਅਨਿ 
-- ਗਉਂ ੫, ੧੬੯”, ੩ : ੧ (218) 
_ਰੋਰ ਰੂਪ -- ਬੁਝਾਰਤਿ -- 
“ਕਹਾ ਬੁਝਾਰਤਿ ਬੁਝੈ ਡੋਰਾ।” । ਇਸਾਰੇ 
ਮਾਤਰ ਕੀਤੀ ਗਲ) 
-` ਗਉ ੫, ਸੁਖ ੪, ੬ : ੩ (267) 
_ਬੁਝਾਰੀ -- ਬੁਝਾਈ, ਤ੍ਰਿਪਤ ਕੀਤੀ 
“ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ 
ਬੁਝਾਰੀ। ” -- ਆਸਾ ੫, ੧੨੨, ੨ : ੨ (401) 
ਬੁਝਾਵਉ -- ਖਤਮ ਕਰੋ, ਮੇਟੋ 
“ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ 
ਬੁਝਾਵਉ।  -- ਬਿਲਾ ੫, ੫੧, ੨ : ੨ (813) 
ਬੁਝਾਵਹਿ -- ਸਮਝਾ ਦਿੰਦਾ ਹੈ ਰ 
"ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ 
ਮਨਮੁਖਿ ਕਰਹਿ ਸਿਰੋਵੈ।” 
- ਸੂਹੀ ੪, ੧੫, ੩ : 2 (736) 
ਹੋਰ ਰੂਪ -- ਬੁਝਾਵਹੁ -- 
“ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਰੁ 
ਭਾਈ।” (ਸਮਝਾਉਂਦੇ ਹੈ) 
` - ਮਾਰੂ ਕਬ, ੧, ੩ : ੧ (1103) 





ਬੁਝਾਵਹੇ -_ 
“ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ 
ਬੁਝਾਵਹੇ। ” (ਸਮਝਾ ਦੇਵੇ) 
-- ਵਡ ੧, ਛੰਤ ੨, ੬ : ੪ (567) 
ਬੁਝਾਵਣਿਆ -- ।. ਸਮਝਾਂਦਾ ਹੈ, ਲਖਾਉਂਦਾ ਹੈ, 
ਬੋਧ ਕਰਾਉਂਦਾ ਹੈ 


ਬੁਝਾਵਣਿਆ। ” 
- ਮਾਝ ੩, ਅਸ ੪, ੭ : ੩ (1।) 
“ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ 
ਤ੍ਰਿਸਨਾ ਬੁਝਾਵਣਿਆ। ” ਰ੍ 

- ਮਾਝ ੩, ਅਸ ੧੭, ੧ : ੩ (19) 
ਬੁਝਾਵਤ -- ਲਖਾਉਂਦਾ, ਅਨੁਭਵ ਕਰਾਉਂਦਾ _ 
“ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ।” 
` ਗਉਂ ੫, ਸੁਖ ੫, ੮ : ੪ (269) 

ਬੁਝਾਵੈ -- ।. ਤ੍ਰਿਪਤ ਕਰੇ, ਸ਼ਾਂਤ ਕਰੇ ਮੁਕਾਵੇ 


1750 











ਬੁਝੀਆ 


“ਅਨਿਕ ਮਾਇਆ ਰੰਗ ਤਿਖ ਨ ਬੁਝਾਵੈ।” 

- ਗਵੁ ੫, ਸੁਖ ੨; ੨ : ੫ (264) 
ਗੁਰ ਹਿਵ ਸੀਤਲੁ ਅਜਨਿ ਬੁਝਾਵੈ। (ਗੁਲ ਕਰੇ, 
ਖਤਮ ਕਰੇ) 

- ਆਸਾ ੧, ਅਸ ੧, ੪ : ੧(411) 
2. ਸਮਝਾਵੇ , ਲਖਾਵੇ, ਦਸੇ, ਬੋਧ ਕਰਾਵੇ 
"ਆਪਿ ਨ ਬੂਝੈ ਲੋਕ ਬੁਝਾਵੈ। ” 

- ਬਿਲਾ ੩, ਅਸ ੧, ੩ : ੧! (832) 
ਬੁਝਿ -- ।. ਸਮਝ ਕੇ, ਲਖ ਕੇ, ਜਾਣ ਕੇ 
"ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ 
ਵਸਾਵਣਿਆ।” ਰ 
-- ਮਾਝ ੩, ਅਸ ੩0, ੧“ : ੧ (127) 
"ਹੁਕਮੇ ਬੁਝਿ ਨਿਹਾਲ ਖਸਮਿ ਫੁਰਮਾਇਆ। ” 
(ਭਾਵ ਮੰਨਕੇ) 
- ਗੂਜ ੫, ਵਾਰ ੨0ਸ, ੫, ੨ : ੪ (523) 
ਹੋਰ ਰੂਪ -- ਬੁਝਿਆ -- 
`ਗੁਰ ਪਰਸਾਦੀ ਜਿਨਿ ਬੁਝਿਆ ਤਿਨਿ 
ਪਾਇਆ ਮੌਖ ਦੁਆਰ।” (ਲਖਿਆ, 
ਜਾਣਿਆ) 
- ਸਿਰੀ ੪, ਵਾਰ ੧੮ਸ, ੩, ੨ : ੪ (90) 
' ਸੂਭਿਈ = 
“ਪੜਿਐ ਨਾਹੀ ਭੇਦੁ ਬੁਝਿਐ ਪਾਵਣਾ।” 
(ਲਖਣ ਨਾਲ, ਸਮਝਨ ਨਾਲ) 

- ਮਾਂਝ ੧, ਵਾਰ ੨੧ : ੩ (148 
2. ਤ੍ਰਿਪਤ ਹੋ ਗਈ, ਸ਼ਾਂਤ ਹੋ (ਗਈ), ਮਿਟ (ਗਈ) 

`ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ।” 

- ਆਸਾਂ ੫, ੯੨, ੧ : ੩ (393) 
ਹੋਰ ਰੂਪ -- ਬੁਝਿਆ -- 

- “ਮਾਇਆ ਤਪਤਿ ਬੁਝਿਆ ਅੰਗਿਆਰੁ। ” 
(ਗੁਲ ਹੋਇਆ, ਸ਼ਾਂਤ ਹੋਇਆ) 


- ਗਉਂ ਕਬ, ੪0, ੩ : ੧ (331) 





ਬੁਝੀ -- 
“ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ 
ਗਿਆਨੁ।” (ਤ੍ਰਿਪਤ/ਸ਼ਾਂਤ ਹੋਈ) 
ਸਿਰੀ ੧, ੧੮, ੧੯ : ੨ (20) 
ਬੁਝੀਆ -- ਲਖਿਆ, ਜਾਣਿਆ, ਸਮਝਿਆ 
“ਜਿ ਜਬ 


-- ਭੈਰ ੫.-੨, ੧ : ੨ (1136) 


ਬੁਝੂ 1751 ਬਤੈ 





-- ਸਿਰੀ ੩, ੩੬, ੫ : ੪ (27) 
ਬੁਝ -- ਲਖ, ਦਸ, ਸਮਝ 
“ਬੁਝੁ ਰੇ ਗਿਆਨੀ ਏਹੁ ਬੀਚਾਰੁ । ” 
-- ਗਉ ੧,੪,੧: ੪ (152) 
“ਕਿਉ ਰਹੀਐ ਉਠਿ ਚਲਣਾ ਬੁਝ ਸਬਦ 
ਬੀਚਾਰਾ।” (ਸਮਝ, ਲਖ) 


-- ਮਾਰੂ ੧, ਅਸ ੬, ੧” : ੧ (1012) 
ਹੋਰ ਰੂਪ -- ਬੁਝੇ -- 
“ਭਲਕੇ ਉਠਿ ਪਪੌਲੀਐ ਵਿਣੁ ਬੁਝੇ ਮੁਗਧ 
ਅਜਾਣਿ।? (ਮਮਝੇ) 


੨੩੪ 


“ਨਾਨਕ ਹੁਕਮੈ ਜੇ ਬੁੰਝੈ ਤ ਹਉਮੈ ਕਹੈ ਨ 

ਕੋਇ।” (ਸਮਝੇ) _-- ਜਪੁ ੧, ੨ : ੬ (1) 

“ਰੋਗੁ ਦਾਰੂ ਦੌਵੈ ਬੂਝੈ ਤਾ ਵੈਦੁ ਸੁਜਾਣ। ” 
(ਜਾਣਦਾ/ਸਮਝਦਾ ਹੋਵੇ) 

`-- ਮਾਝ ੧, ਵਾਰ ੨੨ਸ, ੨, ੨ : ੨ (146) 

ਬੁਝੈ -- 1. ਸਮਝੇ, ਸਮਝਦਾ ਹੈ ਵੇਖੋ 'ਬੁਝੁ” 

2. ਤ੍ਰਿਪਤ ਹੋਵੇ ਸ਼ਾਤ ਹੋਵੇ, ਮਿਟੇ 

-- ਗਉ ੫, ੧੧੩, ੨ : ੧ (16੧) 

“ਲੋਇਣ ਲੋਈ ਡਿਠ ਪਿਆਸ ਨ ਬੂਝੈ ਮੂਅਣੀ ।” 


-- ਮਾਰੂ ੫, ਵਾਰ ੧੬ਸ, ੫, ੩ :੧(1099). 


3. ਬੁੱਝ ਜਾਏ, ਸ਼ਾਂਤ ਹੋਏ ਭਾਵ ਠੰਢੀ ਹੋਵੇ 
"ਕੋਟਿ ਸ਼ਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ। 
` -<- ਕੈਦਾ ੪, ੧੫, ੧" : ੨ (1122) 
ਬੁਟੁ - ਬੋਟ 
“ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਣੁ।” 
-- ਗਉ ੪, ਵਾਰ ੨੯ : ੪ (315) 
ਬੁਡਈਆ -- ਤੁਬ ਗਏ ਰ 
ਨਾਵ ਭਾਰਿ ਬੁਡਈਆ। ” 


-- ਸ਼ਿਲਾ ੪, ਅਸ ੨, ੬ : > (੧34) 


ਬੁਡਭੁਜ -- ਡੁੱਡੀਆ ਬਾਹਾਂ ਵਾਲਾਂ ਸੂਰ (ਮਹਾਨਕੋਸ਼ 





`-- ਸਿਰੀ ੫, ੭੩, ੧ :੧ (43) | 














ਸ਼ਬਦਾਰਥੀ, `ਦਰਪਣ, ਸੰਖਿਆ); 
ਨਿਰਣੇ 
“ਬੁਡਭੁਜ ਰੂਪ ਜੀਵੇ ਜਗ ਮਝਿਆ। ” (ਤੁੱਡੇ ਵਾਂਗ 
ਭਾਵ ਕੋਹੜੀਆਂ ਵਾਂਗ) 
-- ਗਉ ਕਬ, ੨੫, ੨ : ੨ (328) 
ਬੁਡਾਹੀ -- ਡੁਬਦੇ ਹੋ ਤੋ 
“ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ 
ਕੀਚ ਬੁਡਾਹੀ ਜੀਉ।” 


- ਸੋਰ ੧, ੯, ੨ : ੨ (598). 
ਬੁਡਾਵੈ - ਫੁਬੇਗਾ 
“ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ।”” 
-- ਆਸਾ ੧. ਅਸ ੧੭, ੪ : ੨ (420) 
ਬੁਡਿ - ਤੁਬ 
“ਬਿਨੁ ਰਸ ਚਾਖੇ ਬੁਡਿ ਗਈ ਸਗਲੀ` ਸੁਖੀ ਨ 
ਹੋਵਤ ਜੀਉ।” -- ਬਿਲਾ ੫, ੫, ੧ : ੨ (803) . 
ਹੋਰ ਰੂਪ -- ਬੁਡੇ - 
ਕਮਾਵਤ ਬੁਡੇ ਐਸੇ।” (ਡੁਬਿਆ ਹੈ) 
-- ਬਿਲਾ ੫, ੧੨੫, ੧ : 2 (੧29) 
ਬੁਢਾ - ਸ਼ਿਰਧ, ਵੱਡੀ ਉਮਰ ਦਾ 
“ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ । 
-- ਸਲੋ ਫਰ, ੪੧ : ੧ (1380) 
ਹੋਰ ਰੁਪ -- ਬੁਢੇ -- 
“ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ 
ਸੁਰਤਿ ਗਿਆਨੁ । ” 
-- ਸਲੋ ੩, ੪੪ : ੧ (1418) 
ਬੁਤ -- (ਫਾ. ਬੁਤ) ਮੂਰਤੀ ਰ੍ 
ਨਾਈ।” -- ਸ਼ੋਰ ਕਬ, ੧, ੧ : ੨ (654) 
ਬੁਤਕਾਰੀਆ -- ਬੁਤੀਆ ਸਾਰਨ ਵਾਲਾ, ਬਿਨਾਂ 
ਮਜ਼ਦੂਰੀ ਦੇ ਨਿਕੇ ਮੋਟੇ ਕੰਮ 
ਕਰਨ ਵਾਲਾ 
“ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ 
ਸੁਨਿਆ।” _-- ਆਸਾ ਬੰਨਾ, ੨, ੩ : ੧ (48), 
ਬੁਤੈ -- ਬਹਾਨੇ ਰੇ 
“ਕਿਸ ਹੀ ਬੁੰਤੈ ਜਬਾਬੁ ਨ ਹੋਈ। ” 


-- ਮਾਰ ੫, ਸੋਲਾ ੧0, ੧੬ : ੨ (1082) 


=- ਮਾਝ ੫, ੨੮, ੧ : ੨ (102) 
ਬੁਧ -- ਮਹਾਤਮਾ ਬੁੱਧ; ਬੁੱਧੀਮਾਨ, ਗਿਆਨਵਾਨ 
"ਆਖਹਿ ਕੇਤੇ ਕੀਤੇ ਬੁਧ।” 

-- ਜਪੁ ੧, ੨੬ : ੧੬ (6) 
“ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ।” 
-- ਜਪੁ ੧, ੩੫ : ੭ (7) 
ਬੁਧਵਾਰਿ -- ਬੁਧ ਗ੍ਰਹਿ ਦੇ ਨਾਂ ਉਪਰ ਹਫਤੇ ਦਾ 
ਇਕ ਦਿਨ 
"ਬੁਧਵਾਰਿ ਬੁਧਿ ਕਰੈ ਪ੍ਰਗਾਸ।” 
- ਗਉਂ ਕਬ, ਵਾ, ੪ : ੧ (344) 
ਬੁਧਾ = ਬੁੱਧੀ, ਸਮਝ, ਅਕਲ 
-- ਸਸ੫, ੧੩ : ੨ (1355) 
ਬੁਧਿ -- ।. ਬੁੱਧੀ, ਅਕਲ, ਸਮਝ 
“ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ।” 
7= ਜਪ ੧, ੩੬? ੭ (8) 
2. ਬੁਧ ਦੀ, ਅਕਲ ਦੀ 
"ਬੁਧਿ ਗਰੀਬੀ ਖਰਚੁ ਲੇਹੁ ਹਉਮੈ ਬਿਖੁ ਜਾਰਹੁ। ” 
- ਆਸਾਂ ੫, ੧੧੪, ੨ : ੧ (399) 
ਬੁਧੀ -- ਅਕਲ, ਸਮਝ, ਸੁਝ 
“ਮਨਹਠ ਬੁਧੀਂ ਕੇਤੀਆ ਕੇਤੇ ਬੇਦ ਬੀਚਾਰ।” 
7“ ਸਿਰੀ ੧, ਅਸ ੧੪, ੫ : ੧ (62) 
ਹੋਰ ਰੂਪ -- ਬੁਧੱਤੀ -- 
“ਪੜੀਐ ਨਾਮੁ ਸਾਲਾਹ ਹੋਰਿ ਬੁਧ? 
ਮਿਥਿਆ।” 


<< ਮੱਲ ੧, ਵਾਰ ੨੪ : ੧ (1289) 


ਬੁਧ੍ੰ - : ਬੁੱਧੀ 
“ਮਿਰਤ ਮੋਹੰ ਅਲਪ ਬੁਥੂੰ ਰਚੰਤਿ ਬਨਿਤਾ ਬਿਨੋਦ 
ਸਾਹੰ।” - ਸਸਪ, ੧੧ : ੧. (1354) 


ਬੁਦ 1752 











`ਪਸੀਥਾ ੩ ਛੋਡਿ ਅਪੂਨਾ ਬੁਨਨਾ।” (ਭਾਵ ਉਲਟੇ 
ਰਾਹ ਚਲਣਾ) -- ਗਉ ੫, ੯੮, ੩ : ੨ (185) 
ਬੁਨਾਵਨ -- ਉਨਾਵਣ, ਉਨਾਨ ਲਈ 
“ਗਦੀ ਬੁਨਾਵਨ ਮਾਹੋ।” 
-- ਗਉਂ ਕਬ, ੫੪, ੧“ 
ਬੁਨਿ -- ਉਨ ਕੇ 
“ਬੁਨਿ ਬੁਨਿ ਆਪ ਆਪੁ ਪਹਿ ਰਾਵਉ।” 
- ਭੈਰ ਕਬ, ੭, ੨ : ੧ (159) 


2 ੧ (੧35) 


ਬੁਰ -- ਬੁਰਾ 
“ਟੂਟਿ ਪਰੀਤਿ ਗਈ ਬੂਰ ਬੋਲਿ।” 
- ਰਾਮ ੧, ਓਅੰ ੨੮ : ੩ (933) 


ਬੁਰਕੇ -- ਫਿਤਕਣਾ 
ਰਾਜੇ।” -- ਆਸਾ ੪, ਛਵ ੧੬, ੪ : ੧ (449) 


ਬੁਰਗੂ -- (ਫ. ਬੁਅ) ਤੂਤੀ, ਨਾਦ 
“ਬਾਂਗਾ ਬੁਰਗੂ ਸਿੰਲੀਆ ਨਾਲੇ ਮਿਲੀ ਕਲਾਣ। ” 
-- ਸੂਹੀ ੩. ਵਾਰ ੧੪ਸ, ੧, ੨ : ੧ (790) 
ਬੁਰਾ - ।. ਮੰਦਾ, ਭੈੜਾ, ਜੋ ਚੰਗਾ ਨਹੀਂ, ਮਾੜਾ 
"ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ 
ਮਤਾ ਅਹੰਮੇਇ।” 
- ਸਿਰੀ ੫, ਪਹ ੪, ੨ : ੨ (77) 
“ਮਨ ਅਪੁਨੇ ਤੇ ਬੁਰਾ ਮਿਟਾਨਾ।” (ਬੁਰਾ ਮੰਗਣਾ) 
- ਗਉ ੫, ਸੁਖ ੩. ੬ : ੭ (266) 
“ਬੁਰਾ ਭਲਾ ਜੇ ਸਮ ਕਰਿ ਜਾੜੈ ਇਨ ਬਿਧਿ 
ਸਾਹਿਬੁ ਰਮਤੁ ਰਹੈ।” (ਭਾਵ ਚੰਗੇ ਮਾੜੇ ਨੂੰ, 
ਦੁਖ ਸੁਖ ਨੂੰ, ਵੈਰੀ ਮਿੱਤਰ ਨੂੰ) ਰ੍ 
- ਆਸਾ ੧, ਪਟੀ ੮ : ੨ (432) 
2. ਬੁਰਾਈ, ਭੈੜ 
''ਤਾਹੂ ਬੁਰਾ ਨਿਕਟਿ ਨਹੀ ਆਵੈ ।” 
-- ਗਉਂ ੫. ਬਾਅ ੩੯ : ੪ (258) 
"ਪਰ ਕੇ ਬੁਰਾ ਨ ਰਾਖਹੁ ਚੀਤ। ” 
ਰ੍ -- ਆਸਾ ੫. ੬੨, ੩ : ੧ (386) 
`'ਭਈ ਸਿਤ੍ਾਈ'ਮਿਟੀ ਬੁਰਾਈ ਦੁਸਟ ਦੂਤ ਹਰਿ 
ਕਾਢੇ ਛਾਣਿ।” 








ਬੁਰਿਆਈ 1753 ਬੁਲਾਇ 

_-- ਮਾਝ ੧, ਵਾਰ ੯ : ੩ (142) 

“ਗਲ ਅਸੀ ਚੰਗੀਆ ਆਚਾਰੀ ਬੁਰੀਆਹ। ” 
-- ਸਿਰੀ ੧, ਵਾਰ ੭ਸ, ੧, ੨ : ੧ (85) 

ਬੁਰੇ - ਭੈੜੇ, ਮਾੜੇ 

“ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ।” 
-- ਗਉ ੩, ਅਸ ੯, ੧ : ੧ (233) 


ਰ - ਬਿਲਾ ੫, ੧੧੨, ੨ : ੨ (826) 
“ਨਿਕਟਿ ਕਰਿ ਜਾਵਹੁ ਸਦਾ ਪ੍ਰਭੁ ਹਾਜਰੁ ਕਿਸੁ 
ਸਿਉ ਕਰਹੁ ਬੁਰਾਈ। " 
- ਰਾਮ ੫, ੨, ੩ : ੨ (883) 
ਬੁਰਿਆਈ -- ਬੁਰਾਈ, ਬਦੀ, ਮਾੜਾ ਕੰਮ, ਭੈੜ 
“ਨਿਰਾਪਰਾਧ ਚਿਤਵਹਿ ਬੁਰਿਆਈ। ” 
੨ ਆਲੀ ੫, ੯. ੧” ੧ ੨ (372) 


ਹੋਰ ਰੁਪ - ਬੁਰਿਆਈਆ -- 


ਹੋਰ ਰੁਪ -- ਬੁਰੋ -- 
“ਚੰਗਿਆਈਆ ਬੁਰਿਆਈਆ ਵਾਚੈ ਧਰਮੁ “ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ।” 
ਹਦੂਰਿ।” (ਭੈੜੇ ਕੰਮ, ਭੈੜ) (ਭੈੜਾ) __ - ਸਲੋ ਕਬ, ੯ : ੨ (1364) 
-- ਜਪੁ ੧, ੩੮ਸ : ੧ (੧) ਬੁਰੌ -- 
ਬੁਰਿਆਈਆਂ -- “ਹੀਣੋ ਨੀਚੁ ਬੁਰੌ ਬੁਰਿਆਰੁ।” 
"ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ। - ਪ੍ਭਾ ੧, ੧੨. ੪ : ੨ (1331) 
-- ਗਉ ੪, ਵਾਰ ੨੯ : ੩ (312) । ਬੁਲਗ -- (ਅ. ਬੁਲਗ) 1. ਗਲ, ਬਾਤ, 
ਬੁਰਿਆਰਾ =- ਬੁਰੇ ਤੋਂ ਬੁਰਾ, ਅਤਿ ਭੈੜ “ਸਤਸੰਗਤਿ ਸਤਿਗੁਰ ਧੰਨੁ ਧਨ ਧਨੇ ਧੰਨ ਧਨੋ 
“ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ। ” 
ਹਮ ਅ ਹਾਂ ਸੋਲਾ ੯, ੭ : ੩ (1029) - ਕਾਨ ੪, ਵਾਰ ੧ : ੪ (1313) 
ਹੋਰ ਰੁਪ -- ਬੁਰਿਆਰਿ -- 2. ਬੋਲ, ਕਥਨ, ਵਾਜ __ 
“ਦੁਰਮਤਿ ਝੁਠੀ ਬੁਰੀ ਬੁਰਿਆਰਿ। (ਅਤਿ “ਜੋਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ 
ਬੁਰੀ, ਭੈੜੀ ਤੋਂ ਭੈੜੀ) ਬੁਲਗ ਬੁਲਾਗੀ । 


- ਮਾਰੂ ੩, ਸੋਲਾ 8, ੫ : ੧ (1047) - ਧਨਾ ੪, ੨, ੨ : ੨ (667) 
ਬੁਲਨਾ -- ਬੋਲਣਾ _, 
ਆਪ ਹੀ ਮਸਟਿ ਆਪ ਹੀ ਬੁਲਨਾ। ” 
- ਬਿਲਾ ੫, ੭, ੨ : ੧ (803) 
ਬੁਲਾਇ -- ।. ਅਖਵਾਏ, ਉਚਾਰਣ ਕਰਵਾਏ 
ਬੁਲਾਇ। ” -- ਆਸਾਂ ੪, ੬੩, ੩ : ੧ (366) 
ਹੋਰ ਰੂਪ -- ਬੁਲਾਇਆ -- . ਰ੍ 
“ਬੁਲਾਇਆ ਬੋਲੇ ਗੁਰ ਕੈ ਭਾਂਣਿ। ” (ਬੁਲਵਾ- 
ਇਆ, ਅਖਵਾਇਆ, ਉਚਾਰਣ ਕਰਵਾ- 
ਇਆ) - ਆਸਾ ੫, ੧੦੧, ੪ : ੨ (396). 
2. ਸਦਕੇ/ਵਾਜ ਮਾਰਦੇ ਹਨ 
“ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ 
ਕਹੈ ਬੁਲਾਇ।” 
- ਸੂਹੀ ਪ, ੮, ੩ : ੧ (733) 
.“ਜਾ ਆਏ 'ਤਾ ਤਿਨਹਿ ਪਠਾਏ ਚਾਲੇ ਤਿਨੈ 


-- ਮਾਝ ੧, ੧੩, ੨ : ੩ (155) 
“ਜਿਨਾ ਗੁਰੁ ਗੋਪਿਆ ਆਪਣਾ ਤੇ ਨਰ 
ਬੁਰਿਆਰੀ।” (ਕੈੜ, ਅਤਿ ਬੁਰੇ) ਹ 
-- ਸੋਰ ੪, ਦਾਜ 100 
ਬੁਰਿਆਰੁ -- 
“ਹੀਣੌ ਨੀਚੁ ਬੁਰੌ ਬੁਰਿਆਰੁ। ” (ਬੁਰੇ ਤੋਂ ਬੁਰਾ) 


=- ਪ੍ਰਭਾ ੧. ੧੨. ੪ : ੨ (1331) 


ਬੁਰਿਆਰੇ।” (ਬੁਰੀ, ਦੋਸ਼ ਵਾਲੀ) 

-- ਗਉਂ ੫, ਛਵ ੧, ੨ : ੫ (247) 

ਨੀ ਭੈੜੀ, ਮੰਦੀ 
-“ਕਲਹਿ-ਬੁਰੀ ਸੰਸਾਰਿ ਵਾਦੇ ਖਪੀਐ।” 








ਬੁਲਾਇਦਾ 


੨੨੮ ਕਰ ਨੀ ਵਾ ਜਿ? 1 (0070, 


ਹੋਰ ਰੂਪ -- ਬੁਲਾਇਆ -- 

“ਬਹੁਰਿ ਨ ਲੇਖਾ ਪੁਛਿ ਬੁਲਾਇਆ। 
(ਸਦਿਆ) -- ਮਾਝ ੫, ੨੫, ੪ : ੨ (102) 
ਬੁਲਾਇਦਾ -- ਸੱਦਦਾ, ਬੁਲਾਉਂਦਾ 

“ਹਰਿ ਆਪਿ ਵਰਤੈ ਆਪਿ ਹਰਿ ਆਪਿ 
- _ ਬੁਲਾਇਦਾ। ” -- ਸੋਰ ੪, ਵਾਰ ੫ : ੨ (644) 
ਬੁਲਾਇੜੀਏ -- ਸਦੀਏ ਗਈਏ 

ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ।” 

- ਬਿਲਾ ੧, ਛੰਤ ੨, ੪ : ੧ (844) 
ਬੁਲਾਈ -- 1. ਸਦੀ, ਸਦ ਭੇਜੀ 

“ਦਰਿ ਘਰਿ ਸੋਭਾ ਮਹਲਿ ਬੁਲਾਈ। ” 

- ਸਿਰੀ ੪, ਵਾਰ ਦਸ, ੩, ੧ : ੪ (85) 
ਹੋਰ ਰੂਪ -- ਬੁਲਾਈਆ -- 

"ਸਭੇ ਆਸਾ ਪੂਰੀਆ ਗੁਰ ਮਹਲਿ 

ਬੁਲਾਈਆ। ” (ਸਦੀ) 
- ਮਾਰੂ ੫, ਵਾਰ ੧੨ : ੭ (1098) 

“ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ 

ਬੁਲਾਈ। ”-- ਧਨਾ ੫, ੧੦, ੩ : ੨ (673) 
3. ਆਖਾਂ, ਕਹਾਂ 
"ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ 
ਬਿਨਉ ਬੁਲਾਈ। ” 
ਨਾਂ ਹੂਰ, ਅਸ ੧, ੧2 : ੧ (758) 
ਬੋਲਾਈਆ -- ਬੁਲਾਵੇ 
“ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬਲਾਈਆ। ” 


- ਮਾਰੂ ੫, ਵਾਰ ੧੨ : ੨ (1098) 





ਬੁਲਾਈਐ -- ਸਦੀਏ 

“ਮਹਲੀ ਮਹਲਿ ਬੁਲਾਈਐ ਸੇ ਪਿਰੁ ਰਾਵੇ ਰੰਗਿ।” 
- ਸਿਰੀ ੧, ਅਸ ੬, ੬ : ੨ (57) 

ਬੁਲਾਏ. -- ।. ਬੁਲਵਾਏ, ਬੋਲਣ ਦੀ ਪ੍ਰੇਰਨਾ ਦੇਵੇ 


“ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ 
ਸੋਇ।” 
2. ਸਦ ਭੇਜੇ ਰ 
"ਸਚੀ ਦਰਗਹ ਮਹਲਿ ਬੁਲਾਏ।” 

- ਮਾਝ ੧, ਅਸ ੧, ੧ : ੨ (109) 


ਬੁਲਾਗੀ -- ਬੋਲਦੇ ਹਾਂ 


1754 





- ਸਿਰੀ ੩, ੬੩, ੪ : ੨ (39) । 





“ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ 
ਬੁਲਾਗੀ।” __-- ਧਨਾ ੪, ੨, ੨ : ੨ (667) 
ਬੋਲਾਨ -- ਬੋਲਦੇ ਹਾਂ 

“ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ 
ਭਾਵੈ ਤਿਵੈ ਬ੍ਰੋਲਾਨ। ” 


- ਸਾਚ ੫, ੨, ੫ : ੧ (1203) 


ਹੁਕਮ ਦੇਵਾਂ) 
- ਗਉਂ ੧, ਅਸ ੧੦, ੬ : ੧ (225) 
ਬੁਲਾਵਉ। ” (ਬੇਨਤੀ ਕਰਾਂ) 
- ਦੋਵੇ ੫, ੫, ੧" 
ਬੁਲਾਵਹਿ -- ਬੁਲਾਉਂਦਾ ਹੈ 
“ਬੁਰਾ ਭਲਾ ਤੁਧੂ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ 
ਬੁਲਾਵਹਿ। ” -- ਸੂਹੀ ੪, ੧੩, ੧” : ੨ (735) 
ਹੋਰ ਰੂਪ -- ਬੁਲਾਵਹੁ -- 
“ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ।” 
(ਬੁਲਾਉਂਦੇ ਹੋ) 
-- ਗਉਂ ੫, ਸੁਖ ੨੧, ੮ : ੧੦ (292) 
“ਇਹ ਭੀਤਰ ਤੇ ਇਨ ਕਉ ਡਾਰਹੁ ਆਪਨ 
ਨਿਕਟਿ ਬੁਲਾਵਹੁ। (ਬੁਲਾ ਲਵੋ) 
- ਸੋਰ ੫, ੩੧, ੧ : ੨ (617) 


: 2 (529) 


- ਮਾਝ ੩, ਅਸ ੧੦, ੭ : ੩ (1135) 

ਲਾਵਣ == ` ਬੋਲਦੀ ਭਾਵ ਜਪਦੀ 
“ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ 
` ਬੁਲਾਵਣੀ। ” .` ਸੋਰ ੪, ਵਾਰ ੧੩ : ੫ (647) 
ਬੁਲਾਵਾ। ' __-- ਸੂਹੀ ੧, ੯, ੧ : ੧ (730) 

ਬੁਲਾਵੈ -- ।. ਸਦੇ, ਬੁਲਾ ਲਵੇ 
“ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੇ।” 

- ਗਉ ੫, ੮੫, ੩: ੨ (181) 
ਦੀ. ਦੀ 


ਬੁਲੈਨੀ 1755 ਬੁਝਣਾ 














ਸੱਦਦਾ ਹੈ) -- ਬਿਲਾ ੧, ਥਿਤੀ ੮ : ੩ (੧39) - ਸਿਰੀ ੩, ਅਸ ੨੧, ੩ : ੨ (66) 
2. ਬੁਲਵਾਉਂਦਾ ਹੈ, ਉਚਾਰ ਕਰਵਾਉਂਦਾ ਹੈ ਬੂਝਏ -- 
ਵੀ ਬਦ ਬਲਾ ਰਿ ਅੰਨੇ “ਮਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ 
ਜਲਿ ਥਲਿ ਰਵਿ ਰਹੀਐ। ” ਗੁਰਮੁਖਿ ਬੂਝਏ। (ਸਮਝਦਾ ਹੈ) 
-- ਵਡ ੪, ਵਾਰ ੨੧ : ੨ (594) -- ਬਿਲਾ ੧, ਛੰਤ ੨, ੩ : ੩ (844) 
ਬੁਲੈਨੀ -- ਬੁਲਵਾਉਂਦਾ ਹੈ | __ ਬੂਝਸਿ -- 
“ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ “ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ 
ਤਿਵੈਂ ਬੁਲੈਨੀ।” ` ਗਿਆਨੁ ਸਮਾਵੈ।” (ਸਮਝਦਾ ਹੈ) 
-- ਬਿਲਾ ੪, ੫, ੪ : ੨ (800) ੨ = ਮਿੱਲਾਂ, ਪਲ ਤੀ ਉਤ 
ਬੁਲੋਗੀਆ -- ਬੋਲੀਦਾ ਹੈ 'ਬੂਝਹਿ =- 
“ਸਤਸੰਗਤਿ ਸਤਿਗੁਰ ਧੰਨੁ ਧਨ੍ਰੋ ਧੰਨ ਧੰਨ ਧਨੋ “ਆਪਣਾ ਪਰਮੁ ਗਵਾਵਹਿ ਬੂਝਹਿ, ਨਾਹੀ 
ਜਿਤੁ ਮਿਲਿ ਹਰਿ ਬੁਲਗ ਬੁਲੋਗੀਆ। ” ਅਨਦਿਨੁ ਦੁਖਿ ਵਿਹਾਣੀ।” (ਸਮਝਦਾ) 
-- ਕਾਨ ੪, ਵਾਰ ੧ : ੪ (1313) -- ਸਿਰੀ ੩, ੪੫, ੧ : ੨ (31) 
ਬੁਆੜ -- ਇਕ ਪ੍ਰਕਾਰ ਦਾ ਨਿਕੰਮਾ ਘਾਹ ਜੋ “ਏਕ ਵਸਤੁ ਬੂਝਹਿ ਤਾ ਹੋਵਹਿ ਪਾਕ। ” 
ਮੈ ਤਿਲਾਂ ਦੇ ਖੇਤਾਂ ਵਿਚ ਹੁੰਦਾ ਹੈ (ਸਮਝੇ) -- ਆਸਾ ੫, ੧੪, ੪ : ੧ (374) 
“ਛੁਟੇ ਤਿਲ ਬੁਆੜ ਕਿਉ ਸੁੰਵੇ ਅੰਦਰਿ ਖੇਤ।” ਬੂਝਹੁੰ 
(ਭਾਵ ਨਿਕੰਮੇ) ਰ “ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ 
- ਆਸਾ ੧, ਵਾਰ ੧ਸ, ੧, ੩ : ੨ (463) ਬੂਝਹੁ ਕਰਿ ਬੀਚਾਰੁ।” (ਸਮਝੋ, ਜਾਣੋ) 
ਹੋਰ ਰਪ -- ਬਆੜ' -- -- ਸਿਰੀ ੪, ਵਾਰ ੧੦ਸ, ੩, ੨ : ੧ (86) 
“ਜਿਉ ਬੁਆਡੁ ਤਿਲੁ ਖੇਤ ਮਾਹਿ ਦੁਹੇਲਾ।” | . “ਤੂੰ ਬਾਮਨੁ ਮੈ ਕਾਸੀਕ ਜੁਲ੍ਹਾ ਬੂਝਹੁ ਮੋਰ 


-- ਗਉ ੫, ਸੁਖ ੧੩, ੬ : ੬ (280) ਗਿਆਨਾ।” (ਸਮਝਕੇ ਦਸੋ) ` ਰ 
ਬੂਝ -- ਸਮਝ, ਸੋਝੀ _ -ਨਨਕਬ ਰੰ ਤੇ - ੧ ਪਰ 


ਪਰ ਕੀ ਨਰਕ ਬੂਝਣਉ -- _ ਸਮਝਦਾ ਹੈ ਰ 
-- ਸਿਰੀ ੩, ੩੭. ੫ : ੧ (28) ਸੀ ਅਲ ਤਿਲ 





“ਮਨਮਖ ਅਗਿਆਨੀ ਮਾਇਆ ਮੋਹਿ ਵਿਆਪੇ ਮਿਲੇਇ।”” _ -- ਰਾਮ ੧, ਓਅੰ ੪੦ : ੫ (935) 
ਤਿਨ੍ਹ ਬੂਝ ਨ ਜਾਈ ਪਾਇ।”? ਬੂਝਣਹਾਰ -- ਸਮਝਨ ਵਾਲੇ 
- ਗੂਜ ੩, ਵਾਰ ਦਸ, ੩, ੧ : ੨ (511) “ਅੰਮ੍ਰਿਤੁ ਸਦਾ ਵਰੱਸਦਾ ਬੂਝਨਿ ਬੂਝਣਹਾਰ। ” 
` “ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ - ਮਲਾਂ ੧, ਵਾਰ ਦਸ, ੩, ੨ : ੧ (1281) 
ਜਾਵਤ।”! (ਭਾਵ ਪਤਾ ਨਹੀਂ ਲਗਦਾ) ਹੋਰ ਰੂਪ -- ਬੂਝਣਹਾਰਾ -- 
-- ਸਾਰ ੫, ੯, ੨ : ੧ (1205) “ਕੋਈ ਬੁਝੈ ਬੁਝਣਹਾਰਾ ਅੰਤਰਿ ਬਿਬੇਕੁ 
ਹੋਰ ਰੂਪ -- ਬੂਝਉ -- ਕਰਿ।” (ਸਮਝਣ ਵਾਲਾ) __ 
“ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ - ਸੋਰ ੪, ਵਾਰ ੧੧ : ੩ (646) 
ਪੀਉ।” (ਜਾਣਦੀ) ਬੂਝਣਹਾਰੁ -- 
- ਸਲੋ ਕਬ, ੨੩੬ : ੨ (1377) “ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ। ” 
ਬੂਝਈ - ਰ - _ = ਵਡ ੪, ਵਾਰ ੯ਸ, ੩, ੧ : ੩ (589) 


ਨੀ ਬੂਝਣਾ -- ਅੜਉਣੀ, ਬੂਝਾਰਤ 
(ਸਮਝਦਾ) ..! “ਬੂਝਹੁ ਗਿਆਨੀ ਬੂਝਣਾ ਇਹ ਅਕਥ ਕਥਾ ਮਨ 











ਮਾਹਿ।” 
`- ਮਾਰੂ ੩, ਵਾਰ ੧੯ਸ, ੧, ੧ : ੨ (1093) 
ਬੁਝਣੁ -- ਸਮਝ, ਸੋਝੀ 
_ “ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ।” 
-ਸਿਰੀ ੧, ੭, ੩ : ੧ (16) 
“ਇਹੁੰ ਬਾਬੀਂਹਾ ਪਸੂ ਹੈ ਇਸ ਨੌ ਬੂਝਣੁ ਨਾਹਿ।” 
- ਮਲਾਂ ੧, ਵਾਰ ੧੧ਸ, ੩, ੧ : ੨ (1283) 
ਬੂਝਤ -- ।. ਬੂਝਦੀਆਂ, ਮੁਕਦੀਆਂ, ਤ੍ਰਿਪਤ ਹੁੰਦੀਆ 
“ਤੀਨਿ ਭਵਨ ਕੀ ਲਖਮੀ ਜੋਰੀ_ ਬੂਝਤ ਨਾਹੀ 
ਲਹਰੇ। ” _-- ਗਉ ੫, ੧੬੨”. ੨ : ੧ (215) 
“ਬੂਝਤ' ਦੀਪਕ ਮਿਲਤ ਤਿਲਤ।” (ਬੂਝਦੇ, ਬੂਝ 
ਰਹੈ) “ ੧ 
2. ਸਮਝਣ ਵਾਲਾ 
“ਬਕਤੋਂ ਕਰੂਤਾ ਬੂਝਤ ਕਰਤਾ।” 
_ - ਗੋਂਡ ੫, ੧, ੨ : ੧ (862) 
ਝੂਲਤਾ = ਜਾਣਦਾ, ਸਮਝਦਾ 
“ਜਬ ਲਗੁ `ਰੁਕਮੁ ਨ ਬੂਝਤਾ ਤਬਹੀ ਲਉ 
ਦੁਖੀਆ।” -- ਆਸਾ ੫, ੧੧੯, ੩ : ੧ (400) 
ਬੂਝਨ -- ਸਮਝਨ 
“ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ 
ਸੂਝ ਪਰੀ।”” __-- ਸਮੁ ੫, ੩" : ੩ (1387) 
ਬੂਝਨਹਾਰਾ -- ਸਮਝਨ ਵਾਲਾ 
“ਜੋਤਿ ਲਾਦਿ ਜਗਦੀਸ ਜਗਾਇਆ ਬੂਝੈ ਬੂਝਨ- 
ਹਾਰਾ।” _ -- ਪ੍ਰਭਾ ਕਬ, ੫, ੨ : ੨ (1350) 
ਹੋਰ ਰੂਪ -- ਬੂਝਨਹਾਰੁ -- 
“ਸੂਝੈ ਬੂਝਨਹਾਰੁ ਬਿਬੇਕ।” (ਸਮਝਨ ਵਾਲਾ) 
_ -- ਗਉਂ ੫, ਸੁਖ ੧੭, ੨ : ੯ (285) 


ਬੂਝਨਹਾਰੈ -- ਰ 
“ਕਿਨੈ ਬੂਝਨਹਾਰੈ ਖਾਏ।” (ਸਮਝਨ ਵਾਲੇ | 


- ਆਸਾ ਕਬ, ੬, ੧" 
ਬੂਝਨਹਾਰੋ -- 
“ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ 
ਭਤਾ। ” (ਜਾਣਨ/ਸਮਝਨ/ਬੁਝਨਵਾਲਾ) 
- ਗੂਜ ੫. ੧੧, ੧ : ੧ (498) 
ਬੂਝਨਾ -- ਅੜਉਣੀ, ਬੁਝਾਰਤ, ਭਾਵ ਗਿਆਨ 
"'ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ।” 


: ਦ (477) 


11756 


- ਮਾਲੀ ੫, ੩, ੧:੨ (987)1 ` 








- ਸਲੋ ਕਬ, ੧੮੧ : ੨ (1374) 
ਬੂਝਨਿ -- ਬੁਝਦੇ/ਸਮਝਦੇ/ਜਾਣਦੇ ਹਨ 
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੁਝਣਹਾਰ। ” 

- ਮਲਾ ੧, ਵਾਰ ਦਸ, ੩, ੨ : ੧ (1281) 

ਬੂਝਨੁ -- ਸਮਝ, ਸੋਧਿ 
"ਚਰਨ ਕਮਲ ਮਨੁ ਬੇਸਿਓ ਬੂਝਨੁ ਸੁਰਤਿ ਸੰਜੋਗ।” 
=- ਚਉ ੫, ੨; ੩ (164) 

ਬੂਝਲ -- ਸਮਝਣ ਵਾਲਾ 
“ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ 
ਕਹੀਐ। ” -- ਪ੍ਰਭਾ ਨਾਮ, ੧, ੧ : ੧ (1350) 
ਬੂਝਾ -- ਜਾਣ ਲਿਆ, ਸਮਝ ਲਿਆ, ਬੁੱਝ ਲਿਆ 
“ਹਮਹੁ ਜੁ ਬੂਡਾ ਬੂਝਨਾ ਪੂਰੀ ਪਰੀ ਬਲਾਇ।” 

- ਸਲੋ ਕਬ, ੧੮੧ : ੨ (1374) 

ਬੂਝਿ - ।. ਸਮਝ ਕੇ, ਜਾਣ ਕੇ 
“ਅਗਿ ਆਨਮਤੀ ਸਦਾ ਅੰਧਿਆਰਾ ਗੁਰਮੁਖਿ 
ਬੂਝਿ ਹਰਿ ਗਾਵਣਿਆ।” 
- ਮਾਝ ੩, ਅਸ ੩੧, ੨ : ੩ (128) 
“ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ 
ਅੰਕੁਰੁ ਰਾਖਿਓ।” (ਭਾਵ ਦੇਖ ਪਰਖ ਕੇ) ` 

- ਧਨਾ ੫, ੨੬, ੨ : ੨ (677) 

2. ਤ੍ਰਿਪਤ ਹੋ ਗਈ, ਸ਼ਾਂਤ ਹੋ ਗਈ, ਮੁਕ ਗਈ 
"ਤਿਖ ਬੂਝਿ ਗਈ ਮਿਲਿ ਸਾਧ ਜਨਾ।” 
'-- ਕਾਨ ੫, ੩੭, ੧" : ੧ (1305) 
ਬੂਝਿਓ -- ਸਮਝਿਆ 
“ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ 
ਅਪਨਾਇਓ। ” -- ਟੋਡੀ ੫, ੩, ੩ : ੨ (712) 
ਹੋਰ ਰੂਪ -- ਬੂਝਿਆ -- 
“ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ 
ਆਵੈ ਜਾਇ।” (ਸਮਝਿਆ) 

_ “ਸਿਚ 'ਬ.. ੧੫ ਬੇ ! 
ਬੂਝੀ -- ।. ਬੁਝ ਗਈ, ਖਤਮ ਹੋ ਗਈ ੍ 
“ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ 

ਰੇ।” - ਆਸਾ ੫, ੪੪, ੧ : ੨ (381) 
“ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤਿਸਨ 
ਨ ਬੂਝੀ। (ਸ਼ਾਂਤ ਹੋਈ, ਤ੍ਰਿਪਤ ਹੋਈ) 

` - ਗੂਜ ੫, ੭, ੩ : ੧ (497) ` 
ਹੋਰ ਰੂਪ -- ਬੂਝੈ -- 





ਦ (19) 


` ਬਟ ਰ - 1757 


“ਤ੍ਰਿਸਨਾ ਬੂੰਝੈ ਮਨੁ ਤ੍ਰਿਪਤਾਵਹੁ। ” (ਸ਼ਾਂਤ ਹੋਏ) 
-- ਗਉ ੫, ੮੧, ੧" : ੨ (179) 
2. ਸਮਝੀ 


“ਲਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ 


ਉਲਟਾਇਆ। ” 
-- ਆਸਾ ੫, ੧੨੫, ੨ : ੨ (402) 


ਹੋਰ ਰੂਪ - ਬੁਝੀਐ -- 


“ਗੁਰ ਕਿਰਪਾ ਤੇ ਬੂਡੀਐ ਸਭੁ ਬ੍ਰਹਮ 


ਸਮਾਇਆ।” (ਸਮਝੀਏ) 
-- ਗਉ ੧, ਅਸ ੧੮, ੯ : ੨ (229) 
“ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ 
ਫੰਧੁ।” (ਸਮਝਦੇ) 
-- ਗਉ ੫, ਬਾਅ ੧੯ : ੪ (254) 
“ਹਾ ਹੈ ਹਰਿ ਕਥਾ ਬੂਝੂ ਤੂੰ ਮੂੜੇ ਤਾ ਸਦਾ ਸੁਖੁ 
ਹੋਈ।” (ਸਮਝ) 
- ਆਸਾ ੩, ਪਟੀ ੧੬ : ੧ (435) 


ਨੁ ਬੂਝੇ ਕੈਸੇ ਪਾਵਹਿ ਪਾਰੁ।” । (ਸਮਝੇ) 


-- ਸਿਰੀ ੪, ਵਾਰ ੪ਸ, ੧, ੧ : ੬ (84) 


ਬੂਝੈ -- 
“ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ 
__ਸਾਰੁ।? (ਸਮਝੇ) 
- ਸਿਰੀ ੧, ੧੬, ੪ : ੩ (20) 
ਬਿਖਿਆ ਪਿਆਰਿ। (ਸਮਝਦਾ) 
-- ਸਿਰੀ ੩, ੫੧, ੨ : ੨ (33) 


“ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ 


ਕੋਇ।” (ਜਾਣਦਾ ਹੈ) 
-- ਸਿਰੀ ੩, ਅਸ ੮੮, ੧ : ੨ (64) 
ਬੂਟ -- ਬੁਟੇ, ਬਿਰਖ, ਪੰਦੇ 
“ਦਾਵਾ ਅਗਨਿ ਰਹੇ ਹਰਿ ਬੂਟ।” 
-- ਰਾਮ ੫, ਅਸ ੪,੧: ੧ (914) 
“ਮਿਲਿ ਪਾਣੀ ਜਿਉ ਹਰੇ ਬੂਣ।” 
- ਬਸੰ੫,੬,੧:੧(1181) 
_ਹੋਰ ਰੂਪ ਬੂਟੁ 


“ਹਾਵਾ ਅਗਨਿ ਬਹੁਤ 'ਤ੍ਰ ਜਾਲੇ ਕੋਈ | 


ਹਰਿਆ ਬੂਟੁ ਰਹਿਓ ਰੀ। ” 








ਬਡਾ 


-- ਆਸਾਂ ੫, ੫੧, ੨ : ੧ (384) 

ਬੂਡਈ -- ਤੁਬਦਾ 

“ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ। ” 
-- ਸਲੋ ੧, ੮ : ੩ (1411) 

ਬੁਡਸਿ -- ਤੁਬਦੇ ਹਾਂ 

` “ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ 

ਤਾਰਣ ਰਾਇਆ।” 

-- ਆਸਾਂ ੧, ਪਟੀ ੧੯ : ੨ (433) 
ਬੂਡਹਿ -- ਡੁਬਦੇ ਹਨ 
“ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ 
ਬੈਰਾਈ ਹੇ।” 

- ਮਾਰੂ ੧, ਸੋਲਾ ੫, ੧੫ : ੩ (1025) 
ਬੂਡਹੁਗੇ -- ਤੁਬੋਗੇ 
“ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ 
ਅਭਾਗੇ।” -- ਮਾਰੂ ਕਬ, ੧, ੧" : ੨ (1103) 
ਬੂਡਤ -- ਤੁਬਦੇ 
“ਬੂਡਤ ਜਾਤ ਪੂਰੈ ਗੁਰਿ ਕਾਢੇ । ” 

-- ਗਉ ੫, ੧੨੫, ੩ : ੧ (191) 
ਹੋਰ ਰੁਪ -- ਬੁਡੰਤ -- 

“ਬੂਡੰਤ ਤਰੀਅੰ ਊਣੰਤ ਭਰੀਅੰ।” (ਡੁਬਦਾ 
ਹੋਇਆ) __ -- ਸਸ ੫, ੬੪ : ੨ (1360) 
ਬੂਡਤੇ -- ਰ 
“ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ। 
(ਡੁਬ ਜਾਂਦੇ ਹਨ) 

-- ਧਨਾ ਕਬ, ੫, ੧" : 
ਬੂਡੜੈ -- ਡੁਬੇ ਹੋਏ ਨੂੰ __ 
“ਭੁਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ 
ਦੀਚ।” _=ਵੜ'ਕੇ. ਮਾਲਾ ੩, ੩ : ੩ (580) 
ਬੂਡਾ -- ਡੁਬਾ 
“ਬਿਨੁ ਸਤਿਗੁਰ ਭੇਟੇ ਚੰਚਲੁ ਨਾ ਥੀਐ ਮਨਮੁਖੁ 
ਲੋਹੁ ਬੁਡਾ ਬੇੜੀ ਪਾਸਿ।” ਰ੍ 
ਹੋਰ ਰੂਪ -- ਬੂਡਿ - 

ਪਰ ਬਿ ਮਰੇ ਪੰਤ ਖੋਇ।” (ਛ੍ਬ ਕੇ! 
_____ -- ਬਿਲਾ ੧, ਬਿਤੀ ੧੭ : ੪ (840) 


੨ (692) 


ਬੂਡਿਆ - 
ਡੂਬਹੁ ਕੋਇ।” (ਡੁਬਿਆ) 


ਬੂਡੀ 


1758 


੨੧ ੧ 


ਬੰਅਤੜ 








ਬੂਡੀ - 
"ਰਾਮ ਨਾਮਿ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ 
ਹੇਤਿ।” (ਡੁਬੀ) 
-- ਸਿਰੀ ੧, ਪਹ ੨, ੧ : ੫ (75) 
ਬੂਡੀ -- ।. ਡੁਬੀ, ਵੇਖੋ 'ਬੂਡਿ” 
ਹੀ ਕਹ ਪਤੰਗ 
“ਦਹ ਦਿਸ ਬੂਡੀ ਪਵਨੁ ਝਲਾਵੈ ਡੋਰਿਰਹੀਂ' ਲਿਵ 

ਲਾਈ। ” -- ਗਉ ਕਬ, ੪੬, ੩ : ੨ (333) 
3. ਹੇ ਡੁਬੀ ਹੋਈਏ _ 
ਿਿਿ 

- ਧਨਾ ੧, ਛੰਤ ੩, ੨ : ੧ (689) 
`ਬੂਡੀਐ -- ਡੁਬੀਦਾ ਹੈ ਰ 
“ਮਨ ਹਤਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ।” 
` - ਸਿਰੀ ੧, ੧੬, ੧: ੩ (20) 
ਬੂਡੇ -- ਡੁਬ ਗਏ 
_"ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ।” 
- ਸੋਰ ੧, ਅਸ ੩, ੧ : ੩ (636) 
_ਹੋਰ ਰੂਪ - ਬੂਡੈ -- 

“ਭਰਿ .ਜੋਬਨਿ ਬੂਡੈ ਅਭਿਮਾਨਿ।” (ਡੁਬਦਾ 
ਹੈ) - ਆਸਾ ੧, ਅਸ ੬, ੬ : ੨ (414) 
ਬੂਡੋ -- 

“ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ 

ਦੂਜੀ ਰਾਣੀ। ” (ਡੁਬਦਾ ਹੈ) 

- ਖ੍ਭਾ ੧. ੧੧, ੩ : ੨ (1330) 


ਬੂਛ. -- 
“ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧ ਬੂੜੋ 
ਧੰਧਲੀ।” 
- ਸੂਹੀ ੧, ਜਤ 
ਬੂਢਾ -- ਬੁਢਾ, ਵਡੇਰੀ ਉਮਰ ਦਾ 
“ਓਹੁ ਨ ਬਾਲਾ ਬੂਢਾ ਭਾਈ।” ਰ੍ 
; 2 (376) 


- ਆਸਾ ੫. ੩੩, ੧” 
ਹੋਰ ਰੂਪ -- ਬੂਢੇ - 
“ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ 
ਜਈਹੈ ਰੇ। ” (ਬੁਢੋ ਨੂੰ) 


- ਬਿਲਾ ਕਬ, ੧, ੧ : ੧ (8੨5) 


-- ਸਲੋ ਕਬ, ੧੨ : ੧ (1365) ਹ 

















ਬੂਦ। - ਤਿਲੰ ਕਬ, ੧, ੩: ੧ (727) 
ਬੂੰਦ - ਤੁਪਕਾ, ਕਤਰਾ 
“ਸਰ ਭਰਿ ਥਲ ਹਰੀ ਆਵਲੇ ਇਕ ਬੂੰਦ ਨ 
ਪਵਈ ਕੇਹ।” 
-- ਸਿਰੀ ੧, ਅਸ ੧੧. ੩ : ੨ (60) 
ਬਿਲਲ ਬਿਲਲਾਤੀ। ” (ਸਹਾਤੀ ਬੂੰਦ) 
'- ਧਨਾ ੪, ੫, ੧: ੧ (668) 
ਹੋਰ ਰੂਪ -- ਬੂੰਦਹਿ -- 
“ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ 
ਬੂੰਦਹਿ ਚਾਤ੍ਰਿਕ ਮਉਲਾ।” (ਬੂੰਦ ਨਾਲ) 
- ਗੂਜ ੫, ੪, ੪ : ੨ (496) 
ਬੂੰਦਾਰ -- ਲਗਾਤਾਰ ਬੁੰਦਾਂ _ 
_“ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ।”” 
- ਬਿਲਾ ੫, ੩੧; ੧ : ੨ (808) 
ਬੂੰਦਰੇ -- ਬੂੰਦ ਲਈ ____ 
"ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍੍‌ਕੁ 


(੧ ੨, 


ਵਲ - ਤੁਖਾ ੫, ਛੰਤ ੧, ੨ : ੫ (1117) 
-" ਪਾਣੀ ਉਪਰ ਹਰੇ ਰੰਗ ਦੀ ਪੈਦਾ ਹੋਈ ਇਕ 
ਸਬਜੀ ਰ੍ 


- ਰਾਮ ਬਸ, ਵਾਰ ੫ : ੩ (967) 
ਬੇ -।. ਹੋਰ 
"ਅਬ ਬੇ ਗਲ ਕਹਨੁ ਨ ਜਾਈ।” 
- ਸੋਚ ਕਬ, ੪, ੧ : ੪ (655) 
2. ਸੰਬੋਧਨ, ਹੇ 
“ਸੁਲਤਾਨੁ ਪੂਛੈ ਸੁਨੁ ਬੇ ਨਾਮਾ।” 
- ਭੈਰ ਨਾਮ, ੧੦, ੧ : ੧ (1165) 
ਬੇਅੰਤ -- ਅੰਤ ਰਹਿਤ, ਅਨੰਤ . _. 
“ਅਮੋਘ ਦਰਸਨ ਬੇਅੰਤ ਅਪਾਰਾ।”” 
- ਮਾਝ ੫, ੧੩, ੪ : ੧ (98) 
ਹੋਰ ਰੂਪ -- ਬੇਅੰਤਾ -- 
ਬੇਅੰਤ ਬੇਅੰਤਾ। ”' (ਅਣਰਹਿਤ) 
-- ਆਸਾ ੪, ਸੋਪੁ ੧, ੪: ੧(11) 


ਬੇ ਤਿ ਦੇ 





ਰ -- ਸੋਰ ੪, ਵਾਰ ੨੭ : ੩ (653) 
ਬੇਅੰਤੁ - _ ਰ੍ 
“ਤੂੰ ਬੇਅੰਤੁ ਅਤਿ ਮੂਚੋ ਮੂਚਾ। ” (ਅੰਤ ਰਹਿਤ) 
-- ਮਾਝ ੫, ਅਸ ੩੫, ੮ : ੨ (130) 
ਬੇਐਬ -- (ਫਾ. ਬੇਐਬ) ਐਬ (ਨੁਕਸ) ਰਹਿਤ, 
ਵਿਕਾਰ ਰਹਿਤ, 
“ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ । ” 
ਰ੍ - ਤਿਲੰ ੧, ੧, ੧: ੨ (721) 
ਬੇਈ -- ਦੁਬਾਰਾ, ਦੂਜੀ ਵਾਰ 
“ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਦੇ। ” 
- ਮਾਰੂ ੫, ਵਾਰ ੧੩ਸ, ੫, ੨ : ੨ (1098) 
ਬੇਸਟੰ - ਘੇਰਿਆ/ਢਕਿਆ ਹੋਇਆ ਹੈ 
ਬੇਸਟੰ।” -- ਸਸ ੫, ੫੩ : ੧ (1359) 
ਬੇਸਵਾ -- ਕੰਜਰੀ, ਵੇਸਵਾ ਰ 
“ਬੇਸਵਾ ਜੋਨਿ ਵਲਿ ਵਲਿ ਅਉਤਰੈ।” 
- ਗੂਜ ਭ੍ਰਿਲੋ, ੨, ੨ : ੨ (526) 
ਬੇਸਾਰੀਐ -- ਵਿਸਾਰੀਏ, ਭੁਲੀਏ 
“ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ 
ਗੁਣਵੰਤ ਪ੍ਰਾਨ ਹਮਾਰੇ।” 
ਰ੍ `= ਸਿਰੀ ੫, ਛੰਤ ੩, ੨ : ੩ (80) 
ਬੇਸੁਆ -- ਵੇਸਵਾ 
“ਸਾਕਤ ਬੇਸੁਆ ਪੂਤ ਨਿਨਾਮ। ” 
| “- ਗਉ ੫, ਅਸ ੭, ੩ : ੨ (239) 
ਬੇਸੁਮਾਰ - (ਫਾ. ਬੇਸ਼ੁਮਾਰ) ਅਣਗਿਣਤ, ਬਹੁਤ 
-- ਗਉ ੫, ਸੁਖ ੨੧, ੮ : ੯ (292) 
“ਖੁਦ ਖੁਦਾਇ ਵਡ ਬੇਸੁਮਾਰ। ” (ਬੇਅੰਤ) 
` ਰਾਮ ੫, ੪੫, ੧ : ੪ (੧96) 
ਹੋਰ ਰੂਪ -- ਬੇਸੁਮਾਰੁ -- 
“ਨਿਹਚਲ ਆਸਨੁ ਬੇਸੁਮਾਰੁ। (ਅਨੰਤ) 
== ਰੀਮਖ, ੩6; 229 0889) 
ਬੇਸੁਰਤ -- ਸੁਧ ਰਹਿਤ, ਭਾਵ ਬੇਸਮਝ 
“ਜਿਨਿ ਕੀਤਾ ਬੇਸੁਰਤ ਤੇ ਸੁਰਤਾ।” 























_ ਬੇਗਲ 


=- ਗਉਂ ੫. 2੫, ੨ : ੨ (177) 
ਵੇਸਵਾ, ਕੰਜਰੀ 
ਰਿ ਕੀ 
- ਭੈਰ ਨਾਮ, ੮, ੩ : ੧ (1165) 
ਬੇਹਾਲ -- ਮੰਦੇ ਹਾਲ 





ਜਾਇ ਬੇਹਾਲ।”_ 
-- ਬਿਲਾ ੫, ੧੬, ੧" : ੨ (805) 
ਬੇਹੀ -- ਥੋਥੀ ਨਲੀ 


“ਜਬ ਲਗੁੰ ਤਾਗਾ ਬਾਹਉ ਬੇਹੀ।” 
- ਗੂਜ ਕਬ, ੨, ੨ : ੧ (524) 
ਨਦੀ ਬੰ ਜਾਤੀ ਬਾਜੀਨਰਾ ਕੋਕ ਰ 
- ਮਾਰੂ ਕਬ, ੧, ੩ : ੧ (1105) 
ਬਕ 1. ਖਰਾਬੀਆਂ, ਵਿਕਾਰ 
“ਤਪਿ ਤਪਿ ਖਧੈ ਬਹੁਤੁ ਬੇਕਾਰ ।” 
-- ਧਨਾਂ ੧, ੫, ੧ : ੨-(661) 
ਹੋਰ ਰੂਪ -- ਬੇਕਾਰਾ - __ 
“ਗੁਰ ਬਿਨੁ ਉਰਝਿ ਮਰਹਿ ਬੇਕਾਰਾ। ” 
(ਵਿਕਾਰਾਂ ਵਿਚ) ਨ ਰ 
ਰ੍ - ਮਾਰੂ ੧, ਸੋਲਾ ੬, ੧੧ : ੧ (1026) 
ਬੇਕਾਰੁ - ` 
“ਕਰਿ ਅਨੁ ਗੁਹੁ ਆਪਿ ਰਾਖਿਓ ਨਹ 
ਉਪਜਤਉ ਬੇਕਾਰੁ ।” (ਵਿਕਾਰ) 


-- ਕੈਢਾ ੫, ੧੨, ੧: ੨ (1211) 


2. ਨਿਕੰਮੇ ਕ੍ 
“ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ 
ਬੇਕਾਰੁ। -- ਧਨਾ ੫, ੫੨, ੧” : ੨ (683) 


ਲਿ। 


ਬੇਖਬਰ -- ਨ ਜਾਣਨ ਵਾਲੇ, ਬੇਸਮਝ 
` ਬਕਾਹਿ।” _-- ਤਿਲੰ ਕਬ, ੧, ੨ : ੧ (727) 
ਬੇਗਮਪੁਰਾ -- ਉਹ ਸਥਾਨ ਜਿਥੇ ਕੋਈ ਗਮ ਨ 
ਹੋਵੇ 
“ਬੇਗਮਪੁਰਾ ਸਹਰ ਕੋ ਨਾਉ। ” 
- ਗਉ ਰਵਿ, ੨, ੧: ੧ (345) 
ਬੇਗਲ -- ।. ਹੋਰ ਗਲ, ਦੂਜੀ ਗਲ ੍ 
“ਅਬ ਬੇਗਲ ਕਹਨੁ ਨ ਜਾਈ।” 


ਬੇਗਾਨਾ 1760 ਬੇਢੇ 
-- ਸੋਰ ਕਬ, ੪, ੧ : ੪ (655) | “ਆਖਣ ਵਾਲਾ ਕਿਆ ਬੇਚਾਰਾ। ” 











2. ਛੇਤੀ - ਆਸਾਂ ੧, ੧, ੪ : ੧ (349) 
“ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ | ਹੋਰ ਰੁਪ -- ਬੇਚਾਰੇ -- 
ਸਰਨਿ ਪਰੀਜੈ।” ਜਿ ਰਮ ਦੀ ਜੜ ਬਚਾ ਗਿਲ 
-- ਕੱਲਿ ੪, ਅਸ ੪, ੮ : ੧ (1325) ਸਾਕਹ ਏਕ ਰੋਮਾਣੀ ਏਕ ਰੋਮਾਈ। ” (ਦੀਨ) 
ਬੇਗਾਨਾ -- ।. ਬੇਸਮਝ, ਅਣਜਾਣ, ਅਗਿਆਨੀ, - ਬਿਲਾ ੫, ੯੧, ੧ : ੧ (822) 
ਬੇਗਿਆਨ ਬੇਚਿ -- ਵੇਚ ਕੇ ਰ 
“ਲੂਣਹਰਾਮੀ ਗੁਨਹਗਾਰ ਬੇਗਾਨਾ ਅਲਪਮਤਿ।”” | _“ਗਾਂਠਿ ਨ ਬਾਧਉ ਬੇਚਿ ਨ ਖਾਉ।” 
- ਗਉ ੫. ਬਾਅ ੫੨ : ੧ (261) - ਭੈਰ ਕਬ, ੧, ੧" : ੨ (1157) 
2. ਓਪਰਾ, ਨਾਵਾਕਫ ਹੋਰ ਰੂਪ -- ਬੇਚਿਓ - 
“ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ “ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ 
ਤਾਈ। ”_-- ਬਿਲਾ ੧, ੧, ੪ : ੧ (795) ਬੇਚਿਓ ਸਤਿਗੁਰ ਆਗੇ।” (ਵੇਚਿਆ ਹੈ) 
ਬੇਗਾਰੀ -- ਵੇਗਾਰੀ, ਬੇਗਾਰ ਕਰਨ ਵਾਲਾ, - ਗਉ ੪, ੬੨, ੫ : ੨ (172) 
ਜਬਰਦਸਤੀ ਫੜ ਕੇ ਲਿਆਂਦਾ ਬਿਨਾਂ ਬੇਚਿਆ -- ਰ 
“ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਪੂਰੇ ਗੁਰ ਕੈ ਆਗੈ।” (ਵੇਚਿਆ ਹੈ) 
ਆਇਆ।” -- ਟੋਡੀ ੫, ੪, ੩ : ੨ (72) -- ਗਉ ੪, ੬੨,੧:੧(171) 
ਬੇਗਾਲੀ -- ਤੁਰਤ, ਛੇਤੀ ਬੇਚੈ -- ਰ 
“ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ “ਮਨੁ ਬੇਂਚੈ ਸਤਿਗੁਰ ਕੈ ਪਾਸਿ।” (ਵੇਚੇ) 
ਬੇਗਿ ਬੇਗਾਲੀ।-- ਧਨਾ ੪, ੪, ੨ : ੧ (667) ___` ਗਉਂ ੫, ਸੁਖ ੧੮, ੨ : ੫ (286) 
ਬੇਗਿ - ਛੇਤੀ, ਜਲਦੀ ਬੇਟੜੀ -- ਲੜਕੀ 
“ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ।” “ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੇ ਨੇਹਿ।” 
- ਗਉ ਕਬ, ੬੫, ੧“ : ੨ (338) - ਰਾਮ ੧, ਓਅੰ ੪੦ : ੩ (940) 
ਬੇਗੁਲੇ -- ਤੇਜ਼ ਵੇਗ ਵਿਚ ਬੇਟਾ -- ਲੜਕਾ, ਪੁੱਤਰ 
“ਉਡਹਿ ਤ ਬੇਗੁਲ ਬੇਂਗੁਲੇ ਤਾਕਹਿ-ਚੌਗ ਘਣੀ।” "ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ 
-- ਰਾਮ ੧, ਓਅੰ ੩੩ : ੩ (934) -ਜਵਾਈ।” - ਸੋਰ ੧, ੩, ।੨ ਚ ਵਿ 
ਬੇਚਈ -- ਵੇਚ ਦੇਵੇ ਹੋਰ ਰੂਪ -- ਬੇਟੇ -- ਰ 
“ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ।” “ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ 
-- ਸਲੋ ਕਈ, ੪੩ : ੧,(1366) ਚੇਲੇ ਹੂਏ।” 
ਬੇਚਹ -- ਵੇਚਦੇ ਹੋ ਰ - ਸਾਰ ੪, ਵਾਰ ੩ਸ, ੧. ੨ : ੩ (1238) 


“ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਬੇਢਿਓ -- ਵਲੇਟਿਆ 

ਬੇਚਾਇਓ -- ਵੇਚਿਆਂ ਹੇ [_ “ਤਜਿ ` ਸਲੋ ਕਬ ੧੭੪ : ੨ (1373) 
“ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਢੀ -- ਤਰਖਾਣ _ ਨ 
ਬੇਚਾਇਓ। ”-- ਸਾਰ ੫, ੧੩੭, ੧ : ੧ (1230) 'ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ 


ਬੇਚਾਰਾ -- (ਵਾ. ਬਾਰਾ) ਵਿਚਾਰਾ, ਦੀਨ, ਚਾਰਾ ਬਤਾਈ ਹੋ।”” -- ਸੋਰ ਨਾਮ, ੨, ੧ : ੨ (657) 
ਰਹਿਤ _ ਬੇਢੇ -- ਵਲੇਟੇ/ਲਬੇੜੇ ਹੋਏ 


“ਅਸਤਿ ਚਰਮ ਬਿਸਟਾ ਕੇ ਮੂੰਦੇ 


ਬੇਢੇ । ? -- ਕੇਦਾ ਕਬ, ੪, ੧” : 





ਦੁਰਗੰਧ ਹੀ ਕੇ 
੨ (124) 





`ਬੇਣਿ - ਬੇਣੀ ਭਗਤ ਜਿਨ੍ਹਾਂ ਦਾ ਇਕ ਇਕ ਸ਼ਬਦ | 


ਸਿਰੀ, _ਰਾਮਕਲੀ ਤੇ ਪ੍ਰਭਾਤੀ ਰਾਗਾਂ ਵਿਚ 


-- ਸੇਵੇ ੧, ੮ : ੩ (1390) 


== 1. ਬੇਣੀ ਭਗਤ, ਵੇਖੋ ਬੇਣਿ 


1 ਤਰ 


ਕਿਨਿ ਪਾਈ।” 
-- ਸਿਰੀ ਬੇਣੀ, ੧, ੫ : ੪ (99) 
“ਬੇਣੀ ਕਉ ਗੁਰਿ ਕੀਓ ਪ੍ਰਗਾਸੁ। ” 
- ਬਸੰ ੫, ਅਸ ੧, ੫ : ੩ (1192) 
2. ਤ੍ਰਿਬੇਣੀ । (ਗੰਗਾ, ਜਮਨਾ ਤੇ ਸਰਸਵਤੀ) ਦਾ 
ਸੰਗਮ 
“ਰੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ 
ਸਮਾਈ ਹੇ।” 
_ -=- ਮਾਰੂ ੧, ਸੋਲਾ ੨, ੯ : ੩ (1022) 
ਬੇਣੁ -- ਬਾਂਸ ਦੀ ਬੰਸਰੀ 
“ਤਉ ਅਨਹਦ ਬੇਣੁ ਸਹਜ ਮਹਿ ਬਾਇ।” 


- ਗਉਂ ਕਬ, ਵਾ ੧ : ੪ (344) 


“ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ 
ਪਰਜਾਰੀ। ” 

-- ਰਾਮ ੧. ਅਸ ੯. ੫ : ੧ (907) 
_ਬੇਤਾ -- ਜਾਣਨ ਵਾਲਾ 
“ਬ੍ਹਮ ਗਿਆਨੀ ਬ੍ਰਹਮ ਕਾ ਬੇਤਾ।” 

. -- ਗਉ ੫, ਸੁਖ ੮, ੬ : ੧ (273) 
ਬੇਤਾਲ -- ਜਿਸ ਵਿਚ ਕੋਈ ਤਾਲ (ਲੈਅ, ਨਿਯਮ, 
___ ਸੰਜਮ) ਨ ਹੋਵੇ, ਭੁਤ ਨਾ, ਬੇਸੁਰਾ 
"ਸਚਿ _ਕਾਲੁ ਕੂੜੁ ਵਰਤਿਆ ਕਲਿ ਕਾਲਖ 

ਬੇਤਾਲ। ” 
-- ਆਸਾਂ ੧, ਵਾਰ ੧੧ਸ, ੧, ੧ : ੧ (468) 
“ਹਰਿ ਕੇ ਨਾਮ ਹੀਨ ਬੇਤਾਲ। ” 
= ਸਾਰ ੫, ੯੨, ੧੯ : 
ਹੋਰ ਰੂਪ -- ਬੇਤਾਲਾ -- 
“ਪੰਚਮੀ ਪੰਚ ਭੂਤ ਬੇਤਾਲਾ। ” 
`__ -- ਬਿਲਾ ੧. ਥਿਤੀ ੬ : ੧ (839) 


੧ (12221 


1761 


ਕੇ 





“ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।” 
- ਮਾਰੂ ੧, ੭, ੧ : ੨ (991) 
&=- ਠਿ ਮਦ ਭੂ 
(ਭੂਤਨਾ ਹੋ ਕੇ, ਬੇਸੁਰਾ ਬਣ ਕੇ) _ 
- ਮਾਝ ੧, ਵਾਰ ੨੪ : ੮ (149) 


ਵਾਂਗ) -- ਮਾਝ ੩, ਅਸ ੧੪, ੭ : ੨ (117) 
ਬੇਤੀ -- ਜਾਣਨਵਾਲੀ, ਗਿਆਤਾ 
-ਗੁਨੁ ਨਹੀ।” 
-- ਬਿਲਾ ਮ : ੫, ਛੰਤ ੩, ੩ : ੩ (847) 
ਹੋਰ ਰੂਪ -- ਥੇਤੇ -- 
"'ਬ੍ਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ 
ਗਵਾਈ।” (ਗਿਆਤਾ) 


- ਸਿਰੀ ੩, ਅਸ ੨੨, ੩ : 3 ੧67) 
ਬੇਦ -- ।. ।. ਗਿਆਨ ਭਰੇ ਗਰੰਥ, ਹਿੰਦੂਆਂ ਦੇ ਧਾਰਮਕ 


-- ਸਿਰੀ ੫, ਅਸ ੨੬, ੫ : ੧ (70) 
2. ਗਿਆਨ ਰ੍ ਹੀ 
“ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ।” 
-- ਸਿਰੀ ੧, ਅਸ ੧੪, ੫ : ੨ (62) 
- -- ਸਿਰੀ ੪, ਵਾਰ ੯ਸ, ੩,-੧ : ੧ (85) 
ਬੇਦਉਚਾਰ -- ਵੇਦਾਂ ਦਾ ਉਚਾਰਨ ਕਰਨ ਵਾਲਿਆਂ 
“ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦਉਚਾਰ 
ਨਹੀ ਅੰਤੁ ਪਾਇਓ। ” 
` << ਸ਼ਨਾ ੫, ੫੩, ੨ ? ੧ (683) 
ਬੇਦਸ - ਦੋ ਤੇ ਦਸ ਭਾਵ ਬਾਰ੍ਹਾਂ 
“ਬੇਦਸ ਮਾਹ ਰੁਤੀ ਥਿਤੀ ਵਾਰ ਭਲੇ।” 


- ਤੁਖਾ ੧, ਬਾਰਾ ੧੭ : ੧ (1109) 


ਬਦਨ 


1762 ਬੰਦੂ 





“ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ 
ਬੇਦਹਿ ਤਤ ਪਛਾਣਿਆ। ? (ਵੇਦਾਂ ਦਾ) 
-- ਸਾਰ ੫, ੧੧, ੧" : ੨ (1205) 
ਬੇਦਹੁ -- . 
“ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ 
ਮਾਹਿ।” (ਵੇਦਾਂ) 
- ਸਲੋ ਕਬ, ੨੩੭ : ੨ (1377) 
ਬੇਦਨ -- ਪੀੜਾ, ਵੇਦਨਾ, ਦੁਖ, ਤਕਲੀਫ 
“ਮੇਰੀ ਬੇਦਨ ਹਰਿ ਗੁਰੂ ਪੂਰਾ ਜਾਣੈ।” 
- ਮਾਝ ੪, ੩, ੩ : ੧ (95) 
“ਸੋ ਰੋਵੈ ਜਿਸੁ ਬੇਦਨ ਹੋਇ।”” 
-- ਆਸਾ ੧, ਅਸ ੪, > : ੨ (413) 
ਬੇਦਨਾਈ -- ਪੀੜਾ, ਵੇਦਨਾ 
( -- ਸਾਰ ੫, ੧੫, ੧" : ੧1206) 
ਬੇਦਨਿ -- ਪੀੜ, ਦੁੱਖ 
“ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ 
ਜਾਨੈ ਕੋਇ।” 
ਰ -- ਧਨਾ ੪, ੧੩, ੧" : ੨ (670) 
ਬੇਦਬਿਆਸੈ -- ਵੇਦਾਂ ਵਾਲਾ ਵਿਆਸ ਰਿਸ਼ੀ, ਵੇਦਾਂ 
ਦਾ ਰਚਿਤਾ ਵਿਆਸ ਰਿਸ਼ੀ 
“ਪੁਛਹੁ ਬ੍ਰਹਮੇ ਨਾਰਦੈ ਬੇਦਬਿਆਸੈ ਕੋਇ। ” 
-- ਸਿਰੀ ੧, ਅਸ ੧੦, ੧" :"੨ (59) 
ਬੇਦਾ -- ।. ਵੇਦਾਂ ਦਾ, ਵੇਦਾਂ ਨੂੰ 
“ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ।” 
-- ਸਿਰੀ ੧, ਅਸ ੫, 2 : ੧ (56) 
“ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ। ” 
- ਮਾਝ ੧, ਵਾਰ ੪ਸ, ੧, ੧ : ੪ (139) 
ਹੋਰ ਰੂਪ -- ਬੇਦਾਂ - 
“ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ 
ਅਭਿਆਸੁ । ” 
- ਮਲਾ ੩, ਅਸ ੨, ੭ : ੧ (1277) 
2. ਗਿਆਨ __ 
“ਬੇਦਾ ਗੰਢੁ ਬੋਲੇ ਸਚੁ ਕੋਇ।” 


== ਮਾ ੧, ਵਾਰ ੧੨ਸ,.੧. ੨ : ੯ (143)! 


ਬੇਦਾਰ -- (ਫਾ. ਬੇਦਾਰ) ਜਾਗਦੀ, ਸੁਚੇਤ, ਖਬਰਦਾਰ 
“ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ 








` ਹਉ ਰੇ ਭਾਈ।” 
-- ਰਾਮ ਕਬ, ੨, ੧" : ੧ (972) 
ਬੇਦਿ =- ਵੇਦ ਨੇ ਰ੍ 
- ਬਿਲਾ ੫, ੧੪, ੩ : ੧ (805) 
“ਨਭੀਜੈ ਰਾਗੀ ਨਾਦੀ ਬੇਦਿ।” (ਭਾਵ ਵੇਦ ਪੜ੍ਹਨ 
ਨਾਲ)-- ਸਾਰ ੪, ਵਾਰ ੧ਸ, ੧, ੨ : ੧ (1091) 
ਹੋਰ ਰੂਪ -- ਬੇਦੀ -- 
“ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ 
ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ।” 
(ਵੇਦਾਂ ਨਾਲ) 
- ਆਸਾ ੪. ਛੰਤ ੧੮, ੪ : ੧ (4530). 
ਬੇਦੀ -- ।. ਵੇਦਾਂ ਨਾਲ,' ਵੇਖੋ 'ਬੇਦਿ” 
2. ਵਿਆਹ ਦੀ ਵੇਦੀ ___ 
'ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ 
ਉਚਾਰਾ।” 
-- ਆਸਾ ਕਬ, ੨੪, ੨ : ੧ (482) 
3. ਧਰਮ ਪੁਸਤਕ ਦੇ ਦਸੇ ਕਰਮ ਕਾਂਡਾਂ ਅਨੁਸਾਰ 
ਜੀਵਨ ਬਤੀਤ ਕਰਨ ਵਾਲਾ, ਕਰਮ-ਕਾਂਡੀ, 
ਵੇਦ ਅਭਿਮਾਨੀ 
“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ 
ਲਿਖਾਇਆ।” ਰ੍ 
-- ਸੇਰ ਕਬ, ੩, ੨ : ੨ (654) 
ਹੋਰ ਰੂਪ -- ਬੇਦਤੀ - ॥ 
“ਕਥਾ ਕਹਾਣੀ ਬੇਦਤੈ ਆਣੀ ਪਾਪੁ ਪੁੰਨੁ 
_ਬੀਚਾਰੁ।” (ਵੇਦਾਂ ਨੇ) 
ਰ - ਸਾਰ ੪, ੧੬ਸ, ੨, ੧: ੨ (243) 
ਬੇਦੁ - ।. ਵੇਦ ੍ 
“ਬੇਦੁ ਪੁਕਾਰੇ ਵਾਚੀਐ ਬਾਣੀ ਬ਼੍ਹਮ ਬਿਆਸੁ।” 
-- ਸਿਰੀ ੧, ਅਸ ੭, ੬ : ੧ (57) 





2. ਗਿਆਨ ੍ 
“ਬੇਦੁ ਬਾਦੁ ਨ ਪਾਖੰਡੁ ਅਉਧੂ ਜਤੁ ਸਤੁ ਸਬਦਿ 
ਬੀਚਾਰੀ।” (ਭਾਵ ਵਿਦਵਤਾ) ਲਾ 

- ਰਾਮ ੧, ਅਸ ੯, ੧੯ : ੧ (908) 

“ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ 

ਲੇਖਾਰੀ।” (ਗਿਆਨ) 


- ਮਾਰੂ ੧, ਅਸ ੧੧, ੫ : ੨ (1015) 


ਬੇਦੇ ੍ 1763 








ਬੇਦੇਸਵਾ -- ਬਿਨਾ ਦੇਸ ਦੇ, ਲਾਮਕਾਨ 
“ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ 
ਬੇਦੇਸੇਵਾ।`” -- ਕੈਰ ਨਾਮ, ੧. ੪ : ੨ (1167) 
ਬਾਸਨਹ । ”` 
-- ਜੈਤ ੫, ਵਾਰ ੧੨ਸ, ੫, ੧ : ੨ (708) 
ਬੇਧਤ -- ਵਿੰਨ੍ਹ 
“ਕੋਟਿ ਆਵਧ ਤਿਸੁ ਬੇਧਤ ਨਾਹਿ। ” 
- ਸੂਹੀ ੫, ੨੪, ੨ : ੨ (742) 


ਬੇਧਿ - ਵਿਨ 

“ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ।” 
- -- ਗਉ ੪, ੫੫, ੧" : ੧ (169) 

ਹੋਰ ਰੁਪ -- ਬੇਧਿਉ -- 


“ਪ੍ਰੇਮ ਪਿਰੰਮ ਨ ਬੇਥਿਉ ਉਰਝਿਓਂ ਮਿਥ | 


ਬਿਉਹਾਰ।” (ਵਿੰਨ੍ਹਿਆ ਗਿਆ) 
-- ਚਉ ੫, ੬ : ੨ (1364) 


੫. 


-- ਸਿਰੀ ੩, ੨੯, ੨ : ੪ (37) 
ਨ ਮੀਠਾ ਰਾਮ ਰਾਜੇ।” (ਭਾਵ ਮੋਹਿਤ 
ਹੋਇਆ, ਜੁੜਿਆ) 

ਰ - ਆਸਾਂ ੫, ਛੰਤ ੩, ੧ : ੧ (453) 
“ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ 
ਸਹਜਿ ਸੁਭਾਏ।” (ਵਿੰਨ੍ਹੀ, ਪਰੋਈ ਹੋਈ) 

-- ਗਉ ੩. ਛੰਤ ੩, ੧ : ੧ (245) 
ਗਾਏ।” (ਭਾਵ ਸੰਜੋਗ ਕੀਤਾ) 
_ -- ਆਸਾ ਕਬ, ੬, ੩ : ੨ (477) 


ਬੇਧੀਅਲੇ -- ਵਿੰਨੇ, ਵਿੰਨਿਆ ਹੈ 


- ਰਾਮ ਕਬ, ੧੦, ੨ : ੩ (972) 
ਬੇਧੇ -- !. ਜੁੜਿਆ, ਵਿਧਾ ਗਿਆ . 
“ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ 


ਮੀਠਾ।” 
2. ਵਿੰਨ੍ਹੋ ਹਨ 

“ਬ੍ਹਮਾ ਬਿਸਨੁ ਮਹੇਸਰ ਬੇਧੇ।” 
- ਗੋਂਡ ਕਬ, ੮, ੪ : ੩ (872) 


- ਆਸਾਂ ੫, ਛੰਤ ੩, ੧ : ੬ (459). 


ਬੇਨ =- ਬੀਨ 
“ਅਨਿਕ ਪਾਰਜਾਤ ਅਨਿਕ ਮੁਖਿ ਬੇਨ।” _` 
-- ਸਾਰ ੫, ਅਸ ੨, ੫ : ੨ (1236) 
ਬੇਨਜਰ -- ਇਲਾਜ (ਸ਼ਬਦਾਰਥ); ਗਿਆਨਹੀਨ 
ਰ੍ (ਮਹਾਨ ਕੋਸ਼) (ਫ. ਨਜ਼ਰ) 
“ਬਦਬਖਤ ਹਮਚੁ ਬਖੀਲ ਗਾਫਿਲ ਬੇਨਜਰ 
ਬੇਬਾਕ ।” - ਤਿਲੰ ੧, ੧, ੪ : ੧ (721) 
ਜੋ ਗੁਰੂ ਗੁ ਹੂਰ ਅਹਿਨਿਸਿ ਜਹੇ ਦਾਜ ਭਟ ਬੈਯਓ 
ਉਤ - ਸਵ ੪, ਨਲ ੭ : ੫ (1399) 
ਬੇਨਤੀ -- ।. ਨਮਰ ਹੋ ਕੇ ਕਹਿਣਾ, ਆਜਿਜ਼ੀ 
ਰ ਨਾਲ ਕਹੀ ਹੋਈ ਗੱਲ 
“ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ। ” 
-- ਸਿਰੀ ੧, ੨੫, ੪ : ੧ (23) 
ਹੋਰ ਰੂਪ -- ਬੇਨੰਤੀ - 
“ਨਾਨਕ ਦਾਸੁ ਕਹੈ ਬੇਲੰਤੀ ਹਉ ਲਾਗਾ ਤਿਨ 
ਕੈ ਪਾਏ।”” -- ਸੋਰ ੩, ੫, ੪ : ੩ (601) 
ਸੋਈ।? -- ਧਨ ੧, ਛੰਤ ੧, ੪ : ੬ (688) 
ਬੇਨੰਤੀਆ -- ਰਾ ਰ 
“ਨਾਨਕ ਕੀ ਬੇਲੰਤੀਆ ਮੇ ਤੇਰਾ ਜੋਰੁ। ” (ਨਮਰ 
ਕਥਨ) _-- ਬਿਲਾ ੫, ੭੩, ੨ : ੨ (818) 
2. ਅਰਦਾਸ, ਆਜਿਜ਼ੀ_ ਨਾਲ ਕੀਤੀ ਯਾਚਨਾ, 








“ਪਾਇ ਲਗਉ ਮੋਹਿ ਕਰਉ ਬੇਲਤੀ ਕੋਊ ਸੰਤ 
_ਮਿਲੈ ਬਡਭਾਗੀ।” 


-- ਗਉ ੫, ੧੧੯, ੧” : ੨ (204) 
ਹੋਰ ਰੂਪ -- ਬੇਨੰਤੀ -- 
“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ 


ਕੀ ਬੇਲਾ।” 


ਲੇ 1764 


“ਨੇ ਔਧਲੇ ਲੋਈ ਬੇਪੀਚ“ 





` - ਗਉ ੫, ਸੋਹ ੫, ੧ : ੧ (13) 
ਬੇਨੰਤੀਆ -- 
“ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ 
ਨਾਮੁ।” (ਅਰਦਾਸ, ਬੇਨਤੀ) 
ਰ੍ -- ਮਾਝ ੫, ਬਾਰਾ ੧ : ੯ (133) 
“ਸੁਣਿ ਯਾਰ ਹਮਾਰੇ ਸਜਣ ਇਕ ਕਰਉ 
ਬੇਨੰਤੀਆ। ” 

੍ -- ਜੈਤ ੫, ਛੰਤ ੧, ੧ : ੧ (703) 
'ਬੇਨਾਧਾ -- ਨਾਸ ਹੋਣਾ 
- ਸਾਰ ੫, ੬, ੧ : ੧ (1204) 
ਬੇਨਿਵਾਜਾ =- ਨਮਾਜ਼ ਨ ਕਰਨ ਵਾਲਾ 





“ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ।” 


ਰ - ਸਲੋ ਫਰ, ੭੦ : ੧ (138।) 
ਬੁ -- ਬੀਨ ਰ 
``ਬਜਾਵਉਂਗੋਂ। -- ਰਾਂਮ ਨਾਮ, ੨, ੧ : ੨ (972) 
ਬੇਪਰਵਾਹ -- (ਫਾ. ਬੇਪਰਵਾ) ਬੇਫਿਕਰ, ਪਰਵਾ 
(ਇਫ਼ਾ) ਰਹਿਤ 
“ਦੂਸਨ ਨਾਹੀ ਅਵਰ ਕੋ ਨਾਨਕ ਬੇਪਰਵਾਹ। ” 
-- ਗਉਂ ੫, ਬਾਅ ੧੨ਸ : ੨ (252) 
“ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ । ” 
(ਭਾਵ ਪ੍ਰਭੂ) _ -- ਸਲੋ ਫਰ, ੩੨ : ੨ (1379) 
ਹੋਰ ਰੂਪ -- ਬੇਪਰਵਾਹਾ -- 
“ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ 
ਬੇਪਰਵਾਹਾ ਹੇ। ” 

- ਮਾਰੂ ਛੇ, ਸੋਲਾ ੧੧, ੧੬ : ੩ (1055) 
ਬੇਪਰਵਾਹੁ -- 
“ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ 

ਆਧਾਰਾ। ` (ਅਨਗਰਜ਼, ਮਸਤ) 
<= ਰਾਮ੫, ੫, ੨ ? ੨੧੬80) 








ਬੇਪਰਵਾਹੇ -- ਰ 
-- ਗੋਂਡ ੫, ੧, ੪ : ੨ (869) 
ਬੇਪੀਰਿ -- ਨਿਗੁਰਾ, ਜਿਸਦਾ ਕੋਈ ਪੀਰ (ਗੁਰੂ) 
ਨ ਹੋਵੇ 








- ਗੋਂਡ ਕਬ, ੬, ੪ : ੩ (671) 
ਬੇਬ -- ਬੇਬੇ, ਭੈਣ 
“ਤੀਜੈ ਭਯਾ ਭਾਭੀ ਬੇਬ।” 
-- ਮਾਝ ੧, ਵਾਰ ੧ਸ, ੧, ੨ : ੩ (137) 
ਬੇਬਰਜਤ -- ਵਿਵਰਜਿਤ, ਮਨ੍ਹਾ ਕੀਤੀ ਹੋਈ 
“ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ। ” 
-- ਗਉਂ ੫, ੧੪੮, ੧: ੧ (212) 
ਬੇਬਾ -- ਬੇਬ, ਭੈਣ 
“ਸੰਗਿ ਨ ਕੋਈ ਭਈਆ ਬੇਬਾ।” 
- ਮਾਰੂ ੫, ਅਸ ਦ, ੩ : ੧ (1020) 
ਬੇਬਾਕ -- ਹਿਸਾਬ ਤੋਂ ਮੁਕਤ ਭਾਵ ਨਿਡਰ 
“ਬਦਬਖਤ ਹਮਚੁ ਬਖੀਲ ਗਾਫਿਲ ਬੇ ਨਜਰ 
ਬੇਬਾਕ । ” - ਤਿਲੰ ੧, ੧, ੪ : ੧ (721) 
ਬੇਬਾਣ -- ਬੀਆਬਾਨ ਜੰਗਲ 
“ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ। ” 
-- ਆਸਾ ੧, ਵਾਰ ਦਸ, ੧, ੨ : ੨ (467) 
ਹੋਰ ਰੁਪ -- ਬੇਬਾਣਿ -- 
“ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ।” 
(ਜੰਗਲ ਵਿਚ) ਰ੍ 
-- ਸਿਰੀ ੫, ੭੩, ੧ : ੨ (43) 
ਬੇਬਾਣੀ -- 
“ਰਹੈ ਬੇਬਾਣੀ ਮੜੀ ਮਸਾਣੀ।” (ਜੰਗਲਾਂ ਵਿਚ) 
- ਆਸਾ ੧, ਵਾਰ ੯ਸ, ੧, ੨ : ੧੩ (467) 
ਬੇਬਾਣੁੂ -- ਮੁਰਦਾ ਜ਼ੁਕਣ ਵਾਲਾ ਤਖਤਾ, ਅਰਥੀ 
“ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ 
ਹਰਿ ਰੰਗੁ ਗੁਰ ਭਾਵਏ।” 
- ਰਾਮ ਸੁੰਢ, ਸਦ ੫ : ੩ (923) 


ਬੇਬਾਣੈ -- ਜੰਗਲਾਂ ਵਿਚ (ਰਹਿਣਾ) 


`ਬੇਬਾਣੈ।”” -- ਗਉ ੧, ਛੰਤ ੨, ੩ : ੫ (243) 
ਬੇਮੁਹਤਾਜ -- ਜਿਸ ਨੂੰ ਕਿਸੇ ਦੀ ਮੁਹਤਾਜੀ ਨਾ 
ਰੋ 


“ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ 
'ਬਾਪਾ। =- ਸਿਰੀਂ ੫, ੯੭, ੨ : ੨ (51) 
ਹੋਰ ਰੂਪ -- ਬੇਮੁਹਤਾਜੁ -- 

“ਬੇਮੁਹਤਾਜੁ ਪੂਰਾ ਪਾਤਿਸਾਹੁ।” ( (ਜਿਸ ਨੂੰ 


ਕਿਸੇ ਦੀ ਮੁਕਤੀ ਨਹੀਂ) 
-- ਗਉ ੫, ੯੫, ੪ : ੧ (184) 
ਬੇਮੁਹਤਾਜੇ -- 
%.ਡ ਕਢ ।ਜਿਮੇਕਹਿ"ਜਿ ਬੈਮਰੜਾਜੈ।” 
-- ਗਉਂ ੫, ਸੁਖ ੧, ੫ : ੫ (263), 
ਬੇਮੁਖ -- ਮੁਨਕਰ, ਮੂੰਹ ਦੂਜੇ ਪਾਸੇ ਫੇਰਨ ਵਾਲਾ 
“ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ 
ਗਾਲਿ।” _ -- ਸੋਰ ੫, ਅਸ ੨, ੬ : ੨ (641) 
ਬੇਮੁਖਾਈ -- ਬੇਮੁਖਤਾ, ਮੂੰਹ ਮੋੜਿਆ ਹੋਣਾ 
“ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ 
ਘੋਰ ਮਹਿ ਪਰਿਆ।” 
`__-- ਸੋਰ ਪੰ. ੧੫, ੩ : ੨ (613) 


ਹੋਵੇ 
“ਤਿਸੁ ਸਿਉ ਬੇਸੁਖੁ ਜਿਨਿ ਜੀਉ ਪਿੰਡੁ ਚੀਨਾ।” | 
-- ਗਉਂ ੫, ੧੪੭, ੧" : ੧ (195) 
ਬੇਰ -- ਵਾਰੀ, ਵੇਰ 





“ਕਹਿ ਕਬੀਰ ਅੰਤ ਕੀ ਬੇਰ ਆਇ ਲਗੋ ਕਾਲੂ 
ਨਿਦਾਨਿ।” -- ਕੇਦਾ ਕਬ, ੫, ੨ : ੨ (1124) 
ਬੇਰਾ -- ।. ਵੇਲਾ, ਵਕਤ, ਸਮਾਂ 


ਫੰਧੂ | - ਗਉ ੫, ਬਾਅ ੧੯ : ੪ (254) 
_2. ਵੇਰਾਂ, ਵਾਰੀ ੍ 


ਅਗਾਧਿਓ।” 
`-- ਦੇਵ ੫, ੧੩, ੨ : ੨ (530) 
ਬੇਰਾਂਵੈ - ਪਰਚਾਉਂਦੀ ਹੈ __ 
“ਮੁਖਿ ਬੇਰਾਂਵੈ ਅੰਤਿ ਠਗਾਵੈ।” 

- ਰਾਮ ੫, ੨੯, ੩ : ੧ (892) 
ਬੇਰਿ -- ਬੇਰੀ, ਇਕ ਫਲਦਾਰ ਦਰਖਤ 
“ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ 
ਬੇਰਿ।” - ਸਲੋ ਕਬ, ੮੮ : ੧ (1369) 
ਬੇਰੀ -- ਬੇੜੀ, ਬੰਧਨ ਰ 
ਤਾਰੀਐ।-- ਬਿਹਾ ੫, ਛੰਤ ੬, ੨ : ੩ (545) 
ਬੇਰੀਆ -- ਵਾਰੀ ਹ 
ਦਰ 





1765 








ਅਗਾਹੁ।”” _-- ਮਾਝ ੫, ਬਾਰਾ ੧੧ : ੭ (135) 
ਬੇਰੇ -- ਵੇਲੇ, ਸਮੇਂ 
“ਹਰਿ ਨਾਨਕ ਬਿਸਰੂ ਨ ਕਾਹੂ ਬੇਰੇ।” 
`.`- ਬਿਲਾ ੫, ੧੯, ੨ : ੨ (806) 
ਹੋਰ ਰੁਪ -- ਬੇਚੈ -- 
“ਪਭ ਕ੍ਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ 
ਉਹ ਬੇਰੈ। ” (ਵੇਲੇ) 
- ਕਾਨ ੫, ੧੬, ੪ : ੨ (1301) 
ਬੇਰ੍ਹੇ - ਵਲਿਆ ਹੋਇਆ 
ਮੈਲਾਗਰ ਬੇਰ੍ਹੇ ਹੈ ਭੂਇ ਅੰਗਾ।” 
- ਗੁਜ ਰਵਿ, ੧, ੨ : ੧ (525) 


ਬੇਲ -- ਵੇਲ 

ਚਰਿ ਬੇਲ।” -- ਆਸਾ ੪, ੬੧, ੨ : ੨ (366) 
ਬੇਲਾ -- ਵੇਲਾ, ਸਮਾਂ 

“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ 

_ਬੇਲਾ। ” - ਗਉ ੫, ਸੋਹ ੫, ੧ : ੧ (13) 
ਬੇਲਿ -- ਵੇਲ ਰ 


ਰਿ -- ਆਂਸਾ ੧, ੮, ੧ : ੧ (351) 
ਬੇਲੀ -- ।. ਮਿਤਰ, ਦੋਸਤ _ 
ਕਰ ਹਿਤ ਲਾਅ ਬੋਲੀ ਕੋਇ ਨ 
ਹੋਇ।” -- ਸਿਰੀ ੪, ੭੦. ੧" : ੨ (41) 
ਹੋਰ ਰੂਪ -- ਬੋਲੀਆਂ =- ਲੀ 
`. “ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ 
ਰਾ ਹੋ ਪਠ ਬੋਲੀਆਂ (ਮਿਤਰ 
- ਤੁਖਾ ੧, ਛੰਤ ੨, ੪ : ੪ (1110) 
ਬੇਣਜੀਰ -- ਜਿਸ ਨੂੰ ਵਜ਼ੀਰ ਭਾਵ ਸਲਾਹਕਾਰ ਦੀ 
“ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ 
_ਖੇਲੁ ਕੀਆ ਆਪਣੈ ਉਂਛਾਹਿ ਜੀਉ।” ਰ 
- ਸਵ ੪, ਗਯੰ ੮ : ੨ (1402) 
ਬੇੜਾ -- ਬੇੜੀ, ਨਉਕਾ, ਵਡੀ ਬੇੜੀ __ 
“ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ 
ਲਗਿ ਪਾਰਿ ਜਨ ਪਾਇ। ' 
- ਨੋਰ ੩. ੯, ੪ : ੨ (603) 


(ਜੀਵਨ ਬੇੜਾ ਭਾਵ ਸਰੀਰ) 
- ਸਲੋ ਕਬ, ੩੫ : ੧ (1366) 
ਬੇੜੀ -- 1. ਨਾਉਕਾ 

“ਨਾ ਬੇੜੀ ਨ ਤੁਲਹੜਾ ਨਾ ਪਾਈਐ ਪਿਰੁ ਦੂਰਿ।” 
- ਸਿਰੀ ੧, ੯, ੧ : ੩ (17) 

2. ਬੰਧਨ, ਫਾਹੀ, ਜੰਜੀਰ 
“ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ 

ਦੇਹਿ ਅਧਾਰਾ।” 
<< 

3. ਵ੍ਰੇੜੀ, ਲਿਬੜੀ ਹੋਈ 
“ਫਰੀਦਾ ਰਹੀ ਸੁ ਬੇੜੀ ਹਿੰਬੁ ਦੀ ਗਈ ਕਬ਼ੂਰੀ 


[ - ਸਲੋ ਫਰ, ੩੩ : ੨ (1379) 





ਗੌਥੂ। `' 
ਬੇੜੁ -- ਬੇੜਾ 
“ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ।” ਰ੍ 
ਨੀ - ਮਲਾ ੧, ਵਾਰ ੨੬ : ੫ (1290) 
ਬੇੜੁਲਾ -- ਬੇੜਾ 
“ਜਪ ਤਪ ਕਾ ਬੰਧੁ ਬੇੜੂਲਾ ਜਿਤੁ ਲੰਘਹਿ ਵਹੇਲਾ।” 
- ਸੂਹੀ ੨, ੪, ੧ : ੧ (729) 
ਬੇੜੇ -- ਬੇੜੀ ਵਿਚ, ਨਉਕਾ ਵਿਚ 
“ਸਭੁ ਪਰਵਾਰੁ ਚੜਾਇਆ ਬੇੜੇ ।” 
- ਗਉਂ ਕਬ, ੬੧, ੧" : 
ਹੋਰ ਰੂਪ -- ਬੇੜੈ -- 
ਬੇੜੈ ਚਾੜਿ।” (ਬੇੜੀ ਵਿਚ) 
- ਸੋਰ ੩, ਅਸ ੨, ੨ : ੨ (638) 
ਬੇੜ੍ਓ -- ਵੇੜ੍ਰਿਆਂ ਹੋਇਆ, ਘਿਰਿਆ ਹੋਇਆ 
ਪਲਾਸ।”” __ -- ਸਲੋ ਕਬ, ੧੧ : ੨ (1365) 
ਬੈ -- ।. (ਅ. ਬੈ) ਖਰੀਦਨਾ 
“ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ 
ਆਨੀ।” _ -- ਆਸਾ ੫, ੩੮, ੧ : ੨ (379) 
2. ਮੁਲ/ਕੀਮਤ ਲੈ ਕੇ ਦੇਣਾ ਰ੍ 
“ਇੰਹੂ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ।” 
-- ਸੂਹੀ ੧, ੭, ੪ : ੧ (730) 
ਬੈਆਲੰ -- ਜਿਸ ਦਾ ਘਰ ਨਾਲ ਰਹਿਤ ਹੈ ਅਰਥਾਤ 
ਥਿਰ ਹੈ 


[ ਕੰ (2077 


1766 














1 
ਬੈਆਲੰ। 





- ਮਲਾ ੧, ਅਸ ੪, ੮ : ੨ (1275) 
ਬੈਸ -- ਵੈਸ਼, ਖੇਤੀ ਤੇ ਵਪਾਰ ਕਰਨ ਵਾਲਾ ਵਿਅਕਤੀ 
“ਬ੍ਹਮਨ ਬੈਸ ਸੂਦ ਅਰੁ ਖ੍ਰਤ੍ਰੀ ਡੋਮ ਚੰਡਾਰ ਮਲੇਛ 
ਮਨ ਸੋਇ।”-- ਬਿਲਾ ਰਵਿ, ੨. ੧ : ੧ (058) 
ਬੈਸਉ -- ਬੈਠਦਾ ਹਾਂ 
ਬਾਵੰ।” - ਆਸਾਂ ੧, ੩੭, ੨ : ੧ (360) 
ਬੈਸਈ -- ਬੇਠਦੀ ਰ੍ ਰ੍ 
“ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ 
ਸਮਾਇ।” -- ਸਿਰੀ ੧, ਅਸ ੨, ੪: ੧ (54) 
ਬੈਸਹ -- ਬੈਠਣਾ 
“ਜਹ ਬੈਸਾਵਹਿ ਬੈਸਹ ਭਾਈ ਜਾ ਭੇਜਹਿ ਤਹ 


ਜਾਉ।” - ਸਲੋ ੩, ੫੧ : ੩ (1419) 


_ਰੋਰ ਰੂਪ - ਬੈਸਹਿ -- 


“ਰੇ ਮਨ ਲੇਖੈ ਚਾਲਹਿ ਲੇਥੈ ਬੈਸਹਿ ਲੇਖੈ ਲੈਦਾ 
ਸਾਹਾ।” (ਬੈਠਦਾ ਹੈ) 
- ਆਸਾ ੫, ੧੨੩, ੪ : ੧ (402) 
ਬੈਸਹੁ -- 
“ਸੁਖਿ ਬੈਸਹੁ ਸੰਤ ਸਾਜਨ ਪਰਵਾਰੁ। ” (ਬੈਠੋ) 
- ਗਉਂ ੫, ੯੬, ੪: ੧(185) 
ਬੈਸਕ - ਬਹਿਣੀ, ਸੰਗਤ, ਬੈਠਕ, ਸੁਹਬਤ 
“ਸਚੀ ਬੈਸਕ ਤਿਨ੍ਹਾਂ ਸੰਗਿ ਜਿਨ ਸੌਗਿ ਜਪੀਐ 
ਨਾਉ।” 
` ਗੂਜ ੫, ਵਾਰ ੧੦ਸ, ੫, ੨ : ੧ (520) 
ਬੈਸਣ -- ਬੈਠਣ ਲਈ 
“ਦਰਗਹ ਬੈਸਣ ਨਾਹੀ ਥਾਉ।” 
-- ਆਸਾ ੧, ੧੮, ੨ : ੨ (354) 
ਬੈਸਣਹਾਰੁ - ਬੈਠਣ ਵਾਲੇ 
“ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ।” 
`” ਆਸਾ ੧, ਵਾਰ ੧੦ਸ, ੧, ੧ - ਦ (466) 
ਬੈਸਣਾ -- ਬੈਠਣਾ 
"ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ 


ਧੋਖ।” _-- ਸਿਰੀ ੧, ਅਸ, ੧੭, ੧ : ੧ (64) 
ਹੋਰ ਰੂਪ -- ਬੈਸਣਿ -- 
“ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ 


ਰਾਤਾ ਵੀਚਾਰੇ।” (ਬੈਠਣ) 


1767 





-- ਆਸਾ ੧, ਛੰਤ ੨, ੧ : ੫ (436) 


ਬੈਸਣੁ -- 
“ਤਾ ਦਰਗਹ ਬੈਸਣੂ ਪਾਈਐ। ” (ਬੈਠਣਾ) 


-- ਸਿਰੀ ੧, ੩੩, ੪ : ੨ (26) 


-- ਗਉ ੫, ੮੦, ੨ : ੩ (179) 


“ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ | 


ਖਟਾਨੀ।” (ਬੈਠਦਿਆਂ) 
-- ਆਸਾ ੫, ੧੩੫, ੨ : ੧ (404) 
ਬੈਸੰਤਰ -- ਅਗਨੀ, ਅੱਗ ` 
-- ਗਉ ੫. ਸੁਖ ੧੦, ੩ : ੫ (275) 
ਹੋਰ ਰੁਪ -- ਬੈਸੰਤਰੰ -- ਰ 
“ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ 
ਬੇਸਟੰ।” (ਅਗਨੀ) 
-- ਸਸ ੫, ੫੩ : ੧ (1359) 
ਬੈਸੰਤਰਿ -- ਰ 
ਕਟਾਇ।” (ਅਗਨੀ ਵਿਚ) 
ਰ --- ਸਿਰੀ ੧, ਅਸ ੧੪, ੨ : ੧ (62) 
4 0 
(ਅਗਨੀ) __ 


-- ਮਾਝ ੩, ਅਸ ੧੪,੨:੨(117)। 


ਬੈਸੰਤਰੋ -- 
“ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ 
ਹਰਿ ਹਰਿ ਹਰਿ ਜਸੁ ਗਾਵੈ ਰਾਮ।” (ਅੱਗ) 
-- ਬਿਹਾ ੪, ਛੰਤ ੪, ੪ : ੨ (540) 
ਬੈਸਤੇ -- ਬੈਠਣ ਨਾਲ 
“ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ।” 


- ਰਾਮ ੫, ਵਾਰ ੨੦ਸ, ੫, ੨ : ੨ (965) 


ਬੁਰੀ ਮਾਇ।” -- ਸਲੋ ਕਬ, ੫੨ : ੧ (1367) 
_ਬੈਸਨਿ -- ਬੈਠਣ 


“ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ।” 

















ਬੈਸਿ 
-- ਗਉ ੫, ਵਾਰ ੫ : ੧ (319) 

ਹੋਰ ਰੁਪ - ਬੈਸਨੁ -- . __ 
“ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ 


ਮਿਲਿਓ ਬਾਸਾਨੀ।”? (ਬੈਠਣਾ, ਭਾਵ ਵਾਸਾ, 
ਵਸੋਂ) _-- ਸਾਰ ੫, ੩੧, ੧ : ੨ (1210) 
ਚੈਸਨੋ -- ਵਿਸ਼ਨੂੰ ਦਾ ਉਪਾਸ਼ਕ ਰ 
“ਸੋ ਬੈਸਨੋ ਹੈ ਅਪਰ ਅਪਾਰੁ।” 
` -- ਗਉ ੫, ੧੬੫. ੪ : ੧ (199) 
ਹੋਰ ਰੂਪ -- ਬੈਸਨੌ -- 
“ਜਿਹ ਕੁਲ ਸਾਧੁ ਬੈਸਨੌ ਹੋਇ। ” 
- ਸਿਲਾ ਰਵਿ, ੨, ੧" 
ਬੈਸਾ -- ।. ਬੈਠਾ 
“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ । ” 
`.-- ਸਿਰੀ ੧, ੧, ੩ : ੨ (14) 
ਹੋਰ ਰੂਪ - ਬੈਸਾਇ -- 
“ਇਕਿ ਬੈਸਾਇ ਰਖੇ ਗ੍ਰਿਹ ਅੰਤਰਿ।” 
-- ਮਾਰੂ ੫, ਸੋਲਾ ੧੦, ੫ : ੧ (1081) 
2. ਫਾ. ਬੈਸਾ ਝਾੜ, ਟਾਹਣੀਆਂ 
_“ਤਲੈ ਰੇ ਬੈਸਾ ਊਪਰਿ ਸੂਲਾ। ” 
-- ਆਸਾ ਕਬ, ੨੨, ੩ : ੧ (481) 


: ੧ (626) 


ਬੈਸਾਲਹਿ -- ਬੈਠਾਵੇ 


ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ 
ਤਹ ਜਾਵਾ।” _-- ਮਾਰੂ ੩, ੧, ੧ : ੧ (993) 
ਬੈਸਾਵਹਿ -- ਬੈਠਾਵੇ ___ 
"ਜਹ ਬੈਸਾਵਹਿ ਬੈਸਹ ਭਾਈ ਜਹ ਭੋਜਹਿ ਤਹ 
ਜਾਉ ।” - ਸਲੋ ੩, ੫੧ : ੩ (1419) 
ਬੈਸਿ -- ਬੈਠ ਕੇ 
“ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ 


ਕੂਹਾ ਜੀਉ।” -- ਮਾਝ ੫, ੧੮, ੪ : ੧ (100) 
ਹੋਰ ਰੂਪ -- ਬੈਸਿਓ -- _ 
“ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ 


-- ਮਾਰੂ ੫, ਅਸ ੩, ੨ : ੧(1017) 

“ਅਜੁ ਸੈ ਬੈਸਿਓ ਹਰਿ ਹਾਟ।” (ਬੈਠਾ ਹਾਂ) 
- ਮਲਾਂ ੫, ੧੪, ੧" : ੧ (1269) 
ਬੈਸੀਐ -- __ ਰ 
“ਤਿੰਨਾ ਪਾਸਿ ਨ ਬੇਸੀਐ ਓਨਾ_ ਘਰੁ ਨ 


ਸਿ (ਬੈਠੀਐ) 

ਰ੍ `___- ਸਿਰੀ ੩, ਐਸ ੨੦, ੪: ੨ (66) 

`ਬੈਸੁ -- ।. ਵੈਸ਼, ਕਿਰਸਾਨੀ ਅਥਵਾ ਵਪਾਰ ਕਰਨ 
ਲਨ 

_“ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ।” 


- ਗਉ ੫. ਥਿਤੀ ੧੭ : ੭ (300) | 


2. ਬੈਠ 
“ਮਨੁ ਦ੍ਰਿਤੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ 
ਕਲਪਣਾਂ ਜਾਈ।” 
- ਰਾਮ ੩, ਅਸ ੧, ੩ : ੧(908). 
ਹੋਰ ਰੂਪ -- ਬੈਸੇ -- 


“ਹਰਿ ਧਨੁ ਚਲਤੇ ਹਰਿਧਨੁ ਬੈਸੇ ਹਰਿਧਨੁ 
ਜਾਗਤ ਸੂਤਾ।” (ਬੈਠਿਆ) 
` - ਗੂਜ ੫, ੩, ੧" 
ਭੇਸੈ -- 
"ਜਹ ਬੈਸਉ ਤਹ ਨਾਲੇ ਬੈਸੈ।” (ਬੇਠੇ) 
_- ਆਸਾਂ ੫, ੪, ੩ : ੧ (371) 
ਬੈਸ੍ਵਹ - ਵਿਸ਼ਨੂੰ ਦਾ ਉਪਾਸ਼ਕ ਸਾਧ 
“ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ 
__ਤਥਾ ਬੈਸ੍ਹਵਹ।” -- ਸਸ ੫. ੫੬ : ੨ (1359) 
ਬੈਸਹਾਂਤਰਹ -- ਅਗਨੀ ਵਿਚ 
“ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪੁ 
ਬੈਸਾਂਤਰਹ। ” 
ਬੈਹਣਾ -- ।. ਸਿੰਘਾਸਨ, ਤਖਤ, __ 
“ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ।” 
ਰ੍ - ਰਾਮ ਬਸ, ਵਾਰ ੬ : ੧ (967) 
2. ਸਥਾਨ ਰ੍ 
"ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ।” 


“- ਮਾਰੂ ੧, ਅਸ ੬ 2 (1015) 


ਬੈਹਣੇ -- 1. ਬੈਠਣ ਉਠਣ, ਸੰਗਤ 

- ਮਾਝ ੫, ਅਸ ੩੮, ੩ : ੧;੨ (132) 
2. ਬੈਠਣ ਦਾ ਸਥਾਨ, ਭਾਵ ਤਖਤ 

- ਗੂਜ ੫, ਵਾਰ ੨ਸ, ੫, ੨ : ੧ (518) 


ਬੈਹਨ੍ਿ -- ਬੈਠਦੇ ਹਨ 


ੈਸੂ___ ਰ 1768. ਰ ਰ 
_ “ਕਿਤੀ ਬੈਹਨ੍ਹਿ ਬੈਹਣੇ ਮੁਚੁ ਵਜਾਇਨਿ ਵਜ।” 


ਹੀ (495) 





-- ਸਸ ੫, ੧੭ : ੧(1355) | 


ਬੈਠਤ 





` ਗੂਜ ੫, ਵਾਰ ੨ਸ, ੫; ੨ : ੧ (518) 
ਬੈਕੁੰਠ -- ਸਵਰਗ, ਵਿਸ਼ਨੂੰ ਜੀ ਦਾ ਨਿਵਾਸ ਸਥਾਨ 
"ਜਾਸੁ ਜਪਤ ਕਈ ਬੈਕੁੰਠ ਵਾਸੁ।” 

- ਗਉ ੫, ਅਸ ੨, ੫ : ੩ੇ.(236) 

ਹੋਰ ਰੂਪ -- ਬੈਕੁੰਠਹ -- 
“ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ 
ਪਾਂਏ।” -- ਸਾਰ ੫, ੨੩, ੧“: ੨ (1206). 
ਬੈਕੂੰਠਹਿ -- ਹਿਤ 
“ਅਜੈਮਲ ਕੀਓ ਬੈਕੁੰਠਰਿ ਥਾਨੇ।” (ਬੈਕੁੰਠ 


ਵਿਚ) _ -- ਗੋਂਡ ਨਾਮ, ੫, ੨ : ੨ (874) 
ਬੈਕੁੰਠਿ - 
“ਨਿੰਦਾ ਹੋਇ ਤ ਬੈਕੁੰਠਿ ਜਾਈਐ।” 


- ਗਉ ਕਬ, 2੧, ੧ : ੧ (339) 


ਜਾ - ਮਾਝ ੫. ੪੦, ੩ : ੩ (106) 
“ਸਾਧਸੰਗਤਿ ਬੈਕੰਠੈ ਆਹਿ।” 
- ਗਉ ਕਬ, ੧੦, ੪ : ੨ (325). 
“ਦਰ ਦਰਸਨ ਕਾ ਖ੍ੀਤਮੂ ਹੋਵੈ ਮੁਕਤਿ ਬੈਕੂੰਠੈ 
ਕਰੈ ਕਿਆ।” 
-- ਆਸਾ ੧, ੩੮, ੧: ੧ (360) 
ਬੈਖਰੀਦੁ -- ਮੁਲ ਖਰੀਦਿਆ 
“ਮੈ ਬੰਦਾ ਬੈਖਰੀਦੂ ਸਚੁ ਸਾਹਿਬ ਮੇਰਾ।” 
__“ ਆਸਾਂ ੫, ੧੦੩, ੧ : ੧ (396) 
ਸੈਲ... ਜੋਨ ਰ੍ ਰੀ ਰ ॥ 
`- ਗਉ ੫. ਸੁਖ ੪, ੧: ੮ (267) 
ਬੈਠਕਾ -- ਬੈਠਣ ਦਾ ਥਾਂ ਭਾਵ _ਨਿਵਾਸ ਸਥਾਨ 
“ਸਚੁਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ। ” 
- ਮਾਰੂ ੫, ੧੪, ੪ : ੧ (1002) 
ਬੈਠਣ -- ਬਹਿਣ _ 
“ਸਾਧਸੰਗਿ ਤਾ ਬੈਠਣੂ ਪਾਵਉ” 
4 ਜਉ ੫, ੯੧6 2 30185) 


ਬੈਠਤ -- ।. ਬੈਠਦਿਆਂ 





<< ਮਾਝ ੫. <੬., ੧ : ੧ (101) 
2. ਬੈਠਿਆਂ ਬੈਠਿਆਂ 
“ਕਈ ਕੋਟਿ ਬੈਠਤ ਹੀ ਖਾਹਿ।” 
-- ਗਉ ੫. ਸੁਖ ੧੦, ੫ : ੫ (276) 
3. ਬੈਠਦੇ ਹਨ _ - 
`'ੂਖ ਸੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ 
`__ ਦਿਸਿ ਘੇਰੈ।” 
ਰ - ਸੋਰ ੯, ੧੨, ੧: ੧ (634) 
ਬੈਠਨੁ - ਭਾਵ ਸੰਗਤ 
“ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ 
_ਜਨ ਕੈ ਸੰਗਾ।” 


- ਬਿਲਾ ੫, ੧੨੦, ੧ : ੧ (828) | 


ਹੋਰ ਰੁਪ -- ਬੈਠਨੋ -- 


“ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ 


ਚਰਣ ਸੇਵਈ।” (ਬੈਠਣ ਲਈ) 


- ਆਸਾ ੫, ੧2੪, 2 : ੨ (402) 


` -- ਮਾਝ ੫, ਬਾਰਾਂ ੧੦ : । ਬੂ (14) 


ਬੈਠਾ -- ਬਹਿਣਾ 


ਰਿ ਰ 


_ (ਭਾਵ ਪਕੀ ਤਰ੍ਹਾਂ ਸਥਿਰ ਹੋਣਾ) 
`.`- ਸਿਰੀ ੧, ੧, ੪ : ੧ (14) 
“ਦੁਰਮਤਿ ਕਾ ਦੂਖੁ ਕਟਿਆ ਭਾਗੁ ਬੈਠਾ ਮਸਤਕਿ 
ਆਇ ਜੀਉ।” (ਬਹਿ ਗਿਆ) _ 


- ਸਿਰੀ ੧, ਅਸ ੨੮, ੧੧: ੩ (72)। 


2. ਸਥਿਤ 


ਛਾਇਆ।” ਵਰ 


_ ਆਸਾ ੧. ੮. ੩: ਹੀ 


ਬੈਠਾਯਉ -- ਵਿ ਸਥਿਤ ਜੀਤ ਰ 
“ਹਰਿ ਸਿੰਘਾਸਣੂ ਦੀਅਉ ਸਿਰੀ ਗੁਰੁ ਤਹ 
ਬੈਠਾਯਉ । ” 

_ਬੈਠਾਲੀ -- ਬੈਠਾਇਆ ਹੈ 








-- ਸਵ ੫, ਹਰਿ ੨ : ੨ (1409) 








“ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ 
ਦਿਖਾਇਆ।” -- ਆਸਾ ੫, ੧,੧: ੨ (370) 
ਬੈਠਾਵਹੁ -- ਸਥਿਤ ਕਰੋ, ਬਹਾਲੋ __ 
“ਨਿਥਾਵੇ ਕਉ ਤੁਮ ਥਾਨਿ ਬੈਠਾਵਹੁ।” 

-- ਭੈਰ ੫. ੩੬, ੨: ੩ (1146) 
ਬੈਠਿ -- ਬੈਠ ਕੇ, ਬਹਿ ਕੇ 
“ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ 


ਖਾਇਆ।” - ਬਸੰ ਕਬ, ੭, ੩ : ੨ (1195) 
ਹੋਰ ਰੁਪ -- ਬੈਠਿਆ -- ਰ 
“ਬਿਨੁ ਭਾਗਾ ਸਤਿਗੁਰੂ ਨ ਮਿਲੈ ਘਰਿ ਬੈਠਿਆ 


ਨਿਕਟਿ ਨਿਤ ਪਾਸਿ।” (ਬੈਠੇ ਹੋਇਆ) 
- ਸਿਰੀ ੫, ੬੭, ੩ : ੧(40) 


ਸਾ ਧਨਾ।” (ਬੈਠੀ ਹੈ) (ਸਥਿਤ ਹੈ) __ 
`ਰਉਂ੧, ੧੪, ੨.: ੧ (155). 


ਬੈਠੀਆ - 
“ਜੋਬਨੁ ਗਇਆ ਬਿਤੀਤਿ ਜਰੁ ਮਲਿ 
ਬੈਠੀਆ। (ਬੈਠਾ ਹੈ) __ ਰ 
ਰ _-- ਜੈਤ ੫, ਛੰਤ ੩, ੩ : ੧ (705) 
“ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ 
- ਨਾਲਿ।” ਰ 


-- ਸਿਰੀ ੪, ਵਾਰ ੨੦ਸ, ੧,੧:੨(91) 


“ਆਉ ਬੈਠੁ ਆਦਰੁ ਸੁਭ ਦੇਊ।” (ਬੈਠੋ, _ 
ਆਉ ਬੈਠੂ ਭਾਵ ਹੈ 'ਜੀ-ਆਇਆ”) _ 
_ -- ਗਉਂ ੫, ਬਾਅ ੧੦ : ੪ (252) 
ਬੈਠੇ - __ ਰ 
ਰ੍ -ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ 
ਸਿਖ ਬੈਠੇ ਸਤਿਗੁਰ ਪਾਸਿ।” ਰਿ 

_ ਸਥਿਤ ਹੋਏ) ਰ੍ 
-- ਗਉ ੪, ਵਾਰ ੨੬ : ੫ (314) 
ਮਰਿ ਲੀ ਪਥਰ 
(ਬੈਠਿਆਂ) _ 
` -- ਆਸਾ ੫, 2... 1 0060 

ਬੈਠੋ --. 

“ਮਲੈ ਨ ਲਾਛੈ ਪਾਰ ਮਲੋ ਪਰ ਮਲੀਓ ਬੈਠੋ ਰੀ 


ਬੈਣ 1770 
_ ਆਈ।?” (ਬੈਠਿਆ ਭਾਵ ਆ ਵਸਿਆ) 


- ਗੂਜ ਨਾਮ, ੨, ੧ : ੧ (525) 
“ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ 
ਬਿਸਰਾਮੁ।” (ਬੈਠਾ ਹੈ) 
- ਬਸੰ ੯, ੩, ੧" : ੨ (1187) 
ਬੈਣ -- ਬਚਨ, ਬੋਲ, ਸੁਹਣੀਆਂ ਗਲਾਂ _ 
ਮੁਖਿ ਅੰਮ੍ਰਿਤ ਬੈਣ ਅਲਾਏ ਰਾਮ।” 
-- ਬਿਹਾ ੪, ਜੀ ਮਰ 
ਹੋਰ ਰੁਪ -- ਬੈਣਾ -- 
“ਨਾ ਕੁਲ ਢੰਗੁ ਨ ਮੀਨੇ ਬੈਣਾ।” (ਬੋਲ) 


-- ਸੂਹੀ ਬੋ. ਅਸੇ ੧. ੧" : ੨ (750) 
ਬਣੀ --- 
“ਕਾਨੀ' ਕਾਲੁ ਸੁਣੈ ਬਿਖੁ ਬੈਣੀ।” (ਬੋਲ, 
ਸ਼ਚਨ) 


- ਗਉ ੧, ਅਸ਼ ੧੪, ੮ : ੨ (227) 
“ਆਪਿ ਪਤੀਜੈ ਗੁਰ ਕੀ ਬੈਣੀ।” (ਬਚਨਾਂ 


ਦੁਆਰਾ) 
- ਮਾਰੂ ੧, ਸੋਲਾ ੧, ੭ : ੨ (1020) 
ਬੈਦ -- ਵੇਦ, ਹਕੀਮ 
“ਰਾਮ ਰਾਇ ਹੋਹਿ ਬੈਦ ਬਨਵਾਰੀ ।” 
- ਸੇਰ ਭੀਖ, ੧, ੧" : ੧ (659) 
ਬੈਦਕ -- ਹਕੀਮ. 


“ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ 
ਤਨਿ ਪ੍ਰੇਮ ਪੀਹ ਲਗਈਆ।” 
- ਬਿਲਾ ੪, ਅਸ ੬, ੨ : ੨ (836) 
ਬੈਦੁ -- ਹਕੀਮ, ਵੈਦ 
“ਮੇਰਾ ਬੈਦੁ ਗੁਰੂ ਗੋਵਿੰਦਾ।” 
ਨ >- ਸੈਂਚ ਮੈ, ੧. 
ਹੋਰ ਰੂਪ -- ਬੈਦ੍ਰੰ -- 
“ਬੈਦ੍ੰ ਪਾਰਬ੍ਰਹਮ ਪਰਮੇਸੂਰ ਆਰਾਧਿ ਨਾਨਕ 
ਹਰਿ ਹਰਿ ਹਰੇ।” 


ਰ ``-- ਸਸ ੫, ੪੯ : ੫ (1358) 
ਬੈਨ -- ।. ਬਚਨ ` 
“ਸਾਧ ਕੈ ਸੰਗਿ ਮਨੋਹਰ ਬੈਠ।” 


-- ਗਉ ੫, ਸੁਖ ੭, ੨ : ੬ (271) 


੧ (618) 


2. ਬੀਨ 








ਬੈਰਾਈ 





-- ਮਾਰੁ ੫. ਸੋਲਾ ੧੧, ੧੦ : ੨ (1082) 
“ਝੇਨ ਉਚਰਉ ਤੁਅ ਨਾਮ ਜੀ ਚਰਨ ਕਮਲ 
ਰਿਦ ਠਾਉ।” (ਬਚਨਾਂ ਦੁਆਰਾ) , 
-- ਸਲੋ ਕਬ, ੧੧੯ : ੨ (1370) 
ਬੈਨਹੁ -- ਬਚਨਾਂ ਵਿਚ ਰ 
- ਗਉ ਕਬ, ਅਸ ੪੧, ੨ : ੧ (331) 
ਬੈਨਾ -- ਬਚਨ 


ਗੁਰ ਅੰਮਿ੍‌ਤ ਬੈਨਾ। ? 
- ਆਸਾ ੪, ੫੫, ੧" : ੨ (366) 
ਹੋਰ ਰੂਪ -- ਬੈਨੀ -- 


“ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ 
ਗੁਰਮਤਿ ਬੈਲੀ।” (ਬਚਨਾਂ ਦੁਆਰਾ) 
- ਬਿਲਾ ੪, ੫, ੧” : ੨ (800) 
ਬੈਰ -- 1. ਵੈਰ, ਦੁਸ਼ਮਨੀ 
“ਬੈਰ ਬਿਰੋਧ ਕਾਮ ਕ੍ਰੋਧ ਮੋਹ।” 
-- ਗਉ ੫. ਸੁਖ ੪, ੭ : 7 (267): 
2. ਵੈਰੀ, ਵੈਰ ਕਰਨ ਵਾਲੇ 
“ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ।” 
-- ਬਿਲਾ ੫, ੩੬, ੩ : ੧ (809) 
ਬੈਰਨਿ -- ਵੈਰੀ ਰ 
“ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ 
ਪਿਆਰੀ।” -- ਆਸਾ ਕਬ, ੪, ੪ : ੨ (476)' 
ਬੈਰਾਇ -- ਵੈਰੀ, ਓਪਰੇ ਰ੍ 
“ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ।” 
ਰੀ. - ਰਾਮ ੧, ਓਅੰ ੪੦ : ੧ (935) 
ਬੈਰਾਈ -- ।. ਵੈਰ ਰ ਰ੍ 
“ਤਾ ਤੇ ਇਸੁ ਸੰਗਿ ਨਹੀ ਬੈਰਾਈ।” 
੍ -- ਗਉ ੫, ਅਸ ੧, ੨ ! ੪ (235) 
2. ਓਪਰੇ ___ 
- ਪ੍ਰਭਾ ੫, ਅਸ ੧, 2 : ੧ (1347) 
3. ਵੈਰੀ ਰ 
“ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ 
ਬੈਰਾਈ ਹੇ।” 


ਬੈਰਾਗ 


1771 





- ਮਾਰੂ ੧, ਸੇਲਾ ੨, ੧੧ : ੩ (1022) 
ਹੋਰ ਰੂਪ -- ਬੈਰਾਈਆ -- 
“ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ 
ਇਹੁ ਰਾਗੁ।” -- ਸਲੋ ੫, ੩ : ੨ (1425) 
ਬੈਰਾਈਐ -- 
ਬੈਰਾਈਐ। ” 
-- ਰਾਮ ੧, ਸਿਗੇ ੨੧ : ੪ (940) 
ਬੈਰਾਗ -- ।. ਉਪਰਾਮਤਾ, ਉਦਾਸੀਨਤਾ 
“ਬਿਨੁ ਬੈਰਾਗ ਨ ਛੂਟਸਿ ਮਾਇਆ।” 
ਰ -- ਗਉ ਕਬ, ੩੪, ੧ : ੨ (329) 
ਬੈਰਾਗਨ -- ਵੈਰਾਗ ਵਾਲੀ, ਉਦਾਸੀਨਤਾ/ 
ਉਪਰਾਮਤਾ ਗ੍ਰਸਤ 


“ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ 


ਹਉ ਫਿਰਤ ਤਿਸਾਈ।” 
-- ਗਉਂ ੫, ੧੧੮", ੩ ! ੧ (204) 

ਹੋਰ ਰੂਪ -- ਬੈਰਾਗਨਿ -- 
“ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ 
ਜੋਗੀ ਥੀਏ।” (ਵੈਰਾਗ ਨੂੰ ਪ੍ਰਾਪਤ ਹੋਈ) 


-- ਗਉਂ ੫, ੧੩੨”, ੨ : ੨ (708) 


ਬੈਰਾਗਨਿ ਰਾਮ।” (ਤਿਆਗਨ ਉਪਰਾਮ) | 


.--- ਬਿਲਾ ੫, ਛੰਤ ੪, ੪ ? ੧ (848) 


ਬੈਰਾਗਨੀ -- 


ਬੈਰਾਗਨੀ। ” (ਵੈਰਾਗਨ) 


=> 'ਬਿਹਾ ੫, ਛੱਤ ੪, ੧ : ੩ (544) 


`ਬੈਰਾਗਰੁ -- ਬੈਰਾਗੀ, ਵੈਰਾਗ ਨੂੰ ਪ੍ਰਾਪਤ, ਇਛਾ | 


ਰਹਿਤ 
“ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੂ। ” 
-- ਕਾਨ ੪, ਵਾਰ ੧੪ : ੪ (1318) 
('ਮਹਾਨਕੋਸ਼` ਅਰਥ ਰਤਨਾ ਦੀ ਖਾਨ ਕੀਤਾ 


_-- ਸੂਹੀ ੫, ਛੰਵੇ ੪; ੧ : ੧ (779) 











ਬੈਰਾਗਾ - ਪ੍ਰੇਮ ਵਾਲਾ 
“ਭਉ ਬੈਰਾਗਾ ਸਹਜਿ ਸਮਾਤਾ। ” 
- ਮਾਰੂ ੧, ਸੋਲਾ ੧੯, ੯ : ੧ (1040) 
ਬੈਰਾਗਿ -- 1. ਵੈਰਾਗ (ਪ੍ਰੇਮ) ਵਾਲਾ ਵੈਰਾਗੀ _ 
ਬੈਰਾਗਿ।” _-- ਸਿਰੀ ੩, ੪੧, ੪ : ੧ (29) 
“ਸਹਜੇ ਹੀ ਭਗਤਿ ਉਪਜੈ ਸਹਜਿ ਪਿਆਰਿ 
ਬੈਰਾਗਿ। ” 
-- ਸਿਰੀ ੩, ਅਸ ੨੩, ੨ : ੨ (68) 
2. ਉਪਰਾਮਤਾ, ਤਿਆਗ, ਬੇਲਾਗਤਾ 
“ਗੁਰ ਕੈ ਸਬਦਿ. ਸਚੈ ਬੈਰਾਗਿ । ” 
-- ਆਸਾ ੩, ੪੦, ੧ : ੨ (360) 
ਬੈਰਾਗਿਆ -- ਵਿਛੋੜੇ ਵਿਚ ਵਿਆਕੁਲ ਹੋਇਆ, 
._ ਓਦਰ ਗਿਆ 
ਹਰਿ ਬਾਝਹੁ ਧਨ ਕੁਮ ਲੈਣੀ ਜੀਉ।” 
=- ਮਾਂਝ ੪, ੬2, ੨ : ੨ (173) 
ਬੈਰਾਗੀ - ।. ਜਿਸ ਦਾ ਜਗਤ ਦੇ ਪਦਾਰਥਾਂ ਨਾਲ 
_ “ਮਨੁ ਬੈਰਾਂਗੀ ਘਰਿ ਵਸੈ ਸਚ ਭੈ ਰਾਤਾ ਹੋਇ। ” 
(ਭਾਵ ਉਪਰਾਮਤਾ ਵਿਚ ਆਇਆ ਉਦਾਸੀਨ) 
-- ਸਿਰੀ ੧, ੧੮, ੫ : ੧ (21) 
“ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ।” 
-- ਸਿਰੀ ੩, ੪੧, ੩ : ੧ (29) 
“ਤੇ ਬੈਰਾਗੀ ਕਹਾ ਸਮਾਏ। ” (ਅਲਿਪਤ, ਨਿਰਲੇਪ) 
ਰ -- ਆਸਾ ੫, ੮੨, ੧” : ੧ (390)' 
“ਬੈਰਾਗੀ ਰਾਮਹਿ ਗਾਵਉਗੋ।” (ਨਿਰਲੇਪ ਹਰੀ 
ਦੇ ਗੁਣ ਗਾਵਾਂਗਾ) ਰ੍ ਰ 
- ਰਾਮ ਨਾਮ, ੨, ੧” : ੧ (972) 
2. ਪਿਆਰ ਵਾਲੇ 
“ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ 
ਲਾਵਣਿਆ।” 
-- ਮਾਂਝ ੩, ਅਸ ੪, ੮ : ੩ (111) 
3. ਭਾਵ ਪ੍ਰਭੂ ___ . 
“ਸਾਚੈ ਮਹਲਿ ਰਹੈ ਬੈਰਾਗੀ ਆਵਣ ਚੇਹਿ ਤ 
ਆਵਾ।” - ਤੁਖਾ ੧, ਬਾਰਾ ੭ : ੪ (1108) 





“ਅਨਭਉ ਕਿਨੈ ਨ ਦੇਖਿਆ ਬੈਰਾਗੜੀਅੜੇ । ” 
ਰ - ਮਾਰੂ ਕਬ, ੮, ੧ : ੧ (1104) 
ਬੈਰਾਗੀਆ -- ਵੈਰਾਗਵਾਨ ਹੋਇਆ, ਮਿਲਾਪ ਲਈ 
ਉਤੇਜਿਤ 
“ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ 
ਦਿਖਾਵਹਿ।” 
__ -- ਆਸਾ ੩, ਛਵ ੭, ੨ : ੧ (440) 
ਹੋਰ ਰੂਪ -- ਬੈਰਾਗੀਐ -- 
“ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ 
0 
ਮਿਲਾਪ ਨਾਲ ਇਛਤ ਹੋਵੇ 


"4 04. 


-- ਸਿਰੀ ੩, ੪੧, ੧ : ੧ (29) 
“ਸਹਜਿ ਬੈਰਾਗੁ ਸਹਜੇ ਹੀ ਹਸਨਾ।” (ਭਾਵ ਰੌਣਾ) 
- ਗਉ ੫, ਅਸ ੩, ੩ : ੩ (236) 
“ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ 
ਦਰਸਨਿ ਸੁਖ ਪਾਏ।” (ਸੰਸਾਰਕ ਪਦਾਰਥਾਂ ਤੋਂ 
ਉਚਾਹਟ) - ਵੇਡ ੪, ੧, ੩ : ੪ (572) 
2. ਲਗਨ, ਪਿਆਰ 
“ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ। ” 
-- ਆਸਾ ੪, ੫੫, ੨ : ੧ (366) 
“ਦੁਬਿਧਾ ਵਿਚਿ ਬੈਰਾਗੂ ਨ ਹੋਵੀ ਜਬ ਲਗੁ ਦੂਜੀ 
ਰਾਈ। ”-- ਸੋਰ ੧, ਅਸ ੧. ੪ : ੧ (634) 
ਹੋਰ ਰੂਪ -- ਬੈਰਾਗੈ -- 
ਰ '“ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ 
ਸਮਾਇ।” (ਲਗਨ/ਮਿਲਨ ਇਛਾਂ ਤੋਂ) 
` -- ਗੁਜ ੩, ੫, ੨ : ੨ (490) 
“ਉਨਵਿ ਘਨਹਰੁ ਗਰਜੈ ਬਰਮੈ ਕੋਕਿਲ ਮੋਰ 
” (ਮਿਲਾਪ ਲਈ ਉਤੇਜਿਤ) 
- ਸਾਰ ੧, ੨, ੨ : ੧ (1197) 
ਨ ਸੀਲ ਬੈਰਾਗੀ/ਉਦਾਸੀਨ ਹੋਏ ਹਨ 
“ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ 
_ਬੈਰਾਗੋ ਰਾਮ।” 


- ਵਡ ੩, ਛੰਤ ੨, ੩ : ੨ (568) 


ਬੈਰਾਧਰ -- ਮੇਘ ਰਾਗ ਦੇ. ਅੱਠ ਪੁਤਰਾਂ ਵਿਚੋਂ 


ਨ”. 





| ਬੋਇ - ਬੀਜੇ 





ਬੋਇ 
ਇਕ, ਬਾਕੀ ਸਤ ਹਨ--ਗਜਧਰ, 
ਕੇਦਾਰਾ, ਜਬਲੀਧਰ, ਨਟ,_ ਜਲ- 
ਧਾਰਾ, ਸੰਕਰ ਤੇ ਸਿਆਮਾ। 
“ਬੈਰਾਧਰ ਗਜਧਰ ਕੇਦਾਰਾ।” 
_-- ਰਾਗ ੧ : ੫੫ (1430) 
ਬੈਰਾਨਾ -- ਵੈਰ-ਭਾਂਵ, ਦੁਸ਼ਮਨੀ 
ਬੈਰਾਨਾ।” -- ਆਸਾ ੫, ੧੨੭, ੩ : ੨ (403) 
ਬੈਰਾਰੀ -- ਸਿਰੀ ਰਾਗ ਦੀਆਂ ਪੰਜ ਰਾਗਨੀਆਂ 
ਕਰਨਾਟੀ, ਗਵਰੀ, ਅਸਾਵਰੀ, 
ਸਿਧਵੀ। 
-“ਬੈਰਾਰੀ ਕਰਨਾਟੀ ਧਰੀ।” 


- ਚਾਗ ੧ : ੪੩ (1430) 





ਬੈਰੀ -- ਵੈਰੀ, ਦੁਸ਼ਮਨ _ 
“ਜਬ ਧਾਰੈ ਕੋਊ ਬੈਰੀ ਮੀਤੁ।” 

- ਗਉ ੫. ਸੁਖ ੧੨, ੪ : ੫ (278) 
ਬੈਰੁ -- ਵੈਰ, ਦੁਸ਼ਮਨੀ 


_ “ਹਉਂ ਬੰਧਉ ਹਉ ਸਾਧਉ ਬੈਰੁ।” ਰ੍ 
` ਹਉਂ ੫, ੭੮, ੩ : ੧(176) 
ਬੈਰੇ -- ਹੋਰ 


“ਨਈਆ ਤੇ ਬੈਰੇ ਕੰਨਾ।” (ਮਾਲਕ ਬਿਨਾ ਹੋਰ 
ਕੋਈ ਨਹੀਂ। )-- ਧਨਾ ਨਾਮ, ੪. ੨ : ੨ (693) 
ਬੈਲ -- ਬਲਦ 
"ਬੈਲ ਕਉ ਨੇਤ੍ਰਾ ਪਾਇ ਦੁਹਾਵੈ।” 
 -- ਗਉ ੫, ੧੬੦, ੨ : ੧198) 
ਬੋਅਹੁ -- ਬੀਜੋ ਰ 
ਰ - ਗੋਉਂ ੫, 2੩, ੧ :.੧ (176).' 


ਭਾਇਆ।” -- ਬਿਲਾ ੫. ੪੬, ੨: ੨ (82) 
ਹੋਰ ਰੂਪ -- ਬੇਇਓ -- 
ਕਰਤ ਅਘਨੇ।” (ਬੀਜਿਆ) ___ 
_ - ਸਮੁ ੫, ੪” : ੪ (1387) 


ਬੋਇਆ -- 


<< 


੫. 





ਬੋਇਆ।” (ਬੀਜਿਆ) 


-- ਗਉ ੪. ਵਾਰ ੧੬ਸ, ੪,੧: 2 (309) 


ਬੋਈ -- 
“ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ 
ਦੁਖਾਲਾ।” (ਬੀਜੀ) 
- ਸੂਹੀ ਕਬ, ੫, ੧ : ੨ (793) 


` ਗੋਂਡ ਕਬ, ੯, ੨ : ੧ (872) 
ਬੋਹਤੇ -- ਸੁਗੰਧਤ 
“ਨਿਕੜ ਬਸੰਤੋ ਬਾਂਸੋ ਨਾਨਕ ਅਹੰ ਬੁਧਿਨ ਬੋਹਤੇ।” 
- ਗਾਥਾ ੫, ੫ : ੨ (1360) 
ਬੋਹਲ -- ਅਨਾਜ ਦਾ ਢੇਰ 
ਪਉ ਬੀਜਣ ਲਗਾਂ ਆਜ 'ਕਰਿ ਹਰਿ 'ਬਰਲ 
ਬਖਸ ਜਮਾਇ ਜੀਉ।” (ਭਾਵ ਬਹੁਤ ਸਾਰਾ) 
-- ਸਿਰੀ ੫, ਅਸ ੨੯, ੨ : ੩ (73) 
ਹੋਰ ਰੁਪ -- ਬੋਹਲੂ -- 
“ਗੁਰ ਸਤਿਗੁਰੁ ਬੋਹਲੂ ਹਰਿ ਨਾਮ ਕਾ ਵਡਭਾਗੀ 
ਸਿਖ ਗੁਣ ਸਾਂਝ .ਕਰਾਵਹਿ।” (ਢੇਰ ਭਾਵ 
__ ਭੰਡਾਰ) _- ਵਡ ੪, ਵਾਰ ੧੧ : ੪ (590) 
ਬੋਹਿਥ -- ਜਹਾਜ਼ 
ਦੇਤੁ।” -- ਮਾਝ ੫, ਬਾਰਾ ੭ : ੮ (134) 
- ਹੋਰ ਰੁਪ -- ਬੋਹਿਥਉ -- 
“ਬੋਹਿਥਉ ਬਿਧਾਤੈ ਨਿਰਮਯੋ ਸਭ ਸੰਗਤਿ ਕੁਲ 
ਉਧਰਣ। ” 


. ਦੇ ਆਸਾ ੫, ੧੧੦, ਚ” $ 
-ਬੋਹਿਥਾ - ਜਹਾਜ਼ ਹ 
“ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੂ। ” 


੧ (398) 


`.-- ਸਿਰੀ ੧, ਅਸ ੩, ੩ : ੧ (54) | 


ਹੋਰ ਰੂਪ -- ਬੋਹਿਥਿ -- 
ਰ “ਬੋਹਿਥਿ ਚੜਉ ਜਾ ਆਵੈ ਵਾਰੁ। (ਜਹਾਜ਼ 
ਵਿਚ) -- ਗਉ ੧, ੭,੪: ੧ (153) 


-- ਸੇਵੇ ੩, ੧੫ : ੫ (1395). 


1773 
“ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਹਿਬਥੁ -- 








ਬੋਰਿ 





“ਸਤਿਗੁਰੁ ਬੋਹਿਥੂ ਹਰਿ ਨਾਵ ਹੈ ਕਿਤੁ ਬਿਧਿ 
ਚੜਿਆ ਜਾਇ।” (ਜਹਾਜ਼) ਰ੍ 
-- ਸਿਰੀ ੪, ੬੭, ੪ : ੧ (40) 
ਬੋਹਿਥੈ -- 
ਤਾਰਿਆਮੁ।” (ਜਹਾਜ਼ ਦੁਆਰਾ) 
-- ਜੈਤ ੫, ਵਾਰ ੧੯ਸ, ੫, ੨ : ੧ (710) 
ਬੋਹਿਯ -- ਭਿਜ ਗਏ, ਤਰੋ ਤਰ ਹੋ ਗਏ, ਸੁਰੰਧਤ 
ਹੋ ਗਏ ਰ੍ 
“ਤੁ ਧਰਿਓ ਮਸਤਕਿ ਹਥੁ ਸਹਜਿ ਅਮਿਉਂ ਵੁਠਉ 
ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ। ” 
ਰ -- ਸਵ ੨, ੧: ੩ (1391) 
(ਮਹਾਨਕੋਸ਼ ਇਸਦੇ ਅਰਥ “ਸਮੁਦਾਯ'. ਕਰਦਾ 
ਹੰ) 
ਬੋਹੈ - ਸੁਗੰਧਤ ਕਰਦਾ ਹੈ ___ ਰ 


_ ਬੋਹੈ।” - ਸਵ ੨, ੮ : ੨ (1392) 
ਕਮ. ਆਂ ਰ 
“ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕਾ 
ਬੋਢੇਪਾ ਆਵੈ।” 


-- ਮਾਝ ੧, ਵਾਰ ੧ੋਸ, ੧, ੩ : ੨ (138) 

ਬੋਧ -- ਗਿਆਨ, ਗਿਆਤ ਰ੍ 
“ਉਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ: 
ਪਾਰਾਵਾਰੁ।” - ਮਾਝ ੫, ਦਿਨ 2 : ੪ (137) 


.ਤ -- ਗਉ ੫, ੮੬,੪:੨(16।) 

-- ਬੁੱਧ (ਅਹੰਸਾ)'ਧਰਮ ਗ੍ਰਹਿਣ ਕਰਨ 

ਵਾਲੀਆ (ਮਹਾਨਕੋਸ਼ ਨਿਰਣੈ), 

ਸਲਾਹਕਾਰ (ਦਰਪਣ; ਮੂਰਖ 
(ਸ਼ਬਦਾਰਥ, ਕੋਸ਼) ਰ 


_-- ਸਾਰ ੪, ਵਾਰ ੧੪ਸ, ੧. ਦੈ ? ੧ (1242) 


_ਬੋਰਿ - ਡੋਬ 


ਜਗ ਸਸਿ ਬੋ ਚਲਹਿ ਰੱਥ” 


ਇ ਦੇ 


ਬਲ ਰ੍ 1774 ___ਬਲਤ 











- ਸਮੁ ੫, ੧੦" : ੪ (1389) | ਹੋਰ ਰੁਪ -- ਬੋਲਕਾ -- 








ਹੋਰ ਰੂਪ -- ਬੋਰਿਓ -- "ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ 
ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ।” 
ਬੋਰਿਓ ਗਿਆਤਾ।” (ਜਾਣ ਸ਼ੁੱਝ ਕੇ ) - ਤੁਖਾ ੪, ਛੰਤ ੪, ੫ : ੫ (1117) 
- ਗਉ ਕਬ, ੬੭, ੧ : ੨ (336) । ਬੋਲਣ -- ਕਹਿਣ . ੍ 
ਬੋਰੀ -- “ਕਿਸ ਹੀ ਜੋਰੁ ਅੰਕਾਰ ਬੋਲਣ ਕਾ।” 
“ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ।” - ਮਾਰੂ 8, ਸੋਲਾ ੨, ੧੩ : ੧ (1071) 
ਰ੍ - ਸੱਲੋ ਕਬ, ੧੩੭ : ੨ (1371) ਬੋਲਣਹਾਰੁ -- ਬੋਲਣ ਵਾਲਾ, ਕਹਿਣ ਵਾਲਾ, ਕਥਤਾ 
ਬੋਲ -- ਗਲ, ਕਥਨ, ਬਚਨ ਰ “'ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ । ” 
“ਅਸੀ ਬੋਲ ਵਿ ਗਾੜ ਵਿਗਾੜਹ ਬੋਲ।” - ਮਾਰੂ ੧, ਅਸ ੨, ੮ : ੧ (1010) 
-- ਸਿਰੀ ੧, ੩੦, ੩ : ੧ (25) ਬੋਲਣਾ -- ਕਹਿਣਾ, ਕਥਨ ਕਰਨਾ, ਉਚਾਰਣ 
“ਕਾਹੂ ਬੋਲ ਨ ਪਹੁਚਤ ਪ੍ਰਾਨੀ।” (ਕਥਨੀ) ਕਰਨਾ 
` ਗਉ ੫. ਸੁਖ ੧੮, ੫ : ੩ (27) | “ਲੇਖੇ ਬੋਲਣ ਬੋਲਣਾ ਲੇਖੈ ਖਾਣਾ ਖਾਉ।” 
"ਜਹ ਬੋਲ ਤਹ ਅਛਰ ਆਵਾ।” (ਭਾਵ ਭਾਸ਼ਾ `__` "- ਸਿਰੀ ੧ ੩, ੧:੧(15) 
ਬੋਲੀ) - ਗਉ ਕਬ, ਬਾਅ ੨ : ੧ (340) ਹੋਰ ਰੂਪ -- ਬੋਲਣਿ -- ਰ 
ਬੋਲਉ -- ਬੋਲਦਾ ਹਾਂ, ਬਚਨ ਕਰਦਾ ਹਾਂ “ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।” 
ਮਨ ਕਰਉ -ਅਵਿਸਾਹ ਕਲ ਬਲਾ ਚਕ ਕੱਢੀ (ਬੋਲਣਾ/ਕਥਨ ਕਰਨਾ) 
ਪ੍ਰਿਆ ਚਿ੍‌ਰੀਆ।” -- ਮਾਂਝ ੧, ਵਾਰ ੨੪ਸ, ੧, ੨ : ੩ (149). 
- ਸਾਰ ੫, ੨੪, ੧" : ੨ (1209) ਬੋਲਣੀ -- ਰ 
ਬੋਲਈ -- ਬੋਲਦੇ/ਕਥਨ ਕਰਦੇ/ਭਾਵ ਗਾਉਂਦੇ ਹਾਂ "ਸਹਜਿ ਸੰਤੋਖਿ ਸੀਗਾਰੀਆ ਮਿਨਾ ਬੋਲਣੀ।” 
"ਸਦ ਸਦਾ ਸਿੰਮ੍ਰਿਤਬ੍ਹ ਸੁਆਮੀ ਸਾਸਿ ਸਾਸਿ ਗੁਣ _ (ਕਥਨ ਕਰਨਾ) 
ਬੋਲਈ। ” -- ਧਨਾ ੫, ਛੰਤ ੧, ੪ : ੫ (691) - ਸਿਰੀ ੧, ੧੦, ੨ : ੨ (17) 
ਬੋਲਹ -- ਬੋਲੇ, ਕੋਈ ਬਚਨ ਉਚਾਰੇ, ਆਖੇ, ਕਹੇ | __ ਬੋਲਣੁ -- 
“ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ [ __ “ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ 
ਗੁਰੁ ਬੋਲਹ ਤਬ ਬ਼ਿਸਮੁ ਹੋਇ ਜਾਇ।” ਪਿਆਰੂ। (ਬੋਲ) -- ਜਪੁ ੧. ੪ : ੪ (2) 
- ਗਉ ੪, ੪੯, ੩ : ੧ (167) "ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ 
ਹੋਰ ਰੂਪ -- ਬੋਲਹਿ -- ਪਾਸਿ।” (ਬੋਲਣਾ) 
“ਮਿਠਾ ਬੋਲਹਿ _ਨਿਵਿ ਚਲਹਿ ਸੇਜੈ ਰਵੈ - ਮਾਂਝ ੧, ਵਾਰ ੧੮ਸ, ੨, ੧ : ੧੨ (146) 
ਭਤਾਰੂ।” (ਬੋਲੇ, ਬੋਲਦਾ ਹੈ) __ ਬੋਲਤ -- ਬੋਲਣ ਨਾਲ 
-- ਸਿਰੀ ੩, ੪੬, ੨ : ੨ (3।) | ` “ਹਰਿ ਬੋਲਤ ਸਭ ਪਾਪ ਲਹਿ ਜਾਈ।””. 
ਬੋਲਹੁ -- - ਗਉਂ ੪, ੪੩, ੧" : ੨ (165). 
“ਗੁਰਸਿਖ ਹਰਿ ਬੋਲਹੁ ਮੇਰੇ ਭਾਈ।” (ਉਚਾਰੋ) | “ਬਿਨੁ ਬੋਲਤ ਆਪਿ ਪਛਾਨੈ।” (ਬੋਲਿਆਂ ਕਹਿਆਂ) 
- ਗਉ ੪, ੪੩, ੧" : ੧ (165) - ਸੋਰ ੫, ੫੧, ੩ : ੪ (621)' 
“ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ | _ਅਜਾਏ।” (ਬੋਲਦੇ ਹਨ) __ 
ਮੋਹਣ ਮੁੰਦਣਿ ਪਈ।” ਹਰ - ਬਿਲਾ ੫, ੮੧, ੧“ : ੨ (820) 


_-- ਤੁਖਾ ੪, ਛੰਤ ੪, ੫ : ੩ (1116) “ਤਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ 


ਬਲਤੁ 





ਬਡ ਲਾਜ।” (ਬੋਲਦਿਆਂ, ਆਖਦਿਆਂ, 
ਕਹਿੰਦਿਆਂ) -- ਮਾਰੂ ਕਬ, ੩, ੧ : ੨ (1103) 
ਹੋਰ ਰੁਪ -- ਬੋਲਤਾ -- 
“ਤਿਉ ਹਚਿ ਜਨੁ ਹਰਿ ਹਰਿ ਬੋਲਤਾ ਹਰਿ 
ਬੋਲਿ ਸੁਖੁ ਪਾਵੈ।” (ਬੋਲਦਾ ਹੈ) 
-- ਗਉਂ ੪, ੪2, ੨ : ੩ (166) 
ਬੋਲੰਤਾ -- 
“ਧਨ ਜਾਗੈ ਜੇ ਪਿਰੁ ਬੋਲੰਤਾ। (ਬੋਲਦਾ ਹੋਵੇ) 
- ਸੂਹੀ ੫, ੫, 2 : 8 (737) 
ਬੋਲਤੁ -- ਬੋਲਣ ਵਾਲਾ ਭਾਵ ਆਤਮਾ 
ਕਹਾ ਸਮਾਈ।” 
ਰ -- ਗਉ ਕਬ, ੫੨, ੧" 
ਬੋਲਤੇ -- ਬੋਲਦੇ, ਕਥਨ ਕਰਦੇ 
“ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ।”” 


>= ਮੱਸਾ ਕਬ, ੧੮. ੧ 


੯੫ << 


ਨੀ 


-- ਤਿਲੰ ੪, ਅਸ ੨, ੧੮ : ੧ (726) 
ਬੋਲਦੇ -- 
“ਸਤਿਗੁਰ ਕੀ ਰੀਸੇ ਹੋਰਿ ਕਚੁ ਪਿਚੁ ਬੋਲਦੇ ਸੇ 
ਕੂੜਿਆਰ ਕੂੜੇ ਝੜਿ ਪੜੀਐ।” (ਉਚਾਰਣ 
ਕਰਦੇ) __-- ਗਉ ੪, ਵਾਰ ੯ : ੪ (304) 
ਬੋਲਨ -- ਉਚਾਰਨ ਕਰਨ __ 
“ਸਗਲ ਬੋਲਨ ਕੇ ਮਾਹਿ ਬੀਚਾਂਰ। ” 
- ਗੋਂਡ ਕਬ, ੧੦, ੧" 
ਬੋਲਨਹਾਰੁ -- ਬੋਲਨ ਵਾਲਾ, ਭਾਵ ਮਨੁੱਖ 
“ਬੋਲਨਹਾਰੁ ਪਰਮ ਗੁਰੁ ਏਹੀ। ”” 
ਰ __ - ਭੈਰ ਕਬ, ੪, ੧ : > (1158) 
ਬੋਲਨਾ -- 1. ਉਚਾਰਨ ਕਰਨਾ, ਉਚਾਜ਼ਨਾ _ 
“ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ।” 
. -- ਗਉ ੫, ਬਾਅ ੫੧ਸ : ੧ (260) 
2. ਕਥਨ, ਬੋਲ _ 
“ਬਾਬਾ ਬੋਲਨਾ ਕਿਆ ਕਹੀਐ।” 
-- ਗੈਂਡ ਕਬ, ੧, ੧੯ : ੧ (870) 
ਬੋਲਨਿ -- ਬੋਲਦੇ ਹਨ, ਕਥਨ ਕਰਦੇ ਹਨ 


ਮਿੰ£ _ 
“ਜਿਨ ਅੰਦਰਿ ਪ੍ਰੀਤਿ ਪਿਰੰਮਕੀ ਜਿਉ ਬੋਲਨਿ 











੧(480) |. 





੦ $ (੬72) | 


ਬੋਲਾਸ ਇਆ ਹੋਤ 





ਬੋਲਾਇਦਾ 


ਤਿਵੈ ਸੋਹੰਨਿ।” 
-- ਗਉਂ ੪, ਵਾਰ ੪ਸ, ੪, ੨ : ੧ (301) 
ਹੋਰ ਰੁਪ -- ਬੋਲਨੀ -- ਰ 
“ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ 
ਧੋਵਾ ਤਿਨ ਪਾਇ।” (ਬੋਲਦੇ) 

-- ਸਿਰੀ ੪, ੬੯, ੧ : ੩ (41) 
ਬੋਲਵਿਗਾੜ -- ਮੰਦਾ ਬੋਲਣ ਵਾਲੇ, ਬਕਬਾਦੀ 
“ਅਸੀ ਬੋਲਵਿਗਾੜ ਵਿਗਾੜਹ ਬੋਲ । ” 

-- ਸਿਰੀ ੧, ੩੦, ੩ : ੧ (25) 
ਬੋਲਾ -- ।. ਡੋਰਾ, ਜੋ ਉਚਾਂ ਸੁਣੇ 
“ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ 
ਪਾਪਿ ਪਚਾਵਣਿਆ।” 

-- ਮਾਝ ੩, ਅਸ੪,੪:3੩(111). 
2. ਬੋਲ, ਕਥਨ, ਬਚਨ 
“ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ 
ਸਮਾਲਸੀ ਬੋਲਾ। ” 

-- ਕਿਲੋ ੧, ੪, ੨ 1 ੪ (723) 
“ਗੁਰ ਬਚਨੀ ਫਲੂ ਪਾਇਆ ਸਹ ਕੇ ਅੰਮ੍ਰਿਤ 

ਬੋਲਾ।” _ - ਸੂਹੀ ੧, ੪, ੪ : ੨ (729) 
. ਬੈਠੀ, ਕਥਨ ਕਰਾਂ, ਸੁਣਾਵਾਂ 

ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਥਿ 
ਬੋਲਾ।”” -- ਬਿਲਾ ੫, ੩੩. ੩ : ੨ (808) 


| ਬੋਲਾਇ -- ।. ਬੋਲਦਾ ਹੈ, ਉਚਾਰਦਾ ਹੈ 


ਬੋਲਾਇ।” 
- ਗੂਜ ੩, ਵਾਰ ੧੦ਸ, ੩, ੨ : ੧ (512) 
2. ਬੋਲਾਉਂਦਾ ਹੈ 
“ਰਾਮ ਜਨ ਗੁਰਮਤਿ ਰਾਮੁ ਬੋਲਾਇ। (ਭਾਵ 
ਜਪਾਉਂਦਾ ਹੈ) ਰ 
-- ਰਾਮ ੪. ੨, ੧” : ੧ (881) 
ਦਬਾਇਆ ਜੈਨੀ ਬਸਤ 
-- ਸਿਰੀ ੫, ਅਸ ੨੯, ੧੪ : ੨(੪) 
ਬੋਲਾਇਦਾ -- ਬੁਲਵਾਉਂਦਾ ਹੈ 
“ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ 
ਬੋਲਾਇਦਾ।” 





1776 





- ਮਾਰੂ ੧, ਸੇਲਾ ੧੭, ੯ : ੩ (1036) 
ਬੋਲਾਏ -- ਬੋਲਵਾਏ, ਕਥਨ ਕਰਵਾਏ 
"ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ 
ਸੋਇ। - ਸਿਰੀ ੩, ੬੩. ੪ : ੨ (39) 
ਬੋਲਾਤਾ -- ।. ਬੁਲਾਉਂਦਾ ਹੈ 
"ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ। ” 
(ਭਾਵ ਕਰਵਾਉਂਦਾ ਹੈ) 
- ਗੂਜ ੩, ਵਾਰ ੬ : ੫ (510) 
2. ਬੋਲਦੀ ਹੈ, ਉਚਾਰਨ ਕਰਦੀ ਹੈ 
“ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ। ” 
ਰ - ਗੂਜ ੩, ਵਾਰ ੧੫ : ੫ (514) 
ਬੋਲਾਰੇ -- ਉਚਾਰਿਆ, ਕਥਨ ਕੀਤਾ 
“ਅਜਾਮਲ ਪ੍ਰੀਤਿ ਪੁਤ੍ਰ ਪਤਿ ਕੀਨੀ ਕਰਿ ਨਾਰਾਇਣ 
ਬੋਲਾਰੇ।” -- ਨਟ ੪. ਅਸ ੩. ੨ : ੧ (981) 


` ਬੋਲਾਵਹਿ -- ਬੁਲਾਉਂਦਾ ਹੈ 


“ਜਿਉ ਬੋਲਾਵਰਿ ਤਿਉ ਬੋਲਹ ਸੁਆਸੀ ਕੁਦਰਤਿ ਰ੍ 


_ ਕਵਨ ਹਮਾਰੀ।” 
--' ਗੂਜ ੫, ਅਸ ੧, ੮ : ੧ (507) 
ਹੋਰ ਰੂਪ -- ਬੋਲਾਵੈ -- 
“ਬੰਧਨ ਤੋੜਿ ਬੋਲਾਵੈ ਰਾਮੁ।” (ਬੁਲਵਾਉਂਦਾ 
ਭਾਵ ਜਗਾਉਂਦਾ ਹੈ) ਸਾ 
`- ਗਉ ੫. ੯੩, ੧ : ੧ (183) 
ਬੋਲਿ -- ।. ਬੋਲ ਕੇ, ਉਚਾਰ ਕੇ ਰ 
`'ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।” 
- ਸਿਰੀ ੧, ੪, & : ੨ (15) 
2. ਬਚਨ, 
“ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੋ 
ਬੋਲਿ ਬੁਲਾਇ। ” 
.- ਆਸਾਂ ੪, ੬੩, ੩ : ੧ (368) 
“ਛੁਟੈ ਤਾ ਕੈ ਬੋਲਿ ਸਾਹਿਬ ਨੰਦਰਿ ਜਿਸੁ।” 
(ਬਚਨ ਅੰਦਰ) 


- ਸ਼ੂਹੀ ੧, ੫, ੩.: ੩ (729) 


3. ਬੋਲੋ, ਕਹੋ, ਉਚਾਰੋ 
`“ਏ ਗੋਵਿੰਦ ਗੁਪਾਲ ਦਇਆਲ -ਸੰਮਿ੍‌ਥ ਬੋਲਿ 
_ ਸਾਧੂ ਹਰਿ ਜੈ ਜਦੇ।” 
.. - ਆਸਾ ੫, ਛੰਤ ੯, ੨ : ੫ (458) 


_ “ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ।” 














ਬੋਲੀ 
- ਬਿਹਾ ੫, ਛੰਤ ੯, ੧ : ੧ (547) 
4. ਬੋਲਣਾ, ਬਚਨ ਕਰਨਾ 
“ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ _ 
ਚੀਤਿ ਨ ਆਵੈ।” 
- ਸੂਹੀ ੫, ੫੭, ੧ : ੨ (749) 
“ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ 
ਅੰਦਾਜਾ।” (ਭਾਵ ਕਹਿ/ਆਖ ਸਕੇ) 
`- ਬਿਲਾ ਕਬ, ੫, ੧ : ੨ (856) . 
_ਹੋਰ ਰੂਪ -- ਬੋਲਿਓ -- 
“'ਰੈਨਿ ਬਬੀਹਾ ਬੋਲਿਓ ਮੇਰੀ ਮਾਈ। ” (ਬੋਲਿਆ 
ਹੈ) _-- ਮਲਾ ੧, ਅਸ ਤੇ, ੧” : ੧ (1274). 
ਬੋਲਿਆ -- ਰ੍ ਰ੍ 
"ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ 
ਪਰਵਾਣੁ।” (ਕਹਿਆ ਆਖਿਆ, 
ਉਚਾਰਿਆ) -- ਸਿਰੀ ੧, ੪, ੩ : ੧ (15) 
“ਕਾਜੀ ਬੋਲਿਆ ਬਨਿ ਨਹੀ ਆਵੈ।” (ਬੋਲਣਾ, 
ਕਹਿਣਾ) 
- ਆਸਾ ਕਬ, ੧੭, ੧੯ : ੧ (480) 
“ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ।” 
(ਆਖਣ ਨਾਲ). ਰ੍ 
- ਗੂਜ ੫, ਵਾਰ ੩ : ੨(518) 
ਬੋਲਿਐ - __ 


“ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।” 
(ਬੋਲਣ/ਉਚਾਰਨ ਨਾਲ) ਰ 
.- ਆਸਾਂ ੧, ਵਾਰ ੨੦ਸ, ੧, ੧ : ੧ (473) 
ਬੋਲੀ -- !. ਬੋਲਦਾ/ਆਖਦਾ ਹਾਂ 
“ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ।” 
ਰ . ` ਸਿਰੀ 8, ੬੭,੧:੧(40) 
ਮਨਿ ਤਨਿ ਮੁਖਿ ਹਰਿ ਬੋਲੀ।”.(ਹਰੀ ਦੀ 
ਸਿਫਤ ਸਾਲਾਹ ਦੀ ਬਾਣੀ)' 

_` -- ਗਉਂ ੪, ੫੩, ੧ : ੧ (168) 
_(ਨਿਰਣੈ ਅਰਥ ਆਖੀ, ਉਚਾਰਨ ਕੀਤੀ ਕਰਤਾ 
ਹੈ) 

“ਖੁ ਖਾਵੈ ਬਿਖੁ ਬੋਲੀ ਬੋਲੈ ਸ਼ਨੁ ਨਾਵੈ ਨਿਹਫਲੁ 
ਮਰਿ ਭ੍ਰਮਨਾ।” (ਬਚਨ ਬਾਣੀ) ____ 
- ਭੈਰ ੩, ੮, ੧੨ (1।27) 


ਬੋਲੀਐ 
3. ਬੋਲੀ, ਕੰਨਾਂ ਤੋਂ ਨਾ ਸੁਣ ਸਕਣ ਵਾਲੀ 
“ਦੂਜੀ ਦੁਰਮਤਿ ਅੰਨੀ ਬੋਲੀ।” 
- ਮਾਰੂ ੧, ਸੋਲਾਂ ੩, ੧ : ੧ (1022) 





4. ਭਾਸ਼ਾ 
“ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ 
ਤੁਮਾਰੀ।” 
- ਬਸੰ ੧, ਅਸ ੮, ੬ : ੨ (1197) 
ਬੋਲੀਐ -- ਆਖੀਐ, ਉਚਾਰਨ ਕਰੀਏ 
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ 


ਪਿਆਰੁ। ” -- ਜਪੁ ੧, ੪: ੪ (2) 
ਬੋਲੁ -- 1. ਬਚਨ, ਗਲ __ 
“ਪਾਖੰਡ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰ।”” 


- ਸਿਰੀ ੩, ੩੯, ੨ :.੨ (28) 
“ਏਕੁ ਬੋਲੂ ਭੀ ਖਵਤੋ ਨਾਹੀ ਸਾਧਸੰਗਤਿ 
ਸੀਤਲਈ।” (ਇਕ ਗਲ ਵੀ ਨਹੀਂ ਸਹਿੰਦਾ) 
_ “ ਆਸਾ ੫, ੧੨੪, ੩ੇ : ੨ (402) 
`“ਨਾਉਂ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋ 
ਖੀਵਦੇ। ” (ਉਜਰ) ਰ 
- ਰਾਮ ਬਸ, ਵਾਰ ੧ : ੧ (966) 
“ਜਾ ਕਾਰਣਿ ਇਹ ਦੁਲਭ ਦੇਹ । ” 
“ਸੋ ਬੋਲ ਮੇਰੇ ਪ੍ਰਭੂ ਦੇਹਿ।” (ਸ਼ਬਦ) 
-- ਬਸੰ ੫, ੪, ੩ : ੧;੨ (1181) 
ਬੋਲੁ। (ਉਪਦੇਸ਼) 
-- ਕਾਨ ੪, ਵਾਰ ੧੨ : ੪ (1317) 
ਬੋਲੁਵਿਗਾੜਾ -- ਬੋਲ ਨੂੰ ਵਿਗਾੜਨ ਵਾਲਾ, ਬਨਵਾਸੀ 
“ਜੈ ਕੋ ਆਖੈ ਬੋਲੁਵਿਗਾੜ। ” 


-- ਜਪੁ ੧, ੨੬ : ੨੫ ਪਰ 


ਬੋਲੇ - , ਉਚਾਰਨ ਕਰੇ 
ਜਾ ਨਹ ਬੁਝਾਈ।” 
-` ਸਿਰੀ ੧, 22, 3 3 941 

“ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ 
ਬੋਲੇ।” (ਭਾਵ ਜਪੇ) ਰ੍ 

- ਸੋਰ ੪, ਵਾਰ ੧ਸ, ੪, ੨ : ੨ (642) 
2. ਬਹਿਰੇ; ਨਾ ਸੁਣ ਸਕਣ ਵਾਲੇ 
“ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ 


1777 





ਜਿ 
ਸੰਸਾਰਾ।” -- ਸੋਰ ੩, ੪, ੩ : ੧ (601) 
ਬੋਲੇਟਿਆ -- ਬੋਲੀਏ 
ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ। ” 
- ਗੂਜ ੫, ਵਾਰ ੧੦ : ੬ (520) 
ਇਆ ਵੀ 
- ਰਾਮ ੩, ਵਾਰ ੧੦ਸ, ੩, ੨ : ੨ (951). 
ਬੋਲੈ -- ਬੋਲਦਾ/ਉਚਾਰਨ ਕਰਦਾ ਹੈ 
“ਜਨੁ ਨਾਨਕੁ ਬੋਲੈਂ ਅੰਮ੍ਰਿਤ ਬਾਣੀ।” 


੨< ਸਾਲ ੪; 2. & 2 ੧6੧6) 





ਬੋਲੋ -- ਡੋਰਾ 

ਲੱ (ਕਲ ਸਜਦਾ 

-- ਪ੍ਰਭਾ ੧, ੧੨, ੪ : ੧ (133 
ਬੋਵਸਿ -- ਬੀਜਦਾ ਹੈ 


“ਬੀਚ ਬੋਵਸਿ ਭੋਗ ਭੋਂਗਹਿ ਲੀਆ ਅਪਣਾ 
ਪਾਵਏ ।” _ - ਜੈਤ ੫, ਛੰਤ ੩, ੨: ੪ (705) 
“ਕਾਇਆ ਨਗਰ ਮਹਿ ਕਰਮ ਹਰਿ ਬੋਵਰੁ ਹਰਿ 
ਜਾਮੈ ਹਰਿਆ ਖੇਤੁ।” ਰ 

-- ਆਸਾ ੪, ੬੧ ੩ : ੧ (368) 
ਬੋਵੈ -- ਬੀਜਦਾ ਹੈ ਰ 
“ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਂਵੈ ਸੋ 
_ ਬੜਿ(" - ਸਿਰੀ ੫, ੫੦, ੪, ੫: ੫(78), 
“ਚ ਬੋਤਲ ਨਾ ਪੀਵਹਿ ਉਡਣ ਸੰਦੀ ਡੰਝ।” 
-- ਸਲੋ ਫਰ, ੬੪ : ੨ (1381) 


ਬੋੜੀ -- ਡੋਬਦਾ ਹੈ 


_ “ਰੇ ਨਰ ਨਾਵ ਚਉੜਿ ਕਤ ਬੋੜੀ।” 


____-- ਗਉ ਕਬ, ੨੪. ੧“ : ੧ (326) 
ਬ੍ਰਹਮ - ।. ਕਰਤਾਰ, ਜਗਤ ਦਾ ਸੁਆਮੀ, ਪ੍ਰਭੂ 
“ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ। ” 

-- ਗਉ ੩ ਅਸ ੪, ੮: ੩ (231) 
ਵਛਲੁ ਨਾਨਕ ਗਾਇਓ।”” _ ਹੇ 
ਰ੍ -- ਧਨਾ ੫, ੫੩, ੨ : ੨ (683) 


2. ਬ੍ਰਹਮਾ, ਇਕ ਦੇਵਤਾ 


ਦੇ 


ਬ੍ਰਹਮ 


ਹਾ 


੨ 








੨੩ 22 
“ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ। 
-- ਗਉ ਕਬ, ੩੬, ੨ : ੧ (330) 


_ਹੀ ਦਰਸਾਰੇ।” 
- ਦੇਵ ੫, ੨੯, ੧ : ੨ (534) 
3. ਆਤਮਕ, ਰਬੀ 
“ਪਾਂਡੇ ਐਸਾ ਬ੍ਰਹਮ ਬੀਚਾਰੁ। ” 
-- ਆਸਾ ੧, ੨੦, ੧" : ੧ (355) 
(“ਮਹਾਨ ਕੋਸ਼ ਇਸ ਦੇ ਅਰਥ 'ਵੇਦਾਂ ਦਾ ਵਿਚਾਰ 
ਕਰਦਾ ਹੈ) 
“ਇਹ ਬ੍ਰਹਮ ਬਿਚਾਰੁ ਸੁ ਜਾਨੈ। ” 
-- ਸੋਰ ੫, ੫੭, ੪ : ੧ (623) 
4. ਵੇਦ ਗਿਆਤਾ ਬ੍ਰਹਮ ਰਿਸ਼ੀ 
__ “ਸੁਰਿ ਨਰ ਦੇਵ ਬ੍ਰਹਮ ਬ੍ਰਹਮਾਇਕ। ” 
- ਦੇਵ ੫, ੩੫, ੨ : ੨ (535) 
5. ਬ੍ਰਾਹਮਣ 


“ਇੰਦਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ 


ਕੇ ਲੂਠੇ।” (ਬ੍ਰਾਹਕਣ ਹੌਣ ਦੇ ਅਹੰਕਾਰ 
ਵਿਚ ਸੜੇ ਹੋਏ) 
- ਬਸੰ ਕਬ, ਤੋਂ 1 
6. ਠਾਕੁਰ 
ਇੱ 
`_= ਬਸੰ ਰਾਮਾ ੧, ੧: ੩ (1195) 
ਬ੍ਰਹਮ -- ਬ੍ਰਹਮ ਦੇ ਭਾਵ ਸ਼ੁਭ 
“ਜੋ ਜਾਨਸਿ ਬੂਹਮੰ ਕਰਮੰ।” 
-- ਸੋਸ ੧, ੧ : 2 (1353) 
ਬ੍ਰਹਮੰਸ -- ਬ੍ਹਮਾ ਦੀ ਅੰਸ਼ ਰ 
“ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ। ” 
-- ਭੈਰ ੫, ਅਸ ੨, ੬ : ੨ (1156) 
0  ਇ 


ਗਿਆਨੀ। ” ਰਿ ਸੋਹ ੫, ੨ : ੧ (13) 
“ਬ੍ਹਮ ਗਿਆਨੀ ਮਿਲਿ ਕਰਹੁ ਬੀਚਾਰ) ਇਹ 
ਤਉ ਚਲਤੁ ਭਇਆ। ” (ਅਧਿਆਤਮ ਗਿਆਨ 
ਵਾਲੇ) - ਰਾਮ ੫, ੧੦, ੧" : ੨ (1885) | 
ਬ੍ਰਹਮ ਗਿਆਨੁ -- ਪਰ੍ਭੂ ਦਾ ਗਿਆਨ ਅਧਿਆਂਤ- 
ਮਕ ਗਿਆਨ ਰ੍ 











1778 ਬੁਹਮੰਡ 


“ਰਾਜਾ ਰਾਮ ਨਾਮੁ-ਮੋਰਾ ਬੁਹਮ ਗਿਆਨੁ । ” 
- ਭੈਰ ਕਬ, ੧੦, ੧“ : ੨ (1159) 
ਬ੍ਰਹਮਢਜੁ -- ਕਾਮਾਦਿਕਾਂ ਨੂੰ ਰੋਕ ਕੇ ਵਿਦਿਆ ਦਾ 
ਰ ਅਭਿਆਸ ਕਰਨਾ ਰ 
ਗੁਮਾਨਾ। ' -- ਮਾਰੂ ੫, ੧੫, ੨ : ੨ (1003) 
ਬ੍ਰਹਮ ਚਾਰਿ -- ਇੰਦੀਆਂ ਨੂੰ ਰੋਕ ਕੇ ਵਿਦਿਆ ਦਾ 
ਅਭਿਆਸ ਕਰਨ ਵਾਲਾ 
ਜਲਦ ਲੀਤਾ ਬੁਤ ਲਵ 
ਗੁਮਾਨਾ।” ੫, ੧੫, ੨ : ੨ (1003) 
ਬ੍ਰਹਮਚਾਰੀ -- ` ਦੀਆਂ ਨੂੰ ਰੋਕ ਵਿਦਿਆ 
ਅਭਿਆਸ ਕਰਨ ਵਾਲਾ, 
ਸਾਧੂਆਂ ਦਾ ਇਕ ਫਿਰਕਾ 
“ਸਨਿਆਸੀ ਬ੍ਰ ਹਮਚਾਰੀ। ” 
_ - ਸਿਰੀ ੫, ਅਸ ੨੭, ੩ : ੨ (71) 
“ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ।” 
- ਗਉ ੪, ੩੯, ੨ : ੨ (164) 
ਬ੍ਰਹਮਜੋਤੀ -- ਪ੍ਰਭੂ ਜੋਤ ` 
“ਮਿਲਿ ਬਰਹਮਜੋਤੀ ਓਤਿ ਪੋਤੀ ਉਦਕੁ ਉਦਕਿ 
ਸਮਾਇਆ।” 
- ਬਿਹਾ ੫, ਛੰਤ ੫, ੪ : ੩ (545) 


ਬ੍ਰਹਮਟਿਆ -- ਬ੍ਰਹਮ ਦਾ ਵਿਚਰਨ ਦਾ ਥਾਂ 


ਬ੍ਰਹਮੰਡ, ਦੁਨੀਆਂ; (ਮਹਾਨਕੋਸ਼ 
ਨਿਰਣੈ) _ 
“ਕੁਦਰਤਿ ਕੀਮ ਨ ਪਾਇ ਅਲਖ ਬ੍ਹਮਟਿਆ। ” 
- ਰਾਮ ੫, ਵਾਰ ੧ : ੪ (957) 
ਬ੍ਰਹਮੰਡ -- ਦੁਨੀਆਂ, ਰਚਨਾ, ਸ੍ਰਿਸਟੀ, ਸੰਸਾਰ 
“ਖ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ 
_ ਦਿਖਾਇਓ। ” ਰ 
: _= ਗੋਉਂ ੫, ੧੨੩”, ੩ : ੧ (205) 
ਹੋਰ ਰੂਪ -- ਬ੍ਰਹਮੰਡਾ -- 
“ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ 
ਕਰਿ ਰਖੇ ਤੇਰੇ ਧਾਰੇ।” (ਸ੍ਰਿਸ਼ਟੀ) 


--ਆਜਾਂ-%,.ਸਦ੧, ੧ ` ੧੪ (9) 


੧ 


“ਮੈਲੇ ਜਲੇ ਕੂਹਮੰਾਂਇ-ਵੈਂ ਸੀਸ” (ਸਿ੍‌ਸ਼ਟੀਆਂ) 


-- ਭੈਰ ਕਬ, ੩, ੨ : ੧ (115੧) 


ਬ੍ਰਹਮਣ 


ਹੋ" 





“ਜੋ ਬੰਹਮੰਡਿ ਖੰਡਿ ਸੋ ਜਾਣਹੁ।” (ਸਿ੍‌ਿਸ਼ਟੀ 
ਵਿਚ) ਰ੍ 
- ਮਾਰੂ ੧, ਸੋਲਾ ੨੦, ੧੪ : ੧ (1041) 


ਪਾਇਆ। ” (ਬ੍ਹਮੰਡਾਂ ਵਿਚ) 
ਬ੍ਰਹਮੰਡੁ -- ਜਾ 
“ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ 
ਬ੍ਹਮੰਡੁ । ” (ਸੰਸਾਰ) 


੧ 


'ਜੋ ਬੂਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।” 
(ਬ੍ਹਮੰਡ/ਸ੍ਰਿਸ਼ਟੀ ਵਿਚ) 

-- ਧਨਾ ਪੀਪਾਂ, ੧, ੨ : ੧ (695) 

ਬ੍ਰਹਮਣ -- ਚਹੁੰ ਵਰਣਾਂ ਵਿਚੋਂ ਸਭ ਤੋ' ਉਚੀ ਵਰਣ 


ਦਾ ਮਨੁੱਖ 
“ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ 
ਖਾਹੀ।” 
-- ਮਾਝ ੧, ਵਾਰ ੨੬ਸ, ੧, ੧: ੬ (143) 
ਹੋਰ ਰੂਪ -- ਬ੍ਰਹਮਣਹ -- 
“ਜੋਗ ਸਬਦੰ_ਗਿਆਨ ਸਬਦੰ ਬੇਦ ਸਬਦੰ 
ਬ੍ਰਹਮਣਹ। ' (ਬ੍ਰਾਹਮਣਾਂ ਦਾ) 


-- ਆਸਾ ੧, ਵਾਰ ੧੨ਸ, ੨, ੩ : ੧ (469) 


-- ਆਸਾ ੫, ੪੪, ੧ : ੧ (381) 
ਬ੍ਰਹਮਣੂ - ਉਤਮ ਵਰਣ ਦਾ ਮਨੁੱਖ 

_ਪੂਜੇ ਪਾਤੀ।” -- ਮਾਰੂ ੧, ੧੧, ੨ : ੧ (992) 
ਬ੍ਰਹਮਤੁ -- ਬ੍ਰਹਮਣਪੁਣਾ ਰ੍ 
“ਬ੍ਹਮੁ ਬਿੰਦੈ ਤਿਸ ਦਾ ਬ੍ਰਹਮੜੁ ਰਹੈ ਏਕ 

ਲਿਵ ਲਾਇ।” 

-- ਸੋਰ ੪, ਵਾਰ ੧੯ਸ, ੩, ੧ : ੧ (649) 

ਬ੍ਰਹਮਨ -- ਚਹੁ ਵਰਣਾਂ ਵਿਚ ਉਚੀ ਵਰਣ ਦਾ 


ਇਤ 


ਮਨੁੱਖ 


1779 


ਬ੍ਰਹਮਿ 


ਹਾ 





` -- ਸਾਰ ੫,੧੦੬, ੨ : ੧ (1224) 


-- ਸਿਰੀ ੫, ੯੦, ੪ : ੩ (50) 


[ 























ਆ 


ਮਨ ਸੋਇ। ”-- ਗੀ 
ਹੋਰ ਰੂਪ -- ਬ੍ਰਹਮਨੁ -- 
“ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ 
ਬ੍ਰਹਮਨੁ ਬਿਸਰੁ ਕਰੈ।” 
- _- ਰਾਮ ਰੁ, ੫, ੧ : ੧ (970) 
ਨ ਉਹ ਲੋਕ ਜਿਥੇ ਬ੍ਰਹਮਾ ਦਾ ਵਾਸਾ ਹੈ 
'ਬ੍ਰਹਮਪੁਰੀ ਨਿਹਚਲੁ ਨਹੀ ਰਹਣਾ।” 
-- ਗਉ ੫. ਅਸ ੪, ੨ : ੨ (237) 
ਬ੍ਰਹਮਲੋਕ -- ਬ੍ਰਹਮਾ ਦਾ ਲੋਕ/ਮੰਡਲ 
ਧਾਇ।” - ਗੂਜ ੫, ੨੧, ੧ : ੧ (500) 
1. ਪੁਰਾਣਾਂ ਅਨੁਸਾਰ ਜਗਤ ਦੀ ਰਚਨਾ 
- ਕਰਨ ਵਾਲਾ ਦੇਵਤਾ 
“ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ 
ਸਦਾ ਸਵਾਰੇ।” 
- ਆਸਾ ੧, ਸੋਦ ੧,੧:੬੧8) 
2. ਬ੍ਰਾਹਮਣ ਰ੍ ਰ੍ 
“ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ।” 
- ਗਉ ੫, ਬਾਅ ੩੯ : ੧ (258) 
“ਕਾਇਆ ਬ੍ਰਹਮਾ ਮਨੁ ਹੈ ਧੋਤੀ।” 
-- ਆਸਾ ੧, ੨੦, ੧ : ੧ (355) 
ਬ੍ਰਹਮਾਈ -- ਕੇਵਲ ਬ੍ਰਹਮ ਹੀ, ਬ੍ਰਹਮੇਵ 
ਥਨੰਤਰ ਦੇਸਾ।” ਰ ਰ 
- ਸਾਰ ੪, ਛੱਤ ੧, ੩ : ੪ (1237) 


_ “ਗੁਰ ਕੈ ਸਬਦਿ'ਤਰੇ ਮੁਨਿ ਕੇਤੇ ਇੰਦ੍ਰਾਇਕ 


-- ਭੈਰ ੧, ੨,੧:੧(1125) 
ਬ੍ਰਹਮਾਦਿਕ -- ਬੁਹਮਾ ਆਦਿਕ ਦੇਵਤੇ _ ਰ 
“ਬ੍ੁਹਮਾਦਿਕ ਸਨਕਾਦਿਕ ਚਾਹੈ।” _ 


-- ਗਉ ੫, ੧੧੭”, ੨: ੧ (203) ੍ 


ਸਰ ਬ੍ਰਹਮ (ਪ੍ਰਭੂ) ਵਿਚ 


“ਗੁਰ ਪਰਸਾਦਿ ਬੁਹਮਿਂ ਸਮਾਉ। ” 
-- ਆਸਾ ੧, ੨੦, ੧ : ੩ (355) 


ਪਰਤਛਿ ਰਿਦੈ ਗੁਰ ਅਰਜਨੁ ੩ ਹਰਿ ਪੂਰਨ , 








ਰਿ ਨਿਵੂ ਲੀਅਉ।” (ਪੂਰਨ ਪ੍ਰਭੂ ਨੇ) 
ਰ੍ -- ਸਵ ੫, ਮਥੂ ੫ : ੪ (1409) 
_ਹੋਰ ਰੂਪ -- ਬ੍ਰਹਮੁ -- 
1 
ਹੋਇ।” (ਪ੍ਰਭੂ 
ਰ੍ ਗਲ 
(ਮਹਾਨ ਕੋਸ਼ ਇਸ ਦੇ ਅਰਥ 'ਵੇਦ" ਕਰਦਾ ਹੈ) 
“ਅੰਤਰਿ ਬ੍ਰਹਮੁ ਨ ਚੀਨਈ ਮਨ ਮੂਰਖੁ 
ਗਵਾਰੁ। ” 
- ਸਿਰੀ ੪, ਵਾਰ ੧੦ਸ, ੩, ੨ : ੨ (86) 
ਰ 440 0 4 ਕਰਦਾ ਹੈ) 
2. ਸਵਾਸ 


“ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ।'” (ਹੇਠਲੇ 


ਸੁਆਸਾਂ ਨੂੰ) 


ਨ ਆਜਾ ਕਬ; 2) 2 ੨ (477) 


-- ਆਸਾ ਕਬ, ੧੪, ੨ : ੧ (479) 
4. ਭਾਵ ਜੀਵ 
`“ਬ੍ਰੈ ਬ੍ਹਮੁ ਮਿਲਿਆ ਕੋਇ ਨ ਸਾਕੈ ਭਿੰਨ 
_ਕਰਿ ਬਲਿਰਾਮ ਜੀਉ।” 
- ਸੂਹੀ ੫, ਛੰਤ ੨, ੪? ੨ (778) 
ਬ੍ਹਮੁ-ਬਿੰਦ -- ਵੀਰਜ 
“ਬ੍ਰਹਮੁ-ਬਿੰਦ ਤੇ ਸਭ ਓਪਤਿ ਹੋਈ। ” 
- ਭੈਰ ੩, ੧, ੨: ੨(1128) 
ਬ੍ਰਹਮੇ - ਦੇਵਤੇ ਬ੍ਰਹਮਾ ਨੂੰ/ਨੇ 
“ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ।” 
-- ਸਿਰੀ ੧, ਅਸ ੧੦, ੧” : 
(ਬ੍ਰਹਮਾ ਨੇ)-- ਆਸਾ ਕਬ, ੧੦, ੧ : ੨ (478) 
ਬ੍ਰਹਮੇਟਿਆ -- ਬ੍ਰਹਮੰਡ ਵਿਚ, ਸ੍ਰਿਸ਼ਟੀ ਵਿਚ 


- ਗੂਜ ੫, ਵਾਰ ੧੦ : ੪ (520) । 


ਬ੍ਰਹਮੇਵਾ -- ਬ੍ਰਹਮਾ ਵਰਗੇ 
“ਭਰਮੇ ਸਿਧ ਸਾਧਿਕ ਬ੍ਰਹਮੇਵਾ। ” 


-- ਗਉ ੫, ਬਾਅ ੪੦ : ੪ (258) 


1780 


'ਬੂਹਮੋ -- 


ਦ (59) 


ਬ੍ਰਹਮੈ -- ਬ੍ਰਹਮਾ ਨੇ ___ 
“ਬ੍ਰਹਸੈ ਗਰਬੁ ਕੀਆ ਨਹੀਂ ਜਾਨਿਆ। ”” 
-- ਗਉ ੧, ਅਸ ੯, ੧ : ੧ (224) 
ਬ੍ਰਹਮ ਤੋਂ, ਪ੍ਰਭੂ ਤੋਂ 
` ਦ੍ਰਿਸਟੀ ਆਇਆ।” 
- ਸੂਹੀ ੫, ਛੰਤ ੮, ੪ : ੪ (782) 
ਬ੍ਰਤ -- ਵਰਤ, ਅੰਨ ਨਾ ਖਾਣਾ, ਇਕ ਪੁਨਯ- 
ਕਰਮ, ਕਿਸੇ ਨਿਯਮ ਦੀ ਪਾਲਣਾ ਲਈ 
ਦ੍ਰਿੜ-ਸੰਕਲਪ ਹੋਣਾ 
“ਕਰਮ ਧਰਮ ਨੇ ਬ੍ਰਤ ਪੂਜਾ। ” 
- ਗਉ ੫, ੧੬੫, ੨ : ੧ (199) 
ਬ੍ਤਕਾਰੀ - ਵਰਤ ਰਖਨ ਦੀ ਕਿਰਿਆ, 
_ ਅਨਦਿਨੁ ਨਾਮੁ ਦਾਨੁ ਬ੍ਰਤਕਾਰੀ। ” 
ਰ - ਪ੍ਰਭਾ ੧, ੧੪, ੩ : ੩ (331) 
ਬਰਤਿ - 


(ਸੰ. ਕਰ) ਪ੍ਰਣ, ਭਾਵ ਜੀਵਨ ਜੁਗਤ ਦਾ 
ਪ੍ਰਣ, ਵਰਤ 
“ਸੁਕ੍ਰਿਤੁ ਸਹਾਰੈ ਸੁ ਇਹ ਬ੍ਰਭਿ ਚੜੈ।” 
ਰ੍ -- ਗਉ ਕਬ, ਵਾ, ੬ : ੧(344) ` 
ਹੋਰ ਰੂਪ -- ਬ੍ਰਤੁ -- 
"ਖਿਮਾ ਗਹੀ ਬੂੜੁ ਸੀਲ ਸੰਤੋਖੰ।” (ਨੇਮ) 
-- ਗਉ ੧, ਅਸ ੭, ੧ :.੧ (223) 
ਬ੍ਰਾਹਮਣ -- ।. ਵਰਣ ਵੰਡ ਅਨੁਸਾਰ ਸਭ ਤੋਂ ਉਚੇ 
ਵਰਣ ਦਾ ਮਨੁੱਖ 
“ਤੁਮ ਕਤ ਬ੍ਰਾਰਮਣ ਹਮ ਕਤ ਸੂਦੰ।” 
- ਗਉ ਕਬ, ੭, ੩ : ੧ (324). 
ਬ੍ਰਾਹਮਣਹ -- ਬ੍ਰਾਹਮਣ ਦਾ ਰੇ 
“ਜੋਗ ਸਬਦੰ ਗਿਆਨ ਸਬਦ ਬੇਦ ਸਬਦੰ ਤ 
ਬ੍ਰਾਹਮਣਹ। ` - ਸਸ ੧, ੩ : ੧ (1353). 
ਬ੍ਰਾਹਮਣਾ -- ਬ੍ਰਾਹਮਣ 
“ਬ੍ਹਖ ਬਿੰਦਹਿ ਤੇ ਬ੍ਰਾਰਮਣਾ ਜੇ ਚਲਹਿ ਸਤਿਗੁਰ 
'ਭਾਇ।” 
- ਬਿਲਾ ੪; ਵਾਰ ੩ਸ, ੩, ੧ : ੧ (849) 
ਬ੍ਰਾਹਮਣੁ - 1. ਵੇਦਾਂ ਦਾ ਗਿਆਤਾ 
“ਸੋ ਬ੍ਰਾਹਮਣੁ ਬ੍ਰਹਮੁ ਜੋ ਥਿੰਦੇ ਹਰਿ ਸੇਤੀ ਰੰਗਿ 
ਰਾਤਾ। ” -- ਸਿਰੀ ੩, ਅਸ ੨੨, ੮ : ੧(68). 
2. ਸਭ ਤੋਂ ਉਚੇ ਵਰਣ ਦਾ ਮਨੁੱਖ ____ 





'ਬ੍ਿਹਸਪਤਿ 1781 ਬ੍ਰਾਪਿਤੰ 
“ਖਤੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ | “ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ। ” 





ਚੰਡਾਲ। ” - ਧਨਾ ੫, ੪੨, ੧” : ੧ (681) 
-- ਗਉ ੫, ਥਿਤੀ ੧੭ : ੭ (300) | ਬ੍ਰਿਥੀ -- ਬੇਅਰਥ 
ਬ੍ਿਹਸਪਤਿ -- ਵੀਰਵਾਰ ਰ “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ। ” 
“ਬ੍ਰਿਹਸਪਤਿ ਬਿਖਿਆ ਦੇਇ ਬਹਾਇ। ” - ਗਉ ੫. ਸੁਖ ੧੪, ੧ : ੧ (281) 
___`-- ਗਉਂ ਕਬ, ਵਾ ੫ : ੨ (344) | ਹੋਰ ਰੂਪ -- ਬ੍ਰਿਥੇ -- 
ਬ੍ਰਿਖ - (ਸੰ. ਰਥ) ਬਲਦ, “ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ 
“ਕਈ ਜਨਮ ਹੈਵਰ ਬ੍ਰਿਖ ਜੋਇਓ। ” ਬਿਨੁ ਨਾਮਾ।” (ਫਜੂਲ, ਨਿਹਫਲ) 
-- ਗਉ ੫, ੭੨, ੧: ੪ (176) - ਗਉ ੫, ੧੧੨", ੩ : ੧ (215) 
ਬ੍ਰਿਥਾ - 1. ਵਿਅਰਥ, ਫਜ਼ੂਲ, ਨਿਰਾਰਥਕ, | ਬਾਸੁ -- ਰਿਸ਼ੀ ਵਾਸੁਦੇਵ 
ਨਿਹਫਲ “ਗੁਣ ਗਾਵੈ ਮੁਨਿ ਬ੍ਰਾਸੁ ਜਿਨਿ ਬੇਦ ਬ੍ਰਾਕਰਣ 
“ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ।” ਬੀਚਾਰਿਆ।” _ -- ਸਵ ੧, ੯ : ੩ (1390) 
-- ਆਸਾ ੫. ਸੋਪੁ ੪, ੧" : ੨ (12) | ਬ੍ਰਾਕਰਣ -- ਵਿਆਕਰਣ, ਭਾਸ਼ਾ ਦੇ ਨਿਯਮ 
2. (ਸੰ. ਨਗ) ਪੀੜਾ, ਦੁਖ __ “ਗੁਣ ਗਾਵੈ ਮੁਨਿ ਬ੍ਰਾਸੁ ਜਿਨਿ- ਬੇਦ ਬ੍ਰਾ ਕਰਣ 
“ਤਾ ਤੇ ਬ੍ਰਿਥਾ ਨ ਬਿਆਪੈ ਕਾਈ।” ਬੀਚਾਰਿਅ।? __-- ਸਵ ੧, ੯ : ੩ (1390) 
-- ਗਉਂ ੫, ੧੧੪”, ੧" : ੨ (202) ਚ 
“ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ -- ਗਾਥਾ ੫, ੧੬ : ੨ (1361) 
ਨ ਕੋਈ ਰੇ।” ਗਲ - ਵਿਆਪਕ 
-- ਗਉ ੫, ੧੩੭, ੪ : ੨ (209) | “ਬ੍ਰਾਪਤਿ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ 
4. ਦੁਖ ਦਾ ਹਾਲ ਸਰਬ ਕੀ ਰਖ੍ਹਾ ਕਰੈ ਆਪੇ ਹਰਿ ਪਤਿ।” 
“ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ -- ਸਮੁ ੫, ੧ : ੩ (1385) 
ਤੇਉ ਗਹੇ ਰਹੇ ਅਟਕਾਇ । ” ਬਾਪਾਰੁ -- ਵਿਪਾਰ, ਵਣਜ 
- ਕਾਨ ਪ. ੨੩, ੧: ੧(1302) “ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਰਾਪਾਰੁ।” 
44 ਬੇਅਰਥ, ਬ੍ਰੀ -- ਗਉ ਰਵਿ, ੧, ੨ : ੧ (346) 


5 `- ਸਾਰ ੫, ੭, ੩ : ੧ (1204) “ਬਚਿੰਤੁ ਮੰਦਰਿ ਸੋਭੰਤਿ ਬਸਤ੍ਰ ਇਤ੍ਰੰਤ ਮਾਇਆ. . 
ਬ੍ਰਿਥਾਰੀ - ਬੇਅਰਥ, ਫਜ਼ੂਲ, ਬ੍ਰਿਥੀ ਰ ਬਾਪਿਤੰ। ” - ਸਸ ੫, ੧੧ : ੩ (355) 


ਭਉ -- ।. ਡਰ, ਭੈ. ਤੌਖਲਾ . 
“ਭਉ ਖਲਾ ਅਰਨਿ ਤਪ ਤਾਉ।” 
-- ਜਪੁ ੧, ੩੮ : ੩ (8) 
2 ਨ ਅਵਰ 
_ ਕਰਿ।” - ਸਿਰੀ ੪, ੧ ` ੩ (83) 
(ਮਹਾਨਕੌਸ਼ ਇਥੇ ਅਰਥ 'ਭਵੇ” ਭਾਵ 
“'ਆਵਾਗਵਨ” ਕਰਦਾ ਹੈ) 
ਨਾਇਓ। ”-- ਗਉ ੫, ਅਸ ੧੪, ੫ : ੧ (241) 
(“ਮਹਾਨਕੌਸ਼` ਇਥੇ ਵਿਚ ਅਰਜ ਭਵ (ਜਨਮ) 
ਕਰਦੇ ਹਨ ਭਾਵ 'ਆਵਾਗਵਨੋ ਕਰਦਾ ਹੈ) 
2. ਭਵਜਲ, ਸੰਸਾਰ ਸਾਗਰ __ 
“ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ 
ਭਉ ਬਿਖਮੁ ਤਰਿ।” _ 
ਰ੍ ` -- ਸਿਰੀ 8, ੧ : ੫ (83) 
“ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੂ 
ਤਾਰਿ ਪਰਾਢੇ।” (ਸਾਗਰ) 
- ਗਉ ੪, ੫੯,੨:੨(171) 
“ਆਠ ਪਹਰ ਪ੍ਰਭੂ ਅਪਨਾ ਧਿਆਈਐ ਗੁਰ 
ਪ੍ਰਸਾਦਿ ਭਉ ਤਰੀਐ।” (ਸੰਸਾਰ, 
ਭਵਸਾਗਰ) ਰ੍ 
ਰ੍ - ਸ਼ੂਹੀ ੫, ੫੮, ੨ : ੧ (750) 
3. ਭਵ-ਸਿੰਧ, ਭਵ-ਸਾਗਰ, ਹਸਤੀ ਦਾ ਸਮੁੰਦਰ 
ਸੰਗਿ ਸਿੰਧੁ ਭਉ ਤਰੀ।”” 
- ਭੈਰ ੪, ੨, ਬਰਸ 
4. ਫਿਰਨਾ ਭਟਕਨਾ, ਭੌਂਨਾ 
''ਭਉਕਿ ਮਰਹਿ ਭਉ ਭਉ ਭਉਹਾਰਾ।” 
___ - ਮਾਰੂ ੧, ਸੋਲਾ ੯, ੧੫ : ੨ (1029) 
ਹੋਰ ਰੂਪ -- ਛੱਉਂ -- 
“ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ 
ਕਹਾ ਦੂਖ ਭੱ-ਉ। ” (ਭੌਨਾ ਹੋਇਆ) 


੨ (1134) 


ਭੂ 





ਭਉਕਣਾ -- !. 


- ਸਮੁ ੫, ੨” : ੫ (13687) 


ਭਉਸਾਗਰ -- ਭਵ ਸਾਗਰ, ਸੰਸਾਰ ਦਾ ਸਮੁੰਦਰ 


“ਤੇਰੀ ਟੇਕ ਤਰੀਐ ਭਉਸਾਗਰ। ” 
- ਭਉ ੫, ੩੯, ੨ : ੩ (1147) 


ਭਉਹਾਰਾ -- ਭੈ ਵਾਲਾ, ਭੈ-ਭੀਤ ਹੋਇਆ 
"ਭਉਕਿ ਮਰਹਿ ਭਉ ਭਉ ਭਉਹਾਰਾ।” 


- ਮਾਰੂ ੧, ਸੋਲਾ ੯, ੧੫ : ੨ (1029) 


ਭਉਕਹਿ -- ਭਉਂਕਦਾ ਹੈ 


“ਭਉਕਹਿ ਆਗੈ ਬ਼ਦਨੁ ਪਸਾਰਿ।”? 
- ਰਾਮ ਕਬ, ੪, ੧” : ੨ (969) 
ਅਬਾ ਤਬਾ ਬੋਲਣਾ, ਫਜ਼ੂਲ ਬੋਲਣਾ 
“ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੂ।” 
_- ਸਾਰ ੪, ਵਾਰ ੧੪ਸ, ੧, ੧ : ੨ (1242) 
2. ਭੌਂਕਾ, ਫਜ਼ੂਲ ਬੋਲਣ ਵਾਲਾ 
“ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ 
_ਕਉਣੁ ।” 
-- ਸਲੋ ਫਰ, ੮੮ : ੧ । (1382) 
(ਮਹਾਨਕੋਸ਼ ਅਰਥ “ਲਾਲਚੀ” ਕਰਦਾ ਹੈ) 


ਭਉਕਤ -- ਭੌਂਕਦਾ, ਅਬਾ ਤਬਾ ਬੋਲਣਾ 


ਦਰਬਾਰੁ। ” _-- ਭੈਰ ੩, ੧੮, ੨ : ੨ (1132) . 


ਭਉਕਦੇ -- ।. ਕੂਕਦੇ, ਲੋਚਦੇ, ਤਰਸਦੇ 


“ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ 
ਤੁਜਾਰਾ। - ਮਾਝ ੧, ਵਾਰ 2 : ੬ (141) 

-2. ਅਬਾ ਤਬਾ ਬੋਲਦੇ 

"ਕੂੜ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ 
ਭਾਇ।”” -- ਸਲੋ ੩, ੨੩ : ੪ (1415) 


ਭਉਕਨਾ -- ਬਊ ਬਊ ਕਰਨਾ 


“ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਰ 
ਧਾਇ।” 


“ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ 


: =- ਸਲੋਂ ਗਰ. ੨੦੯ : ੧ (1375) '.' 


ਭਉਕਾ -- ਭਉਂਕਦਾ ਹਾਂ 


ਭਉਂਕਿ ` 


1783 


ਭਉਰਾਨਦ . 


੭ -----------------ਐ ਮਮ 


ਤਾਈ।” -- ਬਿਲਾ ੧, ੧, ੪ : ੧ (795) 
ਭਉਕਿ -- ਫਜੂਲ ਬੋਲ ਕੇ, ਅਬਾ ਤਬਾ ਬੋਲ ਕੇ 
ਭਾਵ ਲੋਚਕੇ ਪ੍ਰਾਪਤੀ ਲਈ ਵਿਲਕ ਕੇ 

“ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ 


ਕੁੜਿਆਰਾ।” -- ਮਾਝ ੧, ਵਾਰ ੭ : ੩ (141) 
ਭਉਕੀਆ -- ਉਭਰ ਪਈਆਂ, ਭੜਕ ਪਈਆਂ 
“ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ।” 
-- ਮਾਝ ੧, ਵਾਰ ੧੭ਸ, ੧,੧: ੫ (146) 
ਭਉਕੈ - ਭਉਂਕਦਾ ਹੈ 
“ਮੰਤਰਿ ਲੋਭੁ ਭਉਕੈ ਜਿਸੁ ਕੁਤਾ।” 
- ਮਾਰੂ ੩, ਸੋਲਾ ੩, ੮ : ੨ (1046) 
ਹੋਰ ਰੂਪ -- ਭੰਉਕੈ -- _ 
-- ਮਲਾ ੧, ਵਾਰ ੨੩ਸ, ੧, ੧ : ੩ (1288) 
ਭਉਜਲ -- ਭਵਜਲ, ਸੰਸਾਰ ਸਮੁੰਦਰ 
ਅਰਦਾਸਿ।” _-- ਸਿਰੀ ੪, ੬੫, ੪.: ੩ (40) 
ਹੋਰ ਰੁਪ -- ਭਉਜਲਿ -- 
“ਜਿਸੁ ਸਤਿਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ 
ਪਚੈ ਪਚਾਇ।”? (ਸੰਸਾਰ ਸਾਗਰ ਵਿਚ) 
- ਸਿਰੀ ੧, ੨੨, ੩ : ੨ (22) 
ਭਉਜਲੂ -- 
“ਜਮਜੰਦਾਰੁ ਨ ਲਗਦੀ ਇਉ ਭਉਜਲੁ ਤਰੈ 
`ਤਰਾਸਿ।” (ਸੰਸਾਰ ਸਮੁੰਦਰ) 
੩੩ ਜਿੱਦ ਤਤੀ ੩ (22) 
ਭਉਣ -- ।. ਭਵਨ ਭਾਵ ਸ੍ਰਿਸ਼ਟੀ 
“ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ 
ਭਉਣ।” _-- ਮਾਰੂ ੫, ਵਾਰ ੨ : ੨ (094) 
2. ਭਵਨ ਭਾਵ ਘਰ ਰ 
-- ਭੈਰ ੫, ੭, ੧" : ੨ (1137) 
ਭਉਦਾ -- ਭੌਂਦਾ, ਘੁੰਮਦਾ, ਕੁਮਣ ਕਰਦਾ _ 
“ਬਹੁ ਜੋਨੀ ਭਉਢਾ ਫਿਰੈ ਜਿਉ ਸੁੰਵੈਂ ਘਰਿ ਕਾਉ।” 
- ਸਿਰੀ ੩, ੪੩, ੨ : ੨ (30) 
ਹੋਰ ਰੁਪ -- ਭਉਦਿਆ -- 
“ਨਾਨਕ ਭਉਦਿਆ ਗਣਤ ਨ ਅੰਤ। ” (ਕੁਮਣ 
ਕਰਦਿਆਂ, ਘੁੰਮਦਿਆਂ) 














-- ਆਸਾ ੧, ਵਾਰ ਪਸ, ੧, ੨ : ੨੦ (465) 
ਭਉਦੀ -- 
ਆਇ।” (ਘੁੰਮਦੀ ਇਥੇ ਭਾਵ ਉਡਦੀ) 
- ਮਾਰੂ ੫, ਵਾਰ ੯ਸ, ੫, ੨ : ੧ (1097) 
ਭਉਦੀਆ -- 
“ਪੰਖੀ ਭਉਦੀਆ ਲੈਨਿ ਨ ਸਾਹ। (ਕ੍ਰਮਣ 
ਕਰਦਿਆਂ) 
-- ਆਸਾ ੧, ਵਾਰ ੫ਸ, ੧, ੨ : ੧੮ (465) 
ਭਉਦੇ -- 
“ਭਉਦੇ ਫਿਰਹਿ ਬਹੁ ਮੋਹ ਪਿਆਸਾ।” 
-- ਮਾਰੂ ੩, ਸੋਲਾ ੨੪, ੧੧ : ੨ (1066) 
ਭਉਨ -- ਲੋਕ, ਭਵਨ 
-- ਗਉ ੧, ਅਸ ੨,੫: ੩ (221) 
ਭਉਨਿਧਿ - ਭਵ ਸਾਗਰ, ਸੰਸਾਰ ਸਮੁੰਦਰ __ 
“ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉਨਿਧਿ ਪਾਰਿ 
_ ਪਰਉ।” __`-- ਧਨਾ ੯, ੪, ੧” : ੨ (685) 
ਭਉਨੇ -- ਭਵਨ, ਲੋਕ ਰ 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ 
ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ 
ਸਾਗਰ ਹੋਹੇ।” 

ਰ -- ਸਾਰ ੫, ੧੩੯, ੧ : ੧ (1231) 
ਭਉ ਭੰਜਨਾ -- ਡਰ ਭੰਨਣ ਵਾਲਾ, ਭੈ ਦੂਰ ਕਰਨ 
ਕੁਜ ਰ 
“ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ 
_ਭੰਜਨਾ।” - ਆਸਾ ੫, ਛੰਤ ੬, ੨ : ੫ (456) 

ਹੋਰ ਰੁਪ -- ਭਉ ਭੰਜਨੂੰ -- 
“ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ 
ਸੁਖੁ ਪਾਵਣਿਆ।” (ਡਰ ਦੂਰ ਕਰਨ ਵਾਲਾ 
ਭਾਵ ਪ੍ਰਭੂ ) ਰ 
- ਮਾਝ ੫, ਅਸ ੩੪, ੮ : ੩ (130) 
ਭਉਰਾਨਦ -- ਰਾਗ ਮਾਲਕ ਉਸ ਦੇ ਅੱਠ ਪੁਤਰਾਂ 
ਵਿਚੋਂ ਇਕ, ਬਾਕੀ ਸਤ ਹਨ-- 
ਮਾਰੂ, ਮਸਤ ਅੰਗ, ਮੋਵਾਰਾ, 
ਤੇ ਖਉਖਟ।”” ਰ 





“ਖਉ ਖਟ ਅਉ ਭਉਰਾਨਦ ਗਾਏ !” 


- ਚਾਗ ੧ : ੨੧ (1430) | 


-- ਸਿਰੀ ੧, ੨੭, ੨ : ੨ (24) 
ਸਿਧਾਇਆ।” 
- ਆਸਾ ੧, ਵਾਰ ੩ : ੧ (464) 
ਭਇ -- ਕੇ, ਡਰ 
“ਸਤਿਗੁਰ ਕੈ ਭਇ ਭ੍ਰਮ ਭਉ ਜਾਇ।” 
-- ਗਉਂ ੩. ੨੧, ੧" : ੧ (157) 
ਭਇਓ -- ਹੋਇਆ, ਭਇਆ 
"ਸਾਧਸੰਗਿ ਭਇਓਂ ਜਨਮੁ ਪਰਾਪਤਿ।” 
- ਗਉਂ ੫. ੭੨, ੩: ੧ (176) 
ਹੋਰ ਰੂਪ -- ਭਇਆ -- 
੨. 
ਪਰੇਤ ਸੁਰਿ ਨਰ ਭਇਆ।” (ਹੋਏ) _ 
-- ਸਵ ੪, ਨਲ ੬ : ੬ ( 
ਭਇਅੰ - 
“ਨ ਦਨੌਤਿ ਜਸਮਰਣੇਨ ਜਨਮ ਜਰਾਧਿ ਮਰਣ 
ਭਇਅੰ। ” (ਹੁੰਦਾ) 
- ਗੂਜ ਜੈਦੇ, ੧, ੧" : 
ਫ਼ਲ > 
`“ਕਚਹੁ ਕੰਚਨੁ ਭਇਅਉ ਸ਼ਦੁ ਗੁਰ ਸ੍ਵਣਹਿ 
ਸੁਣਿਓ।” (ਹੋਇਆ) 
-- ਸਵ ੪, ਨਲ ੬ : ੧ (1399) 
ਬਿਲ <= 
“ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ 
ਸਾਂਤਿ।” (ਹੁੰਦੀ ਹੈ) 


_ ਭਇਆ -- 
ਰ੍ “ਨਾ ਹਉ ਜਤੀ ਸਤੀ ਨਹੀ ਪੜਿਆ ਮੁਰਖ 
ਮੁਗਧਾ ਜਨਮੁ ਭਇਆ।” (ਹੋਇਆ, 
ਗਿਆ) -- ਆਸਾ ੧, ਸੋਪੁ ੩, ੨ : ੧(12 
ਭਇਆ -- ।. ਹੋਇਆ, ਹੋ ਗਿਆ, ਵੇਖੋ ਭਇਓ 
2. ਭਿਆਨਕ 


(1399) 


੩ (526) 


8. 


_ 1784 





ਦਾ ਕਾਨ ੫, ੧੫, ੩ : ੧ (1301) 


ਮਹਾ ਭਇਆ।” ੍ ਰ 
- ਰਾਮ ੫, ੫੫, ੨ : ੨ (900) 
ਭਇਆਨ -- ।. ਭਿਆਨਕ, ਭਿਅੰਕਰ, ਡਰਾਉਣਾ 
"ਜਹ ਮਹਾ ਭਇਆਨ ਦੂਤ ਜਮ ਦਲੈ। ” 
- ਗਉ ਪਖ. ਸੁਖ ੨, ੧ : ੩ (264). 
ਹੈ ਲਵ ਭੈ ਭੀਤ ਕਰਨ ਵਾਲੇ 
“ਸਗਲ ਭਇਆਨ ਕਾ ਭਉ ਨਸੈ।” 
- ਭੈਰ ੫, ੩੬, ੩ : ੩ (1146) 


ਭਇਆਨਕ -- ।. ਭੈ ਮਾਨ 


“ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ 
ਭਇਆ।”  -- ਸੋਰ ੫. ੧੪, ੨ : ੧ (612) 


2. ਡਰਾਉਣਾ, ਭੈ ਦੇਣ ਵਾਲਾ 
“ਤੈ ਭਇਆਨਕ ਜਮਦੂਤ ਦੁਤਚ ਹੈ ਮਾਇਆ।” ਰ 
`___ = ਮਾਰੂ ੫, ਸੋਲਾ ੧੧, ੧੭ : ੨ (1083) 

ਭਇਆਨਿ --.ਭੇ, ਡਰ 

“ਲਹਿਓ ਜਮ ਭਇਆਨਿ ਹਾਂ।” 

- ਆਸਾ ੫, ੧੫੮, ੧ : ੩ (409) 
_ ਡਰ-ਅਫ ਵਿਚ ਰਹਿ ਕੇ ਵਿਚਰਨਾ 

“ਭਾਇ ਮਿਲੈ ਭਾਵੈ ਭਇਕਾਰੁ ।” 

- ਆਸਾਂ ੧, ਅਸ ੫, ੮ : ੩ (413) 

ਭਈ -- ਹੋਈ, ਵੇਖੋ ਭਈਆ” (2) 

“ਭਈ ਪਰਾਪਤਿ ਮਾਨੁਖ ਦੇਹੁਰੀਆ। ” 

- ਆਸਾ ੫, ਸੋਪੁ ੪, ੧: ੧ (12) 
ਭਈਆ -- ।. ਸੰਬੋਧਕ, ਹੇ ਭਾਈ ! ਹੇਭਰਾ ! 

"ਕਾਹੇ ਭਈਆ ਫਿਰਤੌ ਫੂਲਿਆ ਫੂਲਿਆ। ” 

-- ਸੋਰ ਕਬ. ੨, ਜਾਂ: ੧ (654) 

2. ਹੋਈ, ਵੇਖੋ 'ਭਈ” __ 

ਰ੍ _ "ਗੁਰ ਚਰਣੀ ਇਕ ਸਰਧਾ ਉਪਜੀਂ ਮੈ ਹਰਿ ਗੁਣ 

ਕਹਤੇ ਤ੍ਰਿਪਤਿ ਨ ਭਈਆ।” ` 

੍ - ਬਿਲਾ ੪, ਅਸ ੨, ੪ : ੨ (834) 
'ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ 

ਭਗਤ ਨਿਜ ਭਈਆ। ” 
- ਬਿਲਾ ੪, ਅਸ ੩, ੩ : ੧ (834) 

(“ਮਹਾਨ ਕੋਸ਼` ਅਰਥ 'ਭਰਾਤਾ” ਕਰਦਾ ਹੈ) ` 
3. ਭਾਇਆ, ਪਸੰਦ ਆਇਆ 


ਭਈਲੇ 


1785 -% ਭਸੂ 





“ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਹ ਭਸਮੰਤੁ -- (ਸੜ ਕੇ ਹੋਈ) ਭਸਮ (ਸੁਆਹ/ਰਾਖ) 


- ਬਿਲਾ ੪, ੫, ੬ : ੨ (636) 
4. ਭਰਾ 
“ਸੰਗਿ ਨ ਕੋਈ ਭਈਆ ਬੇਬਾ।” 
-- ਮਾਝ ੫, ਅਸ ੮, ੩ : ੧ (020) 
ਭਈਲੇ -- ਹੋਇਆ ਹੈ 
“ਤਿਤੁ ਸੰਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ 
ਤਿਨਹਿ ਕੀਆ।” 
ਲਾ --- ਆਸਾ ੧, ਸੋਪੁ ੩, ੧ : ੧ (12) 
ਭਏ -- ਹੋਏ __ ਰ੍ 
“ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ। ” 
-- ਸਿਰੀ ੧, ੧੫, ੧ : ੨ (19) 
ਹੋਰ ਰੂਪ -- ਭਏ -- 
“ਮਨ ਮਾਹਿ ਭਏ ਅਨੰਦ।” (ਹੋਵੇਂ) 
ਰ੍ - ਰਾਮ ੫, ਤੋ€,-੨ : ੪ (894) 
ਭਸ -- ਸੁਆਹ, ਖਾਕ, ਭੁਸਮ 
“ਦੇ ਦੇ ਨੀਵ ਦਿਵਾਲ ਉਸਾਰੀ ਭਸ ਮੰਦਰ ਕੀ 
ਢੇਰੀ।” -- ਗਉ ੧, ੧੩, ੫ : ੧ (155) 
ਭਸਨਾ -- (ਸ਼. ਮਕਸਜ) ਭਸਮ, ਸੁਆਹ 
“ਰਤੂਲਦਾਰ- ਰਾਬਿੰਆ ਲਏ ਰਮ ਗਸਲਈ 
ਵੀ - ਬਿਲਾ ੫, ੪੩, ੪ : ੧ (811) 
ਭਸਮ -- ਸੁਆਹ, ਰਾਖ, ਧੁੜ 
` “ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ।” 
ਰ - ਸਿਰੀ ੧, ੨, ੨ : ੨ (14) 
“ਵੇਸ ਕਰੈ ਬਹੁ ਭਸਮ ਲਗਾਵੈ।” (ਧੂੜ, ਰਜ) 
-- ਗਉ ੧, ਅਸ ੧੨, ੧ : ੨ (236) 
“ਭਸਮ ਕਰੈ ਲਸਕਰ ਕੋਟਿ ਲਾਖੇ।” (ਭਾਵ ਮੁਕਾ 
_ ਦੇਵੇ, ਮੇਟ ਦੇਵੇ) ਰ 
` -- ਗਉ ੫, ਸੁਖ ੧੭, ੫ : ੨ (285) 


-- ਮਲਾਂ ਨਾਮ, ੧, ੩ : ੫ (1292) 





-- ਗਉ ੫੫, ਸੁਖ ੧੨, ੨ : ੬ (276) 
ਭਸਮੜਿ - ਖੇਹਦੀ ਢੇਰੀ ਥ 
“ਆਪੀਨ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ 
ਸਿਧਾਇਆ।” ਸਾ ਰ 

-- ਆਸਾ ੧, ਵਾਰ ੩ : ੧ (464) 
ਭਸਮਾ -- ਭਸਮ ਹੋਣਾ, ਖੇਹ/ਮਿਟੀ ਹੋਣਾ 
1 
ਕ੍ਰਿਮ ਭਸਮਾ ਰਾਮ। " 

-- ਬਿਲਾ ੫, ਛੰਤ ੪, ਡੇ : ੪ (848) 
ਭਸ਼ਮਾਧਾਰੀ -- ਭਸਮ ਦਾ ਧਾਰਨੀ ਭਾਵ ਸੁਆਹ 

ਦੀ ਢੇਰੀ 
ਗਸ ਨਗਰੀ ਰ੍ 

-- ਗਉ ਕੰਬ, ੫੩, ੨. ੧ (334 
ਭਸਮਾਭੁਤ --_ਸੁਆਹ ਹੋਇਆ ਹੋਇਆ 
“ਭਸਮਾਭੂਤ ਹੋਆ ਖਿਨ ਭੀਤਰਿ ਅਪਨਾ ਕੀਆ 
`ਪਾਇਆ।” - ਟੋਡੀ ੫, ੧੧, ੨ : ੧(714). 
ਭਸਮੇਹੀ -- ਸਾੜਕੇ ਸੁਆਹ ਕਰਨਾ . 
ਭਸਮੇਹੀ।”_ -- ਸੋਰ ੫, ੪, ੨ : ੧ (609) 
_ਭਸਮੈ -- ਭਸਮ/ਖਾਕ/ਸੁਆਹ ਦੀ 
“ਓਹਿ ਬਿਨਸੈ ਓਇ ਭਸਮੈ ਢੇਰੀ। 

` '=- ਗਉ ੫, ੮੦, ੧: ੪ (179) 
“ਉਡਰਿ ਹੰਸ-ਚਲਿਆ ਫੁਰਮਾਇਆ ਭਸਮੈ ਭਸਮ 
ਸਮਾਣੀ।” (ਭਸਮ ਵਿਚ) `_ 

- ਤੁਖਾਂ ੧, ਛੰਤ ੪, ੧ : ੫ (111) 
ਭਸੁ -- ਸੁਆਹ ਹੈ 
“ਦਾਨਹੁ ਤੈ ਇਸਨਾਨਹੁ ਵੰਜੇ ਭਸ਼ੁ ਪਈ ਸਿਚਿ 
ਖੁਬ।” 


-- ਮਾਝ ੧, ਵਾਰ ੨੬ਸ, ੧, ੧ : ੧੩ (150) 


ਹੋਰ ਰੂਪ -- ਭਸੂ - _ . 
“ਨਾਨਕ ਦੁਨੀਆਂ ਭਬੁ ਰੰਗੁ ਸੂ ਰੂ ਭਸ 
`ਖੇਹ।” (ਸੁਆਹ) 


- ਸਾਰ ੪, ਵਾਰ ਦਸ, ੧, < , ੧੧੨੦੦) 
: ਦੱਸੀ # 


ਭਖ ਰ 1786 ਭਗਤ 












“ਭਸੋ ਭਸੂ ਕਮਾਵਣੀ ਭੀਭਸੁ ਭਰੀਐ ਦੇਹ।” | “ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।” 
- ਸਾਰੁ ੪, ਵਾਸ ਦਸ, ੧, ੨ : ੨ (1240) - ਸਿਰੀ ੫, ੯੧, ੨ : ੨ (50) 
ਭਖ -- ਖਾਣਾ ਭਾਵ ਸਹਾਰਨਾ “ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਿਨ 
“ਅਸੰਖ ਸੁਰ ਮੁਹ ਭਖ ਸਾਰ।” ਭੇਡਾਰੇ।” (ਖਾਜਾ, ਖੁਰਾਕ) 
੍‌ `_`- ਜਪੁ ੧. ੧੭ : ੭ (4) -- ਗਉ ੪, ਵਾਰ ੨੧ਸ, ੪, ੧ : ੫ (312) 
ਭਖਸਿ -- ਖਾਂਦਾ ਹੈ, ਭਖੇ -- ਖਾਂਦੇ ਜਾਂਦੇ ਭਾਵ ਮੁਕ ਜਾਂਦੇ ਹਨ 
ਲਖਸਿ ਰੇ।” . -- ਮਾਰੂ ੧, ੪, ੧" : ੨ (990) - ਗਉ ੫, ਵਾਰ ੨ : ੩ (318) 
ਭਖਸੀ -- ਭਖੇਗੀ, ਬਲੇਗੀ, ਮਚੇਗੀ “ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ।” 
“ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ। ” (ਖਾਏ, 'ਭਖੇ ਵਾਉ" ਮੁਹਾਵਰੇ ਰੂਪ ਵਿਚ ਅਰਥ 
- ਮਲਾ ੧, ਵਾਰ ੨੬ : ੬ (1290) ਹਨ ਕੰਸੋਆ ਲੈਂਦਾ ਹੈ) ਰ ਰ 
-ਭਖਹਿ =- ਖਾਂਦਾ ਹੈ - ਮਾਰੂ ੫, ਵਾਰ ੪ਸ, ੫, ੨ : ੧ (1095) 
“ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ | ਭੱਥੈਂ - ।. ਭਖਦੀ/ਬਲਦੀ/ਤੇਜ਼ ਹੁੰਦੀ ਹੈ 
ਰੈਰਾ।ਏ ੧“ | “ਭੈ ਤਨਿ ਅਗਨਿ ਭਬੈ ਭੈ ਨਾਲਿ।” 
ਰ -- ਮਲਾ ੧, ਵਾਰ ੨ਪਸ, ੧, ੨ : ੧੪ (1290) ` -- ਗਉ ੧,੧,੨:੧(151)' 
ਭਖਲਾਇਆ -- ।. ਬਕਬਾਦ ਬੋਲਣਾ, ਬਰੜਾਉਣਾ 2. ਸਾੜਦਾ ਹੈ 
"ਕਾਹੇ ਕਉ ਮੂਰਖ ਭਖਲਾਇਆ। ” ੍ “ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਥੈ।” 
-- ਗਉ ੫, ੧੧੨, ੧“ : ੧ (188) | _ ੍‌ - ਗਉ ੪, ਵਾਰ ੨੮ : ੩ (315) 
_ਹੋਰ ਰੂਪ -- ਭਖਲਾਏ -- ਭਗ -- ਯੋਨੀ , 


“ਰਤਨ ਉਪਾਇ ਧਰੇ ਖੀਰੁ ਮਥਿਆ ਹੋਰ | “ਅਵਰ ਮਰਨ ਮਾਇਆ ਮਨੁ ਤੋਲੇ ਤਉ ਭਗ ਮੁਖਿ 





ਭਖਲਾਏ ਜਿ ਅਸੀ ਕੀਆ।” (ਫਜੁਲ ਬੋਲੇ) | _ ਜਨਮੁ ਵਿਗੋਇਆ।” 
-- ਆਸਾ ੧, ੭, ੪ : ੧ (350) - ਸਿਰੀ ਬੈਣੀ, ੧, ੩ : ੪ (93) 
2. ਸੁਪਨੇ ਵਿਚ ਅਬਾ ਤਬਾ ਬੋਲਣਾ ਭੰਗ -- ਟੁੱਟ ਜਾਣਾ 
““ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ।” | ਜਤਨ ਕਰੈ ਤਉ ਭੀ ਸੁਰ ਭੰਗ।” 

" _ ਉਡ; ਵਾਰ ੮ : ੨ (707) - ਹਉ ੫. ਸੁਖ ੪, ੬ : ੬ (267) 
ਹੋਰ ਰੂਪ -- ਭਖਲਾਈ -- ਭਗਉਤੀ -- ।. ਭਗਵਾਨ ਦਾ ਉਪਾਸ਼ਕ, ਵੈਸ਼ਨਵ 
`“ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਗਤ, ਵਿਸ਼ਨੂੰ ਦਾ ਉਪਾਸ਼ਕ 

_ ਭਖਲਾਈ ਹੈ।”” (ਬੁਰੜਾਉਂਦਾ ਹੈ) “ਭਗਉਤੀ ਰਹਤ ਜੁਗਤਾ। ” 
-- ਮਾਰੂ ੧, ਸੋਲਾ ੩, ੯ : ੩ (1023) - ਸਿਰੀ ੫, ਅਸ ੨੭, ੨ : ੧ (71) 
ਭਖਲਾਏ -- 2. ਭਗਤੀ ਕਰਨ- ਵਾਲਾ ਰ 
“ਸੁਪਨ ਭਇਆ ਭਖਲਾਏ ਅੰਧ।” “ਕੋਈ ਕਹ ਤਉ ਅਨੰਨਿ ਭਗਉਤੀ।” 
ਰ `__ - ਰਾਮ ੫, ੧੦, ੨ : ੪ (885) - ਰਾਮ ੫, ਅਸ ੧, ੨ : ੩ (912) 
ਭਖਿ -=- ਖਾਂਦੇ ਭਗਹ -- ਭਜਦੀ ਹੈ 
"ਅਸੰਖ ਮਲੇਛ ਮਲੁ ਭਖਿ ਖਾਹਿ।” (ਭਾਵ ਹੈ | _“ਬਡ ਪੁਰਖ ਪੂਰਨ ਗੁਣ ਸੰਪੂਰਨ ਭੂਮ ਭੀਤਿ ਹਰਿ 
ਹਾਬੜਿਆਂ ਵਾਂਗ ਖਾਣਾ) ਹਰਿ ਮਿਲਿ ਭਗਹ।” __ 
-- ਜਪੂ ੧, ੧੮ : ੭ (4) `. - ਬਿਹਾ ੫, ਛੰਤ ੪, ੨ : ੫ (544) 


ਭਖੁ -- ਖਾਦ ਪਦਾਰਥ, ਖਾਣ ਵਾਲੀ ਵਸਤ _ ਭਗਤ -- ।. ਉਪਾਸ਼ਕ, ਭਗਤੀ ਕਰਨ ਵਾਲਾ 








_ -- ਆਸਾ ੫, ੧੦੮, ੨ : ੨ (397) 
2. ਭਗਤਾਂ ਨੰ 
“ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ 
ਭਗਤ ਪਿਆਰੇ। ” 
-- ਗਉ ੩, ਛੰਤ ੪, ੪ : ੨ (246) 
“ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੂ 
ਪਾਈਐ।” (ਭਗਤਾਂ ਦੀ) ਰ੍ 
੨ ਰਜਿ ੫, ਵਾਚ ੯ : ੯ (5201 
ਹੋਰ ਰੂਪ -- ਭਗਤਹ -- 
ਲਗਿ ਜੀਵਤੇ ਜੀਉ। (ਭਗਤਾਂ ਦੇ) 
-- ਸਿਰੀ ੫. ਛੰਤ ੩, ੩ : ੧ (80) 
“ਧਿਆਇ ਧਿਆਇ ਭਗਤਹ ਸੁਖੁ 
ਪਾਇਆ। ” (ਭਗਤਾਂ ਨੇ) 
-- ਗਉ ੫. ਸੁਖ ੧੬, ੨ : ੯ (264) 
“ਨਾਮ. ਧਾਰੀਕ ਉਧਾਰੇ ਭਗਤਹ ਸੰਸਾ 
ਕਉਨ।”” (ਭਗਤਾਂ ਨੂੰ) 


- ਆਸਾ ੫. ਛੰਤ ੮, ੪ : ੧ (458) 


ਭਗਤਹੁ -- 
“ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ 
ਜਨ ਤਾਰਦਾ।” (ਹੇ ਭਗਤ ਜਨੌ) 
-- ਸਿਰੀ ੪, ਵਾਰ ੧੮ : ੫ (90) 
“ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ 
ਭਗਵੰਤੁ ।” (ਭਗਤਾਂ ਤੋਂ) 
___ - ਸਲੋ ਕਬ, ੨੪੧ : ੨ (1377) 
ਭਗਤਜਨਾ -- ਭਗਤਾਂ __ 
“ਭਗਤਜਨਾ ਕੀ ਊਤਮ ਬਾਣੀ ਗਾਵਹਿ ਅਕਥ 
ਕਥਾ ਨਿਤ ਨਿਆਰੀ।” ਰੱ 
- ਗੂਜ ੪, ਅਸ ੧, ੪ : ੧ (507) 
ਹੋਰ ਰੂਪ -- ਭਗਤਜਨਾਂ -- ਰ 
“ਭਗਤਜਨਾਂ ਲੇ ਉਧਰਿਆ ਪਾਰਿ। ” (ਭਗਤਾਂ) 
-- ਭੈਰ ਨਾਮ, ੧੦, ੨੭ : ੨ (1166) 
ਭਗਤਨ -- ਭਗਤਾਂ ਰ੍ 
“ਕਰਿ ਕਿਰਪਾ ਭਗਤਨ ਸੰਗਿ ਰਾਤੇ।” 
-- ਮਾਝ ੫, ੧੯, ੧ : ੨ (100) 





ਰੀਤੀ ਦਾ 





-- ਗਉ ੫. ੧੬੬",੧: ਤ (216) 
।. ਭਗਤ ਜਨਾਂ/ਭਗਤੀ ਕਰਨ ਵਾਲਿਆਂ 
ਦੇ ਰੱ 
“ਨਾਨਕ ਭਗਤਾ ਸਦਾ ਵਿਗਾਸੁ । ” 
<<. ਲਘੂ ੧, ੮ : ੫ (2) 
“ਹਰਿ ਭਗਤਾ ਦੋਇ ਵਡਿਆਈ ਗਰੀਬ 
ਅਨਾਥਿਆ।” (ਭਗਤਾਂ ਨੂੰ) 
- ਸਿਰੀ 8, ਵਾਰ ੧੭ : ੫ (90) 
ਹੋਰ ਰੂਪ -- ਭਗਤਾਂ -- __ 
“ਚਰਨ ਕਮਲ ਭਗਤਾਂ ਮਨਿ ਵ੍ਰਠੇ।” 
(ਭਗਤਜਨਾਂ ਦੇ) 
- ਮਾਂਝ ੫, ੫੦, ੩ : ੧ (109; 
2. ਭਗਤ (ਹੈ) 
“ਜਿਸੁ ਮੇਲੇ ਸੋ ਭਗਤਾ। ” ਰ੍ 
-- ਸਿਰੀ ੫, ਅਸ ੨੭, ੨ : ੩ (71) 
. ` ਚੋਭਾਂ | . ---ਗੂਜ ੫, ੧੧, ੨ : ੧ (498) 
3. ਭਗਤ ਜਨਾਂ, ਭਗਤੀ ਕਰਨ ਵਾਲਿਆਂ 
“ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ। ” 
- ਮਾਝ ੧, ਵਾਰ ੧੬ : ੧ (145) 
ਹੋਰ ਰੂਪ -- ਭਗਤਾਂ -- 
“ਆਪਣੀ ਧੈਜ ਆਪੇ ਰਾਖੈ ਭਗਤਾਂ ਦੇਇ 
_ ਵਡਿਆਈ।” (ਭਗਤ ਜਨਾਂ) 
-- ਭੈਰ ੩, ੨੧, ੫ : ੧ (1133) 
ਭਗਤਿ ਬਡਾਈ।” (ਭਗਤ ਜਨਾਂ) ਰ 
-- ਸਾਰ ੩, ਅਸ ੧,੨:੧(। 
ਭਗਤਾਹ -- ਭਗਤਾਂ, ਭਗਤ ਜਨਾਂ 
ਚਲਣਾ।” _ -- ਰਾਮ ੩, ਅਨੰ ੧੪ : ੨ (916) 
ਭਗਤਾਨਾ -- ਭਗਤਾਂ ਦੀ, ਰ੍ 
“ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ 
ਭਗਤਾਨਾ। ” ਰ 
-- ਸੂਹੀ ੫, ਛੰਤ ੧, ੧ : ੬ (777) 


ਭਗਤਿ -- ਭਗਤੀ 


ਪੀ 


ਭਗਤਿਹੀਣੂ 


1788 


ਚ 


ਭੰਗਨਾ 





“ਵਿਣੁ ਗੁਣ ਕੀਤੇ ਭਗਤਿ ਨ ਹੋਇ।” 
- ਜਪੁ ੧, ੨੧ : ੬ (4) 
“ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ 
ਕੋਇ।”” -- ਸਿਰੀ ੩, ਅਸ ੨੧, ੧" : ੨ (66) 
ਭਗਤਿਹੀਣੂ -- ਭਗਤੀ ਵਿਹੂਣਾ, ਭਗਤੀ ਤੋਂ ਖਾਲੀ 
“ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ।” 


- ਸਿਰੀ ੩, ੪੮, ੧" : ੧ (32) 
ਹੋਰ ਰੂਪ -- ਭਗਤਿਹੀਨ -- 
“ਤੈਸੇ ਹੀ ਤੂਮ ਤਾਹਿ ਪਛਾਨਹੁ ਭਗਤਿਹੀਨ ਜੋ 


ਪ੍ਰਾਨੀ।” -- ਬਿਲਾ ੯, ੩, ੨ : ੨ (831) 


ਭਗਤਿ ਵਛਲ -- ਭਗਤੀ ਨੂੰ ਪਿਆਰ ਕਰਨ ਵਾਲਾ 


ਨਾਇਓ।”-- - ਗਉ ੫. ਅਸ ੧੪, ੫ : ੧ (241) 
ਹੋਰ ਰੂਪ -- ਭਗਤਿਵਛਲੁ -- 


“ਸ੍ਰੀਰੰਗੋ ਦਇਆਲ ਮਨੋਹਰੁ ਭਗਤਿਵਛਲੁ 


ਬਿਰਦਾਇਆ। ” (ਭਗਤੀ ਨੂੰ ਪਿਆਰ ਕਰਨ 
ਵਾਲਾ) -- ਗਉ ੫, ਛੰਤ ੩, ੨ : ੨ (246) 
ਭਗਤੀ -- 1. ਉਪਾਸਨਾ, ਸਰਧਾ ___ 
“ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ 
ਹੋਇ।” -- ਸਿਰੀ ੩, ੩੭, ੩ : ੨ (27) 
"ਭਗਤੀ ਨਾਮ ਵਿਹੂਣਿਆ ਆਵਹਿ ਵੰਝਹਿ ਪੂਰ।” 
(ਭਾਵ ਖ੍ਰਮ ਤੇ ਨਾਮ ਤੋਂ ਖਾਲੀ) 
-- ਸਿਰੀ ੫, ੮੪, ੩ : ੩ (47) 
2. ਭਗਤਾਂ ਨੇ ਰ੍ 


“ਹਰਿ ਕਾਂ ਭਾਣਾ ਭਗਤੀ ਮੰਨਿਆ ਸੇ ਭਗਤ 


ਪਏ ਦਰਿ ਥਾਇ।”' 
- ਸਿਰੀ ੩, ਅਸ ੧੯, ੩ : ੨ (65) 
“ਜੁਗੁ ਜੁਗੁ ਭਗਤੀ ਆਖਿ ਵਖਾਣੀ।” 
..- ਗਉ ੩, ੩੩, ੪ : ੨ (161) 
_ਹੋਰ ਰੂਪ -- ਭਗਤ -- 
(ਭਗਤਾਂ ਵਿਚ, ਭਗਤਾਂ ਦੁਆਰਾ) 
- ਮਾਝ ੫, ੪੮, ੧: ੨ (106) 
ਤਾ ਕਿ ਆਪਿ ਵਰਤਦਾ ਪ੍ਰ ਜੀ ਭਗਤੀ 
ਹੂ ਤੂ ਜਾਤਾ।” 
- ਸੋਰ ੩, ਅਸ ੧, ੪ : ੧ (638) 














4. ਭਗਤੀ ਕਰਕੇ, ਭਗਤੀ ਸਦਾ _ 
“ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ _ 
ਦ੍ਰਿਤਿਾਇਆ ਗਿਆਨਾਂ ਹੇ।” 
- ਮਾਰੂ ੫, ਸੋਲਾ ੪, ੫ : ੩ (1075) 
5. ਭਗਤੀ/ਸਰਧਾ/ਪਿਆਰ ਕਰਨ ਵਾਲੀ 
“ਜਿਉ ਪੁਰਖੇ ਘਰਿ ਭਗਤੀ ਨਾਰਿ ਹੈ ਅਤਿ ਲੋਚੈ 
ਭਗਤੀ ਭਾਇ। ” 
- ਸਲੋ ੩, ੧੨ : ੧ (1413) 
ਭਗਤੀਜਾ -- ਭਗਤ ਹੋਈਦਾ ਹੈ (ਸ਼ਬਦਾਰਥ, 
ਦਰਪਣ); ਭਗਤ (ਨਿਰਣੇ); ਸ੍ਰੇਸ਼ਟ 
ਭਗਤੀ (ਕੋਸ਼); ਭਗਤਾਂ ਦਾ ਪੂਜਯ ` 
ਕਰਤਾਰ (ਮਹਾਨਕੋਸ਼), 
“ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ 
ਹੈ।” -- ਮਾਰੂ ੫, ਸੋਲਾ ੩, ੧੦ : ੩ (1074) 
ਭਗਤੁ -- ਭਗਤੀ ਕਰਨ ਵਾਲਾ, ਸ਼ਰਧਾਵਾਨ, . 
“ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ।” 
- ਸਿਰੀ ੫, ੯੬, ੧: ੨ (51) 
ਜੋ ਰੂਪੀ ਤਾ ਬਗਤ ਰ 
ਲਗੇ ਭਗਤੇ।” (ਭਗਤੀ ਵਿਚ) 
ਰ _ - ਸਮੁ ੫, ੮ : ੫ (1366) 
ਭਗਤ -- 
“ਭਗਤ੍ਰੰ ਭਗਤਿ ਦਾਨ ਰਾਮ ਨਾਮ ਗੁਣ 
ਕੀਰਤਨਹ।” (ਭਗਤਾਂ ਨੂੰ) ਰ੍ 
-- ਸਸ ੫, ੨੦ : ੩ (13559 
ਭੰਗਨ -- ਨਾਸ ਹੋਣਾ, ਨਸ਼ਟ ਹੋਣਾ 
“ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ 
ਦੇਹਾਦਿ।” -- ਬਿਲਾ ੫, ੩੮, ੩ : ੧(810) 
ਹੋਰ ਰੂਪ -- ਭੰਗਨਹ -- ਰ 
“ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ 
ਭੰਗਨਹ। ” (ਤੁਟਨਾ) ਰ੍ . 
- ਸਸ ੫, ੨੮ : ੧ (1356) 
ਭਗਨੰਤ -- ਭੰਨ ਦੇਵੇ ੧ 
“ਮਸਕੰ ਭਗਲੰਤ ਸੈਲੰ ਕਰਦਮੰ ਤਰਤੰ ਪਪੀਲਕਹੇ।”” 
- ਸਸ ੫, ੫੫ : ੧ (1359) 
ਭੰਗਨਾ -- ਨਾਸ ੍ 


_ਭਗਵਉ 


` 1789 








ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ 
ਹੋਵੀ ਭੰਗਨਾ।” ਰ 
ਰ੍ `_ - ਮਾਰੂ ੫, ਸੋਲਾ ੯, ੬ : ੩ (1080) 
ਭਗਵਉ -- ਗੇਰੂ ਰੰਗਾ 
“ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ 
ਭੇਸੁ।” -- ਸੋਰ ੯, ੧੦, ੧ : ੨ (633) 
ਭਗਵਤ -- ਹਰੀ/ਪ੍ਰਭੂ/ਕਰਤਾਰ ਵਾਲੇ ਭਾਵ ਭਗਤ 
“ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ 
ਭੈ ਫਾਸੀ।” -- ਭੈਰ ਕਬ, ੧੭, ੬ : ੧ (1162) 
ਭਗਵੰਤ -- ।. ਪ੍ਰਭੁ, ਪਰਤਾਪ ਵਾਲਾ ਹਰੀ 
“ਬਿਨੁ ਭਗਵੰਤ ਨਾਹੀ ਅਨ ਕੋਇ।” 


-- ਗਉ ੫. ੧੩੦, ੧" : ੧ (192) 


ਉਨ ਹਿਲ 


ਭਗਵੰਤ। ” -- ਗਉ ੫. ਬਾਅ ੧੬ਸ : ੨ (253) 
ਹੋਰ ਰੂਪ -- ਭਗਵੰਤਾ -- 
“ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ। ” 


(ਹੇ ਪ੍ਰਭੁ) - ਮਾਝ ੫, ੮, ੩: ' ਆ (90) 
ਚਰਨ ਕਮਲ ਅਰਾਧਿ ਭਗਵੰਤਾ। ” (ਭਗਵੰਤ 
ਪਭ) ਦੇ) 


>- ਗਉ ੫, ੧੧੯, ੨:੧(189) 
“ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਢਇਆ 
ਕਰੇ ਭਗਵੰਤਾ। ” (ਪ੍ਰਭੂ) 
ਸਿ - ਮਾਰੂ ੫, ੧੫. (੦ ੨ (1003) 
ਗਵੰਤੁਂ - _ 
“ਸਾਧ ਸੰਗਿ ਜਪਿਓ ਭਗਵੰਤੂ। ”` (ਪ੍ਰਭੂ) 
-- ਗਉ ੫, ੯੨, ੧.: ੧ (163) 
2. ਭਾਂਗਵੰਤ ਭਾਵ ਦੌਲਤਮੰਦ, ਭਾਗਾਂ ਵਾਲੇ 


“ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ।” 


`... ." ਗਉ ੫, ਬਾਅ ਤੋਸ : ੧ (250) 
“ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੋਂ 
_ਭਗਵੰਤ। ” (ਭਾਗਾਂ ਵਾਲੇ) ਰ 
-- ਗਉ ੫. ਬਾਅ ੪੨ਸ : ੨ (259) 

ਹੋਰ ਰੁਪ -- ਭਗਵੰਤਾ -- 


“ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ 


ਭਗਵੰਤਾ। ” (ਭਾਗਾਂ ਵਾਲੇ) . 
. -= ਆਸਾ ੫, ੪੦, ੩ : > (380) 


“ਨਾਮਿਰਤੇ ਜਨ ਭਏ ਭਗਵੰਤਾ।” (ਵਡਭਾਗੀ) 














- ਆਸਾ ੫, ੮੦, ੧ : ੨ (390) 
ਭਗਵੰਤੀ -- _ ਰ 
“ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ 
ਹਰਿ ਭਾਲਿ।” 
- ਸਲੋ ੩, ੪੮ : ੪ (1418) 
`ਭੰਗਵੰਤੁ -- ਜਾ 
“ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ 
_ ਭਗਵੰਤੁ । `-- ਮਾਝ ੫, ਦਿਨ ੩ : ੫,(137) 
ਭਗਵੰਤੁ -- 1. ਪ੍ਰਰੂ, ਵੇਖੋ 'ਭਗਵੰਤ' (1) 
2. ਭਾਗਵੰਤ, ਸੁਭਾਗਾ, ਵੇਖੋ “ਭਗਵੰਤ” (2) 
3. ਵਡੇ ਪ੍ਰਤਾਪ ਵਾਲਾ 
` ਗੁਰੂ ਮੇਰਾ ਪਾਰਬ੍ਰਹਮੁ ਗੁਰੁ ਭਗਵੰਡੁ।” 
`.- ਗੋਂਡ ੫, ੯, ੧ : ੨ (864) 
“ਸੋ ਭਗਉਤੀ ਜੋ ਭਗਵੰਤੈ ਜਾਣੈ। ” 
-- ਸਿਰੀ ੪, ਵਾਰ ੧੪ਸ, ੩, ੨ : ੧ (86) 


ਭਗਵਾ = ਭੂਰੇ ਰੰਗ ਦਾ, ਸਤੋ ਗੁਣ ਦਾਂ ਪ੍ਰਤੀਕ 


“ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ. 
.ਸੰਨਿਆਸਾ। ? `-- ਮਾਝ ੧, ਵਾਰ ੫ : ੨ (140) 
ਭਗਵਾਨ =- ਪਾਰਬ੍ਰਹਮ, ਕਰਤਾਰ, ਪ੍ਰਭੂ 
“ਜਾ ਕੈ ਰਿਦੈ ਵਸਹਿ ਭਗਵਾਨ ।” 
-- ਗਉ ੫, ੧੪੯, ੨ “ ੨ (195) 
ਹੋਰ ਰੁਪ - ਭਗਵਾਨਏ -- 
“ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ 
` ਨਮਹ।” (ਹੇ ਭਗਵਾਨ)... 
-ਨਸਸਪ੫, ੧੧ :.੪ (1355)- " 
ਭਗਵਾਨਹ -- ਰ੍ 
“ਸਰਣਿ ਸੂਰ ਭਗਵਾਨਰ ਜਪੰਤਿ ਨਾਨਕ ਹਰਿ 
ਹਰਿ ਹਰੇ।” (ਪ੍ਰਤਾਪ ਵਾਲਾ ਹਰੀ) 
-- ਜੈਤ ੫, ਵਾਰ ੧੬ਸ, ੫੧: ੨ (709). 
_ਭਗਵਾਨਾ -- ਰ੍ 
“ਸਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ 
_ ਭਗਵਾਨਾ।” (ਪਰਤਾਪ ਵਾਲਾ ਹਰੀ) _ 
ਰ੍ -- ਗਉ ੫. ਛੰਤ ੨, ੩ : ੬ (248)' 
ਸਰ (ਪਾਪ ਵਲੋਂ ਹਰੀ 
ਨੂੰ) 


ਭਗਵੀ 
_ ਭਗਵਾਨੂ - ੍ 
ਸੋਈ ਪੁਰਖੁ ਜਪੇ ਭਗਵਾਨੁ । (ਪ੍ਰਭੂ) 
-- ਗਉ ੫, ੯੭. ੪ : ੨ (185) 
ਭਗਵਾਨੈ -- 
"ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ।” 
(ਭਗਵਾਨ ਦੀ) 
ਰ੍ `. -- ਗਉ ੫, ਬਾਅ ੨੯ : ੬ (256) 
ਜਿਸ ਦਇਆਲੁ ਹੋਇ ਭਗਵਾਨੈ। ” (ਪ੍ਰਭੂ) 
- ਸੋਰ ੫, ੫੭, ੪ : ੨ (623) 





ਭਗਵਾਨੋ -- 
"ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ 
ਭਗਵਾਨੋ। ”-- ਬਸੰ ੯, ੧. ੨ : ੨ (।।86) 
ਭਗਵੀ -- ਭੂਰੇ ਰੰਗ ਦੇ 
“ਜੋ ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ।” 
__ -- ਸਲੋ ੩, ੬੪ : ੧ (1420) 
ਹੋਰ ਰੂਪ -- ਭਗਵੇ -- 
“ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ 
ਭਗਵੇ ਭੇਖ ਭਏ।” __ 
- ਆਸਾ ੧, ੩੩, ੧ : ੨ (358) 
ਭਗਵੈ -- 
“ਭਗਵੈ ਵੇਸਿ ਕਰਮਿ ਮੁਕਤਿ ਨ ਹੋਇ।” 
-- ਬਸੰ ੩, ੧੨, ੨ : ੧ (1176) 
ਭਗਾ -- ਭਜ ਗਿਆ, ਦੂਰ ਹੋ ਗਿਆ. 
“ਜਗਿ ਜਨਮ ਮਰਣੁ ਭਗਾ ਇਹ ਆਈ ਹੀਐ 
ਪਰਤੀਤਿ। ” -- ਸਵ ੪, ਗਯੰ ੩ : ੨ (1402) 
ਭੰਗਾਂ -- ।. ਭੁਲ, ਕਸੂਰ ___ 
` - ਆਸਾ ੫, ੮੩, ੪ : ੩ (391) 
2. ਘਾਟਾ, ਤੋਟਾ 
“ਹਉ ਰੋਗੁ ਬਿਆਪੈ ਚੁਕੈ ਨ ਭੰਗਾ।” 
- ਕਾਨ ੫, ੩੬, ੨ : ੨ (1305) 
ਭਗਾਤੀ -- ਭਗਤਾਂ ਦੀ ਰ 
_ਭਗਾਤੀ। ” 
ਭੰਗਾਰ -- ਛੇਤੀ ਭੂਰ ਜਾਣ ਵਾਲੀ ਲਾਖ 
“ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ। ” 
- ਸਲੋ ਕਬ, ੧੪੫ : ੨ (1372) 








` -" ਧੰਨਾ ੪, ੫, ੬ : ੨ (668). 


ਰਸ 


1790 ਭਜ 


ਭਗਿ -- ਭਜ, ਦੌੜ 
“ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ 
ਜਾਈ।” _-- ਰਾਮ ਕਬ, ੪, ੩ : ੧ (970) 
ਭੰਗੂ -- ਵਿਘਨ, ਟੋਟ ਰ 
“ਹਰਿ ਨਾਮੁ ਜਪਤ ਕਬ ਪਰੈ ਨ ਭੰਗੂ। ” 
- ਗਉਂ ੫. ਸੁਖ ੨, ੬ : ੪ (264) 
“ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੂ ਹੈ।” 
(ਵਿਘਨ ਭਾਵ ਦੁਖ) 
-- ਸੂਹੀ ੧, ਅਸ ੩, ੬ : ੨ (752) 
“ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ 
ਭੰਗੁ। (ਭਾਵ ਮੂੰਹ ਮੋੜਦਾ ਨਹੀਂ) 
- ਰਾਮ ੫, ਵਾਰ ਪਸ, ੫, ੧ : ੩ (958) 
“ਕਹੁ ਨਾਨਕ ਤਿਸੁ ਜਨ ਨਹੀ ਭੰਗੂੁ।” (ਤੋਟਾ) 
- ਭੈਰ ੫, ੫੩. ੪ : ੪ (1151) 
ਭੰਗੁਨਾ -- ਭੰਗਰ, ਮਾਤਰ ਨ 
“ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ 
ਨਾਹੀ। ” -- ਆਸਾ ੫, ੧੫੨, ੧" : ੨ (408) 
ਭਗੇ -- ਭਜੇ, ਚਲੇ ਗਏ, ਨਸ ਗਏ 
'ਜਨਮਹਿ ਮਰਿ ਭਗੇ ਹਾਂ।”” 
-- ਆਸਾ ੫, ੧੬੩, 2 : ੨ (411) 
ਹੋਰ ਰੂਪ -- ਭਗੈ -- 
“ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ 
ਨ ਭਗੈ।` (ਭਜਣਾ) 
- ਮਾਰੂ ੫, ਵਾਰ ੧੧ : ੪ (1098) 


। ਭੰਗੈ -- ਟੁਟਿਆ ਭਾਵ ਵੇਮੁਖ ਹੋਇਆ 


''ਤਿਚਰੁ ਥਾਹ ਨ ਪਾਵਈ_ਜਿਚਰੁ ਸਾਹਿਬ ਸਿਉ 
_ ਮਨ ਭੰਗੈ।  -- ਮਾਰੂ ੫, ਵਾਰ ੧੧ : ੬ (1098). 
ਭਗ੍ਹਿ - ਭਗਤੀ, ਉਪਾਸ਼ਨਾ 
ਕੁਅਰ ਨਿਹਕਲੰਕ ਬਜੀ ਡੰਕ ਚੜ੍ਹ ਦਲ ਰਵਿੰਦ 
ਜੀਉ।” -- ਸਵ ੪, ਗਯੰ ੯ : ੨ (1403) 
ਭਬੂ -- ਭੰਗ 
“ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ 
ਹੋਵੀ ਭੰਡੂ। (ਭਾਵ ਲਹਿੰਦਾ) __ 
. ਦ ਸੂਹੀ ੪, ੩, ੧ : ੨ (731) 

ਭੰਜ -- ਟੁੱਟਦੇ ਹਨ, ਦੂਰ ਹੁੰਦੇ ਹਨ __ 
“ਚੀਤਿ ਆਵੈ ਤਾਂ ਸਭਿ ਦੁਖ ਭੰਜ।” 





ਭਜਉਂ -- ਸਿਮਰੋ 
“ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ 
ਭਰਪੂਰਿ।” 
-- ਰਾਮ ੫, ਰੁਤੀ ੧. ੧ਸ : ੨ (927) 
ਹੋਰ ਰੂਪ - ਭਜਹ -- 
“ਮਿਲਿ ਸਾਧੂ ਨਿਤ ਭਜਹ ਨਾਰਾਇਣ। ” (ਅਸੀਂ 
ਭਜੀਏ, ਸਿਮਰੀਏ) 
- ਕਾਨ ੫, ਛੰਤ ੧, ੨ : ੧ (1312) 
ਭਜਹਾ --. 
ਦਾਸਿ ਭਜਹਾ।” (ਸੇਵਦੇ/ਭਜਦੇ ਹਾਂ) 


-- ਸਾਰ ੫. ੪, ੨੩ : ੧(1203) 


. ਭਜਹਿ -- 
ਸਿ ਮਲੀ (ਸਿਮਰੇ) 
` -- ਗਉ ੫, ੧੨੪, ੪ :੨ (190) 
ਭਜਹੁ -- ` 
“ਮਨ ਰੇ ਸਦਾ ਭਜਹੁ ਹਰਿ ਸਰਣਾਈ। ” 
(ਸਿਮਰੋ) -- ਸਿਰੀ ੩, ੪੫, ੧” : ੧ (31) 
ਭਜਣੰ -- 


“ਲ ਬਧ੍ਰੰ ਸਾਧਸੰਗੇਣ ਨਾਨਕ ਸੁਖ ਅਸਥਾਨ 
ਗੋਪਾਲ ਭਜਣੰ। (ਸੇਵਨ, ਸਿਮਰਣ। ” 
` -- ਗਾਥਾ ੫, ੪ : ੨ (1360) 


ਭਜਤ -- ।. ਸੇਵਨ ਕਰਦਾ 
“ਬੇਸੁਆ ਭਜਤ ਕਿਛੁ ਨਹ ਸਰਮਾਵੈ।” (ਭਾਵ 
ਭੋਗਦਾ) - ਭੈਰ ੫, ੨੮, ੧: ੨ (1143) 

2. ਭਜ/ਨਸ/ਦੌੜ ਜਾਂਦਾ ਹੈ _ 
“ਦੇਖਤ ਦਰਸੁ ਭਟਕਿ ਕਰਮੁ ਭਜਤ ਦੁਖ ਪਰਹਰਿ 

ਸੁਖ. ਸਹਜ ਬਿਗਾਸੇ। ” 


- ਸਵੇ ੪, ਮਥੁ ੬ : ੨1404) 
ਭਜੰਤ -- ਸਿਮਰਦਾ, ਜਪਦਾ 
“ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ 
ਜਨਮਨਹ। ' _--- ਸਸ ੫, ੬੩ : ੩ (1359) 
ਭਜੰਤੀ -- ਉਚਾਰਨੀ 
“ਹਰਿ ਕੀਰਤਿ ਕਲਜ਼ੁਗ ਵਿਚਿ ਉਤਮ ਮਤਿ 
ਗੁਰਮਤਿ ਕਥਾ ਭਜੰਤੀ। ” 
-- ਨਟ ੪, ੮, ੧ : ੧ (977) 








-- ਭੈਰ ਨਾਮ, ੨, ੧" : ੧ (1163) 
ਭਜਬਈ -- ਭਜਦਾ ਹੈ, ਸਿਮਰਨ ਕਰਦਾ ਹੈ 
ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ 
ਉਨ ਰ 
-- ਕਲਿ ੪, ੪, ੩ : ੧ (1320) 
ਭਜਨ -- ਸਿਮਰਨ 
ਚਿਤੁ ਲਾਵਉ।”” -- ਗਉ ੯, ੫, ੨ : ੧ (219) 


-- ਸਸ ੫, ੩੪ : ੧ (1357) 
ਭੰਜਨ -- 1. ਦੂਰ ਕਰਨ ਵਾਲਾ, ਤੋੜਨ ਵਾਲਾ, 
ਰ੍ _ ਨਾਸ ਕਰਨ ਵਾਲਾ 

“ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। 
-- ਸਿਰੀ ੪. ਵਾਰ ੨੦ : ੪ (91) 
2. ਨਾਸ ਕਰਨ, ਤੋੜਨ ਰ੍ 
ਰ - ਸਵ ੪, ਮਥ ੧ : ੪ (1404) 
ਭੰਜਨਹਾਰ -- ਤੋੜਨਵਾਲਾ, ਨਾਸ ਕਰਨ ਵਾਲਾ 
“ਦੁਖੁ ਭੰਨਾ ਭੈ ਭੰਜਨਹਾਰ । ” 
_-- ਮਲਾ ੫, ੨੧, ੨ : ੧ (1271) 
ਹੋਰ ਰੂਪ -- ਭੰਜਨਹਾਰਾ -- _ 
ਤੀ 
- ਮਾਝ ੫. ੪੧. 2 : ੧ (106) 


ਭਜਨਾ -- ਸਿਮਰਨਾ 
“ਗੋਬਿਦੁ ਭਜਨਾ ਰੰਗਿ।” . 

..! - ਬਿਲਾ ੫, ਅਸ ੨, ੯: ੪ (838) 
ਦਿ ਆ 


“ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ। ” 
-- ਸਿਰੀ ੫, ੮੩, ੧ : ੩ (46) 

2. ਤੋੜ/ਭੰਨ/ਨਾਸ ਕਰ ਦੇਣ ਵਾਲਾ 
“ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ` 
ਭਾਇ।” ਰ 
- ਸਿਰੀ ੧, ਅਸ ੭, ੩ : ੧ (57) 


ਭਜਨਾਸਨੀ ਰ 1792 ਭੰਵੂ 

ਭਜਨਾਸਨੰ -- ਸਿਮਰਨ ਵਿਚ ਇਸਥਿਤੀ, ਭਜਨ “ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ 
ਕਰਕੇ ਪ੍ਰਾਪਤ ਹੋਇਆ ਭਗਵੰਤੁ। (ਜਪਿਆ, ਸਿਮਰਿਆ) 

"ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ - ਗਉ ੫, ਥਿਤੀ ੧੭ : ੬ (300) 








ਭਗਵੰਤ ਭਜਨਾਸਨੰ। ” , __ ਭਜੀਐ -- ਰ ਰ੍ 
ਰ੍ -- ਸਸ ੫, ੧੨ : ੫ (1355) | `` “ਮਿਲਿ ਭਜੀਐ ਸਾਧਸੰਗਿ ਮੇਰੇ ਮੀਤ।” 
ਭਜਨਿ -- ਭਜਨ ਨਾਲ (ਜਪੀਏ) -- ਗਉ ੫, ਥਿਤੀ ੧ : ੨ (296) 
“ਹਰਿ ਕੈ ਭਜਨਿ ਕਉਨ ਕਉਨ ਨ ਤਾਰੇ।” _ | ਭੰਜੀਐ -- ਨਾਸ ਕਰੋ, ਦੂਰ ਕਰੋ __ . 
- ਮਲਾਂ ੫, ੧੩, ੧" : ੧ (1269) | “ਹੋਹੁ ਕ੍ਰਿਪਾਲ ਦਇਆਲ ਨਾਂਨਕ ਭਉ ਭੰਜੀਐ। ” 
ਭੰਜਨਿ -- ਦੂਰ ਕਰਨ ਵਾਲਾ, ਨਾਸ ਕਰਨਾ ਰ _ - ਜੈਭ ੫, ਵਾਰ ੧੦ : ੫ (708) 
“ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ | ਭਜੁ -- 1. ਸਿਮਰ, ਜਪ ___ 
ਰਸਾਲੀ ਜੀਉ।” . (ਕਿ 
( -- ਮਾਝ ੫, ੩੯. ੪ : ੩ (106) - ਆਸਾ ੫, ਸੋਪੁ ੪, ੧: ੪ (12) 
ਭਜਨੁ -- ਉਪਾਸ਼ਨਾ, ਸਿਮਰਨ, ਬੰਦਗੀ_ ਹੋਰ ਰੂਪ -- ਭਜੇ - _ ੍ 
“ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ | “ਚਰਣ ਭਜੇ ਪਾਰਬ੍ਰਹਮ ਕੇ ਸਭਿ ਜੰਪ ਤਪ 
ਪਾਵੈ।” - ਗਉ ੯, ੩, ੨ : ੨ (219) ਤਿਨਹੀ ਕੀਤਿ।” (ਸਿਮਰੇ) ੬ 
ਭੰਜਨ -- ਤੋੜਨ ਵਾਲਾ, ਨਾਸ ਕਰਨ ਵਾਲਾ ੍ '-- ਸਿਰੀ ੫, ੮੭, ੩ : ੨ (48). 
“ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ | _2. ਦੌੜ, ਨੌਸ  ਦ 
ਨਾਮੁ।” _-- ਗਉ ੫, ੧੭65 ੧(21) “ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ। ” (ਭਾਵ 
ਹੋਰ ਰੂਪ -- ਭੰਜਨੋ -- _ ਪਕੜ ਪਉ) 
“ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ - ਸਿਰੀ ੩, ੫੧, ੧:੧(33) 
` ਅਰਦਾਸਿ।” (ਦੂਰ ਕਰਨ ਵਾਲਾ) `___ | ਭੱਜੈਂ - 1. ਟੁੱਟਦੀ ਹੈ ਰੰ 
ਰ ``-- ਸਿਰੀ ੫, ੭੭. ੩:੨(34)1 “ਖੜ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ 
ਭਜਿ -- ।. ਦੌੜ ਕੇ, ਭਜਕੇ ` | ਮਾਣੂ।”` -- ਸਿਰੀ ੧, ਪਹ ੨, ੪ : ੫ (76) 
“ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ “ਜਾ ਭਜੈ ਤਾ ਨੀਕਰੁ ਹੋਵੈ ਘਾੜਤ ਘੜੀ ਨ ਜਾਇ।” 
ਸਰਣਾ।” - ਸਿਰੀ ੫, ਅਸ ੨੫,੬:੧(70)17 (ਟੁੱਟੇ) - ਮਾਝ ੧, ਵਾਰ ੨ਸ, ਨ ਪ (136) 


“ਲਾਗੂ ਹੋਏ ਦੁਸਮਨਾ ਸਾਕਭਿ ਭਜਿ ਖਲੇ।” (ਭਾਵ [ 2. ਸਿੰਮਰੇ, ਜਪੇ ਰ ੍‌ 
ਛਡ ਗਏ) __-- ਸਿਰੀ ੫, ੨੬, ੧ : ੨ (70) ਓਸ ਸਸਿ ਨਾਨਕਾ ਸਿਖਿਆ ਜੁ 


2. ਸਿਮਰ, ਜਪ ਵਾ - ਗਉ ੫, ੧੧੬, ੫: ੨203) 
ਬੀਤ।” 7 ਸੋਰ ੯, ੧, ੨: ੨ (631) ਆਬ ਸੰਕਟ ਸੋਚ ਭਜ” 
ਭੰਜਿ -- ਦੂਰ ਕਰ ਕੇ, ਗਨੀ ਜੇ" ਕੋ ਜੀ “ . - ਬਸੰ ਨਾਮ, ੧, ੧ : ੧ (195) 
“ਸਭਿ ਦਾਲਦ ਭੰਜਿ ਦੁਖ ਦਾਲ। ” ਭਜੋ -- ਸਿਮਰੋ, ਜਪੇ ਪਦ 
ਰ “ਨਨ ਬੂ, ਹੈ, ਇੰ ! ਤੇ (ਚ, “ਤਜਿ ਹਉਮੈ ਗੁਰ ਗਿਆਨ ਭਜੋ।” 
ਭਜਿਓ -- ਜਪਿਆ ਰਿ -- ਗਉ ੫, ਅਸ ੧੩, ੧ : ੧ (241) 
"ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ । ” ਰ ਭੰਛੁ -- ` ਭੰਨਣ ਵਾਲਾ, ਦੂਰ ਕਰਨ#ਨਾਸ ਕਰਨ 
- ਗਉ ੫, ੧੪੯,੪:੧(196)1. ਦਿਲਾ ਰ 


ਨ. ਕਦ `` “ਹਮ ਫੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮੁ ਦੀਨ 


ਭਟ ਰ 1793 ਭੰਡਾਰੀਆ 








-` ਬਸੰ ੪, ੭,੨:੨(179) `-- ਆਸਾ ੧, ਵਾਰ ੧੯ਸ, ੧, ੨ : ੨ (473) 
ਭਟ -- ਰੀ ਕੀ ਰ ਭੰਡਾਰ -- ਜ਼ਖੀਰਾ, ਖਜ਼ਾਨਾ 
ਭਟ ਜਸੁ ਗਾਇਯਉ।” =- ਜਖੂਂ ੧, ੨੬ :.੨ (5) 
- ਸਵ ੪, ਬਲ ੪ : ੩ (1405) | ਭੰਡਾਰਣਿ -- ਭੰਡਾਰੇ ਦੀ ਸੰਭਾਲ ਕਰਨ ਵਾਲੀ, 
ਭਟਕਤੁ -- ਭਟਕਦਾ ਹੋਇਆ ਭੰਡਾਰਾ ਵੰਡਣ ਵਾਲੀ ਰ 
ਊਠਿ।” ਨਾਮ ਵਾਜਹਿ ਨਾਦ।”? __-- ਜਪੁ ੧, ੨੯ : ੧ (6) 
ਭਟਕਾ -- ਭਟਕਣਾ _| ਭੰਡਾਰਾ -- ਜ਼ਖੀਰਾ, ਖਜ਼ਾਨਾ 
“ਦੇਖਾ ਦੇਖੀ ਸ੍ਰਾਂਗੁ,ਧਰਿ ਭੂਲੇ ਭਣਕਾ ਖਾਹਿ। ” “ਸਿਫਤੀ ਭਰੇ ਤੇਰੇ ਭੰਡਾਰਾ।” 
-- ਸਲੋ ਕਬ, ੧੩੫ : ੨ (1371) - ਆਸਾ ੧, ਸੋਦ ੨,੪:੨(9). 
(“ਮਹਾਨਕੋਸ਼` ਅਰਥ ਚਿਤ ਦੀ ਘਬਰਾਹਟ, | ਭੰਡਾਰਿ -- ਖਜ਼ਾਨਾ, ਜਖੀਰਾ . 
ਵਿਆਕੁਲਤਾ” ਕਰਦਾ ਹੈ) | “ਨਾਮੁ ਤੇਰਾ ਜਨ ਕੈ ਭੰਡਾਰਿ।” 
ਭਟਕਿ -- ਭਟਕ ਕੇ ਭਾਵ ਚਕਰ ਖਾ ਕੇ, ਵਿਆਕੁਲ - ਪ੍ਰਭਾ ੫, ੨, ੧ : ੧ (133 
ਹੋ ਕੇ, ਘਬਰਾ ਕੇ ਭੰਡਾਰਿਆ -- ਭੰਡਾਰ, ਜ਼ਖੀਰਾ 
“ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ | “ਨਿਖੂਟਿ ਨ ਜਾਈ ਮੂਲਿ ਅਤੁਲ ਭੰਡਾਰਿਆ। 


_ ਸੁਖ ਸਹਜ ਬਿਗਾਸੇ। ” -- ਗਉ ੫, ਵਾਰ ੯ਸ, ੫, ੧ : ੩ (320) 
- ਸਵ ੪, ਸਥੁ ੬ : ੨ (1404) | ਭੰਡਾਰੀ -- ।. ਭੰਡਾਰ ਰਖਣ ਵਾਲਾ _ 
ਭਟਿਆਣੀ -- ਭਟੀ ਜਾਤ ਦੇ ਰਾਜਪੂਤ ਦੀ ਇਸਤ੍ਰੀ | “ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।” 


“ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ | _ `_` = ਜਪੁ ੧, ੩੦ : ੨ (7)' 
ਠਕੁਰਾਣੀ।” 2. ਭੰਡਾਰ, ਖਜ਼ਾਨਾ ਰ 
- ਆਸਾ ੧, ਅਸ ੧੨, ੬ : ੧(418) “ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ 
ਭਟੁ -- ਯਸ਼ਗਾਇਕ ਕਵੀ ਰਹਿਆ ਸੋਈ।” 
“ਸੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਣੁ ਬੇਨਤਿਕ -- ਧਨਾ ੧, ਛੰਤ ੧, ੪ : ੫ (688) 
ਹੈ।”- `` - ਸਵ ੪, ਨਲ ੭ : ੫ (1399) “ਆਪੇ ਆਪਿ ਕਰਾਏ ਕਰਤਾ ਆਪੇ ਬਖਸਿ 
ਭਠ -- ਭੱਠੀ ਭੰਡਾਰੀ। (ਖਜ਼ਾਨੇ) __ 
“ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ -- ਰਾਮ ੩, ਅਸ ੪, ੮ : ੧(911) 
ਛਾਰ।” __ -- ਸਲੋ ਕਬ, ੧੯੫ : ੧(1375)| ' “ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ 
_ ਰੋ ਰੂਪ -- ਭਠਿ - __ਭੰਡਾਰੀ।” (ਖਜ਼ਾਨੇ ਵਿਚ) ਰ 
“ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ | - ਕੇਦਾ ਕਬ, ੨, ੨ : ੨ (1123) 
ਗਾਉ।” (ਭਠੀ ਵਰਗੀ) _ “ਜਹ ਭੰਡਾਰੀ ਹੁ ਗੁਣ ਨਿਕਲਹਿ. ਤੇ ਕੀਅਹਿ 
ਰ -- ਸਲੋ ਕਬ, ੧੫ : ੧ (1365) ਪਰਵਾਣੂ। ” (ਭੰਡਾਰਿਆਂ ਭਾਵ ਹਿਰਦਿਆਂ 
“ਜਿਤੁ ਘਰਿ ਹਰਿ ਕੰਤੁ ਨ ਪ੍ਗਟਈ ਭਠਿ | __ ਵਿਚੋਂ) _ ਰਿ 
ਨਗਰ ਸੇ ਗ੍ਰਾਮ। (ਭੱਠੀ ਵਿਚ ਪਵੇ) -- ਸਾਰ ੪, ਵਾਰ ਪਸ, ੨, ੨ : ੩ (1239) 
`-- ਮਾਝ ੫, ਬਾਰਾ ੧ : ੬ (133) | ਭੰਡਾਰੀਆ -- ਖਜ਼ਾਨੇ ਰ 


ਭਡਾਰੂ 
-- ਗਉ ੫, ਅਸ ੧੨, ੪ : ੨ (241) 
ਭੰਡਾਰੁ -- ਖਜ਼ਾਨਾ 
“ਗੁਰਿ ਪੂਰੈ ਹਰਿ ਨਾਮੁ ਢ੍ਿਡਾਇਆ ਹਰਿ ਭਗਤਾ 
ਅਤੁਟੁ ਭੰਡਾਰੁ । 


- ਸਿਰੀ ੩, ੩੯, ੧ : ੩ (28) 
ਹੋਰ ਰੂਪ -- ਭੰਡਾਰੇ -- 

“ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ 
ਗੁਰਮਤਿ ਭਗਤਿ ਭੰਡਾਰੇ ।” (ਭੰਡਾਰ, 
ਖਜਾਨਾ) _ -- ਗੂਜ ੪, ੩, ੨ : ੨ (493) 

ਭੰਡਾਰੈ -- 

“ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ।” 
- ਸਿਰੀ ੧, ਅਸ ੧੦, ੨ : ੩ (39) 

ਭੰਡਿ -- ਇਸਤ੍ਰੀ 
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ 
ਵੀਆਹੁ।” 


- ਜੀਨਾ %, ਵਾਰ ਐਦਸ, ੧. 7੧(8790. 


ਹੋਰ ਰੂਪ -- ਭੰਡੁ - __ 
- ਆਸਾ ੧, ਵਾਰ ੧੯ਸ, ੧, ੨ : ੩ (473) 
। ਆ ਵੀ 
'ਭੰਡੂਹ ਹੀ ਭੰਡੂ ਊਪਜੈ ਭੰਡੈ ਬਾਝੁ ਨ ਕੋਇ। ” 
-- ਆਸਾ ੧, ਵਾਰ ੧੯ਸ, ੧, ੨ : ੫ (473) 
ਭਣੰ -- ਕਹੇ ਜਾਂਦੇ ਹਨ ਰ 
ਭਣੰ।” -- ਸਵ ੪. ਬਲ ੩ : ੨ (1405) 
ਹੋ ਫੂਪ -- ਭਣਹੁ -- 
“ਨਾਮੁ ਭਣਹੁ ਸਚੁ ਦੋਤੁ ਸਵਾਰਿ।” (ਜਪੋ, 
ਉਚਾਰੋ) 
ਰ੍ - ਬਸੰ ੧, ਅਸ ੧, ੭ : ੨ (1187) 
ਭਣਤਿ -- 
_“"ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ 


ਗੁਰ ਕੈ ਸਬਦਿ ਫਿਰਿ ਜੀਵੈ ਗਿ 


(ਕਹਿੰਦਾ ਹੈ)-- ਵਡ ੩, ੧, ੪ : ੧ (557) 
ਭਣੰਤਿ -- ਰ 
_ਸੰਗੇਣ।” (ਕਹਿੰਦਾ ਹੈ) 


- ਗਾਥਾ ੫, ੩ : ੨ (1360) 


1794 








_ਭਣੀ 
ਭਣਾ -- ਰ ਰ੍ 
ਭਣਾ।” (ਉਚਾਰਾਂ, ਕਹਾਂ, ਆਖਾਂ) 
-- ਮਾਝ ੫, ਬਾਰਾ 2 : ੨ (133) 


ਭਣਿ -- 
“ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ 
ਹਰਿ ਭਣਿ।” (ਜਪੋ) 
ਰ ` - ਰਾਮ ੩, ਵਾਰ ੫ : ੪ (949) 
ਭਣਿਅਉ -- 
ਭਣਿਅਉ। ” (ਉਚਾਰਿਆ) 
-- ਸਵ ੪. ਨਲ ੬ : ੨ (1399) 
ਭਣਿਆ -- 
“ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ। ? 
(ਆਖਿਆ, ਜਪਿਆ) 


-- ਮਾਝ ੫, ੨੭, ੧ : ੨ (102) 


ਭਣਿਜੈ -- ਉਚਾਰਣ ਕਰੇ, ਜਪੇ, ਭਜੇ 


'ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ। ” 
=- ਸੇਵੇ ਤੋ, ੧੦: ੨ (1394) 

ਹੋਰ ਰੁਪ -- ਭਣਿਜੋ -- ___ 
“ਜੀਹ ਭਣਿਜੋ ਉਤਮ ਸਲੋਕ ਉਧਰਣੰ ਨੈਨ 
ਨੰਦਨੀ।” (ਆਖਦਾ ਹੈ, ਉਚਾਰਣ ਕਰਦਾ 
ਹੈ) -" ਸੋਸੇਂ ੫, ੩ ? 2 (1356) 


| ਭਣੀ - ਉਚਾਰਦਾ ਹਾਂ, ਜਪਦਾ ਹਾਂ, ਆਖਦਾ ਹਾਂ 


'ਜਰੰਨਾਬੁ ਚੋਧਾਲੂ ਮੁਖਿ ਭੀ।” 
- ਮਾਰੂ ੫, ਸੋਲਾ ੧੧, ੧੧ : ੨ (1082) 
ਹੋਰ ਰੁਪ - ਭਣੀਐ -- 
“ਜੇਹੇ ਕਰਮ ਕਮਾਵਦੇ ਤੇਵੇਹੇ ਭਣੀਐ। ” (ਆਖੇ 
ਜਾਂਦੇ ਹਨ) ਰ 
- ਗਉ ੪, ਵਾਰ ੩੦ : ੪ (316) 
"ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ।” 
(ਉਚਾਰੀਏ) 
- ਮਾਰੂ ੫. ਸੋਲਾ ੪, ੪ : ੨ (1075) 
_ ਭਣੂ -- ਜਾ 
“ਮਨਿ ਬਚਨਿ ਰਿਦੈ ਧਿਆਇ ਹਰਿ ਹੋਇ 
ਜਿਰਲਣ ਇਿਦ ਛਲ ਹਜਿ,ਨਾਉ 'ਸੂਰਾਰੀ। 
(ਜਪ, ਆਖ) 
-- ਧਨਾ ੪, ੯. ੧ : ੨ (669) 


ਭੁਤਾ ਰ 1795 ਸਿ `ਭੰਨਾ 
ਦਹ . ਰ੍ “ਮਨਮੁਖ ਦੇਹੀ ਭਰਮੁ ਭਤਾਰੋਂ । (ਪਤੀ) 
“ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ।” (ਕਹਿੰਦਾ 





(ਮਹਾਨਕੋਸ਼ ਅਰਥ “ਰਾਜਾ” ਕਰਦਾ ਹੈਂ) 
ਹੈ) ` _- ਆਸਾ ਰਵਿ, ੨, ੪: ੧ (486) - ਮਾਰੂ ੩, ਸੋਲਾ ੧੪, ੧੩ : ੧ (1056) 
ਭਤਾ -- ਭਾਂਤ, ਢੰਗ, ਜੁਗਤ ਨਾਲ ਭਤਿ - ਭਾਂਤ, ਇਸ ਤਰ੍ਹਾਂ, ਢੰਗ, ਤਰੀਕਾ .__. 
_“ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ। ” “ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ 
_ -- ਗੁਜ ੫, ੧੧, ੧ : ੧ (498) ਕਿਤੁ ਭਤਿ।” 


-- ਸਿਰੀ ੪, ਵਣ ੧, ੫: ੧ (82) 

“ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ 

ਭਤਿ।”” (ਵਾਂਗ) -- ਸਲੋ ਫਰ, ੨ : ੧ (1377) 
ਭਤਿਆ -- ।. ਭੋਜਨ 

“ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ।” 

- ਰਾਮ ੫, ਵਾਰ ੪ : ੪ (958) 
2. ਪ੍ਰਕਾਰ ਦਾ, ਭਾਂਤ ਦਾ 

"ਆਪੇ ਹੋਇਓ ਇਕੁ ਆਪੇ ਬਹੁ ਭਤਿਆ। ” 

- ਗਉ ੫, ਵਾਰ ੨੨ : ੨ (966) 
` ਭਤੀਜਤ - - ਭਰਾ ਦੀ ਲੜਕੀ 
“ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨੰ ਮਿਲੈ ਤਾ 

ਵਹੁਟੀ ਭਤੀਜਤ ਫਿਰਿ ਆਣਿ ਘਰਿ ਪਾਇਆ।” 
- ਗਉ ੪, ਵਾਰ ੧੨ਸ, ੪, ੧ : ੫ (306) 
ਭਤੀਰੀ -- ਧੀਰੀ, ਪੁਤਲੀ __ 
'ਪਾਵ ਮਲੋਵਉ ਸੰਗਿ ਨੈਨ ਭਤੀਰੀ।” 

-- ਸੂਹੀ ੫, ੧੦, ੨ : ੧ (739) 
(ਮਹਾਨਕੋਸ਼ ਅਰਥ 'ਭਾਤਾ ਦੇ” ਕਰਦਾ ਹੈ) 
ਭਦੁ -- ਭਦਨ, ਸਿਰ ਮੁਨਾਉਣਾ ____ 
“ਹਥੀ ਸਿਰ ਖੋਹਾਇ ਨ ਭਦੁ ਕਰਾਇਆ।” 

- ਮਲਾ ੧, ਵਾਰ ੧੬ : ੩ (1285) 


ਭਤਾਰ -- (ਸੰ. ਮਨ੍ਹੰ, ਮਰੀ, ਮਜੀਕ) 1. ਪਤੀ 
“ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ।” 
_ -- ਸਿਰੀ ੧, ਅਸ ੧੬, ੫:੧(63)' 
ਹੋਰ ਰੂਪ -- ਭਤਾਰਾ -- 
“ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ।” 
(ਪਤੀ)-- ਆਸਾ ਕਬ, ੨੪, ੧" : ੨ (482) 


_ਭਤਾਰੁ।” (ਮਾਲਕ, ਸੁਆਮੀ-ਸੇਜ ਦੇ 
ਮਾਲਕ/ਸੁਆਮੀ ਪ੍ਰਭੂ ਨੂੰ) 
-- ਸਿਰੀ ੧, ੨੦, ੩ : ੩ (21) 
“ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ 
ਭਤਾਰੂ । (ਪਤੀ) ਰ੍ 
` ਸਿਰੀ ੩, ੪੬, ੨ : ੨੧31) 
ਸੰਗਿ ਭਤਾਰੁ ਵਸੰਦਾ।” 
-_ਜੈਂਤ ੫. ਛੱਤੇ ੧, ਤੇ : ੬ (704) -- ਗਉ ੪, ਵਾਰ ੩੨ਸ, ੫, ੧ : ੧੧317) 
ਭਨਤਿ -- ਕਹਿੰਦਾ ਹੈ ਰ 
“ਭਨਤਿ ਨਾਨਕ ਮੇਰੀ ਪੂਰੀ ਪਰੀ। ” ਰ੍ 
_-- ਗਉ ੫, ੧੨੩, ੪ : ੨ (190). 
ਭਨਾ' - ਆਖਾਂ, ਵਰਣਨ ਕਰਾਂ, ਉਚਾਰਾਂ 
` ਭਨਾ।” ` - ਆਸਾ ੫. ਛੰਤ ੧੪, ੩ : ੪ (462) 


ਨਾਮਿ ਭੜਾਰੇ। ” (ਪਤੀ ਦੇ) 
-- ਵਡ ੧, ਅਲਾ ੩, ੭ : ੪ (581) 


-- ਆਸਾ ੫, ੩੪, ੩ : ੧ (359) 


ਭਨਿ 
“ਦੁਖ ਰੋਗ ਕਾ ਡੇਰਾ ਭੰਨਾ।” 
-- ਸੋਰ ੫, ੭੭, ੧ : ੨ (628) 
“ਦੂਖੁ ਭੰਨਾ ਭੈ ਭੰਜਨਹਾਰ।” (ਭਾਵ ਦੂਰ ਕੀਤਾ) 
ਰ੍ - ਮਲਾ ੫, ੨੧, ੨ : ੧ (127) 
ਭਨਿ -- ।. ਕਹਿੰਦਾ ਹੈ, ਆਖਦਾ ਹੈ _ 
“ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ 
ਜਨਮੇ ਜਗਿ ਓਇ।” 
- ਬਿਲਾ ਰਵਿ, ੨, ੩ : ੨ (858) 
“ਭਨਿ ਦਾਸ ਸੁ ਆਸ ਜਗਤੁ ਗੁਰੂ ਕੀ ਪਾਰਸੁ ਭੇਟਿ 
ਪਰਸੁ ਕਰ੍ਉ। ” (ਆਖ) 
- ਸਵ ੪, ਨਲ ੧੧ : ੪ (1400) 
2. ਤੋੜਕੇ 
'ਭਨਿ ਭਨਿ ਘੜੀਐ ਘੜਿ ਘੜਿ ਭਜੈ।” 
-- ਰਾਮ ੧, ਓਅੰ ੪੧ : ੧ (935) 
ਹੋਰ ਰੂਪ - ਭੰਨਿ -- 
“ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ 
ਜੀਉ।” (ਤੋੜਕੇ) 
“>ਸਿਰੀ ੧, ਅਸ 2੮, 2੨ : ੩ (73) 
`ਭਨੀ =- ਉਚਾਰਦੀ, ਆਖਦੀ 
“ਸਾਧੂ ਰਸਨ ਭਲੀ ਹਾਂ।”” 
ਚ - ਆਸਾ ੫, ੧੫੯, ੧ : ੩ (409) 
ਭੰਨੀ -- ।. ਭੰਨ ਦਿੱਤੀ, ਤੋੜ ਦਿੱਤੀ 
ਜਿਤ ਵਿਕ ਇਮ ਰਿ ਉਸ 
ਦੁਬਿਧਾ ਭੰਨੀ। ” 
` ਵਡ ੪, ਵਾਰ ੧੨ : ੨ (590) 
2. ਰੀ ਭਜ ਗਈ 
“ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ।” 
- ਸਾਰ ੪, ਵਾਰ ੧੪ਸ, ੧, ੨ : ੨ (1243) 
ਭਨੀਐ -- ਜਪਦੀ/ਉਚਾਰਦੀ ਹੈ 
“ਜਾਸੁ ਰਸਤ ਹਰਿ ਹਰਿ ਜਸੁ ਭਨੀਐ।” 
-- ਗਉ ੫, ਬਾਅ ੧੩ : ੨ (252) 
`_ ਭਨੂ -- ਆਖ, ਕਹਿ ਰ੍ 
“ਗੁਨ ਬੇਅੰਤ ਬੇਅੰਤ ਭਲੁ ਨਾਨਕ ਕਹਨੁ ਨ ਜਾਈ 
ਪਰੈ ਪਰਾਤਿ। ”-- ਦੇਵ ੫, ੩੫, ੨ : ੫ (535) 
“ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ।” (ਜਪ) 
- ਰਾਮ ੩, ਵਾਰ ੨੦ : ੪ (956) 
ਭੰਨੁ - ਤੋੜ 


1796 


ਭਭੀਖਣ 











``ਚੂੜਾ ਭੰਨੂ ਪਲੰਘ ਸਿਉ ਮੁੰਧੇ ਸਣੂ ਬਾਹੀ ਸਣੂ 
ਬਾਹਾ।` >> ਵੱਡੇ ੧, ੩, ੧ : ੫ (557) 
ਭਨੇ -- ਆਖਦੇ ਹਨ, ਉਚਾਰਦੇ ਹਨ 
ਜਹ ਜਾ 
- ਗਉ ੫, ੧੪੪”, ੧ : ੧ (211) 
4 
ਭਨੇ।”` (ਉਚਾਰਣ ਤੇ) 
- ਰਾਮ ੫, ਰੁਤੀ ੭, ੨ਸ : ੨ (929) 
“ਚਾਰਿ ਬੇਦ ਜਿਹਵ ਭਨੇ।” (ਉਚਾਰਣ ਕੀਤੇ, 
ਰਟੇ) “= ਜਾਰ ਪੂ. ੧੩੧..ਬੈ: ੧ (1229) 
ਭੰਨੇ -- ਭਜ ਗਏ, ਨਠ ਗਏ ਰ 
“ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ 
ਭੰਨੇ।” : __-- ਗਉ ੪, ਵਾਰ ੨੫ : ੨ (314) 
ਭੰਨੈ -- ਤੋੜੇ 
ਆਵੈ।” - ਗਉ ੧, ੧੭, ੩ : ੧ (156) 
ਨਹੀ ਭੰਨੈ ਘਾਲੇ।” (ਭਾਵ ਗਵਾਉਂਦਾ) 
-- ਸੂਹੀ ੫, ਛੱਤ ੧੧, ੧ : ੪ (784) 
ਬੱਸ >- ਸ੍ਰੇਸ਼ਟ ਲੋਕ, ਉਤਮ ਪੁਰਸ਼ 
“ਗਾਥਾ ਗਾਵੰਤਿ ਨਾਨਕ ਭੰਬ੍ਰ ਪਰਾ ਪੂਰਬਣਹ। ” 
- ਗਾਥਾ ੫, ੧੮: ੨ (1361) 


ਭੰਭਲਭੂਸੇ -- ਧੋਖਾ ਖਾਣਾ, ਭੁਲੇਖੇ ਵਿਚ ਪੈਣਾ, ਡਕੋ 


“ਜੋਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ . 
ਭੰਭਲਭੂਸੇ ਖਾਹੀ। ” 

- ਗਉ ੪, ਵਾਰ ੧ਪਸ, ੪, ੨ : ੩ (306) 

ਭਭਾ -- ਗੁਰਮੁਖੀ ਲਿਪੀ ਦਾ 24ਵਾਂ ਅਖਰ, 'ਭ” 
- ਗਉ ੫, ਬਾਅ ੪੦ : ੧ (256) 

ਭਭਾਖਿਆ -- ਭੁਖ, ਖਾਣ ਦੀ ਇਛਾ 

“ਤਿਪਤਿ ਰਹੇ ਆਘਾਇ ਮਿਟੀ ਭਭਾਖਿਆ। ” 
-- ਵਡ ੪, ਵਾਰ ੨੦ : ੩ (594) 

ਭਭੀਖਣ - - ਰਾਵਣ ਦਾ ਛੋਟਾ ਭਰਾ ਜੋ ਸ਼ਿਵ ਜੀ ਦੇ 
ਆਖੋ ਲਗ ਰਾਮ ਦੀ ਸ਼ਰਣੀ 

- ਆਇਆ, ਰਾਮ ਚੰਦ ਜੀ ਨੇ ਰਾਂਵਣ 

ਤੋਂ ਲੰਕਾ ਜਿਤ ਕੇ ਭਭੀਖਣ ਨੂੰ ਸੋਂਪ 


ਭੁਭੈ 1797 ਭੁਰ _ 





ਦਿੱਤੀ 





- ਸਸ ੫, ੪੯ : ੪ (1356) 


“ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਭਯੋ - ਹੋਇਆ 


ਆਪਿਓ ਹੋ। ” 
ਰ੍ - ਸੋਰ ਨਾਮ, ੨, ੪ : ੨ (657) 
ਹੋਰ ਰੂਪ -- ਭਭੀਖਨ -- 
“ਅੰਬਰੀਨ ਕਉ ਦੀਓ ਅਭੈ ਪਦੁ ਰਾਜੁ ਭਭੀਖਨ 
ਅਧਿਕ ਕਰਿਓ।” 


- ਮਾਰੂ ਨਾਮ, ੧, ੩ : ੧ (1105) 
.ਭਭੈ -- 'ਭ” ਅਖਰ ਦੁਆਰਾ 
“ਭੰਭੈ ਭਾਲਹਿ ਸੇ ਫਲੂ ਪਾਵਹਿ ਗੁਰ ਪਰਸਾਦੀ ਦੀ 
ਜਿਨ੍ਹ ਕਉ ਭਉ ਪਇਆ।” 
- ਆਸਾਂ ੧, ਪਟੀ ੨੭ : ੧ (434) 
ਭਯ -- ਡਰ 
“ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਹਸਹਾਰੂ ਤੋਹਿ 
ਜਸੁ ਬਕਤਾ। ' - ਸਵ ੫, ਕਲ ੬ : ੩ (1407) 
ਭਯੰ =- ਹੋ ਜਾਂਦੇ ਹਨ 
>> ਸਸ਼ ੫, ੨੦ 2 (13550 
ਭਯਉ -- ਹੋ ਗਿਆ, ਹੋਇਆ 
“ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲ ਹਰਿ 
ਹਰਿ ਭਯਉਂ।” _-- ਸਮੁ ੫, ੫ : ੫ (1386) 
ਭਯੰਤਿ -- ਹੋ ਜਾਂਦਾ ਹੈ 
---ਸਸ ੫, ੩੭ : ੧ (1357) 
ਭਯਭੰਜਨੁ -- ਡਰ ਦੂਰ ਕਰਨ ਵਾਲਾ 
-- ਸਵ ੫, ਕਲ ੫ : ੨ (1407) 
_ਭਯਾ -- ।. ਭਰਾ ਰ 
“ਤੀਜੈ ਭਯਾ ਭਾਭੀ ਬੇਬ।” 
- ਮਾਝ ੧, ਵਾਰ ੧ਸ, ੧, ੨ : ੩ (37) 
_2. ਹੋਇਆ 
ਰ੍ “ਸਤਗੁਰ ਮਤਿ ਗੁੜ ਬਿਮਲ ਸਤਸੰਗਤਿ ਆਤਮੁ 
ਰੰਗਿ ਚਲੂਲੁ ਭਯਾ।” 
-- ਸਵ ੪, ਕਲ ੩ : ੧ (1396) 
ਭਯਾਨ -- ਭੈਦਾਇਕ, ਡਰਾਉਣਾ 
“ਭੂਮ ਭਯਾਨ ਉਦਿਆਨ ਰਮਣੰ ਮਹਾਂ ਖਿਕਟ 
ਅਸਾਧ ਰੋਗਣਹ।” 


“ਜਿਹ ਠਾਕੁਰੁ ਸੁਪ੍ਰਸੰਨੁ ਭਯੋ ਸਤਸੰਗਤਿ `ਤਿਹ 
ਪਿਆਰੁ। ? - ਸਮੁ ੫, ੬ : ੫ (1386)' 
ਹੋਰ ਰੂਪ -- ਭਯੋ -- 

“ਪੁਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ 

ਤਾਰਨਿ ਮਨੁਖ੍ਹ ਜਨ ਕੀ ਅਉ ਪ੍ਰਗਾਸ। ” 

(ਹੋਇਆ) -- ਸਵ ੪, ਨਲ ੪ : ੨ (1399). 
ਕਲ ... 

“ਹਰਿ ਪਰਸਿਓਂ ਕਲੂ ਸਮੁਲਵੈ ਜਨ ਦਰਸਨੁ 
_ _ਲਹਣੇ ਭਯੋ!” -- ਸਵ ੨, ੬ : ੬ (1392) 
ਭਰ -- ।. ਭਰਨਾ, ਲਿਬੜਨਾ 

ਮੇਰੇ ਹਉਮੈ ਮੈਲੁ ਭਰ ਨਾਲਿ। ” 

-- ਸਿਰੀ ੬, ੫੬, ੧" : ੧ (35) 

(ਮਹਾਨਕੋਸ਼' 'ਭਰਨਾਲਿ' ਨੂੰ ਇਕ ਸ਼ਬਦ ਬਣਾਕੇ . 
ਅਰਥ ਕਰਦੇ ਹਨ 'ਬੇਹੋਸ਼”) 


2. ਭਾਰ, ਬੋਝ 
“ਪਥਰ ਕੀ ਬੇੜੀ ਜੋ ਚੜੈ ਭਰ ਨਾਲਿ ਬੁੜਾਵੈ।'” 
- ਆਸਾ ੧, ਅਸ ੧੭; ੪ : ੨ (420) 
3. ਭਰਿਆ ਹੋਇਆ 
ਕਿਉ ਸੁਖੁ ਪਾਈਐ।” 
- ਤੁਖਾ ੧, ਬਾਰਾ ੧੦ : ੫ (1108) 
ਹੋਰ ਰੁਪ -- ਭਰਉ -- 


ਪਸੁ ਜਿਉ ਉਦਰੁ ਭਰਉ।” (ਭਰਾ) 
-- ਧਨਾ ੯, ੪, ੨ : ੧ (685) 
“ਦੀਨੁ ਛੋਡਿ ਦੁਨੀਆ ਕਉ ਭਰਉ।”” (ਭਾਵ . 
ਸੰਸਾਰੀ ਧੰਨ ਇਕੱਠਾ ਕਰਦਾ ਹਾਂ) ` 


- ਭੁਖਾ ਨਾਮ, ੧੦, ੧੧ : ੨ (1166) 


_ ਭਰਹਿ -- ਵਿ 
“ਵਲਵੰਚ ਕਰਿ ਜਦ ਛਜਹਿ ਮੂਰਖ 
ਗਾਵਾਰਾ।” (ਭਰਦਾ ਹੈ) 


`- ਆਸਾ ੫. ਛੰਤ ੧੩, ੨ : ੧ (461) ' 

“ਕੋਟਿ ਕੁ ਮੇਰ ਭਰਹਿ ਭੰਡਾਰ।”” (ਭਰਪੂਰ 
ਕਰਦੇ/ਭਰਦੇ ਹਨ) 

- ਭੈਰ ਕਬ, ਅਸ ੨, ੪ : ੧ (1163) 

ਨਿਤ ਨਹ 


__ਕੇ ਹੋਵਹੁ।” (ਪੂਰਹੁ) 
- ਬਸੰ ੧, ੯, ੨ : ੨ (1171) 
ਭਰਜਾਈਆ -- ਭਰਾਵਾਂ ਦੀਆਂ ਪਤਨੀਆਂ 
“ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ।” 
- ਮਾਰੂ ੧, ਅਸ ੧੦, ੧ : ੧ (1015) 
ਭਰਣ -- ।. ਪਾਲਣ/ਪੋਸਣ 
“ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਨਾ।” 
(ਭਾਵ ਪਾਲਣ ਤੇ ਰਖਯਾ ਕਰਨ ਵਾਲਾ) 
-- ਗਉ ੫, ਵਾਰ ੨੦ : ੩ (323) 
“ਭਰਣ ਪੋਖਣ ਸੰਗਿ ਅਉਧ ਬਿਹਾਣੀ।” 
- ਸੁਹੀ ੫, ੩੩, ੩ : ੧ (743) 
“ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: । ” (ਪਾਲਣ 
. ਯੋਗ) - ਗਾਥਾ ੫, ੩੩ : ੧ (1361) 
ਹੋਰ ਰੂਪ -- ` ਭਰਣੰ -- 
“ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ 
_ਰੂਪਿ ਪੋਖਣ ਭਰਣੰ।” 
` ਸਵ ੪, ਗਯੰ ੧ : ੧੭ (1401) 





2. ਪੂਰਨ 
“ਅੰਦਰਿ ਕਪਟੁ ਉਦਰੂ ਭਰਣ ਕੇਤਾਈ ਪਾਠ 
ਪੜਹਿ`_ਗਾਵਾਰੀ।” 

- ਸਾਰ ੪, ਵਾਰ ੨੪ਸ, ੩, ੧ : ੪ (1246) 

ਭਰਤ -- ਭਰਤਾ, ਪਤੀ . 

“ਭਰਤ ਬਿਹੂਨ ਕਹਾ ਸੋਹਾਗੁ। ” 

- ਗਉ ੫, ੧੩੪, ੨ : ੨ (192) 
ਭਰਤਾ -- ।. ਪਤੀ 

“ਭਰਤਾ ਚਿਤਵਤ ਪੂਰਨ ਆਸਾ। ” 

- ਮਾਝ ੫, ੨੧, ੩ : ੨ (100) 

2. ਭਰਦਾ ਹੈ 

ਜਿ 
` - ਗੋਂਡ ਨਾਮ, ੧, ੨ : ੧ (873) 
ਲਜ਼ਤਾਰ ਪਤੀ 
ਪੁਰਖੁ ਭਰਤਾਰੁ ।” 
- ਸੂਹੀ ੩, ਵਾਰ ੪ਸ, ੩, ੧: ੭ (786) 
ਹੋਰ ਭੂਪ -- ਭਰਤਾਰੇ -- 
“ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ 


1798 








ਬਿਨੁ ਭਰਤਾਰੇ। (ਭਰਤਾ, ਪਤੀ) 
- ਮਲਾ ੫, ੭, ੧ : ੨ (1268) 
ਭਰਤੇ -- !. ਪਤੀ ਦਾ 
“ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ 
ਪਾਇਆ।” - ਟੋਡੀ ੫, ੪, ੨ : ੨ (712) 
2. ਭਰਦੇ ਹਨ ਭਾਵ ਪੈਂਦੇ ਹਨ, 
“ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ 
ਜਨਰ ਕਉ ਭਰਤੇ।” 
- ਮਲਾਂ ੫, ੪, ੧ : ੧ (1267) 
ਭਰਥਰਿ -- ਗੋਰਖ ਦਾ ਚੇਲਾ, ਇਕ ਜੋਗੀ ਜੋ ਗੁਰੂ 
ਲਿਵ ਏਕੰ।  -- ਆਸਾ ੧, ੩੭, ੪ : ੨ (360) 
ਭਰਨ -- ।. ਭਰਪੂਰ ਕਰਨ __ 
“ਹਰਨ ਭਰਨ ਸੰਪੁਰਨਾ ਚਰਨ ਕਮਲ ਰੰਗਿ 
ਰਿਤਨੋ।” (ਖਾਲੀ ਕਰਨ ਤੇ ਭਰਨ ਦੇ ਸਮਰਥ 
ਹੈ) ` . _- ਗਉ ੫, ੧੪੮", ੨ : ੧ (212) 
ਉਦਰੁ ਭਰਨ ਕੈ ਤਾਈ।” ਰ 
.- ਗੂਜ ੧, ਅਸ ੩, ੨ : ੧ (504) 
2. ਪਾਲਣਾ ਕਰਨਾ 
ਰਿ 
- ਗਉ ੫, ਸੁਖ ੧੬, ੨ : ੩ (264). 
ਭਰਨਾਲਿ -- ਭਾਰ ਨਾਲ ___ 
'ਅਖਲੀ ਊਂਡੀ ਜਲੁ ਭਰਨਾਲਿ।” 
_= ਮਲਾ ੧, ਅਸ ੪, ੧: ੧ (1275) 
ਭਰਪੁਰਿ -- ਭਰਪੂਰ, ਵਿਆਪਕ __ 
“ਨਾਨਕ ਸਾਹਿਬੁ ਛਰਖੂਫਿ ਲੀਣਾ।” 
- ਵਡ ੫, ੨, ੪ : ੨ (562) 
ਭਰਪੂਰ -- ਵਿਆਪਕ, ਪਰਿਪੁਰਨ 
“ਤਿਨ ਮਹਿ ਰਾਮੁ ਰਹਿਆ ਭਰਪੂਰ।” 
-- ਜਪੁ ੧, ੩੭ : ੪ (8) 
“ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ।” 
(ਭਰਿਆ ਹੋਇਆ, ਪਰਿਪੂਰਨ) 
-- ਗਉ ੫, ਸੁਖ ੧ਪਸ : ੧ (282) 
“ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲ ਨ 
ਤਮਾਇ।” (ਪੂਰੀ ਤਰ੍ਹਾਂ ਛਰੇ ਹੋਏ) 





1799 


ਭਰਮ 








- ਸੂਹੀ ੩, ਅਸ ੩, ੮ : ੨ (755) 
“ਜਤ ਕਤ ਤੁਮ ਭਰਪੂਰ ਹਹੁ ਮੇਰੇ ਦੀਨ 
ਦਇਆਲੀ।” (ਵਿਆਪਕ) 


-- ਬਿਲਾ ੫, ੪੨, ੩: ੨ (811) 


ਹੋਰ ਰੂਪ -- ਭਰਪੂਰਏ -- 
“ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ 
ਭਰਪੂਰਏ । (ਭਰਿਆ ਹੋਇਆ ਭਾਵ ਸਰਬ 
ਗੁਣਾਂ ਵਾਲਾ) ੍ 
ਸਿ 
ਭਰਮੂਰਾ -- 
“ਮਨਸਾ ਕਾ ਦਾਤਾ ਸਭ ਸੁਖ ਨਿਧਾਨੁ 
ਅੰਮਿਿਤਸਰਿ ਸਦ ਹੀ ਭਰਪੂਰਾ।” (ਭਰਿਆ 
ਹੋਇਆ)-- ਆਸਾ ੫, ੧੭. ੧” : ੨ (375) 
“ਸਭ ਮਹਿ ਏਕੁ ਰਹਿਆ ਭਰਖੂਰਾ।” 
( ਵਿਆਪਕ) 
-- ਭੈਰ ੫, ੨੬, ੪ : ੧ (1143) 


“ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ 


ਸਚੁ ਭਰਪੂਰਿ।” (ਵਿਆਪਕ) 
-- ਸਿਰੀ ੧, ੧੬, ੨ : ੨ (20) 
“ਹੀ ਅਵਗਣ ਭਰਪੂਚਿ ਸਰੀਰੇ। ” (ਭਰੇ ਹੋਏ) 
-- ਵਡ ੪, ੧, ੨ : ੧ (561) 


` ਹਰਿ ਆਪਿ ਰਹਿਆ ਭਰਖੂਰੀ ਜੀਉ। ” 
(ਵਿਆਪਕ) 


-- ਗਉਂ ੪, ੬੮, ੩: ੩ (174) 


- ਗੂਜ ੩, ਵਾਰ ੧੭ਸ, ੩, ੨ : ੪ (515) 
“ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ 
ਭਰਪੂਰੁ ਕੀਆ।” (ਭਰਿਆ ਹੈ) 
-- ਰਾਮ ੪, ੧,੨: ੧ (6੧07) 
“ਸਰਬ ਕਲਾ ਭਰਖੂਰੁ ਦਿਸੈ ਜਤਕਤਾ। ” 
(ਭਰਿਆ ਹੋਇਆ) 


: -== ਵਾਸ ੪, ਦਾਰ ੧੮ ; ੭ (965) 


ਭਰਪੂਰੇ -- 





(ਵਿਆਪਕ) 

- ਮਾਂਝ ੫, ੩੮, ੨ : ੨ (105) 
“ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ 
ਰਹਿਆ ਭਰਖੂਰੇ ਰਾਮ।” (ਪੂਰੀ ਤਰ੍ਹਾਂ) 

- ਵਡ ੩, ਛੰਤ ੧, ੨ : ੨ (566) 
“ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ 
ਹਰਿ ਸਰਿ ਰਹੀ ਭਰਪੂਰੇ। (ਭਾਵ ਡੁਬੀ 
ਰਹਿੰਦੀ ਹੈ) 

-- ਵਡਾ ੩. ਛੰਤ ੧, ੨ : ੫ (568) 
“ਗੁਰੁ ਸਾਗਰੁ ਰਤਨੀਂ ਛਰਪੂਗੇ ਭਰਿਆ 
ਹੋਇਆ) 
-- ਧਨਾ ੧, ਅਸ ੧, ੧: : ੧ (665) 


ਭਰਭਾ -- ਭਰੇ ਹੋਏ 


“ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ 
ਭੁਰਭਾ। ` ਪ੍ਭਾ ੬, ੬, ੩ 2੨ (1337). 
(“ਮਹਾਨਕੋਸ਼` ਅਰਥ ਭਾਰ ਢੋਣ ਵਾਲਾ ਭਾਰਵਾਹ 
ਕਰਦਾ ਹੈ) 


ਭਰਮ -- ।. ਭੁਲੇਖਾ, ਗਲਤ ਫਹਿਮੀ, ਵਹਿਮ 


“ਆਪਣਿਆ ਸੰਤਾ ਕੋ ਆਪਿ ਸਹਾਈ ਪ੍ਰਭਿ ਭਰਮ 
-ਭੁਲਾਵਾ ਲਾਹਿਆ ਜੀਉ।” 


- ਮਾਝ ੫, ੪੩, ੩ : ੩ (107) 


ਹੋਰ ਰੂਪ -- ਭਰਮੰ -- 


“ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰ 


ਜਨਹ। ”” -- ਸਸ ੫, ੪੪ : ੨ (1358). 
(“ਮਹਾਨਕੋਸ਼' ਇਸ ਨੂੰ 'ਮਰਮ” ਦੀ ਥਾਂ ਵਰਤਿਆ 
ਮੰਨਦੇ ਹਨ) ਰ੍ 
ਭਰੰਮ -- 


“ਦਾਨੀ ਭੀਤਿ ਭਰੰਮ ਕੀ' ਭੇਟਤ ਗੁਰੁ ਸੂਰਾ 
ਰਾਮ ਰਾਜੇ।” 
-- ਆਸਾ ੫. ਛੰਤ ੩, ੪ : ੨ (454) 
“ਭਰਮ ਮੋਹ ਬਿਕਾਰ ਨਾਠੇ ਪ੍ਰਭੂ ਨੇਰਹੂ ਤੇ 
ਨੇਰਾ।” (ਮਹਾਨ ਕੋਸ਼ ਅਰਥ “ਮਿਥਿਆ 
ਗਿਆ” ਕਰਦਾ ਹੈ) 
- ਸੂਹੀ ੫, ਛਤ ੬, ੧ : ੫ (760) 
2. ਭੁਮਣ, ਭਟਕਨ ੍ 
“ਸੰਤ ਕ੍ਰਿਪਾ ਤੇ ਮਿਦੇ ਮੋਹ ਭਰਮ। ” 
-- ਗਉ ੫, ੯੧, ੩ : ੧ (183) 


ਭਰਮਈਅ 


1800 





3. ਅਗਿਆਨ, ਮਿਥਿਆ ਗਿਆਨ 
ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ 
ਹਰਿ ਨਿਰੰਕਾਰ।” (ਭਾਵ ਅਗਿਆਨ) 


`” ਗੂਜ ੫. ਅਸ >, ੫ : ੩ (508) 


ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ | 


ਤੋੜਿਆ।” 

- ਗੂਜ ੫, ਵਾਰ ੧੬ : ੧ (522) 
ਭਰਮਈਆ -- ਭਟਕਦੇ ਫਿਰਨਣ ਵਾਲਾ 
“ਸੇਜ ਏਕ ਏਕੋ ਪ੍ਰਭੂ ਠਾਕੁਰੁ ਮਹਲੁ ਨ ਪਾਵੈ 

ਮਨਮੁਖ ਭਰਮਈਆ। ” 
- ਸਿਲਾ ੪, ਅਸ ੬, ੫ : ੧ (837) 
੩੫ ਆ 
"ਦੁਖ ਸੁਖ ਕਰਤ ਮਹਾ ਭ੍ਰਮਿ ਬੁਡੋ ਅਨਿਕ 
ਜੋਨਿ ਭਰਮਈਹੈ। (ਭ੍ਰਮਨ ਕੀਤਾ ਹੈ, 
` ਫਿਰੇ/ਭਟਕੇ ਹਾਂ) 

- ਗੁਜ ਕਬ, ੧, ੩ : ੧ (੨24) 
ਭਰਮਸਹਿ - ਭਟਕਦੇ ਹਨ, ਭਰਮਨ ਕਰਦੇ ਹਨ 
"ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ 

ਨੀਤ।” 
` ਮਾਰੂ ਕੇ. ਵਾਰ ੧ਸ. ੪..2 : ੧ (1087) 
ਭਰਮਸਿ -- ਭਉਂਦਾ ਹੈ, ਭਰਮਾਦਾ ਹੈ 
“ਤੀਰਥਿ ਭਰਮਸਿ ਬਿਆਧਿ ਨ ਜਾਵੈ। ” 

`- ਰਾਮ ੧, ਅਸ ੬, ੪: ੩ (906) 

ਹੋਰ ਰੂਪ -- ਭਰਮਹਿ -- 
"ਕੋਟਿ ਜਨਮ ਭਰਮਹਿ ਬਹੁ ਜੂਨਾ।” (ਭਟਕਦੇ, 
ਭਉਂਦੇ) -- ਗਉ ੫, ੧੪੭. ੧” : ੨ (195) 
ਭਰਮਹੁ -- ਰ 
ਇਹ ਸੰਜਮ ਹਰਿ ਪਾਈਐ।” (ਭਟਕਦੇ ਹੋ) 


-- ਧਨਾ ਨਾਮ, ੨, ੪:% (693) | 


ਭਰਮਹੁ -- 1. ਭਟਕਦੇ ਹੋ, ਵੇਖੋ 'ਭਰਮਸਿ” 
2. ਭੁਲੋ, ਭੁਲੇਖੇ ਵਿਚ ਪਵੋ ਰ 
“ਜਾਤ ਨ ਜਾਤਿ ਦੇਖਿ ਮਤ ਭਰਮਹੁ ਸੁਕਿ ਜਨਕ 


ਪਗੀ ਲਗਿ ਧਿਆਵੈਗੋ।”” 
੨-ਕਨ 8, ਅਸੋਂ ਤੇ, 22੧ (1300) 
ਭਰਮੰਗਨਾ -- ਭਰਮ ਰ 








ਭਰਮਾ 
ਭਰਮੰਗਨਾ। ” ਰ 
- ਮਾਰੂ ੫, ਸੋਲਾ ੯, ੧੧ : ੩ (1080) 
ਭਰਮਣਹ -- ਭਟਕਦੇ ਹਨ 
'“ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣ 
ਉਦਿਆਨ ਭਰਮਣਹ । ” 
- ਜੈਤ ੫, ਵਾਰ ਦਸ, ੫, ੧: ੭ (707) 
ਭਰਮਤ -- ਭਟਕਦਿਆ, ਭਉਂਦਿਆ - 
"ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ 
ਕੇ ਭਾਰਾ।” -- ਸੋਰ ੫, ੨੬, ੨ : ੨ (616) 
ਹੋਰ ਰੂਪ -- ਭਰਮਤੁ -- 
“ਅਨਿਕ ਬੰਧਨ ਮਾਇਆ ਭਰਮਤ 
ਭਰਮਾਇਆ ਗੁਣਨਿਧਿ ਨਹੀ ਗਾਇਆ।” 
_(ਭਟਕਦਾ/ਫਿਰਦਾ ਹੈ) 
_ - ਗੋਉ ੫, ੧੫੪", ੩ : ੧ (213) 
ਭਰਮਤੇ -- 
ਬਿਨੁ ਬੂਝੇ ਸਕੂ ਵਾਦਿ ਜੋਨੀ _ਭਰਮਤੇ। ” 
(ਭਟਕਦੇ/ਫਿਰਦੇ ਹਨ) 
- ਸੂਹੀ ੫, ਅਸ ੫, ੫ : ੨ (762) 
ਭਰਮਦਾ -- ਫਿਰਦਾ ਫਿਰਦਾ, ਭਟਕਦਾ ਭਟਕਦਾ 
ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ 
ਇਕਤੁ ਘਰਿ ਆਣੈ ਰਾਮ।” 
- ਆਸਾ ੪. ਛੰਤ ੯, ੫ : ੨ (443) 
ਹੋਰ ਰੂਪ -- ਭਰਮਦੇ -- 
“ਲਖ ਚਉਰਾਸੀਹ ਭਰਮਦੇ ਭੁਮਿ ਕੁਮਿ ਹੋਇ 
ਖੁਆਰੁ। ” (ਭਟਕਦੇ, ਭਉਂਦੇ ਫਿਰਦੇ) 
- ਸਿਰੀ ੩, ੩੬, ੩ : ੩ (27) 
ਭਰਮਨ ਭਰਮੁ -- ਵਡੀ ਭਟਕਣਾ ਰ 
"ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ 
-ਚੁਕਾਵੈਗੋ।” 
- ਕਾਨ ੪, ਅਸ ੨, ੬ : ੨ (1309) 
ਭਰਮਪਟ -- ਅਗਿਆਨ ਦੇ ਪਰਦੇ 
ਜਾਨਿਆ।” -- ਧਨਾ ੩. ੯. ੩: ੧ (666) 
ਭਰਮਾ -- 1. ਭਰਮ, ਵਹਿਮ ਰ੍ 
“ਜਾ ਕੈ ਬਿਨਸਿਓ ਮਨ ਤੇ ਭਰਮਾ। ” 
- ਗਉ ੫, ੧੦੩, ੩ : ੧ (186) 
ਹੋਰ ਰੂਪ -- ਭਰਮਾਂ -- 


ਭਰਮਾਇ 


1801 


ਭਰਮਾਤਾ, 








“ਜ਼ੈਰ ਬਿਰੋਧ ਛੇਦੇ ਭੈ ਭਰਮਾਂ । ” 
- ਖ੍ਭਾ ੫, ਅਸ ੩, ੩ : ੩ (1348) 
2. ਅਗਿਆਨ 
“ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ 
-ਅਜਰੁ ਜਰਾ। ”-- ਜੈਤ ੫, ੬, ੨ : ੨ (701) 
_ ਭਰਮਾਇ -- ਭਟਕਦਾ ਫਿਰਦਾ ਹੈ __ 
“ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ। ” 
-- ਗਉਂ ੪, ਵਾਰ ੨੩ਸ, ੪, ੧ : ੧ (313) 
ਭਰਮਾਇਓ -- ।. ਭਟਕਣਾ ਵਿਚ ਪਾ ਦੇਣਾ, 
ਭੁਟਕਾ ਦਿਤਾ 
“ਖਿਨਹੁੰ ਜੌਗ ਤਾਪ ਬਹੁ ਪੂਜਾ ਖਿਨਹ੍ਹੰ 
ਭਰਮਾਇਓ। ”-- ਆਸਾ ੫. ੧੫੬, ੨ : ੧ (409) 
2. ਭਰਮਾ ਲੈਣਾ 


“ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ 


ਜਗੁ ਭਰਮਾਇਓ। ” 
- ਬਿਹਾ ੯, ੨, ੩ : ੧ (537) 
(“ਦਰਪਨ” ਇਥੇ ਵੀ ਅਰਥ 'ਭਟਕਣਾ ਵਿਚ 
ਪਾਇਆ” ਹੀ ਕਰਦਾ ਹੈ) 
ਭਰਮਾਇਅਨੁ - ਭਟਕਣ ਵਿਚ ਲਾ ਦਿੱਤਾ 
“ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ 
ਖੇਲ ਉਪਾਇ।” 
- ਗੂਜ ੩. ਵਾਰ ੧੩ਸ, ੩, ੨ : ੨ (513) 
ਹੋਰ ਰੁਪ -- ਭਰਮਾਇਆ -- 
“ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ 
ਭਰਮਾਇਆ।  (ਭਟਕਨਾ ਵਿਚ ਪਿਆ) 
-- ਗਉ ੪, ੪੮. ੧ : ੧ (166) 
“ਜਿਸੁ ਹੋਆ ਆਪਿ ਕ੍ਰਿਪਾਲ -ਸੁਨਹ 
ਭਰਮਾਇਆ। ` (ਭਟੰਕਾਏ ਜਾਣਾ) 


- ਗੂਜ ੫, ਵਾਰ ੨੦ਸ, ੫, ੨ : ੫ (523) 


“ਮਤ ਭੂਲਹੁ ਮਾਨੁਖ ਜਨ ਮਾਇਆ 
_ ਭਰਮਾਇਆ। ” (ਭਰਮਾਏ) 
ਰ -- ਬਿਲਾ ੫, ੪੬, ੪ : ੧ (812) 
ਭਰਮਾਇਦਾ -- ਭਟਕਦਾ ਫਿਰਦਾ ਹੈ 
“ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ 
- ਮਾਰੂ ੧, ਸੋਲਾ ੧੪, 2 : ੩ (1034) 


_ਭਰਮਾਈ -- ।. ਭਟਕਦਾ ਰਿਹਾ 





“ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ 
ਭਰਮਾਈ। ” _ -- ਸੋਰ ੩, ੧੧, ੧ : ੧ (603) 
ਹੋਰ ਰੂਪ -- ਭਰਮਾਈਆ -- 

“ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ 
ਭਰਮਾਈਆ।” (ਭਟਕਦਾ) 


- ਮਾਰੂ ੫, ਵਾਰ ੬ : ੪ (1096) 


ਭਰਮਾਈਐ -- 
“ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੁਰੁ।” 
(ਭਟਕਦੇ ਫਿਰੀਦਾ ਹੈ) 


-- ਸਿਰੀ ੧, ੧੫, ੧: ੩ (19) 
“ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ 
ਕਪਟੁ ਕਮਾਇ।” (ਕ੍ਰਮਦੇ ਫਿਰੀਏ) _ 
-- ਸਿਰੀ ੩, ੩੫, ੧ : ੧ (26) 
ਭਰਮਾਏ - ਨ 
_ “ਤਿਹੁ ਗੁਣ ਮਹਿ ਜਾ ਕਉ ਭਰਮਾਏ ।” 
`_ (ਭਟਕਾਇਆ) 
-- ਗਉ ੫. ਸੁਖ ੧੬, ੩ : ੭ (284) 
“ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ।” 
(ਭਟਕਦੇ. ਹਨ) .-. 
-- ਆਸਾ ੧, ਅਸ ੧੯, ੬ : ੧ (421) 
2. ਭਰਮ, ਅਗਿਆਨ, ਭੁਲੇਖਾ 
“ਤੁਮ੍ਰੀ ਕ੍ਰਿਪਾ ਤੇ ਮੋਹੁ ਮਾਨੁ ਛੁਟੈ ਬਿਨਸਿ ਜਾਇ 
ਭਰਮਾਈ। `-- ਧਨਾ ੫, ੧੦, ੨ : ੧ (673) 
ਅਨਿਕ ਜਨਮ ਬੀਤੀਅਨ ਭਰਮਾਈ। '' (ਭਰਮ, 
ਭੁਲੇਖੇ ਵਿਚ)-- ਸੂਹੀ ੫, ੪੦, ੩ : ੧ (745) 
ਹੋਰ ਰੁਪ - ਭਰਮਾਏ - 
“ਮਾਇਆ ਕਰਿ ਮੂਲੁ ਜੰਤ ਭਚਮਾਏ। (ਭਰਮ 
ਗਏ _ਹਨ)-- ਗਉ ੩, ਅਸ ੬, ੪: ੧(232) 
ਭਰਮਾਣੇ -- ਭਟਕਦੇ ਫਿਰਦੇ ਹਨ _. 
“ਮੇਰੇ ਕਰਤੇ ਏਵੈ ਭਾਵ ਦਾ ਮਨਮੁਖ ਭਰਮਾਣੇ। ” 
-- ਗਉ ੩, ੩੭: ੩ : ੪ (163) 
ਭਰਮਾਤਾ -- ਫਿਰ ਨਿਕਲਿਆ, ਘੁੰਮ ਗਿਆ 
“ਗਵਨੁ ਕੀਆ ਧਰਤੀ ਭਰਮਾਤਾ। ” 
ਰ੍ ` _-= ਮਾਂਝਂ ੫, ੧੨) ੩ % ੨ (98) 
ਭਰਮਾਤਾ।” (ਭਟਕਦਾ ਹੈ) 
-- ਸੋਰ ੫, ੬, ੩ : ੨ (610) 


ਹੋਰ ਰੂਪ -- ਭਰਮਾਤਿ -- 


ਭਰਮਾਵਹਿ 


1802 





"'ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ 
ਬਿਆਧਿ ਖਪੰ।” (ਫਿਰਨ ਨਾਲ) 

- ਗੂਜ ੧, ਅਸ ੫. ੪ : ੧ (505) 
ਭਰਮਾਵਹਿ -- ਭਰਮਾਉਦੀ ਹੈ, ਲੁਭਾਉਂਦੀ ਹੈ 
“ਦੂਜੈ ਭਾਇ ਮਾਇਆ ਮਨੁ ਭਰਮਾਵਹਿ। ” 

-- ਮਾਝ ੩. ਅਸ ੧੩, 2 : ੨ (116) 
ਭਰਮਾਵਹੁ -- ਭੁਲੇਖੇ ਵਿਚ ਪਾਉਂਦੇ ਹੋ 
“ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ 
ਭਰਮਾਵਹੁ । -- ਮਾਰੂ ਕਬ, ੫, ੧ : ੨ (1104) 
ਭਰਮਾਵੈ -- ।. ਭਰਮਾਉਂਦੀ ਹੈ 
“ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ।”” 
- ਆਸਾ ੫, ੪, ੧: ੪ (371) 
2. ਭਟਕਦਾ ਫਿਰਦਾ ਹੈ 
'ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ 
ਭਰਮਾਵੈ । ” 
- ਸਾਰ ੫, ੧੦੬, ੧ : ੨ (1224) 
1. ਭਰਮ ਵਿਚ, ਭੁਲੇਖੇ ਵਿਚ, 
ਅਗਿਆਨਤਾ ਵਿਚ 
ਭਰਮਿ ਕੁਲਾਇ। ” 


ਭਰਮਿ -- 


“ਪੇਈਅੜੈ ਧਨ ਭਰਮਿ ਭੁਲਾਣੀ।” (ਭਰਮ ਵਿਚ) 

- ਮਾਝ ਡ, ਅਸ ੩੩, ੪ : ੧ (129) 

“ਭਰਮਿ ਭਰਮਿ ਮਾਨੁਖ ਡਹਕਾਏ।” (ਭਰਮਾ 
_ਭਰਮਾ ਕੇ, ਭੁਲਕੇ) 

-- ਗਉਂ ੫, ਬਾਅ ੪੦ : ੫ (258) 


2. ਭਟਕਣਾ ਵਿਚ 
ਭੁਲਾਵਣਿਆ।” 


- ਮਾਝ ਡੇ, ਅਸ ੧੬, ੬ : ੩ (119) 
"ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ 
ਮੁਕਤਿ ਨ ਪਾਏ।” 
ਰ੍ -- ਰਾਮ ੩, ਅਨੰੰ ੨੨ : ੩ (920) 
3. ਭਰਮ ਸਦਕਾ 
“ਮਾਇਆ ਮੋਹਿ ਭਰਮਿ ਨ ਪਾਏ।” 
`- ਮਾਰੂ ੩, ਸੋਲਾ ੨੨, ੭ : ੧ (1066) 


ਭਰਮਿਓਹੁ -- ਭਰਮਾਇਆ ਹੈ, ਭੁਲੇਖੇ ਵਿਚ 


-- ਸਿਰੀ ੩, ੫੦, ੨ : ੧ (33) 











ਪਾਇਆ ਹੈ, ਅਗਿਆਨਤਾ ਵਸ 
_ਕੀਤਾ ਹੈ 
“ਕਕੈ ਕਾਮਿ ਕ੍ਰੋਧ ਭਰਮਿਓਹੁ ਮੂੜੇ ਮਮਤਾ ਲਾਗੇ 
ਤੁਧੁ ਹਰਿ ਵਿਸਰਿਆ।” 
- ਆਸਾ ੩. ਪਟੀ ੮ : ੧ (435) 
ਭਰਮਿਆ -- ਭਟਕਿਆ, ਭਉਂਦਾ ਫਿਰਿਆ 
ਨ ਆਵੈ ਜਾਇ।” ਰ 
- ਗੂਜ ੩, ਵਾਰ ੧ੜਸ, ੩, ੨ : ੧ (513) 
ਹੋਰ ਰੂਪ -- ਭਰੰਮਿਆ -- 
"ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ 
ਸਤਿਗੁਰਿ ਸਬਦੁ ਸੁਣਾਇਆ। ” 
- ਆਸਾ ੧, ਵਾਰ ੪ : ੨ (465) 
ਭਰਮਿਤਾ -- ਭਰਮ ਭੁਲੇਖੇ ਵਿਚ ਪਿਆ 
“ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ। ” 
- ਸੂਹੀ ੩, ਵਾਰ ੫ : ੩ (787) 
ਛੱਜ << ਫਿਰਦੀ/ਭਟਕਦੀ ਭਾਵ ਉਡਦੀ ਹੈ 
'ਆਨੀਲੇ ਕਾਗਦੂ ਕਾਟੀਲੇ ਗੂਡੀ ਆਕਾਸ ਮਧੇ 
ਭਰਮੀਅਲੇ। `-- ਰਾਮ ਨਾਮ, ੧. ੧ : ੧ (972) 
ਭਰਮੀਆ -- ਭਵਾਇਆ ਹੋਇਆ 
“ਅਨਿਕ ਜੋਨਿ ਭਰਮੈ ਭਰਮੀਆ। ” 
- ਗਉ ੫, ਸੁਖ ੧੧, ੭ : ੬ (277) 
ਭਰਮੀਜਾ -- ਭਰਮਾਂ ਵਿਚ 
"ਕਾਹੂ ਰੋਗ ਸੋਗ ਭਰਮੀਜਾ। ” 
`- ਰਾਮ ੫, ਅਸ ੩, ੪ : ੨ (914) 
'“ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ 
_ ਭਰਮੀਜਾ ਹੈ। ” (ਭਰਮ) 
ਰ - ਮਾਰੂ ੫, ਸੋਲਾ ੩, ੧੪ : ੩ (1074) 
(ਮਹਾਨ ਕੋਸ਼ ਅਰਥ “ਮਿਥਿਆ ਗਿਆਨ” ਕਰਦਾ 
ਹੈ) ੍ 


ਨਾਲ 


'-- ਰਾਮ ੧, ਅਸ ੫, ੫ : ੧ (905) 


। ਭਰਮੀਤਾ -- ਭਟਕਦਾ ਰਹਿੰਦਾ ਹੈ, ਭਰਮ ਵਿਚ ਪੈ 


ਜਾਂਦਾ ਹੈ ___ ਰ 
“ਗਣਤੈ ਪ੍ਭੂ ਨ ਪਾਈਐ ਦੂਜੈ ਭਰਮੀਤਾ।” 


ਭਰਮੁ 


1803 


ਭਰਾਈਲੇ 








ਰ੍ - ਗੁਜ ੩, ਵਾਰ ੪ ੨ (50) | 
ਭਰਮੁ -- ।. ਵਹਿਮ, ਭਰਮ, ਭੁਲੇਖਾ, ਅਗਿਆਨ 


“ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ 
“ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ 
ਭਰਮੁ ਚੁਕਾਵੈ । ” (ਸੰਸਾ) 
-- ਮਾਝ ੧, ਵਾਰ ਦਸ, ੧, ੧ : ੩ (141) 
“ਭਭਾ ਭਰਮੁ ਮਿਟਾਵਹੁ ਅਪਨਾ।” (ਸ਼ੰਕਾ, ਸੰਸਾ) 
- ਗਉ ੫, ਬਾਅ ੪੦ : ੧ (256) 
“ਸਤਿਗੁਰ ਹਮਰਾ ਭਰਮੁ ਗਵਾਇਆ।” 
(ਅਗਿਆਨ) 
-- ਆਸਾ ੩, ਅਸ ੨੪, ੧ : ੧ (423) 
ਮਿ 
।” (ਅਗਿਆਨ ਦਾ) 
-2. ਭਟਕਣਾ 
_“ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ 
ਬਿਆਧਿ 'ਖਪੰ। ` 
-- ਗੂਜ ੧, ਅਸ ੫, ੪ : ੧ (505) 
ਭਰਮੇ =- 1. ਭਰਮ ਵਿਚ, ਅਗਿਆਨ ਵਿਚ 
“ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲ 
ਹਾਨੂ । ` - ਸਿਰੀ ੧, ੧੯, ੩ : ੨ (21) 
“ਭਰਮੇ ਭੂਲੀ ਰੇ ਜੈ ਚੰਦਾ।” (ਅਗਿਆਨਤਾ) 
- ਗੂਜ ਭ੍ਰਿਲੋ ੧, ੧” : ੧ (525) 
2. ਭਟਕੇ, ਫਿਰੇ, ਭਰਮਨ ਕੀਤਾ, ਭਵੇ _ 
“ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ । ” 


-- ਗਉ ੫, ਬਾਅ ਪੜਸ : ੧ (261) 


“ਭਰਮੇ ਸੁਰਿ ਨਰ ਦੇਵੀ ਦੇਵਾ।” (ਭਰਮ ਵਿਚ 
ਹਨ) (ਰੀ ਬਾ 
ਸਰਣਾਗਤਿ ਆਏ।” (ਭਉਂਦੇ ਫਿਰੇ ੍ 

- ਤੁਖਾ ੪, ਛੰਤ ੧, ੩-: ੫ (।114) 


ਭਰਮੇਹੁ -- ਭਟਕਦੇ 


ਰਮ ਤੀਜਨ ਜਿਲ ਮਕਤੀਤ ਉਪਜੀ ਜਾਜਕ ਗੰਜ ਚ 


ਭਰਮੇਹੁ।” -- ਸਾਰ ੫, ੧੧੪, ੨ : ੨ (1226) 
ਭਰਮੇਣ -- ਭਰਮਾਇਆ ਹੈ 
“ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ। 


-- ਸਿਰੀ ੧, ੨੩, ੪ :੨ (23) | 
ਭਰਮੈ -- ।. ਭਰਮਨ ਨਾਲ, ਫਿਰਨ ਨਾਲ 





-- ਜੈਤ ੫, ੪, ੧ : ੨ (700) 


- ਗਾਥਾ ੫, ੪ : ੧ (1360) 
ਭਰਮੇਤੁ -- ਭਰਮਦੇ/ਫਿਰਦੇ/ਭਟਕਦੇ ਹਨ 
- ਜੈਤ ੫, ਵਾਰ ੪ : ੫ (706) 


“ਭਰਸੈ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ। 
-- ਸਿਰੀ ੧, ੨੨, ੧: ੧ (22). 
“ਕਿਉ ਬਾਜੀਗਰੁ ਭਰਮੈ ਭੂਲੇ ਝੂਠਿ ਮੁਠੀ 
_ਅਹੰਕਾਰੋ।” (ਭਟਕਦਾ ਹੈ) 
-- ਵਡ ੧, ਅਲ ੪, ੪:੪ (581) 
2. ਭਰਮਾਂ ਵਿਚ, ਅਗਿਆਨਤਾ ਵਿਚ 
“ਆਤਮੁ ਨ ਚੀਨੈ ਭਰਮੈ ਵਿਚਿ ਸੂਤਾ । ” 
--'ਆਸਾ ੩,੪੫.੧: ਜਿੰਨ 
ਹੋਰ ਰੁਪ -- ਭਰਮੋ -- 
“ਭਰਮੋ ਕੁਲਾਵਾ ਤੁਝਹਿ ਕੀਆ ਜਾਮਿ ਏਹੁ 
` ਚੁਕਾਵਹੇ। -- ਵਡ ੧, ਛੰਤ ੨, ੫ : ੪ (567) 
ਭਰਵਾਸਾ -- ਵਿਸ਼ਵਾਸ, ਭਰੋਸਾ, ਆਸਰਾ 
“ਆਦਿ ਜੁਗਾਦਿ ਜਾ ਕਾ ਭਰਵਾਸਾ। 
ਰ੍ -- ਗਉ ੫, ੧੦੮, ਤੇ : ੨ (187) 
ਹੋਰ ਰੁਪ -- ਭਰਵਾਸੇ -- ਰ੍ 
“ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ।” 
ਰ੍ ` ਸਲੋ ਕਬ, ੧੩੬ : ਵੋ, 
ਭਰਵਾਸੈ -- 
“ਕਿਸੁ ਭਚਵਾਸੈ ਸ਼ਿਚਰਹਿ ਭਵਨ। ” (ਆਸਰੇ) 
- ਰਾਮ ੫, ੪੮, ੧ : ੧ (898) 
ਭੁਰਾ -- ।. ਭਰਿਆ/ਲਿਬੜਿਆ ਹੋਇਆ 
_ਮੈਲੂ ਭਰਾ।”` -- ਬਿਲਾ ੪, ੩, ੧ : ੧ (799) 
2. ਭਰਿਆ ਹੋਇਆ, ਭਰਪੁਰ _ 
“ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨਸਕੈ 
_ਕੋਈ ਨੀਰੁ।” 
- ਸਲੋ ਕਬ, ੧੭੦ : ੧ (1373) 
ਭਰਾਉ -- - ਭਰਾ, ਭਾਈ ਜਾ 
“ਨਾ ਤਿਸੁ ਭੈਣ ਨ ਭਰਾਉ ਕਮਾਇਆ।” 
-__ = ਮਾਰੂ ੧, ਸੋਲਾ, ੧੯, ੨ : ੨ (1038) 
ਗਰਾਈਲੇ <- ਭੁਰ ਕੇ ਰੱ 
“ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ 


ਭਰਾਹੂ 





_ਪੁਰੰਦਰੀਏ। ” -- ਰਾਮ ਨਾਮ, ੧, ੨ : ੧ (972) 
ਭਰਾਹੂ -- ਭਰ ਦਿੰਦਾ ਹੈ 
“ਜੋ ਖਿਨਾ ਮਹਿ ਊਨੇ ਸੁਭਰ ਭਰਾਰੂ। ” 
- ਗਉ ੫, ਬਾਅ ੪੯ : ੨ (260) 

ਭਰਾਤਿ -- ਭਰਮ, ਕੁਲੇਖਾ, ਭਰਾਂਤੀ 
“ਲਹੈ ਭਰਾਤਿ ਹੋਵੈ ਜਿਸੁ ਦਾਤਿ।” 

-- ਮਾਂਝ ੧, ਵਾਰ 2੭”ਸ, ੧, ਕਹ 2 (150) 
ਹੋਰ ਰੂਪ - ਭਰਾਂਤਿ -- 

“ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ 

ਭਰਾਂਤਿ।” (ਭੁਲੇਖਾ, ਭਰਮ) 

- ਸਿਰੀ ੫, ੮੩, ੩ : ੨ (47) 
ਭਰਾਤੀ -- 
“ਸਾਧਸੰਗਿ ਕਛੂ ਭਉ ਨ ਭਰਾਤੀ।” (ਭਰਮ, 

ਭੁਲੇਖਾ) _-- ਗਉ ੫, ੧੪੨, ੨ : ੧ (194) 
ਭਰਾਂਦਿ -- ਭਰਾਂਤੀ, ਭਰਮ 
“ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ 
ਲਾਹਿ ਭਰਾਂਦਿ । `-- 
ਭਰਾਨਿ -- ਭਰਮ, ਕੁਲੇਖੇ 
“ਟੂਟੇ ਅਨ ਭਰਾਨਿ ਹਾਂ।” 
-- ਆਸਾ ੫, ੧੫੮, ੧: ੧ (409) 
ਭਰਾਯਉ -- ਭਰ ਦਿਤੇ, ਭਰਪੁਰ ਕਰ ਦਿਤੇ 
_ “ਧੰਨਿ ਧੰਨਿ ਗੁਰੂ ਧੰਨਿ ਅਭਰ ਸਰ ਸੁਭਰ 
ਭਰਾਯਉ।  -- ਸਵ ੫. ਕਲ ੮ : ੪ (1408) 
ਭਰਾਵ .-- ਭਰਾ, ਭਾਈ ਰ 
“ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ 
ਪੜੀਵਦੈ।” -- ਰਾਮ ਬਸ, ਵਾਰ ੧ : ੨ (966) 
ਭਰਾਂਵੈ - _ਭਰਾਉਂਦਾ ਹੈ 
“ਆਪੇ ਜਲੁ ਆਪੇ ਦੇ ਫਿੰਗਾ ਆਪੇ ਚੁਲੀ ਭਰਾਵੈ। ” 
- ਬਿਹਾ ੪, ਵਾਰ ੬ : ੩ (551) 
ਭਰਿ -- ।. ਪੂਰਨ ਰੂਪ ਵਿਚ, ਭਾਵ ਰੱਝ ਕੇ 
“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ 
` ਸੋਇਆ।” '- ਸਿਰੀ ੫, ੭੪, ੩ : ੧ (43) 
"ਮੇਰਾ ਸਹੁ ਜਾਗੈ ਹਉ ਨਿਸਿ ਭਚਿ ਸੋਵਾ।” (ਭਾਵ 
_ ਸਾਰੀ/ਪੂਰਨ ਰਾਤ) 
-- ਆਸਾ ੧, ੨੬, ੧ : ੨ (356) 
2. ਭਰ ਕੇ, ਪੂਰਨ ਕਰਕੇ 
“ਸਰ ਭਰਿ ਥਲ ਹਰੀ ਆਵਲੇ ਇਕ ਬੂੰਦ ਨ 


1804 








ਸਲੋ ਫਰ, ੬੦ : ੧ (1381) 








ਪਵਈ ਕੇਹ।” 

``ਦ ਸਿਰੀ ੧, ਅਸ ੧੧, ੩ : ੨ (60) 
“ਹਰਿ ਧਨ ਕੇ ਭਰਿ ਲੇਹੁ ਭੰਡਾਰ।” (ਭਰਨਾਂ, 
ਪੂਰਨ ਕਰਨਾ) 

- ਗਉਂ ੫, ਸੁਖ ੨੪, ੧ : ੯ (295) 
. ਪੂਰਨ, ਭਰਪੂਰ, ਪੁਰੀ 
ਹਰ ਵਿ ਤੋ ਲਜੱਚਿਆ ਕਵਿ 
ਜੋਬਨਿ ਮੈ ਮਤਿ।” 

.- ਸਿਰੀ ੧, ਪਹ 2, 2 : ੧ (75) 
"ਭਰਿ ਜੋਬਨਿ ਬੂਡੇ ਅਭਿਮਾਨਿ।” 


- ਆਸਾ ੧, ਅਸ੬,੬: ਨ 
4. ਭਰਨਾ, ਗੰਦਾ ਹੋਣਾ, ਆਲੂਦਾ ਹੋਣਾ, 
ਕੀਤਾ ਕਰਣਾ ਕਹਿਆਂ ਕਲਾ ਭਰਿਆ ਭਵਿ 
ਭਰਿ ਧੋਵਾਂ।” 
ਰ੍ - ਮਾਝ ੧, ਵਾਰ ੬ਸ, ਬ.੨ : ੨ (140) 
ਮਲੁ ਕਦੇ ਨ ਲਹੈ।” ੧. 
` - ਪ੍ਭਾ ੧, ੩, ੧ : ੩ (1343) 
“ਤੀਨਿ ਬਾਰ ਪਤੀਆ ਭਰਿ ਲੀਨਾ।” 
- ਗੋਂਡ ਕਬ, ੪, ੪ : ੧ (871) 
6. ਬਰਾਬਰ 2. ਵੈ “% 
“ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ 
ਕਲਾਲੀ ਰੇ।”” (ਭਾਵੇਂ ਬੂੰਦ ਭਰ ਸਮੇਂ ਲਈ) 
_(ਮਹਾਨਕੋਸ਼ ਅਰਥ 'ਵਾਸਤੇ, ਲਈ” ਕਰਦਾ ਹੈ) 
- ਰਾਮ ਕਬ, ੧, ੧" : ੨ (969) 
“ਨਾਮੇ ਸਰ ਭਰਿ ਸੋਨਾ ਲੇਹੁ। ” 
-- ਭੈਰ ਨਾਮ, ੧੦, ੧੦ : ੨ (1166) 
ਭਰਿਓ -- ਭਰਿਆ ਹੋਇਆ 
“ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ 
ਬੂਝ ” - ਗਉ ਰਵਿ, ੧, ੧ : ੧ (346) 
ਹੋਰ ਰੂਪ -- ਭਰਿਆ -- ਰ੍ 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ 
ਸਾਧੂ ਖੰਡਲ ਖੰਡਾ ਹੇ।” (ਭਰਿਆ ਹੋਇਆ) 
- ਗਉ ੪, ਸੋਹ ੪,੧:੧(13). 
ਭਰਿਆ -- ।. ਭਰਿਆ ਹੋਇਆ, ਭਰਪੂਰ ਵੇਖੋ 


ਭਰਿਸਟ 


1805 


ਭਰੀਆ 





` ਹਮਾਂਰੇ।” -- ਗਉਂ ੧, ੧੭, ੫ : ੧(।56) 
2. ਲਿਬੜਿਆ, ਗੈਂਦਾ ਹੋਇਆ 
ਭਰਿ ਧੋਵਾਂ।” 
- ਮਾਝ ੧, ਵਾਰ ੬ਸ, ੧, ੨ : ੨ (140) 
ਤਿਨਿ ਵੇਮੁਖਿ ਵੇਮੁਖੈ ਨੋ ਪਾਇਆ। ” 
-- ਗਉ ੪, ਵਾਰ ੧੨ਸ, ੪, ੧ : ੧ (306) 
- ਲੇਖੈ ਨ ਪਰਿਆ।” 

- ਆਸਾ ੫, ੧੫੨, ੩ : ੧ (406) 
ਭਰਿਸਟ -- ਅਪਵਿਤਰ, ਗੰਦਾ, ਮੈਲਾ 
“ਸਾਕਤ ਥਾਨ ਭਰਿਸਟ ਫਿਰਾਹੀ।” 

- ਗਉਂ ੫, ਅਸ ੭, ੫ : ੨ (239) 
ਹੋਰ ਰੁਪ -- ਭਰਿਸਟੁ -- 

“ਤਤੇ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ 
ਹੋਆ।” -- ਆਸਾਂ ੩, ਪਟੀ ੯ : ੧ (435) 
ਭਰਿਪੁਰਿ -- ।. ਭਰਪੂਰ ਹੋ ਕੇ, ਪੂਰੀ ਤਰ੍ਹਾਂ, 
ਸਰਬ ਵਿਆਪੀ ਹੋ 
“ਭਰਿਪੁਰਿ ਧਾਰਿ ਰਹੀ ਸੋਭ ਜਾ ਕੀ।” 
`.- ਆਸਾ ੫, ੨੪, ੧“ : ੨ (376) 


ਸਰਬ ਸਮਾਣਾ।” (ਪਸਰਿਆ ਹੈ, ਵਿਆਪਕ 


ਦੀ > -- ਸੈਰ ੧. ੪, ੧" : ੨ (596) 


2. ਭਰਪੂਰ ਵਾਹਿਗੁਰੂ, ਸਰਬਵਿਆਪੀ ਵਾਹਿਗੁਰੂ 


“ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ 


ਰੰਗਿ ਰਸੀਣਾ।” 
- ਚਾਮ ੧, ੮, ੩ : ੧ (907) 





ਟਾਂਡ ਬਿਸਾਹਿਓ।” 
-- ਗਉਂ ਕਬ, ੪੯. ੧ ! 3 (335) 
“ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ।” 
-- ਆਸਾ ੫, ਛੰਤ ੧੦, ੩ : ੨'(459) 
“ਹਮਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ 
ਜਾਈ।” (ਪੂਰੀ ਤਰ੍ਹਾਂ, ਲਧੀ ਹੋਈ) __ 
ਰਨ ੧. ੬1 % (08) 
ਹੋਰ ਰੂਪ -- ਭਰੀਅੰ -- 
“ਬੂਡੰ ਤ ਤਰੀਅੰ ਊਣੰ ਤ ਭਰੀਅੰ।” (ਭਰ 
ਜਾਂਦੀ ਹੈ) _ -- ਸਸ ੫, ੬੪ : ੨ (1360) 
ਭਰੀਆਹਿ -- 
“ਪੜਿ ਪੜਿ ਗਡੀ ਲਦੀ ਅਹਿ ਪੜਿ ਪੜਿ 
ਭਰੀਅਹਿ ਸਾਥ।” (ਭਰੇ ਜਾਂਦੇ ਹਨ) 
-- ਆਸਾ ੧, ਵਾਰ ੯ਸ, ੧, ੧ : ੧ (467) 
ਭਰੀਅਤ -- 
“ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ 
ਇਕ ਸਖਨੀ ਹੋਰ ਫੇਰ ਭਰੀਅਤ ਹੈ। (ਭਰੀ 
ਜਾਂਦੀ ਹੈ) -- ਪ੍ਰਭਾ ੩, ੮, ੨ : ੧ (1329) 
. ਭਾਵ ਚੁਕਦਾ, ਇੱ ਰ੍ 
ਭੀ ਜੇ ਜਾਣਾ ਤਿਲ ਥੋੜੜੇ ਮਲਿ ਬੁਕੁ 
ਭਰੀ। ” -- ਸਲੋ ਫਰ, ੪ : ੧ (1378) 
4. ਪੰਡ, ਭਰੀ, ਦਥੀਂ ਰ੍ ਰ੍ 
“ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ 
ਕਾਟਿ ਭਰੰਮ ਭਰੀ।” ਰ੍ 


੮” ਸਮ ੫. ੩” 








" ੬ (1387) 


ਭਰੀਅਨਿ -- ਲਬੇੜ ਲੈਂਦੇ, ਭਰ ਲੈਂਦੇ ਰ੍ 
_“ਭੇਡਾ ਵਾਗੀ ਸਿਰੁ ਖੋਹਾ ਇਨਿ ਭਰੀਅਨਿ ਹਥ 


ਸੁਆਹੀ।” . 
- ਮਾਝ ੧, ਵਾਰ ੨੬ਸ, ੧, ੧: ੩ (149) 


_ਭਰੀਆ =- ।. ਭਰੀ ਹੋਈ, ਲਿਬੜੀ ਹੋਈ 
“ਏਕਨ ਭਰੀਆ ਗੁਣ ਕਰਿ ਧੋਵਾ।” 

- ਆਸਾ ੧, ੨੬, ੧ : ੧ (356) 

2. ਭਰਪੁਰ, ਭਰੀਆਂ ਹੋਈਆਂ ਰ੍ 

ਤਰ ਵਕ ਤਨ ਸਜ 


_ ਭਰਿਪੁਰੇ -- ਭਰਪੂਰ, ਵਿਆਪਕ 
“ਹਰਿ ਭਰਿਪੁਰੇ ਰਹਿਆ।” 
-- ਬਿਲਾ ੪; ੭, ੧": 
ਭਰੀ -- ।. ਲਿਬੜੀ, ਲਗੀ 
“ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ 


`੩ (601) 


ਜਾਇ।”” -- ਸਿਰੀ ੧. ਅਸੇ ੭. ੧” : ੨ (57) ਰਸ ਭਰੀਆ।” (ਭਾਵ ਲਦੀਆਂ ਹੋਈਆਂ) 
2. ਭਰਪੁਰ, ਭਰੀ ਹੋਈ -- ਰਾਮ ਕਬ, ੬, ੧ : ੧ (970) 


ਦੁਖ ਭਰੀਆ।? (ਭਾਵ ਭੋਗਦੀ ਹਾਂ) 


_ ਭਰੀਆਸਿ 





-- ਸਾਰ ੫, ੨੪, ੧ : ੧ (1209) 
ਭਰੀਆਸਿ -- ਭਰੇ ਜਾ ਕੇ 
ਜੀਉ।” - ਸੂਹੀ ੧, ਕੁਚ ੨ : ੫ (762) 
ਭਰੀਐ -- ।. ਲਬੇੜ ਲਈਏ ਗੰਦੇ ਕਰ ਲਈਏ 
“ਭਰੀਐ ਹਥੁ ਪੈਰੁ ਤਨੁ ਦੇਹ।” 
-- ਜਪੁ ੧, ੨੦ : ੧(4) 
“ਹਉ ਵਿਚਿ ਭਰੀਐ ਹਉ ਵਿਚਿ ਧੋਵੈ।” 
- ਅਸ ੧, ਵਾਰ ੭ਸ, ੧, ੧ : ੯ (466) 
2. ਭਰੀ ਜਾਣੀ, ਭਰਪੂਰ ਹੋ ਜਾਣੀ 
“ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ 
_'ਖਾਈਂ।” --- ਸਿਰੀ ੧. 2੮, ੨ : ੨ 28) 
''ਮਾਠਿ ਗੁੰਦਾਈ) ਪਟੀਆ ਭਰੀਐ ਮਾਗ ਸੰਧੂਰੇ।” 
(ਭਰ ਦੇਈਏ)-- ਵਡ ੧, ੩, ੧ : ੧੧ (੨5੧) 
ਭਰੀਜੈ -- ।. ਭਰੀ ਜਾਂਦੀ/ਲਿਬੜ ਜਾਂਦੀ ਹੈ 
“ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ 


ਰਾਮ।'`  - ਵਡ ੩, ਛੰਤ ੫, ੨ : ੧ (570) 
2. ਭਰਦੀ ਹੈ 
ਸਕਤਿ ਭਰੀਜੈ। ” 


ਰ੍ - ਕਲਿ ੪, ਅਸ ੩. ੩ : ੧ (1324) 
_ਭਰੀਡੁ -- ਭਰਿਸ਼ਟ, ਆਲੂ ਦਾ 
“ਅਤਿ ਡਾਹਪਣਿ ਦੁਖੁ ਘਣੈ ਤੀਨੇ ਥਾਵ ਭਰੀਡੁ । 
- ਮਾਰੂ ੩, ਵਾਰ ੧੪ਸ, ੧, ੧ : ੨ (1091) 
(“ਮਹਾਨਕੌਸ਼` ਅਰਥ “ਹੈਰਾਨੀ, ਪਰੇਸ਼ਾਨੀ” 
ਕਰਦਾ ਹੈ) 
ਭਰੀਲੇ -- ਭਰਕੇ 
- ਗਉਂ ਕਬ, ੬੫, ੧ : ੧ (338) 
ਛੋਰੂ -- ਭਾਰ, ਬੋਹਜ 
“ਗੁਰ ਪੂਰਾ ਪਾਯਉ ਬਡਭਾਗੀ ਲਿਵ ਲਾਗੀ ਮੇਦਨਿ 


ਭਰੂ ਸਹਤਾ। ' -- ਸਵ ੫, _ ਕੱਲ ੬ : ੨. (1407) 
ਭਰੇ -- ।. ਭਰਪੂਰ, ਭਰੇ ਹੋਏ 
"ਸਿਫਤੀ ਭਰੇ ਤੇਰੇ ਭੰਡਾਰਾ।” 
` - ਆਸਾ ੧, ਸੋਦ ੨, ੪ : ੨ (9) 
੨. ਮਸਲਾ ਲਿਜ 


` 'ਅਨਖੁੁ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰ।” 


1806 





੫ 


ਭਰੋਸਾ 
- ਸਿਰੀ ੩, ੪੦, ੩ : ੧ (29) 
. ਭਾਵ ਕਰੇ, ਭਰੇ, ਦੇਵੇ 
110 ਦਹ 
ਖਾਇ।” 
-- ਮਾਝ ੧, ਵਾਰ ੭ਸ, ੧, ੨ : ੨ (141) 
"ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ 
ਮੁਰਦਾਰੁ।” (ਭਾਹ ਭਰਦੀ ਹੈ, ਭਾਵ 
ਵਫਾਦਾਰੀ ਕਰਦੀ ਹੈ) ` 
- ਆਸਾ ੧, ਵਾਰ ੧੧ਸ, ੧, ੨ : ੩ (469) 
“ਬਧਾ ਚਟੀ ਜੋ ਭਰੇ ਨਾ ਗੁਣੂ ਨਾ ਉਪਕਾਰੂ।” 
(ਦੇਵਾ) . -' 
- ਸੂਹੀ ੩, ਵਾਰ ੭ਸ, ੨, ੩ : ੧ (787) 
4. ਭਰਕੇ ਭਾਵ ਗੁੜ੍ਹੀ, ਪਕੀ ' 
“ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ 
ਕਤ ਨਾਹੀ ਰਾਮ।” 
- ਬਿਹਾ ੫, ਛੰਤ ੯, ੨ : ੧ (548) 
5. ਚੁਕੇ, ਪੁਟੇ 
'ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ 
ਪਿਛਾਹਾ ਜਾਇ।” 
- ਸਾਰ ੪, ਵਾਰ ੨੩ਸ, ੪, ੨ : ੪ (1246) 
| ਭਚੋਈਂ -- ਭਰਦੀ __ 
'ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ।” 
---ਚੂਖਾ ੧, ਛੱਤ ੪੩ ੨1111) 
ਭਰੇਨਿ - ` ਭਰਦੇ ਹਨ 
“ਮਨਿ ਜੂਠੇ ਚੁਲੀ ਭਰੇਨਿ।” 
-- ਆਸਾ ੧, ਵਾਰ ੧੬ਸ, ੧, ੨ : ੨੦ (472) 
ਭਰੇਪੁਰਿ -- ਭਰਪੁਰ 
"ਅਨਦ ਬਿਨੋਦ ਭਰੇਪੁਰਿ ਧਾਰਿਆ।” 
- ਆਸਾਂ ੫, ੨੪, ੧ : ੧ (376). 
ਭਰੈ -- ਭਰਦਾ ਹੈ 
ਭਰੈ । -- ਦੇਵ ੯, ੧, ੧: ੨ (536) 
ਭਰੋਸਉ -- ਭਰੋਸਾ, ਯਕੀਨ, ਵਿਸ਼ਵਾਸ 
“ਅਬ ਭਉ ਭਾਨਿ ਭਰੋਸਉ ਆਵਾ।” 
- ਗਉ ਕਬ, ਬਾਅ ੩੦ : ੨ (342) 
ਭਰੋਸਾ -- ਯਕੀਨ, ਵਿਸ਼ਵਾਸ, ਭਰਵਾਸਾ ਭਾਵ 
ਓਟ, ਆਸਰਾ ਰੇ 


ਭਲ 1807 ਭਲਰ 





“ਰਾਮ ਜਨਾ ਕਉ ਰਾਮ ਭਰੋਸਾ।” 


_ -- ਗਉਂ ੫, ੧੪੨, ੧" : ੧ (194) 


“ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ । ” 
- ਆਸਾ ੫, ੯, ੪ : ੨ (398) 
ਹੋਰ ਰੁਪ -- ਭਰੋਸੇ -- 


“ਦੀਨ ਦਇਆਲ ਭਰੋਸੇ ਤੇਰੇ।” (ਭਰਵਾਸੇ) 


-- ਗਉਂ ਕਬ, ੬੧, ੧" : ੧ (337) 


“ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ।” 
(ਭਰਵਾਸੇ ਨਾਲ) ` 

-- ਸਿਰੀ ੫, ੯੭. ੧ : ੧ (51) 
ਭਲ -- ।. ਭਲਾ, ਚੰਗਾ 


ਜੋ ਪਭ ਕਰੈ ਸੋਈ ਭਲ ਮਾਨ ਸੁਖਿ ਦੁਖਿ ਓਹੀ 


ਧਿਆਈਐ ਰੇ।” 
- ਗਉ ੫. ੧੩੭”, ੧ : ੨ (209) 
“ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ 
ਸਮਾਣਾ।` (ਭਲਾ, ਮਿਠਾ) 
-- ਸੂਹੀ ੫, ਛੰਤ ੮, ੧ : ੪ (782) 
2. ਭਲੀ/ਚੰਗੀ 
“ਜਿਨ੍ਹ ਕੈ ਹੀ ਅਰੈ ਬਸਿਓ ਮੋਰਾ ਸਤਿਗੁਰੁ ਤੇ 
ਸੰਤ ਭਲੇ ਭਲ ਭਾਂਤਿ।” (ਚੰਗੀ.ਤਰ੍ਹਾਂ) 
-= ਮਲਾਂ ੪, ੫, ੧ : ੧ (1264) 
ਭਲਾਉ -- ਭੱਲਿਆਂ ਦੀ ਕੁਲ ਵਿਚ 
“ਭਲਉ ਪ੍ਰਸਿਧੁ ਤੇਜੋ ਤਨੌੋਂ ਕਲੂ ਜੋੜਿ ਕਰ 
ਧਾਇਅਓ। ” 
(ਮਹਾਨਕੋਸ਼ ਅਰਥ “ਭਲਾ, ਉਤਮ” ਕਰਦਾ ਹੈ) 
- ਸਵ ੩, ੫ : ੫ (1393) 
ਭਲਕੇ -- ।. ਸਵੇਰੇ, ਅੰਮ੍ਰਿਤ ਵੇਲੇ __ 
“ਭਲਕੇ ਭਉਕਹਿ ਸਦਾ ਬਇਆਲਿ।” 
__-- ਸਿਰੀ ੧, ੨੯, ੧ : ੨ (24) 
“ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ।” 
- ਸੂਹੀ ੩, ਵਾਰ ੭ਸ, ੨, ੨ : ੧ (787) 
2. ਨਿਤ, ਹਰ ਰੋਜ 
“ਭਲਕੇ ਉਠਿ ਪਪੌਲੀਐ ਵਿਣੁ ਬੁਝੇ ਮੁਗਧ 
ਅਜਾਣਿ। ”-- ਸਿਰੀ ੫, ੭੩, ੧ : ੧ (43) 
“ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ 
ਪਿਆਰੁ । ” 











ਰ=-ਘ- 





- ਸਿਰੀ ੪, ਵਾਰ ੧੬ਸ, ੩, ੨ : ੩ (89) 
ਭਲਾ -- ਚੰਗਾ, ਉਤਮ 
“ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ 
ਮਿਲੈ ਰਸੁ ਖਾਇ।” 
ਰ੍ - ਸਿਰੀ ੪, ੬੯, ੧:੧(41) 
“ਜਾ ਤਿਸੁ ਭਾਣਾ ਤਾ ਜੰਮਿਆ ਪਰਿਵਾਰਿ ਭਲਾ 
ਭਾਇਆ। ” (ਚੰਗਾ ਲਗਾ ਭਾਵ ਖੁਸ਼ੀ ਹੋਈ) 
- ਰਾਮ ੩. ਅਨੰ ੨੯ : ੩ (92।) 
ਭਲਾਈ -- ਨੇਕੀ, ਚੰਗਾ ਕਰਮ __ 
“ਜੋ ਭਲਾਈ ਸੋ ਬੁਰਾ ਜਾਨੈ।” 
`-- ਗਉ ੫, ੮੨, ੨ : ੧ (180) 
ਭਲੀ -- ਚੰਗੀ, ਸ਼ੁਭ, ਉਤਮ, ਸ੍ਰੇਸ਼ਟ 
“ਜੋ ਤੁਧੁ ਭਾਵੈ ਸਾਈ ਭਲੀ ਕਾਰ।” 
- ਜਪੁ ੧, ੧੬; ੨੪ (3) 
ਹੋਰ ਰੂਪ - ਭਲੀਅ - ਰ 
“ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ।” 
-- ਆਸਾਂ ੪, ਛੰਤ ੨੧, ੪ : ੧ (452) 
ਭਲੀਆ -- _ 
“ਸਭ ਕਿਛੁ ਦੀਆ ਭਲੀਆ ਜਾਈ। ” 
__ (ਚੰਗੀਆਂ)-- ਮਾਝ ੫. ੧੯, ੨ : ੨ (100) 
ਭਲੇ -- 
“ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ 
ਭਾਵਹਿ ਮੇਰੇ ਹਰਿ ਭਗਵੰਤਾ।” (ਚੰਗੇ) 
“ਆਸਾ ੩, ਸੋਪੁ ੧,੪:੫(11) 
ਭਲੇ -- ।. ਚੰਗੇ, ਵੇਖੋ 'ਭਲੀ” 
`_ 2. 'ਭੱਲੇ' 'ਖਾਨਚਾਨ ਦੇ 
"ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ 
ਬਨਿ ਆਵੈ।”-- ਸਵ ੩, ੨੨ : ੪ (1396) 
ਭਲੇਰਿਆ -- ਬੁਰੇ, ਮੰਦੇ, ਭੈੜੇ ਰ੍ 
“ਕਰਤਬ ਕਰਨਿ ਭਲੇਰਿਆ ਮਦਿ ਆਇਆ ਸੁਤੇ।” 
- ਗਉ ੫. ਵਾਰ ੧੨ : ੨ (3 ੧21) . 
(ਮਹਾਨਕੋਸ਼ “ਭਲਿਆਈ ਵਾਲੇ, ਭਲੇ ਅਰਥ 
ਕਰਦਾ ਹੈ) _ 
ਭਲੇਰੀ -- ਚੰਗੀ ਰ੍ 
(ਰਤ ਲਗਿ ਗਈ 
ਰੁਤਿ। ”-- ਗਉ ੫, ਵਾਰ ੩ਸ, ੫, ੧ : ੨ (315) 


ਭਲੇਰੇ -- ਮੰਦੇ, ਫਿਟਕੇ ਹੋਏ 








ਨ ਰਲ ਗਤ ਦਰਦ ਨਾਹੀ 
ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ।” 





-- ਗਉਂ ੪, ਵਾਰ ੧੦ਸ, ੪, ੧ : ੪ (305) 


ਭਲੈ -- ਭਲੇ, ਉਤਮ, ਚੰਗੇ 
ਰਾ - ਰਾਮ ੩, ਵਾਰ ੧੯ : ੪ (956) 
. ਚੰਗੀ, ਭਲੀ 
ਆ 
- ਸਿਰੀ ੧, ਅਸ ੧੩, ੮ : ੨ (62) 
2. ਨੇਕੀ 
“ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ 
ਸਦਾ ਸਦਾ ਦਇਆਲਾ।” 
- ਸੋਰ ੫, ੧੭, ੩ : ੧ (613) 
“ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ 
ਡਰਉ।” -- ਧਨਾ ੯, ੪, ੧ : ੧ (685) 
3. ਨੇਕ, ਚੰਗਾ ਰ 
“ਸਦ ਜੀਵਨੁ ਭਲੋ ਕਹਾਂਹੀ।” ਰ 
___- ਸੋਰ ਕਬ, ੬, ੧ : ੩ (655) 
ਦੁਖ ਭਰੀਐ।” (ਭਲਾ ਪੁਰਸ਼, ਨੇਕ ਪੁਰਸ਼) 
== ਕਿਲਾ ੫, ੯੫, ੧ : ੧੪33) 
ਹੋਰ ਰੂਪ -- _ ਭਲੌਂ -_ 
_ ਜਗਿ।” - ਸਵ ੧, ੬ : ੪ (1390) 
ਭਲ੍ਹ -- ਇਕ ਭਟ ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ 
ਵਿਚ ਸੀ ਅਮਰਦਾਸ ਜੀ ਦਾ ਇਕ ਸਵੈਯਾ 
ਹੈ 


“ਰੁਦ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ 


ਭਲ ਉਨਹ ਜੋ ਗਾਵੈ। ” ਰ 
_-- ਸਵ ੩, ੨੨ : ੩ (1396) 
ਭਲ - ਭਲਾ, ਚੰਗਾ 
“ਅਜੋਨੀ ਓ ਭਲ ਅਮਲੁ ਸਤਿਗੁਰ ਸੰਗਿ ਨਿਵਾਸੁ।” 
-- ਸਵ ੪, ਕਲ ੧੦ : ੩ (1398) 
ਭਵ --' ।. ਸੰਸਾਰ ਭਾਵ ਆਵਾ ਗਵਨ, ਚੌਰਾਸੀ ਦਾ 
ਰ੍ ਗੇੜ 
“ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ। 


- ਧਨਾ ੧, ਸੋਹ ੩, ੧" (13) 


1808 _ 











“ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ।” 
- ਬਿਲਾ ੫, ੩੪, ੪ : ੧ (809) 
2. ਸੰਸਾਰ, ਦੁਨੀਆਂ 
“ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ 
ਮਰਣ ਭਵ ਖੰਡਾ ਹੈ।” __ 

-- ਧਨਾਂ ੧, ਸੋਹ ੪, ੩ : ੧ (13) 
ਨਾਨਕ ਕਹਤ ਗਾਇ ਕਰੂਨਾ ਮੈ ਭਵ ਸਾਗਰ 
` ਕੈ ਪਾਰਿ ਉਤਰੂ ਰੇ ।” (ਸੰਸਾਰ ਰੂਪੀ ਸਾਗਰ) 

ਰ - ਗਉ ੯, ੯, ੨ : ੨ (220) 
3. ਹਸਤੀ .-. 
“ਭਵ ਸਾਗਰੂ ਸੰਸਾਰੁ ਬਿਖੁ ਸੋ ਪਾਰਿ ਉਤਰੀਐ। ” 
- ਗਉ ੫, ਵਾਰ ੧੧ : ੩ (320) 
ਬਹੁ ਤਰੇ।” 
- ਆਸਾ ੫. ਛੰਤ ੬, ੩ੇ : ੪ (456) 
4. ਵਰਤਮਾਨ ਹੁਣ ਵਾਲਾ ਸਮਾਂ ਰ 
_ ਭਵ ਭੂਤ ਭਾਵ ਸਮਬ੍ਰਿਅੰ ਪਰਮੰ ਪ੍ਰਸੰਨਮਿਦੰ।” 
- ਗੂਜ ਜੈਢੇ, ੧, ੨ : ੨ (526) 
5. ਸੰਸਾਰ ਸਾਗਰ ` 
“ਗੁਰੁ ਬੋਹਿਬੁ ਤਾਰੇ ਭਵ ਪਾਰਿ।” 
- ਗੋਂਡ ੫, ਕਾ ੩: ੧864) 
“ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ 
ਸੁਖੁ ਪਾਇਆ। ” 
- ਮਾਰੂ ੧, ਸੋਲਾ ੨੦, ੯ : ੩(1041) 
ਭਵਸਾਗਰ -- ਸੰਸਾਰ ਸਮੁੰਦਰ 
_ਭਵਸਾਗਰ ਸਖ ਸਾਗਰ ਮਾਹੀ।” 
_ ਗਉਂ ਕਬ, ੧, ੩ : ੧ (323) 
ਰੋਰ ਰੂਪ -- ਭਵਸਾਗਰੁ - _ 
ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ 
ਇਨ ਬਿਧਿ ਭਵਸਾਗਰੁ ਤਰਣਾ।” ਰ੍ 
- ਸਿਰੀ ਕਬ, ੧, ੨ : ੨ (92) 
' ਭਵਸਿੰਧ -- ਸੰਸਾਰ ਸਮੁੰਦਰ 
ਚਰਣ ਸਰਣ ਦਇਆਲ ਕੇਸਵ ਤਾਰਿ ਜਗ 
ਭਵਸਿੰਧ। ”-- ਗੂਜ ੫, ਅਸ ੨, ੧” : ੨ (508) 
ਭਵਹਿ -- 1. ਫਿਰਦਾ/ਭੇਂਦਾ ਹੈ 
"ਮੰਨੈ ਨਾਨਕ ਭਵਹਿ ਨ ਭਿਖ।” 


-- ਜਪੁ ੧,੧੫:੪(3) 


ਭਵਖੰਡਨ 1809 


ਭਵਨ 





2. ਭਵ ਤੋਂ, ਭਵਸਾਗਰ ਤੋਂ 
“ਜੋ ਜੋ ਸਰਣਿ ਪਰਿਓ ਕਰੁਣਾ ਨਿਧਿ ਤੇਤੇ ਭਵਹਿ 
ਤਰਾਏ।?” -- ਸਾਰ ੫, ੮, ੧” : ੨ (1204) 
ਦੇ ਬੰਧਨ ਤੋੜਨ ਵਾਲਾ 
“ਭਵਖੰਡਨ ਦੁਖਭੰਜਨ ਸ੍ਹਾਮੀ ਭਗਤਿ ਵਛਲ 
ਨਿਰੰਕਾਰੇ ।” _-- ਧਨਾ ੫, ੧, ੧ : ੧ (670) 
ਹੋਰ ਰੂਪ -- ਭਵਖੰਡਨਾ -- 
“ਕੈਸਾ ਆਰਤੀ ਹੋਇ ਭਵਖੰਡਨਾ ਤੇਚੀ 
ਆਰਤੀ। ” (ਜਨਮ ਮਰਨ ਨਿਵਾਰਨ ਵਾਲਾ) 
- ਧਨਾ ੧, ੯, ਆ : ੧ (663) 





_ ਭਵਖੰਡਨੁ -- 
“ਨਿਰਭਉ ਨਿਰੰਕਾਰ ਭਵਖੰਡਨੁ ਸਭਿ ਸੁਖ 
ਨਵਨਿਧਿ ਦੇਸੀ।” 
-- ਸੋਰ ੫, ੧, ੧ : ੩ (608) 
ਭਵਖੰਡਨੋ -- 

“ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ 
ਭਵਖੰਡਨੋ। 
ਵਾਲਾ) 

-- ਰਾਮ ੫, ਛੰਤ ੨, ੧ : ੪ (925) 
ਭਵਜਲ -- ਸੰਸਾਰ ਸਮੁੰਦਰ __ 
““ਸਰੰਜਾਮਿ ਲਾਗੁ ਭਵਜਲ ਤਰਨ ਕੈ।” 
-- ਆਸਾ ੫, ੪, ੨ : ੧ (12) 


_ਹੋਂਰ ਰੂਪ -- ਭਵਜਲਿ -- 
“ਭਵਜਲਿ ਣੂਬੇ ਦੂਜੈ ਭਾਇ। ” (ਸੰਸਾਰ ਸਮੁੰਦਰ 
ਵਿਚ) -- ਗਉਂ ੩, ਅਸ ੪, ੩ : ੩ (231)! 
ਭਵਜਲੂ --' 
“ਗੁਰਪਰਸਾਦੀ ਛੁਟੀਐ ਬਿਖੁ ਭਵਜਲੂ ਸਬਦਿ 
ਗੁਰ ਤਰਣਾ।”” (ਸੰਸਾਰ ਸਾਗਰ) 
-- ਸਿਰੀ ੩, ੫੧, ੧" : ੨ (33) 
ਭਵਣ -- ।. ਮੰਤਲ 


“ਮੰਨੇ ਸਗਲ ਭਵਣ ਕੀ ਸੁਧਿ।” ਰ 
-- ਜਪੁ ੧, ੧੩ : ੨ (3) 
“ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ 
ਟਕਸਾਲਾ। ” (ਸਿਿਸ਼ਟੀ) 
-- ਸੋਰ ੧, ੪,੧: ੨ (596) 
“ਜਿਨਿ ਕੀਨੇ ਵਸਿ ਅਪੁਨੇ ਤ੍ੈਗੁਣ ਭਵਣ ਚਤੁਰ 


(ਸੰਸਾਰ ਤੋਂ ਛੁਟਕਾਰਾ ਦੁਆਉਣ 














_ਸੰਸਾਰਾ।” _-- ਧਨਾ ੫, ੧੧, ੧ : ੧ (673) 
(ਮਹਾਨ ਕੋਸ਼ ਇਥੇ ਅਰਥ 'ਦਿਸ਼ਾ` ਕਰਦਾ ਹੈ) ` 
ਮਨਿ ਬੀਠੂਲਾ।”" (ਸੰਸਾਰ) 
- ਧਨਾ ਨਾਮ, ੩. ੫ : ੨ (693) 
2. ਭ੍ਰਮਣ, ਭਉਣਾ 
. ਭਵਣ।” -- ਗੂਜ ੫, ੩੦, ੩ : ੨ (502) 
ਭਵੰਤਾ -- ਫਿਰਦਾ ਹੈ 
“ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ 


ਮਾਏ।”__ - ਤੁਖਾ ੧, ਬਾਰਾ ੫ : ੫ (1108) 


`_ਭਵਤਾਰਣ -- ਭਵਜਲ ਤੋਂ ਤਾਰਣ ਵਾਲਾ, ਸੰਸਾਰ 


ਗੁਣ ਆਖਿ ਵਖਾਣਾ।” 
___= ਸੂਹੀ ੫, ਛੱਤ ੧, ੨ ? ੬ (777) 
ਹੋਰ ਰੂਪ -- ਭਵਤਾਰਣੁ -- 
“ਜਗਤ ਉਧਾਰਣੁ ਨਵ ਨਿਧਾਨੁ ਭਗਤਹ - 
___ਭਵਤਾਰਣੁ। -- ਸਵ ੪, ਕਲ ੯ - ੧ (1397) 
ਭਵਤਾਰਨ -- ਸੰਸਾਰ -- ਭਵਜਲ ਤੋਂ ਪਾਰ ਲੰਘਾਣ 
__ ਰਾਖੁ ਪਪਨਾ। -- ਬਿਲਾ ੪, ੧, ੪ :੧ (799) ` 
ਭਵੰਤਿ -- ਹੁੰਦਾ 
“ਤਿਰਸਕਾਰ ਨਹ ਭਵੰਤਿ ਨਹ ਭਵੰਤਿ ' 'ਮਾਨ 
ਭੰਗਨਹ।:ਂ. _. << ਸਸ ੫; ੨੮੨ ੧ (1 
ਭਵੰਤਿਆ -- ਭਉਣ ਵਾਲੇ 
- ਆਸਾ ੧, ਛੰਤ ੫, ੨ : ੧ (439) 
ਭਵੰਤੇ -- ਫਿਰਦੇ, ਭਉਂਦੇ, ਭਟਕਦੇ __ 
“ਜਨਮ ਭਵੰਤੇ ਨਰਕਿ ਪੜੰਤੇ ਤਿਨ ਕੇ ਕੁਲ 
ਉਧਾਰੇ।” -- ਆਸਾ ੫. ੧੪੧, ੨ : ੧ (406) 
ਭਵੰਦੇ -- ਫਿਰਦੇ, ਭਉਂਦੇ, ਭਟਕਦੇ 
“ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ।”” 
ਰ੍ - ਗਉ ੪, ਵਾਰ ੧੨ : ੮ (306) 
ਭਵਨ -- ।. ਮੰਡਲ, ਕਿ ਰ 





66੦16 


ਭਵਨਾ 





ਰਾਜਾ।” - ਸਿਰੀ ਕਬ, ੩, ੩ : ੨ (92) 
“ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ।” 
(ਭਾਵ ਥਾਵਾਂ)-- ਗਉ ੫, ਬਾਅ ੨੭ : ੫ (255) 
(ਭਾਵ ਸਰੀਰ) 
“ਨਾਮ ਕੇ ਧਾਰੇ ਪੁਰੀਆ ਸਭ ਭਵਨ।” (ਲੋਕ 
ਮੰਡਲ) __-- ਗਉ ੫, ਸੁਖ ੧੬, ੫ : ੭ (284) 
“ਕਿਸੁ ਭਰਵਾਸੈ ਬਿਚਰਹਿ ਭਵਨ। ? (ਭਾਵ ਸੰਸਾਰ) 
- ਰਾਮ ੫, ੪੮, ੧ : ੧ (896) 
2੩ ਪੀ 
“ਦਰਸਨਿ ਤੇਰੇ ਭਵਨ ਪੁਨੀਤਾ। ” (ਭਾਵ ਸਰੀਰ) 
-- ਮਾਝ ੫, ੧੮, ੩ : ੧ (99) 
“ਤੁਝਹਿ ਚਰਨ ਅਰਬਿੰਦ ਭਵਨ ਮਨੁ।” 
-- ਆਸਾ ਰਵਿ, ੪, ੧" : ੧ (486) 
(ਮਹਾਨਕੋਸ਼ ਇਸ ਦੇ ਅਰਥ 'ਭੌਰਾ” ਕਰਦਾ ਹੈ) 
ਹੋਰ ਰੂਪ -- ਭਵਨੰ -- 
“ਅਤ੍ਰੰਤ ਆਸਾ ਆਥਿਤੁ ਭਵਨੰ। ” (ਘਰ ਵਿਚ) 
- ਸਸ ੫, ੩ : ੩ (1354) 
3. ਫਿਰਨਾ, ਕੁਮਣ ਕਰਨਾ 
“ਕਹਾ ਪਿੰਗਲ ਪਰਬਤ ਪਰ ਭਵਨ। ” 
-- ਗਉਂ ਖ, ਸੁਖ ੪, ੬ : ੭ (267) 
4. ਥਾਂ 
“ਸੂਖ ਸਹਜ ਆਨੰਦ ਭਵਨ।” 
- ਰਾਮ ੫, 2੦, ੧" : ੧ (88ਨ) 
ਚਰਨ ਧਰੀਜੈ।” (ਹਰ ਥਾਂ) 


-- ਕਲਿ ੪, ਅਸ ੬, ੧ : ੨ (1326) 


ਭਵਨਾ =- ।. ਘਰ 
“ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ 
ਬਸਾਰੇ।” __-- ਧਨਾ ੫, ੪੦, ੨ : ੧ (681) 


2. ਫਿਰਨਾ, ਭਟਕਨਾ 


“ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ 


ਕਾ ਭਵਨਾ। ” 
-- ਰਾਮ ੧, ਸਿਗੋ ੬੪ : ੨ (945) 
_ਭਵਨਿ -- 1. ਘਰ ਵਿਚ 
“ਚਿੰਤ ਭਵਨਿ ਮਨੁ ਪਰਿਓ ਹਮਾਰਾ।” 
- ਆਸਾ ਕਬ, ੧੨, ੩ : ੧ (478) 
2. ਫਿਰਨ ਭਾਵ ਤੀਰਥ ਯਾਤਰਾ 


1810 








ਉਕਤਿ ਚਤੁਰਾਈ । ” 
-- ਕਾਨ ੫, ੪੭, ੧ : ੧ (1307) 
ਭਵਫਨਿਧਿ -- ਸੰਸਾਰ ਸਾਗਰ 


““ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵਨਿਧਿ ਪਾਰਿ 
ਉਤਾਰੇ ।” - ਸੋਰ ੫, ੯੪, ੧ : ੨ (631) 
ਭਵਨਿਧਿਤਰਣ -- ਸੰਸਾਰ ਸਾਗਰ ਦੀ ਬੇਂੜੀ 
“ਸਗਲ ਭਗਤ ਜਾਚਹਿ ਸੁਖਸਾਗਰ ਭਵਨਿਧਿਤਰਣ 
ਹਰਿ ਚਿੰਤਾ ਮਣੇ।” 
ਰ ੨ ਕੱਲ 8, 2, ੧੯ 
ਭਵਨੀ -- ਭਉਂਦੇ ਰਹਿਣਾ 
“ਭੇਖੁ ਭਵਨੀ ਹਲੂ ਨ ਜਾਨਾ ਨਾਨਕਾ ਸਚੁ ਗਹਿ 
ਰਹੇ ।” _-- ਬਿਲਾ ੧, ਛੰਤ ੨, ੧ : ੬ (843) 
ਭਵਨੁ -- 1. ਭਾਵਨੀ, ਸ਼ਰਧਾ 
“ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ 
ਜੁਆਈਐ।”-- ਆਸਾ ੧, ੩੮, ੧ : ੨ (360) 
(“ਮਹਾਨਕੋਸ਼' ਇਸ ਦਾ ਅਰਥ 'ਧਿਆਨ, ਖਿਆਲ” 
ਕਰਦੇ ਹਨ) 
2. ਘਰ 
“ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ। ” 
- ਬਿਲਾ ੫, ਛੰਤ ੧, ੪ : ੧ (846) 
3. ਭਉਣਾ, ਫਿਰਨਾ 
“ਕਿਨਹੀ ਭਵਨੁ ਸਭ ਧਰਤੀ ਕਰਿਆ।” 
-- ਰਾਮ ੫, ਅਸ ੧, ੩ : ੩ (912) 
ਭਵਭੰਜਨ -- ਸੰਸਾਰ ਦੇ ਬੰਧਨ ਤੋੜਨ ਵਾਲੇ 
ਧੁਨੀਐ ਰਾਮ।” 
` ਸੂਹੀਂ ੫, ਛੱਤ ੯, ੪ : ੨ (783) 
ਹੋਰ ਰੂਪ -- ਭਵਭੰਜਨੁ -- 
“ਜਨਮ ਮਰਣ ਭਵਭੰਜਨੁ ਗਾਈਐ ਪੁਨਰਪਿ 
ਜਨਮੁ ਨ ਹੋਈ ਜੀਉ।” 

- ਸੋਰ ੧, ੧੧, ੪ : ੨ (599) 
ਭਵਰ -- ।. ਭੌਰੇ ਭਾਵ ਕਾਲੇ ਕੇਸ ਭਾਵ ਜਵਾਨੀ 
“ਭਵਰ ਗਏ ਬਗ ਬੈਠੇ ਆਇ।” 

-- ਸੂਹੀ ਫਰ,' ੨, ੧" : 


ਨੂ ਵੀ । 14 


੨ (792) 
2. ਭੌਰੇ 
“ਚੇਤੁ ਬਸੰਤੁ ਭਲਾ ਭਵਰ ਸੁਹਾਵੜੇ।” 
-- ਤੁਖਾ ੧, ਬਾਰਾ ੫ : ੧ (1108) 


ਭਵਰਲਾ 1811 





ਹੋਰ ਰੂਪ -- ਭਵਰਹ -- 


“ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ 
ਕਾਇ ਕਰਉ।” (ਭੌਰੇ ਨੇ) 
- ਆਸਾਂ ਨਾਮ, ੨, ੨ : ੨ (485) 
ਭਵਰਲਾ -- ਕੌਰਾ 


“ਜਿਉ ਧਰਣੀ ਕਉ ਇੰਦੂ ਬਾਲਹਾ ਕੁਸਮ ਬਾਸੁ 
ਜੈਸੇ ਭਵਰਲਾ। ”-- ਧਨਾ ਨਾਮ, ੩, ੨ : ੧ (693) 
ਭਵਰਾ -- ਭੌਰਾ 
- ਆਸਾ ੧, ਛੰਤ ੫, ੨ : ੧ (439) 
“ਆਪੇ ਭਵਰਾ ਫੂਲ ਬੇਲਿ।” 
- ਬਸੰ ੧, ਅਸ ੭, ੧ : ੧ (1190) 
(ਮਹਾਨਕੋਸ਼ ਅਰਥ “ਜਗਿਆਸੂ” ਕਰਦਾ ਹੈ) 
ਹੋਰ ਰੁਪ -- ਭਵਰਿ -- 
“ਫੂਲ ਭਵਰਿ ਜਲੁ ਮੀਨਿ ਬਿਗਾਰਿਓ। ” (ਭੌਰ 


ਨੇ) - ਗੂਜ ਫਵਿ, ੧, ੧ : ੨ (525) 
ਭਵਰੂ -- 


ਰਾਤਓ।” (ਜੀਵ ਰੂਪੀ, ਭੌਰਾ) 
- ਆਸਾ ੧, ਛੰਤ ੫, ੨ : ੩ (439) 
ਭਵਰੁ -- !. ਭੌਰਾ, ਵੇਖੋ 'ਭਵਰਾ` 
ਮਾਏ।”” (ਭੌਰਾ) 
- ਤੁਖਾ ੧, ਬਾਰਾ ੫ : ੫ (1108) 
2. ਜੀਵ -- ਆਤਮਾ 
“ਏਕੋ ਭਵਰੁ ਭਵੈ ਤਿਹੁ ਲੋਇ।” 
-- ਰਾਮ ੧, ਓਅੰ ੭ : ੩ (930) 
ਭਵਾ -- ਮੈਂ ਫਿਰਾਂ 
“ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ।” 
-- ਸਿਰੀ ੧, ੨, ੩ : ੧(14) 
ਭਵਾਇਆ -- ਫੇਰਿਆ, ਕੁਆਇਆ ਰ 


“ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ | 


ਭਵਾਇਆ। ” 
-- ਸਿਰੀ ੩, ਅਸ ੨੪, ੪ : ੧ (69) 


- ਆਸਾ ੪, ਛੰਤ ੯, ੨ : ੪ (442) 





ਭਵਾਨੀ 


ਹੋਰ ਰੂਪ -- ਭਵਾਇਹਿ -- 


“ਤੂੰ ਆਪੇ ਮਨਮੁਖਿ ਜਨਮਿ ਭਵਾਇਹਿ। ” 

(ਫੇਰਦਾ ਹੈ) -- ਮਾਝ ੫, ੯, ੪ : ੨ (97) 
ਭਵਾਈ -- 

“ਕਿਸੁ ਦੇਸੁ ਨ ਦੀਜੈ ਕਿਰਤੁ ਭਵਾਈ। ” (ਫੇਰਦੀ 


ਹੈ) - ਸੂਹੀ ੫, ੪੦, ੪ : ੪ (745) 
ਭਵਾਈਅਹਿ -- 
“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ 


ਭਵਾਈਅਹਿ। ” (ਫੇਰੀਦਾ ਹੈ) 
ਖਾਦ ਗਿ ਲੀ ੧ 117 
ਭਵਾਈਅਨਿ -- 
“ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ 
ਸਮਾਇ।”” (ਫੇਰਿਆ/ਘੁੰਮਾਇਆ ਹੈ) 
- ਮਾਰੂ ੩, ੨, ੨ : ੨ (994) 
ਭਵਾਈਅਨੁ -- 
"'ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ 
ਜਾਇ।” (ਫੇਰੇ ਗਏ) 
- ਸਲੋ ੩, ੧੭ : ੪ (1414) 


ਭਵਾਈਆ -- ਰ੍ 
ਭਵਾਈਆ। ” (ਫੇਰਿਆ). 
- ਵਡੇ ੧, ਛੰਤ ੨, ੧ : ੪ (566) 
ਭਵਾਈਐ -- 
ਕਮਾਇ।” (ਫੇਰੀਏ) 
-- ਸਿਰੀ ੧, ਅਸ ੧੦, ੭ : ੧ (59) 
ਭਵਾਏ -- 


“ਬੰਧਨ ਬੰਧਿ ਭਵਾਏ ਸੋਇ।” (ਫੇਰੇ) 
- ਆਸਾ ੧, ਵਾਰ ਪਸ, ੧, ੨ : ੨੧ (465) 
ਭਵਾਹਿ - ਰ੍ 

_ਭਵਾਹਿ। ” (ਫੇਰੇ ਗਏ) 

-- ਆਸਾ ੫, ਛੰਤ ੭, ੬ : ੨ (441) 

ਭਵਾਤਿ -- ਰ੍ 
“ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ 
ਸਦਾ ਭਵਾੜਿ। (ਭਵਾਏ/ਫੇਰੇ ਜਾਂਦੇ ਹਨ 
ਫਿਰਦਾ ਹੈ)-- ਸਿਰੀ ਪ, ਪਹ ੪, ੫ : ੬ (78) 


ਭਵਾਨੀ -- ਦੁਰਗਾ, ਸ਼ਿਵਜੀ ਦੀ ਪਤਨੀ 


ਭਵਾਰੀ ਰ੍ 1812 ਭੜਵਾਉ 
“ਤੂ ਕਹੀਅਤ ਹੀ ਆਦਿ ਭਵਾਨੀ।” “ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭੁ 











- ਗੋਂਡ ਨਾਮ, ੬, ੪ : ੧ (874) | _ ਵਿਕਾਰੁ।” _ -- ਸਿਰੀ ੩, ੩੬, ੩ : ੨ (27) 
ਭਵਾਰੀ -- ਭੁਆਟਨੀ, ਗੇੜ “ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ 
'ਦੀਈ ਭਵਾਰੀ ਪੁਰਖਿ ਬਿਧਾਤੇ ਬਹੁਰਿ ਬਹੁਰਿ ਮਿਲੈ ਤਾ ਸਬਦੁ ਕਮਾਇ।” (ਫਿਰੀ ਹੋਈ) 
ਜਨਮਾਧੇ।” -- ਆਸਾ ੫, ੧੨੬, ੩ : ੨ (403) - ਮਾਰੂ ੩, ਵਾਰ ੧੭ਸ, ੩, ੧ : ੯ (1092) 
ਭਵਾਰੇ -- ਫੇਰੇ, ਚਕਰ, ਭੁਮਣ ਹੋਰ ਰੂਪ - ਭਵੀਐ -- 
“ਕੋਟਿ ਜਨਮ ਕੇ ਰਹੇ ਭਵਾਰੇ। “ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ 
-- ਆਸਾ ੫. ੬੫, ੧ : ੧ (387) ਦਿਖਾਇਆ।” (ਫਿਰੀਏ) 
ਭਵਾਲੀ -- ਭੁਆਟਨੀ, ਭੁਲੇਵਾਂ ਰ੍ = ਮੋਨਾ ੧. ਅਸ ੧, 9" ੧ ੧ (੧੧੬੧ 
“ਆਪਿ ਭਵਾਲੀ ਦਿਦੀਅਨੁ ਅੰਤਰਿ ਲੋਭੁ ਸੱਚ ੮ ਕਿ 
ਵਿਕਾਰਾ ।” “ਭਲ ਤੀਰਥ ਭਵੇ ਸਭੁ ਧਰਨਾ ।” (ਫਿਰੇ) 
-- ਆਸਾ ੩, ਅਸ ੨੭, ੫ : ੨ (425) ` ਆਸਾਂ ੫, ੯੬, ਤੇ : ੨ (394) 


ਭਵਾਵਹਿ -- ਫੇਰਦਾ ਹੈ, ਭੁਆਟਨੀ ਦਿੰਦਾ ਹੈ _| ਭੋਂਵੇਂ -- 1. ਫਿਰੇ, ਵੇਖੋ 'ਭਵੀ' 
“ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ | _`ਨੌਖ ਚਉਰਾਸੀ ਜੋਨਿ ਨ ਭਵੇ।” (ਫਿਰਦਾ) 











ਜਾਇ ਹੋਇ ਧੂਰਾ।” - ਪ੍ਰਭਾ ੫, ੧੦,੩ : ੨ (1340) 
-- ਰਾਮ ੫, ੭, ੪: ੨ (੧੦) ਹੋਰ ਰੂਪ -- ਭਵੈ - ੍‌ 
ਹੋਰ ਰੂਪ -- ਭਵਾਂਵੈ - “ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ 
“ਹਉਮੈਂ ਬੰਧਨ ਬੰਧਿ ਭਵਾਂਵੈ।” (ਫੇਰਦਾ ਹੈ) ਦੇਸੁ।” (ਫਿਰੇ, ਭਟਕਦਾ ਫਿਰੇ) ਰ੍ 
-- ਗਉ ੧, ਅਸ ੧੩, ੮ : ੧ (227) _ ` ਸਿਰੀ ੧,-੨੨, ੧ : ੧੧2) 
ਭਵਿ - ਫਿਰ ਕੇ, ਭੌਂ ਕੇ ਸਿ 


“ਚਾਰੇ ਕੁੰਡਾ ਭਵਿ ਥਕੇ ਮਨਮੁਖ ਬੁਝ ਨ ਪਾਇ।” | _ 'ਜਾਣਾ ਲਖ ਭਵੇ ਪਿਰੀ ਡਿਖੰਦੇ ਤਾ ਜੀਵਨਾ।” 

-- ਸਿਰੀ ੩, ੫੯, ੩ : ੩ (37) - ਮਾਰੂ ੫, ਵਾਰ ਦਸ, ੫. ੨ : ੨ (1097) 

ਭਵਿਓਮਿ੍‌ - ਮੈਂ ਫਿਰਿਆ ਹਾਂ ਭਵੈ -- ।. ਫਿਰੇ, ਭੌਂਏ, ਵੇਖੋ 'ਭਵੇ” (1) __ 

“ਫੂਰੀਦਾ ਇਨੀ ਨਿਕੀ ਜੰਘੀਐ ਥਲ ਡੰਗਰ “ਸੰਤ ਕੇ ਦੂਖਨ ਤੇ ਮੁਖੁ ਭਵੈ। (ਫਿਰ ਜਾਂਦਾ ਭਾਵ 
ਭਵਿਓਮਿ੍‌। ” -- ਸਲੋ ਫਰ, ੨੦ : ੧ (1378) ਵਿੰਗਾ ਹੋ ਜਾਂਦਾ ਹੈ) 

ਭਵਿਆ -- ਫਿਰਿਆ, ਭਉਂਦਾ ਰਿਹਾ ਹੈਂ ਹਮ -- ਗਉ ੫, ਸੁਖ ੧੩, ੨ : ੧ (279) 


2. ਪ੍ਰਵੇਸ਼ ਕਰਦਾ ਹੈ, ਸਥਿਤ ਹੈ, ਵਿਆਪਕ ਹੈ 
“ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ “ਸਹਜਿ ਭਵੈ ਪ੍ਰਭੁ ਸਭਨੀ,ਥਾਈ।” 








ਭੀਖ ਭਵਿਆ।” ੍ ਸਨ 

ਬਿ ਦਾ ੧੧੦) | _ - ਗਉ ਝੇ, ੨੯, ੨ : ੧ (160) 

ਰੋਰ ਰੂਪ - ਭਵਿਐ -- _ ਭੜ -- ਅਗ ਦੀ ਲਾਟਾਂ ਤੋਂ ਉਪਜਦੀ ਆਵਾਜ਼ 

ਵਕ ਸਤਰ ਚ ਜੋਗ ਨ ਚੀਰਸਿ “ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ 
ਨਾਈਐ।`” (ਫਿਰਨ/ਭਉਣ ਨਾਲ) ਉਰ 1 

-- ਸੂਹੀ ੧, ੮, ੨ : ੨ (730) - ਮਾਰੂ ੧, ਸੋਲਾ ੩ (1026) 

ਭਵਿਖ -- ਆਉਂਣ ਵਾਲਾ ਸਮਾਂ ਭੜਵਾਉ -- ਭੜ ਭੜ ਕਰਕੇ ਬੋਲਣ ਵਾਲੀ ਹਵਾ. 
ਬਰ ਛਗਿਆ ਜਹੀ ਫੁਨ ਮਰੇ ਪੜ ਰਾ 
ਅਧਾਰਾ।”_ -- ਸਾਰ ੧, ੧, ੪ : ੧(1197) | '?ਹਿੰਨਿ ਪਾਣੀ ਬੋਲੋ ਭੜਵਾਉ। 


ਭਵੀ -- ਭਵੀ' ਹੋਈ, ਫਿਰੀ ਹੋਈ -- ਗਉ ੧, ੭, ੨ : ੧ (153) 


ਭੜਹਾਰੇ ਰ 1813 ਤੋ 


ਭੜਹਾਰੇ -- ਭੜ ਭੜ ਕਰ ਕੇ “ਗਾਵੀਐ ਸੁਣੀਐ ਮਨਿ ਰਖੀਐ ਭਾਉ।” 











“ਜਿਥੈ ਅਗਨਿ ਭਖੈ ਭੜਹਾਰੇ । ” ਰ --- ਜਪੁ ੧, ੫ : ੫ (2) 
-- ਮਾਰੂ ੫, ੩੧, ੨ : ੧(1007) | _ "ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ। ” 
ਭੜਹਾੜੁ -- ਭਾਂਬੜ, ਭੜ ਭੜ ਦੀ ਆਵਾਜ਼ ਪੈਦਾ - ਸਿਰੀ ੧, ੧, ੩ : ੨ (14) 
ਕਰਨ ਵਾਲਾ “ਘਟ ਪਰਚੈ ਜਉ ਉਪਜੈ ਭਾਉ। ” 
“ਮਗਨਿ ਭਖੈ ਭੜਹਾੜੁ ਅਨਦਿਨੁ ਭਖਸੀ।” | - ਹਉ ਕਬ, ਬਾਅ ੩੯ : ੩ (342) 
-- ਮਲਾ ੧, ਵਾਰ ੨੬ : ੬ (1290) | 2. ਭਾਵ, ਖਿਆਲ 
“ਅੰਤਰਿ ਅਗਨਿ ਜਲੈ ਭੜਕਾਰੇ ।” ਮਿਲਣੁ ਦੁਰਾਈ।” 


-- ਸੋਰ ੫, ੩, ੧ : ੧ (609) : 


- ਮਾਰੂ ੧, ਸੋਲਾ ੩, ੨ : ੧ (1022) ਰਾ 


ਭੜਥੁ - ਰੌਲਾ, ਸ਼ੋਰ ਸ਼ਰਾਬਾ 


 ਪਲਥੋ ਇ ਗੁਰਮੁਖਿ ਮਚਿਆ।” ਭਾਉ। ਰਨ ਨ ਜਨਕ 
ਭੜਾਕੂ ੫ ਰ੍ ਵਿ - ੧. ੨, ੪ : ੧ (17): 

-- ਮਲਾ ੧, ਵਾਰ ੪ : ੨ (1260) 33 
ਦਾ “ਮਨ ਰੇ ਦੂਜਾ ਭਾਉ ਚੁਕਾਇ। ” (ਦਵੈਤ) ਨ 
ਵਲ ਨੀ." ਜਲ -- ਸਿਰੀ ੩, ੫੨, ੧” : ੧ (33) 


ਸਗਾਹੀ। ” ਰ 
-- ਮਾਝ ੧, ਵਾਰ ੨੬ਸ, ੧, ੧ : ੨ (149) 


ਭਾ =- ।. ਭਾਗ, ਹਿਸੇ 
_4. ਭਾਵਨਾ, ਰੁਚੀ 
“ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ “ਫਲੁ ਭਾਉ ਫਲੁ ਲਿਖਿਆ ਪਾਇ।” 


ਰਾ ਸਹੀ ੩. ਵਾਰ ੧੨ਸ, ੧,੨:੨(789)1 ਵਿ 
ਇੰ. ਤਿਹ (ੈਰਏ' ਇਥੇ ਅਥ ਪਰਮ ਹੀ ਕਰਦ ਹੈ 
2. ਹੋਇਆ, ਭਇਆ (ਕੇਵਲ ਮਹਾਨਕੇਸ਼) ਲਤ 
“ਜਿਉ ਜਾਲਨਹ ਤਿਉ ਰਾਖਹੁ ਸੁਆਮੀ ਜਨ ਨਾਨਕੁ ਰਿ 
ਡੀ ਜਿਤ ਟੇ ` ਪਰਤ ਪੀਣੇ ਰਾਜੇ ਸਿਰੇ ਉਪਰਿ ਰਖੀਅਹਿ ਏਵੈ 
ਦਾਸੁ ਤੁਮਨ ਭਾ। ਜਾਪੈ ਭਾਉ।” ਰ 


ਟਲ ੬, ੪. 12. (157 
ਮਾ. ਓਂ ਉਨ - ਮਾਝ ੧, ਵਾਰ ੯ਸ, ੧, ੩ : ੨ (142)' 
ਦਰਪਣ, ਸ਼ਬਦਾਰਥ, ਨਿਰਣੈ 'ਤੁਮਨਭਾ` ਨੂੰ 6. ਸੁਭਾ, ਰੀਤ, ਵਤੀਰਾ 


ਤੁ ਹਿਰਦੈ ਗੁਪਤੁ ਵਸਹਿ ਦਿਨ ਰਾਤੀ ਤੇਰਾ 
ਵਿ 
.<=- ਸੋਚ ੪...2..2 2 ੧੧607) - 





“ਨਾਰਦੁ ਨਾਚੈ ਕਲਿ ਕਾ ਭਾਂਉ। 


ਭਾਉ - ।. ਪ੍ਰੇਮ 
-- ਆਸਾ ੧, ੪, ੧! ੩ (349) 
"ਸਾਚਾ ਸਾਹਿਬੁ _ਸਾਚੁ ਨਾਇ ਭਾਖਿਆ ਭਾਉ | 7 ਨੀਅਤ, ਬਿਰਤੀ 
_ ਅਪਾਰੁ। ' - ਜਪੁ ੧,੪:੧(2) “ਏਕ ਨਦਰਿ ਕਰਿ ਵੇਖੈ ਸਭ ਉਪਰਿ ਜੇਹਾ ਭਾਉ 
“ਸਜ ਜਥ ਅਨ ਬਕ. ਰ ਤੇਹਾ ਫਲੂ ਪਾਈਐ।” ਦ ੍‌ 
ਰ੍ - ਜਪੁ ੧, ੧੭ ਸ੍(੩) -- ਸੋਰ ੩, ੬,੪: ੨ (602) 
ਹੋਰ ਰੂਪ -- ਭਾਓ -- &. ਭਾਗ, ਹਿੱਸਾ __ 
“ਵਿਚਹੁ ਆਪੁ ਗਵਾਏ ਹਰਿ ਗੁਣ ਗਾਏ “ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ 
ਅਨਦਿਨੁ ਲਾਗਾ ਭਾਓ। ” ਹੋਰ” 
` -- ਗਉ ੩, ਛੰਤ ੧, ੨ : ੩ (243) -- ਸੁਹੀ ੩, ਵਾਰ ੧੨ਸ, ੧. ੨ : ੨ (789) 


ਭਾਇ 1814 ਭਾਂਏ 


ਨ ਭਾਉ।  - ਸਲੋ ਫਰ, ੮੦ : ੧ (1382) ਹ 'ਕੁਮ ਕੈ ਭਾਇ ਭਵੈ ਭੇਖਧਾਰੀ।” (ਖਿਆਲ 





9. ਭਾਅ ਰ੍ 
“ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ 
ਭਾਉ ਪਛਾਣਹੇ। ” 
ਰ੍ - ਤੁਖਾ ੧, ਛੰਤ ੬, ੪ : ੩ (1113) 
10. ਪ੍ਰਭਾਵ, ਪ੍ਰਤਾਪ 


“ਦੇਖਹੁ ਲੋਗਾ ਕਲਿ ਕੋ ਭਾਉ।” 
- ਬਸੰ ਕਬ; ੩, ੧" : ੧ (1194) 
11. ਹਾਵ ਭਾਵ 
ਸੁੰਦਰ ਅਨਿਗ ਭਾਉ ਕਰਤ ਫਿਰਤ ਸ਼ਿਨੁ 


੧, 99 


ਗੋਪਾਲ ਧੋਹੇ। 


੨= ਜਾਰ ੫. ੧੨੯, ੧” 2 2 02੧] 


ਭਾਇ -- ।. ਪਿਆਰ ਨਾਲ 
“ਅਮੁਲ ਭਾਇ ਅਮੁਲਾ ਸਮਾਹਿ।” 
- ਜਪੁ ੧, ੨੬ : ੪ (5) 
ਚਿਤਿ ਭਾਇ। ”-- ਸਿਰੀ ੩, ੩੪, ੧ : ੧ (26) 
“ਏਕ ਭਾਇ ਦੇਖਉ ਸਭ ਨਾਰੀ।” (ਪਿਆਰ ਨਾਲ) 
- ਗਉ ਕਬ, ੨੧, ੨ : ੧ (327) 
(ਮਹਾਨਕੋਸ਼ ਅਰਥ “ਸਨਮਾਨ” ਆਦਰ ਕਰਦਾ 
ਹੈ) ਸੀ 
ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ 
ਸਦਾ ਹਜੂਰਿ।” (ਪ੍ਰੇਮਾ ਭਗਤੀ) 
- ਆਸਾਂ ੫, ੧੩੯, ੪ : ੪ (406) 
ਮੇਰੀ ਸਖੀ ਹਸੇਲੀ ਸੁਨਹੁ ਭਾਇ। ” (ਪ੍ਰੇਮ ਨਾਲ) 
- ਬਸੰ ੧, ੬, ੧: ੧(1।70) 
(ਮਹਾਨ ਕੋਸ਼ ਇਸ ਦੇ ਅਰਥ ਸਿਧਾਂਤ, ਤੱਤ 
ਕਰਦਾ ਹੈ) 
2. ਰਸ, ਹਾਲਤ, ਦਸ਼ਾ 
“_ ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ। ” 
੮ ਸਿਰੀ ੧, ੧੨, ੧ : ੩ (18) 
3. ਵਿਚਾਰ, ਖਿਆਲ, ਭਾਵ, ਪਾਸੇ 
- ਸਿਰੀ ੧, ੧੪, ੧: ੩ (19) 
ਹਰਿ ਨਾਮੁ ਪਰਗਾਸਿ।” (ਭਾਵ ਨਾਲ) 


-- ਸਿਰੀ ੪, ਵਣ, ੧. ੬ : ੨ (82) 

















ਵਿਚ) _ -- ਬਿਲਾ ਕਬ, ੮, ੧ : ੨ (856)' 
4. ਭਾਵ ਅਰਥਾਤ ਭਾਣੇ ਅਨੁਸਾਰ, ਮਰਜ਼ੀ ਅਨੁਸਾਰ 
"ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ 
ਭਾਇ। ” -- ਸਿਰੀ ੩, ੩੮, ੩ : ੨ (26) 
“ਆਪੁ ਛੋਡਿ ਚਰਵੀ ਲਗਾ ਚਲਾ ਤਿਨ ਕੈ ਭਾਇ। ” 
- ਸਿਰੀ ੩, ੪੪, ੨ : ੨ (30) 

5. ਢੰਗ/ਤਰੀਕੇ ਨਾਲ, ਰੂਪ ਵਿਚ 
“ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ 

ਲਿਵ ਲਾਏ।” 

-- ਆਸਾ ੧, ੧੬, ੪ : ੨ (353) 


“ਫਿਰਤੀ ਮਾਲਾ ਬਹੁਤ ਬਿਧਿ ਭਾਇ। ” (ਢੰਗ 


ਨਾਲ) __-- ਰਾਮ ੫, ੧੨, ੩ : ੩ (886) 
"ਰਾਜਾ ਰਾਮੁ ਮਉਲਿਆ ਅਨਤ ਭਾਇ।” (ਕਈ 
ਰੂਪਾਂ/ਰੰਗਾਂ ਵਿਚ) 


“ਬਨੇ ਕਬ, ੧, ੧੯ : ੧ (1103). 
6. ਭਾਗ, ਹਿੱਸਾ ਰ 
ਭਾਇ।” 
- ਗੂਜ ੩, ਵਾਰ ੪ਸ, ਕਬ, ੧ : ੧ (509) 
7, ਸੁਭਾ 
"ਨਾਨਕ ਸਹਜਿ ਭਾਇ ਗੁਣ ਗਾਇ।” 
(ਸੁਤੇ-ਸਿਧ, ਆਪ=ਮੁਹਾਰੇ) 
-- ਧਨਾ.ਬੈ.ਦ..€. 2 9 0606) 
"ਸਹਜ ਭਾਇ ਸਚੀ ਲਿਵ ਲਾਗੀ।” (ਸੁਤੇ ਸਿਧ 
ਹੀ) _-- ਮਾਰੂ ੩, ਸੋਲਾ ੧੯, ੬ : ੨ (1063) 
ਨੈ. ਭਾਉਣੀ, ਨੀਅਤ 
“ਸੇ ਜਨ ਸਾਚੇ ਸਾਚੈ ਭਾਇ।” 
- ਬਸੰ ੩, ੭, ੩ : ੨(1174) 
9. ਰੰਗ, ਵਰਣ, ਭਾਹ 
`ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ। ” 
- ਸਲੋ ਕਬ, ੫੬ : ੧ (1367) 
10, ਅਗ 
“ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ 
__ਭਾਇ।”” _ - ਸਲੋ ਫਰ, ੩ : ੧ (378) 
ਭਾਂਏ -- ਭਾ/ਦੀ, ਲਈ, ਵਾਸਤੇ, ਭਾਣੇ 
“ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਏ।” 


-- ਸਲੋ ਕਬ, ੧੪ : ੨ (1365) 





“ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ।” 


(ਚੰਗਾ ਲਗਾ) -- ਮਾਝ ੪, ੧, ੧ : ੧ (94) 


ਭਾਇਆ -- ।. ਚੰਗਾ ਲਗਾ, ਵੇਖੋ “ਭਾਇਓ” 
“ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ 
ਲਾਜ ਹਰਿ ਭਾਇਆ। ” (ਚੰਗਾ ਲਗਾ) 
-- ਗਉਂ ੪, ੬੩, ੪ : ੨ (172) 
2. ਭਾਵ/ਖਿਆਲ ਵਿਚ 
“ਮਨਮੁਖ ਨ ਬੂਝਹਿ ਦੂਜੈ ਭਾਇਆ।” 
- ਮਾਝ ੩, ਅਸ ੩੧, ੭ : ੨ (128) 
3. ਭਇਆ, ਹੋ ਗਿਆ 
“ਸਹਜੇ ਆਸਣੁ ਅਸਥਿਰੁ ਭਾਇਆ।” 
-- ਗਉ ੫. ਅਸ ੩, 2 : ੧ (237) 
ਭਾਇਰ -- ਭਾਈ, ਭਰਾ 
“ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ।” 


- ਮਾਰੂ ੧, ਅਸ ੧੦, ੩ : ੧ (1015) 


ਹੋਰ ਰੁਪ - ਭਾਇਰਹੁ -- 
“ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ 
ਬਿਧਾਤਾ। ” (ਹੇ ਭਰਾਵੋ) 
-- ਗਉ ੪, ਵਾਰ ੬ : ੨ (319) 
ਭਾਇਰਾ -- 
“ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ 
ਲਗੰਨਿ।” (ਭਰਾ ਹਨ) 


- ਸੂਹੀ ੩, ਅਸ ੩, ੨੪ : ੧ (756) | 


ਭਾਈ -- ।. ਭਰ ਤ੍ਰਾਤਾ 

“ਭਾਈ ਰੇ ਸੰਤ ਜਨਾ ਕੀ ਰੇਣੂ।”` (ਭਰਾਵੋ) 

-- ਸਿਰੀ ੧, ੧੨, ੧" : ੧ (18) 
ਭਾਂਈ -- 
ਦੇਵੈ ਭਾਂਈ। ” 
-- ਆਸਾ ੧, ਅਸ ੧੨, ੧" : 
4 ਚੰਗੀ ਲਗੀ, ਭਾਅ ਗਈ 

“ਸੋ ਗਿਆਨੁ ਧਿਆਨੁ ਜੋ ਤੁਧੁ ਭਾਈ। ” 

-- ਮਾਂਝ ੫, ੨੦, ੧ : ੨ (100) 


੨ (417) 








“ਹਰਿ ਕੇ ਨਾਮ ਕੀ ਕਥਾ ਮਨਿ ਭਾਈ। ” 
-- ਗਉਂ ੫, ਸੁਖ ੨੦, ੮ : ੪ (290) 
3. ਹੇ ਭਰਾ, ਹੇ ਭਾਈ 
“ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ 
ਨ ਕਰਤੇ ਭਾਈ। ” 
-- ਗੋਉ ੫, ੧੨੨, ਰਾ 
ਭਾਈਅੜੇ -- ਹੇ ਭਰਾ 
“ਇਤੁ ਮਾਰਗਿ.ਚਲੇ ਭਾਈਅੜੇ ਗੁਰੁ ਕਹੈ ਸੁ ਕਾਰ 
ਕਮਾਇ ਜੀਉ। ”-- ਸੂਹੀ ੫, ਕੁਚ ੩ : ੭ (763) 
ਭਾਈਆ -- ।. ਭਰਾਵਾਂ ਨੇ ਭਾਵ ਪਿਆਰਿਆਂ ਨੇ 
“ਸੰਤ ਜਨਾ ਮਿਲਿ ਭਾਈਆ ਕਟਿਆੜਾ 
ਜਮਕਾਲੂ।? -- ਸਿਰੀ ੫, ੯੮ ੧ : ੧ (52) 
ਹੋਰ ਰੂਪ -- ਭਾਈਆਂ -- 
(ਭਰਾਵਾਂ ਨੇ)-- ਸਲੋ ਫਰ, ੧੦੦ : ੪ (1363) 
2. ਭਾਈ ਹੈ, ਚੰਗੀ ਲਗੀ ਹੈ 
“ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ 
ਛਕੇ । ”-- ਆਸਾ ੪, ਛੰਤ ੧੬, ੪ : ੨ (449) 
“ਸਿਵ ਅਗੈ ਸਕਤੀ ਹਾਰਿਆ ਏਵੈ ਹਰਿ 
ਭਾਈਆ। ” (ਚੰਗਾ ਲਗਾ) - 
- ਮਾਰੂ ੫, ਵਾਰ ੬ : ੬ (1096) 
ਭਾਈਐ -- ਚੰਗੇ ਲਗੀਏ ਰ 
“ਦਰਸਨ ਕੀ ਪਿਆਸਾ ਘਣੀ ਭਾਣੇ ਮਨਿ 
_ ਭਾਈਐ। ”-- ਆਸਾ ੧, ਅਸ ੧੯, ੨ : ੧(421) 
ਭਾਈਹੋ -- ਭਰਾਵੋ 
- ਸਿਰੀ ੫, ਅਸ ੨੯, ੪ : ੧ (73) 


। ਭਾਏ -- 1. ਭਾਣਾ, ਮਰਜ਼ੀ, ਇਛਾ, ਰਜ਼ਾ 


ਭਾਏ।” - ਸਿਰੀ ੩, ਅਸ ੨੨, ੭ : ੨ (66) 
2. ਚੰਗਾ ਲਗੇ,. ਸੁਖਾਵਾਂ ਲਗੇ 
“ਭਾਇ ਭਗਤਿ ਤੇਰੈ ਮਨਿ ਭਾਏ।” 
-- ਮਾਝ ਛ, ਅਸ ੪, ੫ : ੨ (111) 
. ਭਾਵ, ਖਿਆਲ ਰ੍ 
ਰੀ ਰੀ 
-- ਮਾਝ ੩, ਅਸ ੧੨, ੩ : ੨ (116) 
` 4. ਪਿਆਰ/ਭਾਉ ਦੁਆਰਾ ਰ੍ 


“ਜੀਵਨੁ ਪਾਇਆ ਗੁਰਮੁਖਿ ਭਾਏ ਰਾਮ।” 
- ਆਸਾ ੪, ਛੰਤ ੮, ੧: ੧ (442) 
ਭਾਸਕਰ -- ਰਾਗ ਹਿੰਡੋਲ ਦੇ ਅੱਠ ਪੁਤਰਾਂ ਵਿਚੋਂ 





- ਰਾਗ ੧ : ੨੯ (1430) 


ਭਾਹੜੀ -- ਅੱਗ 


“ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ।” ਹ 


| - ਮਾਰੂ ੫, ਵਾਰ ੨ਸ, ੫, ੨ : ੧ (1094) 
ਭਾਹਿ -- ।. ਅਗ ਰ 
“'ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ। ” 
ਰ -- ਸਿਰੀ ੧, ੧੪, ੧ : ੨ (19) 
_ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ 
ਕਤਹੁ ਨ ਜਾਈ।” (ਅਗ ਵਿਚ) 
ਰ -- ਆਸਾ ੫, ੧੮, ੧੯ : ੨ (375) 
“ਮਹਰਾਜ ਰੋ ਗਾਥੂ ਵਾਹੂ ਸਿਉ ਲੁਭੜਿਓ ਨਿਹਭਾਗੜੋ 
ਭਾਹਿ ਸੰਜੋਇਓ ਰੇ।” (ਤ੍ਰਿਸ਼ਨਾ ਦੀ ਅਗ) 
_- ਟੋਡੀ ੫, ੧੯, ੧ : ੨ (715) 
2. ਭੋ, ਤੁਸਾਂ 


“ਅੰਧੀ ਰਯਤਿ ਗਿਆਨ ਵਿਹੂਣੀ ਭਾਰਿ ਭਰੇ 


. ਮੁਰਦਾਰੂ। " 


-- ਆਸਾ ੧, ਵਾਰ ੧੧ਸ, ੧, ੨ : ਰਾ, 


` ਭਾਹੀ` - ਅਗ ਵਿਚ 
ਉਰਿ 
- ਮਾਰੂ ੧ ਸੋਲਾ ੯, ੧੦ : ੨ (1029) 


“ਮਨੁ ਸੁ ਮਸੁਕਰੁ ਕਰਉ ਚਰਨ ਹਿਰਦੇ ਧਰਉ 


_ਰਸਨੇ ਅੰਮ੍ਰਿਤ ਰਾਮ ਨਾਮ ਭਾਖਉ। ” ਰ੍ 
ਲਾ - ਧਨਾਂ ਰਵਿ, ੨, ੧: -੨ (694) 
ਭਾਖਈ -- - ਦਸ ਸਕਦਾ ਹੈ 
_ “ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ। ” 
. ' << ਗਿਲੇ ੫. 3੧ : % 01465) 
ਭਾਖਹ -- ਉਚਾਰਦੇ ਹਨ, ਆਖਦੇ ਹਨ 
ਦਿਸ ਪਰਸ 


- ਸੇਵੇ ਛੇ, ੫ : 2 (1393) 


1816 


ਭਾਖਿਆ 














ਹੋਰ ਰੂਪ - ਭਾਖਹਿ -- _ 
ਉਰਧ ਦਿਨੁ ਰਾਤਿ।” (ਉਚਾਰੇ ਆਖੇ) 
- ਸਾਰ ੪, ਵਾਰ ੬ਸ, ੧, ੨ : ੨ (1239) 
ਭਾਖਤ -- ਉਚਾਰਦਿਆਂ ਰ੍ 
“ਸਬਦੁ ਭਾਖਤ ਸਸਿ ਜੋਤਿ ਅਪਾਰਾ। ” 
- ਰਾਮ ੧, ਸਿਗੋ ੪੯ : ੧ (943) 
_ਹੋਰ ਰੂਪ - ਭਾਖੰਤੁ -- 
“ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ 
ਸਚੁ ਸਦਾ ਸਚੁ ਭਾਖੰਤੁ ਸੋਹੈ।” (ਆਖਦਿਆਂ) 


ਰ੍ ਕਦਰ ੨ ੮ 2੧ 01302) 
ਭਾਖਿ - ।. ਬੋਲ 


` - ਗਉ ਕਬ, ੩੩, ੩ : ੧ (329) 
ਹੋਰ ਰੂਪ -- ਭਾਖਿਓ -- 
_ “ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ 
ਤੋਹਿ ਪੁਕਾਰਿ।” (ਕਹਿ ਦਿੱਤਾ ਹੈ) . 
ਰ੍ - ਸੋਰ ੯, ੮, ੨ : ੨ (633) 
2. ਖਾ, ਮੁਕਾ _। ਰ _! 
“ਭਾਖਿ ਲੇ ਪੰਚੈ ਹੋਇ ਸਬੂਰੀ।” 
- ਭੈਰ ਕਬ, ੪, ੨ : ੨ (1158) 
ਭਾਖਿਆ - ।. ਕਥਨ ਕਰਨ ਲਗਿਆਂ, 
ਓਰ ' ਦੇ ੨ 
ਅਪਾਰੂ। ” ਰ੍‌ -- ਜਪੁ ੧, ੪: ੧(2) 
ਬੂਝੈ _ਜਾਨਹ ਬੁਝਾਈ।” 
- ਸਿਰੀ ੧, ੨੭, ੨ : ੨ (24) 


9 


ਗਹੀ।”” _ -- ਧਨਾ ੧, ੮, ੩ : ੧ (663) 
4. ਆਖਿਆ, ਉਚਾਰਿਆ, ਕਥਨ ਕੀਤਾ, 
ਰਸਨਾ ਭਾਖਿਆ।” 
-- ਰਾਮ ੫. ਛੰਤ ੩, ੨ : ੪ (325). 
- ਖਾਧਾ, ਸੇਵਨ ਕੀਤਾ 


ਸਿ 


ਭਾਖਿਤ 


1817 


<< 


ਭਾਗਠੜ 





“ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ। ” 
ਦਾਗ ਅਸ ੪.,੫:੧(1011) 
/ਬੋਲੇ/ਕਥਨ ਕੀਤੇ ਹੋਏ 


-- ਮਾਝ ੧, ਵਾਰ ੨੦ਸ, ੧, ੨ : ੨ (147) 
ਭਾਖੀ -- ਆਖੀ, ਕਹੀ __ 
“ਸਚੁ ਗੁਰ_ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ 
ਮਾਨਿਆ ਮੇਰਾ। ” 
-- ਧਨਾ ੧, ਛੰਤ ੧, ੪ : ੩ (686) 
“ਬਿਨੁ ਗੁਰ ਪੂਰੇ ਕਿਨੈ ਨ ਭਾਖੀ।” (ਵਰਣਨ 
-- ਮਾਰੁ ੧, ਸੋਲਾ ੪, ੧੩ : ੨ (1024) 
“ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ 
ਸਾਰਖਾ ਗਿਆਨੁ ਭਾਖੀਲੇ। ” 
ਰ -- ਮਲਾ' ਨਾਮ, ੧, ੨ : ੨ (1292) 
ਭਾਖੁ -- ਆਖ, ਕਹੋ, ਉਚਾਰ 


“ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ।” 
-- ਸਿਰੀ ੧. ਅਸ ੧੩, ੮ : ੩ (62) 
ਭਾਖੇ -- ।. ਦਸਿਆ 


“ਸੰਸਾਰ ਸਾਗਰ ਮਹਿ ਜਲਨਿ ਨ ਦੀਨੇ _ਕਿਨੈ ਨ 
ਦੁਤਰੁ ਭਾਖੇ। ” -- ਧਨਾ ੫, ੨੬, ੧ : ੨ (677) 


ਭਾਖੇ।”” _-- ਰਾਮ ੫, ੭, ੩ : ੩ (੧੧4) 


ਭਾਬੈ - ਉਚਾਰਣ ਕਰਦਾ ਹੈ, ਆਖਦਾ ਹੈ, ਕਹਿੰਦਾ | 


ਹੈ 
“ਪ੍ਰਭ ਭਾਵੈ ਤਾ ਹਰਿ ਗੁਣ ਭਾਂਬੈ।” 


- ਗਉ ੫; ਸੁਖ ੧੧, ੨ : ੪8 (277). 


ਭਾਗ -- ।. ਹਿਸੇ ਵਿਚ 
ਭਾਗ।” _ -- ਜਪੁ ੧, ੨੯ : ੩ (7) 
2. ਕਿਸਮਤ, ਲੇਖ 


“ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ` 


ਹਰਿ ਸਰਧਾ ਹਰਿ ਮ੍ਿਆਸ। ਰ੍ 
- ਗੂਜ ੪, ਸੈਦ ੪, ੨ : ੧ (10) 
3. ਧਨ ਪਦਾਰਥ ( ਦਰਪਣ) 








"ਰਾਜ ਨ ਭਾਗ ਨ ਹੁਕਮ ਨ ਸਾਦਨ। ` 
੍ -- ਆਸਾ ੫, ੧੪੩, ੨ : ੧ (406) 
(ਨਿਰਣੇ ਪਾਠ ਹੀ “ਰਾਜਨ ਭਾਗਨ ਹੁਕਮਨ ਸਾਦਨ” 


“ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪਾਨੀ 


ਖਾਂਹਿ।” __-- ਸਲੋ ਕਬ, ੨੩੩ : ੧ (1377) 
ਭਾਗਉ -- !. ਮੈਂ ਭਜਦਾ ਹਾਂ 
“ਕਾਮੁ ਕੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ 
ਭਾਗਉ।  __-- ਗਉ ੯, ੧, ੧”: ੨ (219) 


-- ਬਿਲਾ ੫, ੩੨, ੪ : ੧ (808) 
ਭਾਗਉਤੁ -- ਭਗਵਤ (ਹਰੀ//ਪ੍ਰਭੂ ਸਬੰਧੀ 
“ਭਗਤਿ ਭਾਗਉੜੁ ਲਿਖੀਐ ਤਿਹ ਊਪਰੇ ਪੂਜੀਐ 
ਕਰਿ ਨਮਸਕਾਰੰ। ” 
“ਮੇਲਾ ਰਵਿ, ੧, 2 : 2 (1293) ' 
ਭਾਗੂਏ -- ਭਜ ਜਾਂਦਾ ਹੈ, ਦੌੜ ਜਾਂਦਾ ਹੈ 
ਮਰਣਾ ਭਾਗਏ।” 

` - ਕਾਨ ੫, ਛੰਤ ੧, ੨ : ੩ (1312) 
ਭਾਗਹਿ -- ਭਜਦੇ, ਨਸਦੇ ਰ 
“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ 


ਹਠਲੀ ਰੇ। - ਆਜਾ ੫, ੧੩੨, ੨ : ੧ (404) 
ਭਾਗਹੀਣ -- ਕਿਸਮਤ ਵਿਹੂਣੇ, ਭਾਗ ਵਿਹੂਣੇ, 
ਬਦਕਿਸਮਤ, ਅਭਾਗੇ __ 
“ਜਿਨ ਹਰਿ ਹਰਿ ਹਰਿ ਰਸ਼ੁ ਨਾਮੁ ਨ ਪਾਇਆ ਤੇ 
ਭਾਗਹੀਣ ਜਮ ਪਾਸਿ।” 
ਦਾ ਗੁੰਜ 8, ਸੋਦ ੪. ੩: ੧ (10) 
ਹੋਰ ਰੁਪ -- ਭਾਗਹੀਨ -- 


_“ਭਾਗਹੀਨ ਭੁਮਿਂ ਚੋਟਾ ਖਾਵਹਿ।” (ਭਾਗਾਂ ਤੋਂ 


ਬਿਨਾਂ) _- ਨਾਝ'ਥ, 8, ਤੇ: ੨ (95) 
ਭਾਗਠ -- ਚੰਗੇ ਭਾਗਾਂ ਵਾਲੇ 
- ਗਉ ੫, ੧੦੦, ੧” : ੧ (185) 


ਭਾਗਠੜੇ -- ਵਡੇ ਭਾਗਾਂ ਵਾਲੇ, ਖੁਸ਼ ਨਸੀਬ 








- ਰਾਮ ੫, ੧੭, ਤੇ : 2 (888) 


ਹੋਰ ਰੂਪ -- ਭਾਗਲੂੰ -- 


“ਆਪਣ ਲੀਆ ਜੇ ਮਿਲੈ ਤਾਂ ਸਕੂ ਕੋ ਭਾਗਠੁ 


ਹੋਇ।”” (ਧੰਨਵਾਨ, ਸ਼ਾਹੂਕਾਰ) 
-- ਗਉਂ ੧, ੧੮, ੩ : ੧ (157) 
“ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ।” 
(ਭਾਗਾਂ ਵਾਲਾ) 
- ਰਾਂਮ ੫, ਵਾਰ ੧੧ : ੪ (962) 
ਭਾਗਣਹ -- ਭਾਗਾਂ ਨਾਲ 


-- ਗਾਥਾ ੫, ੯ : ੧ (1360) ਰ 


ਭਾਗਣਿ -- ਭਾਗਾਂ ਵਾਲੀ ਰ੍ 
“ਸਾਈ ਸੋੋਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ 
ਧਾਰੀ। ”-- ਰਾਮ ੫, ਵਾਰ ੬ਸ, ੫, ੧ : ੮ (959) 
ਭਾਗਨਾ -- (ਚੰਗੇ) ਭਾਗ/(ਚੰਗੇ) ਲੇਖ ਹਨ (ਚੰਗੀ) 

ਕਿਸਮਤ ਹੈ 
“ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ 
- ਮਾਰੂ ੫, ਅਸ ੪, ੭ : ੧ (1018) 
ਭਾਗਮਣੀ =- ਖੁਸ਼ ਨਸੀਬੀ/ਚੰਗੇ ਭਾਗ ਜਿਸ ਦਾ 
ਗਹਿਣਾ ਹਨ 

''ਭਾਗਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ 
ਉਰਿਧਾਰੇ।”-- ਆਸਾ ੪, ਛੰਤ ੨੧, ੨ : ੪ (252) 
ਭਾਗਵਤੁ -- ਹਰੀ ਦੇ ਗੁਣ, ਬਿਆਸ ਰਿਸ਼ੀ ਲਿਖਤ 


- ਮਲਾ ਰਵਿ, ੨, ੧ : ੧ (1293) 
_ਭਾਗਵੰਤੁ -- ਚੰਗੇ ਭਾਗਾਂ ਵਾਲਾ, ਖੁਸ਼ ਕਿਸਮਤ 
“ਆਸ ਪਿਆਸ ਰਮਣ ਹਰਿ ਕੀਰਤਨ ਏਹੁ 
ਪਦਾਰਥੁ ਭਾਗਵੰਤੁ ਲਹੈ । ” 
- ਧਨਾ ੫, ੫੪, ੧ : ੨ (683) 


ਭਾਗਾ -- 1. ਚੰਗੀ ਕਿਸਮਤ, ਚੰਗੇ ਲੇਖ, ਖੁਸ਼ਨਸੀਬੀ 


` “ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ 


ਭਾਗਿ 





ਨਿਕਟਿ ਨਿਤ ਪਾਸਿ।” ਰ 
- ਸਿਰੀ ੪, ੬੭, ੩ : ੧ (40) 
“ਪੂਰਨ ਜਾ ਕੇ ਭਾਗਾ।” (ਭਾਗ, ਕਿਸਮਤ, ਲੇਖ) 
-- ਸੋਰ ੫, ੭੨, : ੧ : 8 (627) 
ਹੋਰ ਰੂਪ -- ਭਾਗਾਂ -- 
“ਹਰਿ ਨਾਂਵੈ ਨੋ ਸਭ ਕੋ ਪਰਤਾਪਦਾ ਵਿਣੁ 
ਭਾਗਾਂ ਪਾਇਆ ਨ ਜਾਇ।” (ਚੰਗੀ 
ਕਿਸਮਤ) 
੨੨ ਮੱਲਾਂ ੩. ਅਸ %, € 2 ੧ (1277) 
2. ਭਜ ਗਿਆ, ਨਸ ਗਿਆ 
“ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ।” (ਭਾਵ ਦੂਰ 
ਹੋਇਆ) -- ਗਉ ੫, ੧੪੩, ੧ : ੨ (194) 
`'ਤਾ ਜਮ ਕਾ ਮਾਰਗੁ ਭਾਗਾ।”” (ਭਾਵ ਛੁੱਟ 
ਗਿਆ) _ - ਸੋਰ ੧, ੧੨. ੩ : ੨ (599) 
ਭਾਗਿ -- 1. ਭਾਗਾਂ ਨਾਲ, ਕਿਸਮਤ ਨਾਲ 
ਸਹਜਿ ਅਨੰਦੁ । ”-- ਸਿਰੀ ੩, ੪੧, ੨ : ੩ (29) 
ਹੋਰ ਰੂਪ -- ਭਾਗਿਆ -- 
“ਨਾਨਕ ਬਡ ਭਾਗਿਆ ਮੇਰੇ ਮਨਾ। ” 
ਵਾਲਾ, ਚੰਗੀ ਕਿਸਮਤ ਵਾਲਾ) 
- ਆਸਾ ੫, ੧੬੧, ੧”: 


(ਭਾਗਾਂ 


੬ (410) 
ਭਾਗੀ -- 
“ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ 
ਪ੍ਰਭੂ ਗਹਿ ਰਹੀਐ।” (ਭਾਗਾਂ ਨਾਲ) 
-- ਸੂਹੀ ੫. ਛੱਤ ੧, ੨ : ੪ (777) 
2. ਭਜ, ਨਸ, ਦੌੜ 
“ਜਮ ਡੰਡਾ ਗਲਿ ਸੰਗਲੂ ਪੜਿਆ ਭਾਗਿ ਗਏ ਸੇ 
ਪੰਚ ਜਨਾ। ”-- ਗਉ ੧, ੧੪; ੩ : ੨ (155) 
ਹੋਰ ਰੂਪ -- ਭਾਗਿਓ - __ 
“ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ 
ਭਾਗਿਓ।” (ਭਜਨ ਨਾਲ, ਭਜ ਕੇ) 
“ਨ ਮਾਰੂ ਦੇ. ਤੇ, ੧੮ ੨1010080; 


ਭਾਗਿਆ -- 

“ਭਰਮੁ ਗਇਆ ਭਉ ਭਾਗਿਆ ਹਰਿ ਚਰਣੀ 
ਚਿਤੁ ਲਾਇ।” (ਨਸ ਗਿਆ ਭਾਵ ਦੂਰ 
ਹੋਇਆ) 


ਭਾਗੀਆਂ 1819 ਭਾਜੈ 
ਭਉ ਗੁਰ ਬਚਨੀ ਭਾਗੇ । ” 
੨੨ ਗਊ '8, ੬2%.੨ ੯ 2 (172) 
ਭਾਗੈ -- ।. ਭਾਗ ਦਾ, ਕਿਸਮਤ ਦੇ 
“ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ 
ਹੋਇ।” - ਸਿਰੀ ੩, ੪੬, ੩ : ੧ (31) 
2. ਨਸ ਜਾਏ, ਦੂਰ ਹੋਏ 
“ਸਤਿਗੁਰੂ ਮਿਲੈ ਤ ਦੁਬਿਧਾ ਭਾਗੈ।” 
>- ਗਊ ੧, ੯, ੨ : ੧ (153) 





“ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ।” (ਨਸ 
ਗਿਆ ਭਾਵ ਮਿਟ ਗਿਆ) 

- ਗਉ ੫, ੧੦੨, ੧” : ੨ (186) 
3. ਹਿੱਸੇ, ਭਾਗ ਰ੍ 
“ਮਧਿ ਭਾਗਿ ਹਰਿ ਪ੍ਰੇਮ ਰਸਾਇਣ। ” 

- __-- ਭੈਰ ਪ, ੭, ੧ : ੧;੨ (1137) | 
ਹੋਰ ਰੁਪ -- ਭਾਗੀ -- 





“ਕੇਵਲ ਰਾਮ ਭਗਤਿ ਨਿਜ ਭਾਗੀ।” (ਹਿਸੇ ! ਭਾਗੋ -- ।. ਚੰਗੇ ਲੇਖ, 
ਆਈ) -- ਗਉ ਕਬ, ੧੯, ੩ : ੨ (327) | “ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ 
ਭਾਗੀਆਂ =- ਭਾਂਗਾਂ ਵਾਲੇ ਸੁਹਾਏ।”? _-- ਵਡ ੩, ਛੰਤ ੧, ੪ : ੫ (566) 

“ਪਤਿਤਪਾਵਨੁ ਨਾਮੁ ਨਰਹਰਿ ਮੰਦ ਭਾਗੀਆਂ ਨਹੀ | 2. ਭਜਾਂ, ਨਸ ਕੇ ਜਾਵਾਂ 
ਭਾਇਓ।” _ -- ਮਾਲੀ ੪, ੩, ੩ : ੧ (985) “ਸਬਦਿ ਮਰੈ ਤਾ ਮਾਰਿ ਮਰੁ ਭਾਗੇ ਕਿਸੁ ਪਹਿ 


ਭਾਗੀਐ -- ਭਜ ਜਾਏ ਭਾਵ ਦੂਰ ਹੋਏ 
“ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ।” 
- ਮਾਰੂ ੧, ਅਸ ੩, ੧ : ੨ (1010) 

ਭਾਗੀਠਾ -- ਉਤਮ ਭਾਗ, ਚੰਗੇ ਲੇਖ 
“ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ 
ਮਸਤਕਿ ਭਾਗੀਠਾ ਜੀਉ।” “ਉਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ 
- ਮਾਝ ੫, ੨੨, ੩ : ੩ (101) ਸਨੇਹੀ।” - ਸੋਰ ੫, ੪, ੧" : ੨ (609) 

ਭਾਗੀਰਥਿ -- ਭਗੀਰਥ ਨੇ, ਇਕ ਸੂਰਜਵੰਸ਼ੀ ਰਾਜਾ ਭਾਜਨ -- ।. ਭਜਨਾ, ਨਸਨਾ 

ਗੰਗਾ ਨੂੰ ਪ੍ਰਿਥਵੀ ਤੇ ਤੇ ਲਿਆੰਦਾ। ਥਾਕੇ।” __-- ਧਨਾ ੫, ੨੮, ੨ : ੧(678)' 
“ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ | 2. ਭਾਂਡੇ, ਬਰਤਨ 
ਕਿ -- ਮਲਾ ੪, ੨, ੨ : ੧ (1263) “ਏਕਲ ਮਾਟੀ ਕੰਜਰ ਚੀਟੀ_ ਭਾਜਨ ਹੈ' ਬਹੁ 


ਜਾਉ। ”- ਮਾਰੂ ੧, ਅਸ ੩, ੧ : ੧ (1010) 
ਭਾਜ -- ਭਜ ਜਾਵੇ ਭਾਵ ਦੂਰ ਹੋ ਜਾਵੇਗਾ 
“ਸਹਾਜ ਸਮਾਨੋ ਤ ਭਰਮ ਭਾਜ। ” 

-- ਬਸੰ ਕਬ, ੬, ੩ : ੪ (1195) 
ਭਾਜਹੁ - ਭਜੋ, ਸਿਮਰੋ, ਜਪੋ 








ਭਾਗੁ -- 1. ਚੰਗੇ ਲੇਖ, ਚੰਗੀ ਕਿਸਮਤ ਰ ਨਾਨਾ ਰੇ ।” ਰ 
ਮੰਵਕਜਿਪੰਗਪੋੜ ਦਕਨ ਰੋਇ' ਜਿਸ ਮਸਤਕਿ - ਮਾਲੀ ਨਾਮ, ੩, ੧ : ੧ (988) 
ਹੋਵੈ ਭਾਗੁ।”-- ਸਿਰੀ ੫, ੭੮, ੩ : ੩ (45) | ਭਾਜਿ - ਭਜ ਕੇ, ਨਸ ਕੇ : 
2. ਨਸ ਜਾਣਾ ਭਾਵ ਦੂਰ ਹੋਣਾ | _'ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ 


“ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਹਰਿ ਸਰਣਾ।-- ਆਸਾ ੧, ਪਟੀ ੧੪ : ੨ (433) 
` ਭਾਗੁ।-- ਸਿਰੀ ੧, ਅਸ ੮, ੧ : ੨ (57) | ਭਾਜੀਐ -- ਨਸ ਜ਼ਾਣਾ, ਭਜ ਜਾਣਾ ਰ੍ 


3. ਹਿੱਸਾ _ “ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ।” 
“ਹਰਿ ਭਗਤਿ ਸੁਹਾਵੀ ਕਰਮਿ੍‌ ਭਾਗੁ। ' (ਸੋਹਣੀ -- ਗਉ ਕਬ, ਬਾਅ ੧੧ : ੨ (340) 
ਭਗਤੀ ਦਾ ਹਿੱਸਾ ਬਖਸ਼ਿਸ਼ ਦੁਆਰਾ ਮਿਲਦਾ | ਭਾਜ -- ਭਜ, ਜਪ, ਸਿਮਰ 
__ਹੈ).-. - = ਬਸੰ ੧,.੭, ੩ : ੪ (1170) | ਖਰੇ ਮਨ ਮੇਰੈ ਤ ਗੋਵਿਦ ਭਾਜ। ” ਰ 
ਭਾਗੇ -- ਨਸ ਜਾਏ ਭਾਵ ਦੂਰ ਹੋਏ ਰੰ _- ਭੈਰ ੫, ੧੪, ੧” : ੧ (1138) 


“ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ।” 
-- ਗਊ ਕਬ, ਬਾਅ ੩੪ : ੨ (342) 
“ਅਨਹਦ ਵਾਜੈ ਭ੍ਰਮੁ ਭਉ ਭਾਜੈ।” (ਨਸੇ) 
- ਮਾਰੂ ੧, ਸੋਲਾ ੧੩, ੧੦ : ੧ (1034) 
ਭਾਟ -- ਭੱਟ, ਜੱਸ ਗਾਇਣ ਕਰਨ ਵਾਲਾ 
“ਅਬ ਰਾਖਹੁ ਦਾਸ ਭਾਟ ਕੀ ਲਾਜ।” 
- ਸਵ ੪, ਨਲ ੧੨ : ੧ (1400) 





_ ਭਾਠੀ -- ਭੱਠੀ 


“ਭਾਣੀ ਗਗਨੁ ਸਿੰੜਿਆ ਅਰੁ ਦੁੰਭਿਆ ਕਨਕ 


ਕਲਸ ਇਕੁਪਾਇਆ।” 
- ਸਿਰੀ ਕਬ, ੩, ੨ : ੧ (92) 
“ਉਹੀ ਭਾਠੀ ਓਹੀ ਪੋਚਾ ਉਹੀ ਪਿਆਰੇ ਉਹੀ 
ਰੂਚਾ।” _-- ਗਉ ੫, ੧੫੭”, ੨ : ੧ (214) 
ਭਾਂਡ -- ਭੰਡ, ਭੈੜੇ ਪੁਰਸ਼, ਨਿਰਲਜ ਗਲ ਕਹਿਣ 
_ ਵਾਲਾ 
“ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ । ” 
-- ਬਿਲਾ ੫, ੫੮, ੨ : ੨ (815) 
(ਗੁਰੂ ਗ੍ਰੰਥ ਕੋਸ਼ “ਮਸਖਰਾ” ਕਰਦਾ ਹੈ) 
ਭਾਂਡਸਾਲ -- ਦਿ 


ਨੌ ਰਖੁ।” ..- ਸੋਰ ੧, ੨, ੨ : ੨ (595) 
ਭਾਡਾ -- ਭਾਂਡਾ ਭਾਵ “ਹਿਰਦਾ” 


- ਗਉ ੩, ੨੩, ੪ : ੧ (158) 

ਹੋਰ ਰੂਪ -- ਭਾਂਡਾ -- 
“ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਂਲਿ।” (ਬਰਤਨ) 
- ਜਪੁ ੧, ੩੮ : ੪ (8) 

ਭਾਂਡਾ =- ।. ਬਰਤਨ, ਵੇਖੋ 'ਭਾਡਾ” 
“ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।” (ਭਾਵ 
ਸਰੀਰ) - ਸੂਹੀ ੧, ੬, ੧ : ੧ (729) 
“ਰਖਹਿ ਪੋਚਾਰਿ ਮਾਟੀ ਕਾ ਭਾਂਡਾ। (ਭਾਵ ਸਰੀਰ) 
- ਸੂਹੀ ੫, ੨੦, ੩ : ੧ (741) 
“ਧੰਨੁ ਸੁ ਕਾਗਦੁਂ ਕਲਮ ਧੰਨੁ ਧਨੁ ਭਾਂਡਾ ਧਨੁ 
ਮਸੁ।” (ਦਵਾਤ) ਰ 

- ਮਲਾ ੧, ਵਾਰ ੨੮ਸ, ੧, ੧ : ੧ (1291) 


2. ਭੰਡੀ ਹੋਈ/ਨਿੰਦੀ ਹੋਈ ਚੀਜ਼ 


1820 











_“ਘਿਅ ਪਟ ਭਾਂਡਾ ਕਹੈ ਨ ਕੋਇ।” 
ਿ `_- ਤਿਲੰ ੧, ੨, ੩ : ੧ (721) 
- ਸੋਰ ੧, ੬, ੫ : ੧ (597) 
ਹੋਰ ਰੂਪ -- ਭਾਂਡੈ - __ 
“ਊਂਧੈ ਭਾਂਡੈ ਟਿਕੈ ਨ ਕੋਇ।” 
- ਗਉ ੩, ੨੩, ੪ : ੨ (158) 
ਪਵੈ ਤਿਤੁ ਅਈਆ। ” (ਭਾਵ ਮਨ) 
- ਬਿਲਾ ੪, ਅਸ ੩, ੨ : ੨ (੧34) 
ਭਾਣਾ -- ।. ਚੰਗਾ ਲਗਾ, ਭਾਅ ਗਿਆ 
"ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ 
ਜਾਇ।” - ਸਿਰੀ ੧, ੧੧, ੩ : ੩ (18) 
“ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ।” 
- ਵੱਡ ੧, ਛੰਤ ੨, ੨ : ੧ (566) 
2. ਹੁਕਮ - 
“ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ 
ਗਵਾਇ। ? -- ਸਿਰੀ ੩, ੫੪, ੧ : ੨ (34). 
“ਵਰਤੈ ਸਭ ਕਿਛੁ ਤੇਰਾ ਭਾਣਾ। ” 
- ਮਾਝ ੫, ੧੪, ੩ : ੨ (98) 
“ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ 
ਛੰਦਾ।” -- ਜੈਤ ੫, ਛੰਤ ੧, ੩ : ੧ (703) 


ਭਾਣਿ -- ਭਾਣੇ/ਹੁਕਮ/ਮਰਜ਼ੀ ਅਨੁਸਾਰ 


'“ਬੋਲਾਇਆ ਬੋਲੈ ਗੁਰ ਕੈ ਭਾਣਿ।” 
-" ਆਸਾ ੫. ੧੦੧, ੪: ਦੇ (2336) 


ਭਾਣਿਆ -- ਚੰਗਾ ਲਗਾ 
“ਵਧੇ ਕਜਨਿ ਗਲਾ ਖਸਮ ਨ ਭਾਗਿਆ? 
-- ਮਾਝ ੧, ਵਾਰ ੧੧ : ੬ (143). 


- ਗੂਜ ੫, ਵਾਰ ੬ਸ, ੫, ੨ : ੨ (519) 


1821 











ਭਾਣੀਆ ਰ੍ 
ਭਾਣੀਆ -- 1. ਚੰਗਾ ਲਗਾ, ਵੇਖੋ ਭਾਣਿਆ 
2. ਮਰਜ਼ੀ ਅਨੁਸਾਰ 


“ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ 
ਭਾਣੀਆ। ? (ਮਰਜ਼ੀ ਅਨੁਸਾਰ) 
- ਮਾਰੂ ੫, ਅਸ ੮, ੬ : ੩ (1020) 


ਭਾਣੀਐ -- ਚੰਗਾ ਲਗੇ 
“ਹੁਕਮੀ ਪੈਧਾ ਜਾਇ ਦਰਗਹ ਭਾਣੀਐ। ” 


-- ਆਸਾ ੧, ਅਸ ੧੬, ੫ : ੧ (420)' 


ਭਾਣੂ -- ਸੁਰਜ 
“ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ।” 
-- ਰਾਮ ਬਸ, ਵਾਰ ੬ : ੮ (968) 
ਭਾਣੇ -- 1. ਚੰਗਾ ਲਗਣ ਦੇ, ਹੁਕਮ ਦੇ 
“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ 
ਨਾਇ ਕਰੀ।” -- ਜਪੁ ੧, ੬ : ੧ (2) 
“ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ 
`_ਪੀਆਵਣਿਆ।” 
-- ਮਾਝ ੩. ਅਸ ੧੬, ੭ :੩(119) 
2. ਹੁਕਮ, ਰੋਜ਼ਾ __ 
“ਗੁਰ ਕੇ- ਭਾਣੇ- ਵਿਚ ਅੰਮਿਤੂ ਹੈ ਸਹਜੇ ਪਾਵੈ 
ਕੋਇ।” _-- ਸਿਰੀ ੩, ੪੬, ੪ : ੧ (31) 
ਹੋਰ ਰੂਪ -- ਭਾਣੈ -- 
“ਬੰਦਿ ਖਲਾਸੀ ਭਾਣੈ ਹੋਇ।” (ਹੁਕਮ 


ਅਨੁਸਾਰ) -- ਜਪੁ ੧, ੨੫ : ੧੦ (5) 
ਭਾਣੈ -- 1. ਹੁਕਮ ਅਨੁਸਾਰ, ਵੇਖੋ ਭਾਣੇ (2) 
2. ਚੰਗਾ ਲਗਣਾ, ਵੇਖੋ “ਭਾਣੇ” (1) 

3. ਵਾਸਤੇ, ਲਈ ` 
“ਸੁਖੀ ਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ 

ਸਭ ਰੋਂਗੀ।”” -- ਸੋਰ ੫, ੬, ੧ : ੧ (610) 

4. ਮਰਜ਼ੀ, ਇਛਾ ਰ 


-“ਸਤਿਗੁਰਿ_ ਭਾਣੈ ਆਪਣੈ ਬਹਿ ਪਰਵਾਰੁ 


`_ ਸਦਾਇਆ। '-- ਰਾਮ ਸੁੰਦ, ਸਦ ੪ : ੧(923) | 


“ਭਾਣੈ ਚਲੈ ਆਪਣੈ ਬਹੁਤੀ ਲਹੈ ਸਜਇ। ” 


-- ਰਾਮ ੩, ਵਾਰ 2ਸ, ੩, ੧:੨ (949) 


-- ਗਉ ੫, ਬਾਅ ੫ : ੨ (251) 











ਭਾਂਤਨ -- ਵਭਿੰਨ, ਭਾਂਤ ਭਾਂਤ ਦੇ 
“ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ 
ਨਹੀ ਥਾਹ ਪਾਈ ਠਾਉ।” 

-- ਕਾਨ ੫, ੩੯, ੨ : ੧ (1306) 
ਭਾਤਿ -- ਪ੍ਰਕਾਰ, ਢੰਗ, ਤਰੀਕੇ 
“ਭਾਤਿ ਭਾਤਿ ਬਨ ਬਨ ਅਵਗਾਹੇ। 


-- ਮਾਝ ੫, ੧੨, ੧ : ੨ (98) 
“ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ 


ਕੈ ਤਾਈ।””`-- ਗਉ ੪, ੪੮, ੩ : ੧ (166) 
ਹੋਰ ਰੂਪ -- ਭਾਂਤਿ -- ਰ 


ਤਿਸੁ ਕਰਉ ਨਿਹੋਰਾ।” (ਪ੍ਰਕਾਰ) 
- ਗਉਂ ੫, ੧੨੧੯, ੧ : ੧ (204) 
`ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ 


- ਸਾਰ ੫, ੮, ੧: ੨ (1200) 
ਭਾਂਤਿ - ।. ਪ੍ਰਕਾਰ, ਤਰੀਕੇ, ਢੰਗ, ਵੇਖੋ 'ਭਾਤਿ” 
2. ਵਾਂਗ 
“ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ 
ਪ੍ਰਿਅ ਦੇਸਾਂਗਿਓ।” ਰ 
` - ਸਾਰ ੫, ੫, ੨: ੧(1204) 
“ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ 
ਭਾਂਤਿ।” -- ਕਾਨ ੫, ੧੫, ੧ : ੧ (1301) 
4. ਵਖ ਵਖ ਤਰ੍ਹਾਂ ਦੀ ਰਚਨਾ ਰ 
“ਆਪੇ ਭਾਂਤਿ ਬਣਾਏ ਬਹੁ ਚੰਗੀ ਸਿਸਟਿ ਉਪਾਇ 
_ਪ੍ਰਭਿ ਖੇਲੁ ਕੀਆ। ” ਸਾ 
- ਪ੍ਰਭਾ ੩, ੬, ੧: ੧ (1334) 
ਭਾਤੀ -- ਪ੍ਰਕਾਰ, ਢੰਗ, ਤਰੀਕੇ 
“ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ 
ਜਿਨਿ ਉਪਾਈ। ” -- ਜਪੁ ੧, ੨੭ : ੧੯ (6) 
ਹੋਰ ਰੁਪ -- ਭਾਂਤੀ -- ਰ੍ 
1 ਨ ਵਲ 
ਏਵ ਕਹੈ।”-- ਆਸਾ ੧, ੫, ੪ : 2 (350). 
ਭਾਤੀਈ -- ਭਤੀਜਿਆਂ 
“ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ 


ਭਾਤੀਜੇ 1822 ਭਾਨੇ 


ਟੋਲਿ ਡਿਠਾ ਲਾਹਿਓ ਨੁ ਸਭਨਾ ਕਾ ਅਭਿਮਾਨੁ।” [ - ਆਸਾ ਕਬ, ੪, ੨ : ੨ (476) 


- ਬਿਲਾ ੪, ਵਾਰ ੧0 : ੨ (853) | ਭਾਨਾ =- ਭਾਇਆ, ਚੰਗਾ ਲਗਾ 


ਭਾਤੀਜੇ -- ਭਰਾ ਦਾ ਪੁਤਰ “ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ 
“ਪੁਤ ਭਾਈ ਭਾਤੀਜੇ ਰੋਵਹਿ ਪੀਤਮ ਅਤਿ ਭਗਤ ਜਨਾ ਮਨਿ ਚਾਉ ਜੀਉ।” 
ਪਿਆਰੇ। ” -- ਵਡ ੧, ਅਲਾ ੫, ੪ : ੪ (582) - ਆਸਾ ੪, ੧੩, ੧ : ੧ (447) 
ਭਾਤੁ -- ਭਤ, ਰਿਝ੍ਹੇ ਹੋਏ ਚਉਲ ਭਾਨਿ -- ਭੰਨ ਕੇ, ਤੋੜ ਕੇ 
“ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ। “ਅਬ ਭਉ ਭਾਨਿ ਭਰੋਸਉ ਆਵਾ।” 

- ਆਸਾ ਕਬ, ੧੪, ੪ : ੧ (479) - ਗਉਂ ਕਬ, ਸ਼ਾਅ ੩0 : ੨ (342) 
ਭਾਤੇ -- ।. ਭਾਂਤ, ਪ੍ਰਕਾਰ, ਰੀਤ __._ ਭਾਨੀ -- 1. ਭਾਇਆ, ਚੰਗਾ ਲਗਾ 


“ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ “ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ 
ਅਪੁਨੇ ਭਾਤੇ । `-- ਗਉ ੫, ੧੩੫“. ੨ : ੧ (209) ਮਨਿ ਭਾਨੀ। ” 





“ਤੂ ਅਥਾਹੁ ਅਪਾਰੁ ਅਤਿ ਊਚਾ ਅਵਰੁ ਨ ਤੇਰੀ - ਗਉ ੫, ੧੩੨", ੪ : ੨ (208) 
ਭਾੜੇ। (ਭਾਂਤ ਦਾ, ਵਰਗਾ) 2. ਭਾਉਂਦੇ ਚੰਗੇ ਲਗਦੇ 

- ਸੂਹੀ ੩, ੪੮, ੩ : ੧ (747) “ਹਸਤਿ ਘੋੜੇ ਜੋੜੇ ਮਨਿ ਭਾਨੀ।” 
2. ਚੰਗੇ ਲਗੇ, ਭਾਏ - ਆਸਾ ੫, ੮੬, ੩ : ੨ (392) 


“ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾੜੇ ਰਾਮ | _3. ਭਜ ਗਈ ਰ੍ 
ਰਾਜੇ। ”-- ਆਸਾ ੫, ਛੰਤ ੩, ੨ : ੨ (454) ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ 


ਭਾਂਤੇ -- ਵਰਗਾ, ਭਾਂਤ ਦਾ ਮਟੁਕੀ ਮਾਟ।” ਰ੍ 

“ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਰ੍ - ਮਾਲੀ ੪, ੬, ੩ : ੨ (986) 

ਭਾਂਤੇ।”__ -- ਸਾਰ ੫, ੨੬, ੧ : ੧ (209) | ਭਾਨੂ -- ਸੂਰਜ 

ਭਾਦਉ -- ਬਿਕਰਮੀ ਸੰਮਤ ਦਾ ਛੇਵਾਂ ਮਹੀਨਾ, “ਕਹਿ ਕਬੀਰ ਮਨਿ ਭਇਆ ਪ੍ਰਗਾਸਾ ਓਦੈ ਭਾਨੂ 
ਵਰਗਾ ਰੁਤਾ ਦਾ ਦੂਜਾ ਮਹੀਨਾ ਜਬ ਚੀਨਾ।” 

“ਭਾਦਉ ਭਰਮਿ ਕੁਲੀ ਭਰਿ _ਜੋਬਨਿ ਪਛੁਤਾਣੀ।” - ਗਉ ਕਬ, ਅਸ ੪੩, ੨ : ੨ (332) 
- ਤੁਖਾ ੧, ਬਾਰਾ ੧0 : ੧ (1108) । ਭਾਨੇ -- ।. ਭਾਏ, ਚੰਗੇ ਲਗੇ 

ਭਾਦਵੇ -- `ਭਾਦਉ” ਦਾ ਮਹੀਨਾ “ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ।” 

“ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ - ਮਾਝ ੫, ੨0, ੪ : ੨ (100) 

ਜੀਉ।” - ਰਾਮ ੫, ਰੁਤੀ ੪ : ੧ (928) | ਹੋਰ ਰੂਪ -- ਭਾਨੈ -- ਰ 

ਭਾਦੁਇ -- ਭਾਦੋਂ ਦੇ ਮਹੀਨੇ "ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ 

“ਭਾਦੁਇ ਭਰਮਿ ਕੁਲਾਣੀਆ ਦੂਜੈ ਲਗਾ ਹੇਤੁ।” ਪ੍ਰਭ ਭਾਨੈ।” (ਭਾਵੇ, ਹੁਕਮ ਅਨੁਸਾਰ) 
- ਮਾਝ ੫, ਬਾਰਾ ੭ : ੧ (134) - ਸੋਰ ੫, ੧੮, ੨ : ੨ (613) 

ਭਾਨ -- ਸੂਰਜ, ਪ੍ਰਕਾਸ਼ 2. ਭੁੰਨੇ, ਤੋੜੇ _ ਰ੍ 

“ਨਿਸਿ ਬਾਸੁਰ ਏਕ ਸਮਾਨ ਧਿਆਨ ਸੁਨਾਮ ਸੁਨੇ “ਨਾਰਾਇਣ ਦੰਤ ਭਾਨੇ ਡਾਇਣ।” 

ਸੁਤੁ ਭਾਨ ਡਰ੍ਹਉ।” _ ` ਗੈਂਡ ੫, ੧੯, ੨ : ੩ (868) 
- ਸਵ ੪, ਨਲ ੧੧ : ੩ (1400) | ਦੋਂਰ ਰੂਪ - ਭਾਨ -- 

ਭਾਨਜੀ -- ਭੇਣ ਦੀ ਲੜਕੀ “ਸੋ ਕਿਉ ਬਿਸਰੈ ਜਿ ਘਾਲ ਨ ਭਾਨੈ।”” 

“ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਰਿ 


ਬਰੀ ਤਿਸੁ ਚੇਰੀ।” -- ਗਉ ੫. ਸੁਖ ੨0, ੪ : ੧ (289) 


ਭਾਭੀ 


ਭਾਭੀ -- ਭਰਾ ਦੀ ਪਤਨੀ 
“ਤੀਜੈ ਭਯਾ ਭਾਭੀ ਬੇਸ਼। ”” 
-- ਮਾਝ ੧. ਵਾਰ ੧ਸ, ੧, ੨ : ੩ (137) 

ਭਾਂਭੀਰੀ -- ਤਿੱਤਲੀ 
“ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ। ” 

ਰ੍ -- ਸੋਰ ੫, ੬੧, ੩ : ੨ (624) 
ਭਾਯਉ -- ਭਾਇਆ, ਚੰਗਾ ਲਗਾ 
“ਦੇਵ ਪੁਰੀ ਮਹਿ ਗਯਉ ਆਪਿ ਪਰਮੇਸਰ 





ਭਾਯਉ।” _ -- ਸਵ ੫. ਹਰਿ ੨ : ੧ (1409) 


ਭਾਰ - ।. ਪਦਾਰਥ, ਪਦਾਰਥਾਂ ਦਾ ਸਮੂਹ 
`_“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।” 


“ਦੀ 5. ਤੂ “ 2੩ 11.) 


ਵੱ 


ਭਾਰ ।  - ਸਿਰੀ ੧, ਅਸ ੯, ੮ : ੧ (59) 
“ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ 
ਕਾਮਿ ਨਹੀ ਗਾਵਾਰੀ।” 

___ - ਧਨਾ ੫, ੪੨, ੧" : ੨ (681) 
ਪੰਜ ਮਨ ਕਚੇ ਪੁਰਾਣਾਂ ਅਨੁਸਾਰ ਜੇ ਹਰ 
ਨਿਯਮ ਦੇ ਇਕ ਇਕ ਪਤੇ ਨੂੰ ਇਕਠਾ ਕੀਤਾ 
ਜਾਵੇ ਤਾਂ ਉਸ ਦੇ ਵਜ਼ਨ ਨੂੰ ਭਾਰ ਕਿਹਾ 
ਜਾਂਦਾ ਹੈ 

“ਭਾਰ ਅਠਾਰਹ ਮੇਵਾ ਹੋਵੈ ਗਰੂੜਾ ਹੋਇ 
ਸੁਆਉ। ” (ਭਾਵ ਸਾਰੀ ਬਨਸਪਤੀ) 

- ਮਾਝ ੧, ਵਾਰ ੯ਸ, ੧, ੨ : ੧ (142) 

4. ਬੋਝ, ਵਜ਼ਨ, ਪੰਡ 
'“ਇਕਨੀ ਬਧੇ ਭਾਰ ਇਕਨਾ ਤਾਖਤੀ ।” 
- ਮਾਝ ੧, ਵਾਰ ੧0 : ੮ (142) 
“ਹੈ ਗੁਣ ਗਲਾ ਕੇ ਸਿਰਿ ਭਾਰ।” (ਪੰਡਾਂ) 
ਦਾ ਆਸਾ-੧, ੯,,.੧ ; ੧ (351) 
5. ਭਾਰਾ, ਬੋਝਲ __ 
“ਜਗਨ ਕਰੈ ਬਹੁ ਭਾਰ ਅਫਾਰੀ।” __ 
-- ਗਉ ੧, ਅਸ ੯, ੨ : ੨ (224) 
(ਅਠ ਹਜ਼ਾਰ ਤੋਲੇ ਪ੍ਰਮਾਣ ਭਾਰ -- ਮਹਾਨਕੇਸ਼) 


16823 





ਭਾਰਾ 





- ਗਉ ਕਬ, ੨੨, ੨ : ੧ (328) 
7. ਮੁਸੀਬਤ, ਅਪਦਾ, ਦੁਖ 
“ਜਿਹ ਸਿਮਰਨਿ ਨਹੀ ਤੁਝੁ ਭਾਰ । ” 
- ਰਾਮ ਕਬ, ੯, ੮ : ੧ (971) 
8. ਭਾੜ, ਭੱਠ ਰ੍ 
“ਬਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ।”__ 
(ਭਠ ਵਾਂਗ) 
-- ਤੁਖਾ ੧. ਬਾਰਾ ੭ : ੨ (1108) 
9. ਪਰਵ, ਕਾਂਡ 
(ਅਨਾਰ੍ਹਾਂ ਪਰਵਾਂ ਵਾਲਾ ਮਹਾਂ ਭਾਰਤ) 
-- ਸਾਰ ੪, ਵਾਰ ੧ੋਸ, ੧, ੩ : ੨ (1237) 
10. ਸਮੁਦਾਯ,ਇਕਠ 
ਭਾਰ। 
-- ਸਾਰ ੪, ਵਾਰ ੧੧ਸ, ੧, ੧: ੨ (1241) 
“ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ 
ਕਰੋੜਿ।” -- ਪ੍ਰਭਾ ੧, ੨, ੨ : ੧ (1326) 
ਭਾਰ -- ਬੋਝ, ਭਾਰ, ਵਜਨ 
“ਹੁਕਮੇ ਧਰਤੀ ਧਉਲ ਸਿਰਿ ਭਾਰੰ।” 
`-- ਮਾਰੂ ੧, ਸੋਲਾ ੧੬, ੧੧ : ੧ (1037) 
ਭਾਰਹਿ -- ਭਾਰ/ਬੋਝ ਦਾ ਰੱ 
“ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ।” 
-- ਸਲੋ ਕਬ, ੮੯ : ੨ (1369) 
ਭਾਰਜਾ -- ਇਸਤ੍ਰੀ, ਰਾਗਨੀ _ 
“ਸਰਸ ਅਹੀਰੀ ਲੈ ਭਾਰਜਾ। ” 
- ਰਾਂਗ ੧ : ੨੭ (1430) 
ਭਾਰਾ -- ।. ਵਡਾ, ਦੀਰਅ, ਬਹੁਤ 
“ਕੂੜੁ ਕਮਾਵਨਿ ਦੁਖੁ ਲਾਗੈ ਭਾਰਾ। ” 
-- ਮਾਝ ੩, ਅਸ ੧੧,੭:੨(116). 
“ਤਾਜੀ ਤੁਰ ਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ। ” 
(ਬਹੁਤ) -- ਗਉ ੧, ੧੩,੪:੧(155) 
2. ਸ੍ਰੇਸ਼ਟ, ਵਡਾ ਰ੍ 
“ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ 
__ਵਣਜਾਰੇ ।  -- ਗਉ ੧, ੧੩, ੬ : ੧ (155) 
3. ਨਾ ਸਹਾਰੇ ਜਾਣ ਵਾਲਾ, ਕਮਾਉਣ ਵਿਚ ਔਖਾ 
“ਹੁਕਮੁ`ਤੇਰਾ ਖਰਾਂ ਭਾਰਾਂ ਗੁਰਮੁਖਿ ਕਿਸੈ 





ਹਨ ਰ ` ।824 ਰ ਰ੍ ਰ੍ ਭਾਰੁ 
ਵਸਟਾ ਮਰਿ ਮਰਿ ਪਾਚੇ।” ਰ੍ 
- ਗਉ ੪, ੫੫, ੨ : ੨ (169) 





ਬੁਝਾਏ ।-- ਆਸਾ ੩, ਛੰਤ ੭, ੯ : ੫ (441) 
4. ਭਾਰ, ਬੋਝ 
"ਬਹੁਤੁ ਜੋਨਿ ਭਰਮਤ ਦੁਖੁ-ਪਾਇਆ ਹਉਮੈ 





ਬੰਧਨ ਕੇ ਭਾਰਾ।” “ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ 
=- ਸਰਪ, ਟੀ ਕਉ ਭਾਰੀ।” (ਅਗਾ ਮੁਸ਼ਕਲ/ਦੁਖਦਾਈ 
5. ਭਾਰੀ, ਬੋਝਲ ਬਣਾ ਰਿਹਾ ਹੈ) ਰ 
_ “ਨਾਮ ਬਿਨਾ ਨਾਹੀ ਕੋ ਬੇਲੀ ਬਿਖ ਲਾਦੀ ਸਿਰਿ - ਗਉ ਕਬ, ੪੫, ੩ : ੧ (332) 
ਭਾਰਾ। `` ੍ ਰਹ 3 ਵੜੀ ਨ 


“ਤਬ ਇਸ ਕਉ ਹੈ ਮੁਸਕਲੁ ਭਾਰੀ।” 
- ਗਉ ੫. ਅਸ ੧, ੩ : ੨ (235) 
ਸਾਧੂ ਸੰਗਿ ਰਵਾਲਾ।” (ਵਡਾ ਬਿਖਨ) 


-- ਧਨਾ ੧, ਛੰਤ ੨, ੨੩ : ੪ (666) 

“ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ 
ਖੋਲ੍ਹਾ।” (ਭਾਰੀ ਤੋਲ ਵਾਲੀ) 

- ਸ਼ੂਹੀ ੫, ਛੰਤ ੪, ੪ : ੫ (779) 


6. ਪਰਨੇ - ਬਿਲਾ ੫, ੨੨, ੧੯ : ੨. (806) 
“ਭਵਜਲੁ ਪਾਰਿ ਨ ਪਾਵਹਿ ਕਬਹੀ ਡੂਬਿ ਮੁਏਂਬਿਨੁ | _4. ਵਜ਼ਨਦਾਰ, .ਬੋਝਲ ਰ੍ 
ਗੁਰ ਸਿਰਿ ਭਾਰਾ।” ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲਕੀ ਲਗੈ 
___ - ਭੈਰ ੩, ਅਸ ੨, ੬ : ੨ (1155) ਨ ਭਾਰੀ।” 


ਭਾਰਿਂ -- ।. ਪਰਨੇ ` ਹਉ ਕਥ, । ੪ ਜਾ ੨ (333) 
ਰੀ 
-- ਆਸਾਂ ੧, ਅਸ ੧੫, ੫ : ੧ (419) 


ਪੀਅਉ ਭਾਰੀ।” (ਬਹੁਤ, ਸ੍ਰੇਸ਼ਟ) 


-- ਮਾਝ ੧, ਵਾਰ ੪ਸ, ੧. ੧ : ੨ (139) 
2. ਬੋਝ/ ਵਜ਼ਨ ਨਾਲ 
“ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ 


ਨਾਵ ਭਾਰਿ ਬੁਡਈਆ।” - ਜੈਤ ੫. ੧੧, ੧ : ੧ (702) 
-- ਬਿਲਾ ੪, ਅਸ ੨, ੬ : 2 (834) | 6. ਪਰਨੇ 
3. ਬੋਝ, ਵਜ਼ਨ “ਇਨ ਬਿਧਿ ਛੂਬੀ ਮਾਕੁਰੀਂ ਭਾਈ ਊਂਡੀ ਸਿਰ' 
“ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੁ ਕੈ ਭਾਰੀ।” ਰ 
ਲਾਰਿ1” - ਸੋਰ ੧, ਅਸ ੨, ੨ : ੩ (635) 
- ਰਾਮ ੫, ਵਾਰ ੨0ਸ, ੫, ੧: ੨ (965) | #. ਭਾਰ, ਸਮਦਯ 


“ਦਰਸ਼ੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ 
ਭਾਰੀ। ” --- ਸੋਰ ਕਬ, ੧, ੩ : ੧ (654) 


ਜੇਲ -- ਭਾਲਿਆ, ਢੁੰਡਿਆ, ਲਭਿਆ 
“ਪ੍ਰਭ ਪਾਏ ਹਮ ਅਵਰੁ ਨ ਭਾਰਿਆ। ” 


- ਗਉ ੧, ਅਸ ੧੫, 2 : ੩ (228) 8. ਭਾਵ ਭਾਰੀ/ਵਡੀ ਸਜ਼ਾ 
ਭਾਰੀ -- ।. ਸ੍ਰੇਸ਼ਟ, ਵਡਾ `_ “ਅਬ ਕੈ ਕਹਿਐ ਨਾਮੁਨ ਮਿਲਈ ਤੂ ਸਹੁ ਜੀਅੜੇ 
ਭਾਰੀ ਜੀਉ।” 


ਤੂੰ ਪ੍ਰੀਤਮੁ ਠਾਕੁਰੂ ਅਤਿ ਭਾਰੀ।” 
` ਮਾਝ ਪੈ. 3੩ ੧ ੨(104)' 

“ਬਿਖੈ ਰਾਜ ਤੇ ਅੰਧੁਲਾ ਭਾਰੀ।” 
- ਗਉ ੫, ੧੫੧, ੧ : ੧ (196) | 
` 2. ਬੋਝਲ ਭਾਵ ਦੁਖਦਾਈ 


- ਮਾਰੂ ੧, ਅਸ ੧੨, ੪ : ੩ (993) 
9. ਭਾਵ ਭਾਰੀ/ਵਡੀ ਮੁਸ਼ਕਲ/ਔਕੜ 
_ “ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ 
`__ਜਹ ਭਾਰੀ। `-- ਸਾਰ ੫, ੫੯, ੧: ੧ (1216) 
ਭਾਰੁ - ।. ਖੋਝ, ਵਜ਼ਨ 


ਭਾਰੇ 1825 





““ਧਵਲੈ ਉਪਰਿ ਕੇਤਾ ਭਾਰੁ । ” 
- ਜਪੁ ੧, ੧੬ : ੧0 (3) 
“ਰਾਮ ਨਾਮ ਰੰਗਿ ਰਤਿਆ ਭਾਰੂ ਨ ਭਰਮੁ 
ਤਿਨਾਹ।”” (ਪਾਪਾਂ ਦਾ ਬੋਝ੍ਹ) 
-- ਸਿਰੀ ੧, ੨੩, ੪ : ੨ (23) 


2. ਗੰਢ, ਢੇਰ 
“ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ 
ਭਾਰੂ।'` _- ਸਿਰੀ ੧, ੧੭, ੨ : ੧ (20) 

3. ਭਾਰੀ, ਵਡਾ 


ਬਹੁ ਭਾਰੁ। ` -- ਸਲੋ ੩, ੪੨ : ੩ (1417) 

ਭਾਰੇ -- ।. ਬੋਝਲ ਹ 

“ਹਿਕਨੀ ਲਦਿਆ ਹਿਕਿ ਲਦਿ ਗਏ ਹਿਨਿ ਭਾਰੇ | 
ਭੁਜ :;1ਲਿ। ” 


-- ਮਾਝ ੧, ਅਸੇ ੧0, > : ੧ (1015) 
2. ਭਾਲ ਲਿਆ, ਢੁੰਢ ਲਿਆ 
“ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ 
ਹਰਿ ਜਨ ਭਾਰੇ !” 
-- ਨਟ ੪, ਅਸ ੫. ੬ : ੧ (983) 
3. ਭਾਵ ਪਾਪਾਂ ਦਾ ਭਾਰ ਨਾਲ ਬੋਝਲ 
“ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ।” 
-- ਰਾਮ ੧, ਓਅੰ ੩੧ : ੨ (933) 
4. ਬੋਝੇ, ਪੰਡਾਂ 
“ਜਨਮ ਮਰਨ ਚੂਕੇ ਸਭਿ ਭਾਰੇ । ” 
-- ਆਸਾ ੫, ੩੬, ੧” : 
ਭਾਰੇਣ -- ਫਰੋ ਵਿਚ __ 
“ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਰਤੇ। ” 
-" ਆਸਾ ੫, ੨ : ਦ (1360) 
ਭਾਰੈ -- ਪਰਨੇ 
ਸਿਰ ਭਾਰੈ। -- ਸਾਰ ੫, ੧0, ੩ : ੨ (1205) 
ਭਾਰੋ -- ।. ਬੋਝ, ਵਜ਼ਨ, ਭਾਰ 
“ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ 





ਭਾਰੋ ।” -- ਗਉ ੧, ੧੩, ੧ : ੨ (154) 
“ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ 
ਭਾਰੋ।” (ਪਾਪਾ ਦਾ ਭਾਰ) 


- ਵਡ ੧, ਅਲਾ ੪, ੩ : ੫ (561) 





ਭਾਲ -- ।. 











੧ (379) 


. ਵੱਡਾ, ਸ੍ਰੇਸ਼ਟ 
ਤੂ ਭਰੋ ਠਾਕਰ ਮੇਰਾ।” 
-- ਸੋਰ ੫, ੫੪, ੨ : ੪ (622) 
ਭਾਰੋਸਉਂ - ਵਿਸ਼ਵਾਸ, ਭਰੋਸਾ, ਭਰਵਾਸਾ 
ਗੁਰੂ ਮੇਰੋ।” -- ਕਾਨ ੫, ੨੬, ੨ : ੨ (1303) 
ਭਾਰੋਸਾ -- ਵਿਸ਼ਵਾਸ਼ਾ, ਭਰਵਾਸਾ ਰ 
“ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ 
ਭਾਰੋਸਾ।”` _ -- ਮਲਾ ੫, ੩, ੧ : ੨ (1266) 
ਹੋਰ ਰੁਪ -- ਭਾਰੋਸੈ -- 
“ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ 
ਮਨਿ ਛੀਨਾ।” (ਭਰੋਸੇ ਤੇ) 
- ਬਿਲਾ ੫, ੯੭, ੨: ੨ (823) 


- ਆਸਾ ੫, ੭੪, ਏ : ੧ (369) 





2. ਭੁਲਾ ਰ 
'ਜੋ ਹਰਿ ਜਨੁ ਹੈ ਭਲ ਭਾਲ। ” 
ਨਲ 0, ੧, ਉਨ 
ਭਾਲਹਿ -- ਭਾਲਦੇ ਹਨ 
“ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ 
-ਗਹੀਰੁ ।” ੍ 
-- ਮਾਝ ੧, ਵਾਰ ੧੮ਸ, ੨, ੧ : ੨ (146) 
ਭਾਲਕਾ -- ਲਠੀਦੇ ਹਨ, ਭਾਲੀ ਦੇ ਹਨ 
“ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ। 
- ਮਾਰੂ ੫, ਸੋਲਾ ੧੩, ੧੨ : ੩ (1085) 
ਭਾਲਣ -- ਲਭਣ ਲਈ, ਢੂੰਢਣ ਲਈ 
“ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ 
ਉਤ 
- ਆਸਾਂ ੧, ੭, ੩ : ੧ (350) 
ਹੋਰ ਰੂਪ -- ਭਾਲਣਾ -- 
“ਬਿਨਸੈ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ 
ਭਾਲਣਾ। ” (ਦੂੰਢਣਾ, ਇਥੇ ਭਾਵ ਵੇਖਣਾ) 
- ਮਾਰੂ ੫, ਸੋਲਾ ੬, ੧੩ : ੩ (1077) ` 
ਭਾਲਣਿ -- 
“ਸਰੀਰਹੁ ਭਾਲਣਿ ਕੋ ਬਾਹਰਿ ਜਾਏ।” (ਲਭਣ 


ਲਈ) _-- ਮਾਝ ੩, ਅਸ ੨੫, ੪:੧ (124) 


੩ (977) 





ਭਾਲਦਾ 1826 ਭਾਵ 


“ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲੀਅਹਿ -- 
ਭਾਲਣੋਂ । (ਢੂੰਢਣ ਤੋਂ ਭਾਵ ਭਟਕਣ ਤੋਂ) “ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ 
- ਰਾਮ ੫, ਵਾਰ ੧੩ : ੫ (963) | ਸਮਾਲਿ।” (ਲਭ ਲਈਏ) 
ਭਾਲਦਾ -- ਢੂੰਡਦਾ, ਲਭਦਾ, ਲੋੜਦਾ ਸੀ ੍ -- ਸਿਰੀ ੫, ੭੩, ੨ : ੩ (43) 
“ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਢਾ। ” ਭਾਲੀਆ -- 
-- ਗੂਜ ੫, ਵਾਰ ੨੧ : ੩ (524) “ਚਾਰੇ ਕੁੰਡਾ ਭਾਲੀਆ ਸਹਬਿਨੁ ਅਵਰੁ ਨ 
ਭਾਲਨੀ -- ਭਾਲਦੇ, ਲਭਦੇ ਜਾਇ।” (ਢੂੰਢੀਆਂ) 
“ਮਨਮੁਖ ਅੰਦਰੁ ਨ ਭਾਲਲੀ ਮੁਠੇ ਅਹੰਮਤੇ। ” - ਸਿਰੀ ਪੁ. ੯6, ੨ ? ੩ (46) 
- ਮਾਰੂ ੩, ਵਾਰ ੧੯ : ੨ (1093) ਭਾਲੀਐ -- 
ਭਾਲਾਂ -- ਲਭਦਾ ਹੈ, ਭਾਲਦਾ ਹੈ “ਤੂੰ ਜਲ ਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ 
“ਬਿਨੁ ਜਗਦੀਸ ਕਹਾ ਸੁਖੁ ਭਾਲਾ। ” ਅਵਰੁ ਨ ਭਾਲੀਐ ਜੀਉ।” (ਦਿਸਦਾ) 
-- ਗਉ ੧, ਅਸ ੧0, ੨ : ੩ (225) - ਮਾਝ ੫, ੨੮, ੧ : ਤੇ (102) 
ਭਾਲਾਇ -- ਭਾਲ ਕਰ, ਢੁੰਢ, ਲਭ ''ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।” 
“ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ _” ਆਸਾ ੧, ਵਾਰ ੧੯ਸ,. ੧, ੨ : ਤੇ (473) 
ਭਾਲਾਇ। ” - ਗਉ ੪, ਕਰ ੧, ੪ : ੧ (234) ਕੀ 
ਹੋਰ ਰਪ -- ਭਾਲਾਈ -- “ਅੰਤਰਿ ਵਸਤੁ ਮੂੜਾ ਬਾਹਰੁ ਭਾਲੇ। ” (ਲਭਦਾ 
“ਹਉ ਮਨ ਤਨੁ ਖੋਜੀ ਭਾਲਿ ਭਾਲਾਈ।” (ਭਾਲ ਹੈ) _- ਮਾਝ ੩, ਅਸ ੧੪, ੭ : ੧ (117) 
ਕਰਵਾਈ, ਢੁੰਡਵਾਇਆ) ਭਾਲੈ --. ਲੋ ਰਤ 
` - ਮਾਝ ੪, ੨, ੨ : ੧ (94) “ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੇ 
ਭਾਲਿ -- ਢੂੰਡ ਕੇ, ਢੂੰਡ, ਲਭ ਰਬਾਬ ।”' (ਢੁੰਢੇ) 
'ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ - ਆਸਾ ੪, ੬੨, ੧ : ੧ (366) 
ਵਾਤ।” - ਜਖੂ ੧. ੨੨? ੩ (5) ਭਾਵ -- ।. ਪਿਆਰ, ਪ੍ਰੇਮ 





“ਵਿਣੁ ਨਾਵੈ ਹੋਰਿ ਕਰਮ ਨ ਭਾਲਿ।” (ਲਭ) ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ 


-- ਆਸਾ ੧, ੨0, ੨ : ੪ (355) [ _ਯੈਂਚੋਇ।” 
ਹੋਰ ਰੁਪ - ਭਾਲਿਆ -- _ - ਮਾਝ ੧, ਵਾਰ ਤੇਸ, ੨, ੨ : ੩ (139) 


ਪਇ ਆਲਿਆ।” (ਲਭਿਆ, ਪਾਇਆ) ਭਗਤਿ ਨਹੀਂ ਹੋਇ ਤੇਰੀ। ” ਰ ਰ 
- ਸਿਰੀ ੫, ਅਸ ੨੯, ੧੬ : ੧ (74) ਨ - ਧਨਾ ਰਵਿ, ੨, ੨ : ੧ (694) 

ਭਾਲੀ -- 2. ਚੰਗੇ ਖਿਆਲ 
(ਲਭਾ, ਖੋਜਾਂ) ____ ਇਿਹੂਣਾ। ”-- ਆਸਾ ਕਬ, ੧. ੩ : ੧ (475) 
- ਬਿਲਾਂ ੧, ੪,੨: ੨ (796) `!.' ਨ “ਮੀ ਛੀ -ਚਿਨ ਮਲ ਆ 
“ਵਿਚਿ ਕਾਇਆ ਨਗਰ ਲਧਾ ਹਰਿ ਭਾਲੀ।” 'ਭਵ ਤੂਤ ਭਾਵ ਸਮੜ੍ਰਿਅੰ ਪਰਮੰ ਪ੍ਰਸੰਨ ਮਿਦਂ। 
(ਭਾਲ ਕੇ)-- ਭੈਰ ੪, ੩, ੩ : ੨ (1134) `" ਗਜ ਜਵੋ, ੧; 2 25060 


“ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ |“. ਹਾਵਂ ਭਾਵ, ਨਖਰੇ 
ਨਾਲਿ ਦਿਖਾਲਿਆ।” (ਲਭਦਾ ਹਾਂ) _ “ਮੋਹਨੀ ਮਹਾ ਬਚਿਤ੍ਰ ਚੰਚਲਿ ਅਨਿਕ ਭਾਵ 


ਦਿਖਾਵਏ। ”-- ਬਿਲਾ ੫, ਛੰਤ ੩, ੨ : ੩ (847) 





ਭਾਵਉ -- ਚੰਗਾ ਲਗਾ, ਭਾਅ ਜਾਵਾਂ 
“ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ।” 
-- ਗਉ ੫, ਵਾਰ ੧ਸ, ੫, ੨ : ੨ (318) 
ਭਾਵਈ -- ਚੰਗੀ ਲਗੇ 
“ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ 
ਕੂੜੁ । - ਜਿਹੀ ੧, ੧੩, ੪ ::੩. (19) 
ਹੋਰ ਰੂਪ -- ਭਾਵਏ -- 
“ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ 
ਨਹ ਭਾਵਏ ਜੀਉ।” (ਚੰਗੀ ਲਗੇ) 


-- ਸਿਰੀ ੫, ਛੰਤ ਤੇ, ੧: ੨ (80) ! 


.ਭਾਵਸੀ -- ਚੰਗਾ ਲਗੇਗਾ 

ਅਪਾਰੁ। ” -- ਸਿਰੀ ੧, ੭, ੪ : ੨(17) 
ਭਾਵਹ -- ਚੰਗਾ ਲਗੇ 

“ਕਰਿ ਪ੍ਮੁ ਰਾਵਹ ਤਿਸੈ ਭਾਵਹ ਇਕ ਨਿਮਖ 


ਪਲਕ ਨ ਤਿਆਗੀਐ।” 
- ਬਿਲਾ ੫, ਛੰਤ ੨, ੨ : ੩ (846) 
ਹੋਰ ਰੂਪ -- ਭਾਵਹਿ -- 


“ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ 
ਭਾਵਹਿ ਮੇਰੇ ਹਰਿ ਭਗਵੰਤਾ। ” (ਚੰਗਾ ਲਗੇ) 
- ਆਸਾ ੪, ਸੋਪੁ ੧,੪:੫(11) 
ਭਾਵਹੀ -- 
“ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ। ” 
(ਚੰਗਾ ਲਗੇ) 


- ਗਉ ੫, ਵਾਰ ੧੬ਸ, ੫, ੨ : ੮ (322) | 


-- ਵੱਡ ੧, ਅਲਾ 2, ੨ : ੫ (579) 
ਭਾਵਹੇ -- 
“ਮੁਰਿਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ 
ਮਨਿ ਭਾਵਹੇ। ” (ਚੰਗਾ ਲਗੇ) 
-- ਵਡ ੧, ਛੰਤ ੨, ੨ : ੪ (566) 
ਭਾਵਣਾ -- ਚੰਗਾ ਲਗੇ 


“ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ।” 
- ਮਾਰੂ ੫, ਸੋਲਾ ੧੪, ੧੨ : ੩ (1066) 
ਹੋਰ ਰੂਪ -- ਭਾਵਣਿਆ -- 


1627 

















“ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ 
ਭਗਤਿ ਹਰਿ ਭਾਵਣਿਆ। ” (ਚੰਗੇ ਲਗਦੇ 
ਹਨ) -- ਮਾਝ ੩, ਅਸ ੨੧, ੭ : ੪ (122) 
ਭਾਵਣੀ -- 
“ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ 
ਭਾਵਣੀ। ” (ਚੰਗੀ ਲਗਦੀ ਹੈ) 
-- ਸੋਰ ੪, ਵਾਰ ੧੩ : ੨ (647). 
ਭਾਵਤ -- ਚੰਗਾ ਲਗੇ 
ਜਾਹੀ।”? (ਭਾਵ ਹੁਕਮ ਹੋਵੇ) 
- ਬਿਹਾ ੫, ਛੰਤ ੯, ੨ : ੪ (548) 
“ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ 
ਭਾਵਤ ਹਰਿ ਰਾਮ ਮੁਰਾਰੀ।” (ਚੰਗੇ ਗੇ .ਲੁਗਦੇ 
ਹਨ) -- ਸਾਰ ੪, ੧੧, ੨ : ੧ (1201) 
ਹੋਰ ਰੂਪ -- ਭਾਵਤਾ -- 
“ਹਰਿ ਕਾ ਨਾਮੁ. ਮੇਰੈ ਮਨਿ ਭਾਵਤਾ ਹੈ।” 
(ਚੰਗਾ ਲਗਦਾ ਹੈ) 
- ਆਸਾ ਕਬ, ੧੩, ੧" 
ਭਾਵਤੀ -- 
ਗੁਣਵੰਤ ਜੀਉ।” (ਚੰਗੀ ਲਗਦੀ ਹੈ) _ 


.- ਰਾਮ ੫, ਰੁਤੀ ੭ : ੧ (929) 


: ਦ (478) 


ਭਾਵਤੁ -- 
“ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ 
ਕੀਨੁ।” (ਚੰਗਾ ਲਗੇ, ਭਾਵ ਮਨਮਰਜ਼ੀ) 
- ਸਲੋ ਕਬ, ੭੧ : ੧ (1368) 
ਭਾਵਤੋ -- 
` “ਸੈਈ ਮਿਲਿਓ ਜੋ ਭਾਵਤੋ ਜਨ ਨਾਨਕ_ਠਾਕੁਰ 
ਰਹਿਓ ਸਮਾਇ।” (ਚੰਗਾ ਲਗਦਾ ਸੀ) 


- ਕਾਨ ਪੰ, ੩੭, ੨ : ੪ (1305) 


ਹੈ) _-- ਮਾਂਝ ੫, ਅਸ ੩੮, ੭ : ੩ (132) 


ਭਾਵਦੀ -- 


ਭਾਵਨ 


1828 


ਚ 


ਭਾਵਰਤ 








“ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ 
ਕੀ ਵਡਿਆਈ। ” (ਚੰਗੀ ਲਗਦੀ) 
-- ਗਉ ੪, ਵਾਰ ੧੮ਸ, ੪, ੨ : ੧ (310) 
ਭਾਵੰਦੁ - .-.ਹ 
"ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ 
ਭਾਵੰਦੁ । ` (ਚੰਗਾ ਲਗਦਾ) 
- ਗਉ ੪, ਵਾਰ ੧੪ : ੪ (321) 





ਭਾਵਦੇ -- 
“ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ 
ਚਲੰਨਿ। (ਚੰਗੇ ਲਗਦੇ ਹਨ) 
- ਗਉ ੩, ਅਸ ੯, ੨ : ੧ (233) 
ਭਾਵਨ -- ।. ਭਾਉਂਦਾ ਹੈ, ਚੰਗਾ ਲਗਦਾ ਹੈ 
“ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ।” 
-- ਦੇਵ ੫, ੩੮, ੧” : ੨ (536) 
“ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ 
ਰਾਜਾ।” -- ਸੋਰ ਰਵਿ, ੨, ੩ : ੧ (658) 
3. ਧਿਆਨ, ਚਿੰਤਨ 
ਪਾਤੀ ਤ੍ਰਿਪਤਿ ਕਰੇ।”” 
-- ਸੂਹੀ ੧, ੧, ੩ : ੧ (726) 
4. ਭਾਉਂਦਾ, ਮਰਜੀ 
“ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ 
ਕਰੀਆ। ”-- ਸੂਹੀ ੫, ਛੰਤ ੪, ੨ : ੬ (779) 
ਭਾਵਨਾ -- ਚੰਗੇ ਲਗੇ 
“ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ 


ਭਾਵਨਾ।  - ਮਾਰੂ ੫, ਅਸ੫,੫:੧(1018) 


ਭਾਵਨਿ -- ਚੰਗੇ ਲਗਦੇ ਹਨ, ਭਾਉਂਦੇ ਹਨ 
“ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ 


ਭਗਤ ਰਸਾਲੇ।” _ -- ਜਪੁ ੧, ੨੭ : ੧੫ (6) 


ਹੋਰ ਰੂਪ -- ਭਾਵੰਨਿ -- 
“ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ।” 
(ਚੰਗੇ ਲਗਨ) 
-- ਮਾਝ ੫. ਬਾਰਾ ੪ : ੪ (134) 
ਭਾਵਨੀ -- 
“ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ 
ਕਰੇਇ।`”” (ਭਾਉਂਣਾ, ਚੰਗਾ ਲਗਣਾ) 








-- ਸਿਰੀ ੧, ਅਸ ੧, ੬ : ੧ (53) 
ਭਾਵਨੀ -- ।. ਚੰਗਾ ਲਗਣਾ, ਭਾਉਣਾ, ਵੇਖੋ 
“ਭਾਵਨਿ? 

“ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ 
ਸਿਧਿ ਹੋਇ।” 
-- ਗਉਂ ੪. ਵਾਰ ੧ਸ, ੪, ੧ : ੨ (300) 
ਪਵਿਤਾ। ”-- ਗਉ ੫, ਵਾਰ ੧੯ : ੨ (322) 
3. ਸੰਸਕਾਰ 
“ਕਰਮ ਭਾਵਨੀ ਸੰਗ ਲੀਨ। ” 
- ਬਸੰ ਕਬ, ੬, ੨ : ੨ (195) 
4. ਨੀਅਤ 
“ਸਾਧ ਸੰਗਿ ਰਾਮਈਆ ਰਸੁ ਪਾਇਓ ਨਾਨਕ 
ਜਾ ਕੈ ਭਾਵਨੀ ਨੀਕੀ।” 
-- ਮਲਾਂ ੫, ੨੫,੨ ੨ (1272). 
$,. ਭਾਵੀ 
“ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ।” 
-- ਸਲੋ ਕਬ, ੨0੭ : ੨ (1375) 
ਭਾਵਨੀਆ -- ਸ਼ਰਧਾ, ਮੁਰਾਦ, ਭਾਵਨਾ 
“ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ 
ਪਾਈਐ।” _ -- ਕਲਿ ੫, ੨, ੧ : ੧ (1321) 
ਭਾਵਨੁ -- ।. ਭਾਣਾ, ਹੁਕਮ, ਰਜ਼ਾ 
“ਤੇਰਾ ਬਿਖਮੁ ਭਾਵਨੁ । ” 
-- ਸਿਰੀ ੫, ੯੭, ੧" : ੨ (51) 
_ “ਭਾਵਨੁ ਤਿਆਗਿਓ ਰੀ ਤਿਆਗਿਓ। ” 
-- ਗਉ ੫, ੧੬0, ੧” : ੧ (214) 
3. ਭਾਉਂਦੀ, ਮਰਜ਼ੀ 
“ਕਾਹੇ ਕੀਜਤੁ ਹੈ ਮਨਿ ਭਾਵਨੁ। (ਮਨਮਤ) 
-` ਮਾਰੂ ਕਬ, ੬, ੧" : ੧ (1104) 
ਭਾਵਨ੍੍‌ -- ਚੰਗੇ ਲਗਨ 
“ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨ੍੍‌ ਰਤੇ ਤੇਰੇ 
ਭਗਤ ਰਸਾਲੇ। ” 
- ਆਸਾ ੧, ਸੋਦ ੧, ੧ : ੧੫ (347) 
ਭਾਵਰਤੰ =- ਗੁਣਾਂ/ਪੇਮ ਨਾਲ ਰਤਾ ਹੋਇਆ, ਗੁਣਾਂ 
ਵਾਲਾ, ਪ੍ਰੇਮ ਵਾਲਾ 





ਭਾਵਰਿ 


1829 











“ਪੁਰਮਾਂਦਿ ਪੁਰਖ ਮਨੋ ਪਿਮੰ ਸਤਿ ਆਦਿ 
ਭਾਵਰਤੰ। 

ਭਾਵਰਿ -- ਫੇਰੇ 
“ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ 
ਰੰਗ ਰਾਤੀ ।” 


- ਗੂਜ ਜੈਢੇ, ੧, ੧ : ੧ (526) 


-- ਆਸਾ ਕਬ, ੨੪, ੧ : ੨ (482) | 


ਭਾਵਾ -- ।. ਚੰਗਾ ਲਗੇ, ਭਾਵੇ, ਪਸੰਦ ਹੋਵੇ 
“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ 
ਨਾਇ ਕਰੀ।” -- ਜਪੁ ੧,੬ :੧(2) 
“ਆਗੈ ਸਹ ਭਾਵਾ ਕਿਨ ਭਾਵਾ। ” (ਚੰਗਾ ਲਗਾਂ) 
-- ਆਸਾ ੧, ੨੬, ੨ : > (357) 
ਹੋਰ ਰੁਪ -- ਭਾਵਾਂ -- 


“ਕੀਮਤ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ 


ਢੋਲੋ।” (ਚੰਗੀ ਲਗਾਂ) 
- ਤੁਖਾ ੧, ਬਾਰਾ ੬ : ੪ (1108) 
2. ਭਾਇਆ ਹੋਇਆ, ਪਸੰਦ ਹੋਇਆ 
- “ਕਾਮੁ ਕਰੀਜੇ ਠਾਕੁਰ ਭਾਵਾ। ” (ਚੰਗਾ ਲਗਦਾ, 
ਭਾਉਂਦਾ)-- ਗਉ ੫, ੧੪੮”, ੨ : ੧ (212) 
ਭਾਵਾਸਿ -- ਭਾਉਂਦੀ/ਚੰਗੀ ਲਗਦੀ ਹੈ 
-“ਅਨ੍ਹਿਕ ਪੂਜਾਂ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ 
ਹਰਿ ਭਾਵਾਸਿ। ” 
-- ਕਾਨ ੫, ੩੩, ੧ : ੧ (1304) 
ਭਾਵੀ -- ।. ਚੰਗਾ ਲਗੇ 
“ਜਿਉ ਭਾਵੀ ਤਿਉ ਨਾਮੁ ਜਪਾਇ।” 
-- ਗਉ ੧, ੧0, ੩ : ੨ (154) 
`_2. ਭਾਣਾ, ਰਜ਼ਾ 
“ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ 
ਸਹਾਈ। ”-- 
ਭਾਵ -- ਭਾਵ ਨਾਲ, ਖਿਆਲ ਨਾਲ 
“ਦੂਜੇ ਭਾਵੱਦੀ ਨਾਨਕਾ ਵਹਣਿ ਲੁੜੰਦੜੀ ਜਾਇ। ” 
-- ਸਲੋ ੫, ੧੬ ! ੨ (1425) 
ਭਾਵੀਆ -- ਚੰਗਾ ਲਗਾ ਰ 
“ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ। ” 
`` = ਰਾਮ ੫, ਵਾਰ ੧੫ : ੮ (964) 


ਭਾਵੀਸ -- ਭਾਉਂਦਾ/ਚੰਗਾ ਲਗਦਾ ਹੈ 


“ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ | 


ਤੁਧੁ ਭਾਵੀਸ। ”-- 


-- ਕਾਨ ੫, ੮, ੨ : ੧ (1298) 





-- ਮਲਾ ੫, ੧0, ੧: ੨ (1268). 


ਭਿਸਤ 

ਭਾਵੀਜਾ -- ਭਾਅ ਗਿਆ, ਚੰਗਾ ਲਗਾ 
“ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੇ ਭਾਵੀਜਾ 
ਹੈ।”? _-- ਮਾਰੂ ੫. ਸੋਲਾ ੩, ੧੧ : ੩ (1074) 


ਭਾਵੇ -- ਚੰਗਾ ਲਗਦਾ 
“ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇਂ । 
-- ਆਸਾ ੫, ੧੪੭, ੨ : ੧ (407) 
ਭਾਵੈ -- ।. ਪਸੰਦ ਆਵੇ, ਚੰਗਾ ਲਗੇ 
“ਜੋ ਤੁਧੁ ਭਾਵੈ ਸਾਈ ਭਲੀ ਕਾਰ।” 
ਰ -- ਜਪੁ ੧, ੧੬ : ੨੪ (3) 
“ਜੋ ਤਿਸੁ ਭਾਵੈ ਸੁ ਆਰਤੀ ਹੋਇ। ” 
-- ਧਨਾ ੧, ਸੋਹ ੩, ੩ : ੪ (13) 
“ਜੇਵਡੁ ਭਾਂਵੈ ਤੇਵਡੂ ਹੋਇ ।” 
-- ਜੰਪੂ ੧, ੨੬ : ੨੩ (6) 
3. ਭਾਵੇਂ, ਬੇਸ਼ਕ . 
ਬਹਿ ਧਰਤੀ ਵਿਚ ਕਮਾਈ।” 
- ਗਉ ੪, ਵਾਰ ੩0ਸ, ੪, ੨ : 2 (316) 
ਭਾੜਾ -- ਮਜੁਰੀ 
“ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲੇ 
ਭਇਓ ਬਿਰਾਨਾ।” 
-- ਗੂਜ ੫, ੮, ੩ : ੨ (497) 
ਭਾੜਿ - ਭਾੜਾ, ਮਜੂਰੀ, ਇਥੇ ਭਾਵ ਦਖਣਾ 


“ਲੈ ਭਾੜਿ ਕਰੇ ਵੀਆਹੁ। ” 
-- ਆਸਾ ੧, ਵਾਰ ੧ਪਸ, ੧, ੪ : ੭ (471) 
ਭਾੜੀ -- ਮਜਦੂਰ 


“ਭਾੜੀ ਕਉ ਓਹੁ ਭਾੜਾ ਮਿਲਿਆ ਹੋਰੂ ਸਗਲ 
ਭਇਓ ਸ਼ਿਰਾਨਾ।”-- ਗੂਜ ੫, ੮, ੩ : ੨ (497) 
ਭਿ - ਵੀ, ਭੀ 
“ਏਹਿ ਭਿ ਦਾਤਿ ਤੇਰੀ ਦਾਤਾਰ।” 
` ਦ ਜਪੁ ੧, ੨੫ : ੯ (5) 
| ਭਿਸਤ -- ਬਹਿਸ਼ਤ, ਸਵਰਗ (ਫ. ਬਹਿਸ਼ਤ) 
“ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਭ ਦੌਜਕ 
ਕਿਨਿ ਪਾਈ। ”-- ਆਸਾ ਕਬ, ੮, ੧ : ੨ (477) 
“ਗਲੀ ਭਿਸਤਿ ਨ ਜਾਈਐ ਛੁਟੈ ਸਚੁ 
ਕਾਮਾਇ।” (ਬਹਿਸ਼ਤ ਵਿਚ) 


1830 


ਭਿਤਾ 





ਨਲ ੧. ਜਾਰ ਸੰ, ਬੇ. 2 2 ੩ (100) 
"ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ 

ਮਨੁ ਮਾਨਿਆ।” (ਸਵਰਗ) 
>- ਪ੍ਰਭਾ ਕਬ, ੪. ੪ : 2 (1350) 


. __ ” ਮਾਰੂ ੫. ਸੋਲਾ ੧੨, ੧੧ : ੩ (1084) 
ਭਿਸਤੁ -- 
“ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ 
ਦੌਜਕੁ ਮੂੜੇ ਏਵ ਜਾਣੀ।” (ਸਵਰਗ) 
ਰ੍ - ਸਿਰੀ ੧, ੨੭, ੧ : ੨ (24) 
ਭਿਖ -- (ਸੰ. ਮਿਯ) ਭਿਖਿਆ, ਮੰਗਣਾ, ਯਾਚਨਾ 
“ਮੰਨੈ ਨਾਨਕ ਭਵਹਿ ਨ ਭਿਖ।” 
- ਜਪੁ ੧, ੧੫ : ੪ (3) 
“ਦਰਿ ਮੰਗਨਿ ਭਿਖ ਨ ਪਾਇਦਾ।” 
-- ਆਸਾ ੧, ਵਾਰ ੧੬ : ੫ (472) 
ਭਿਖਾ -- ਇਕ ਭੱਟ ਜਿਸ ਦੇ ਗੁਰੂ ਅਮਰਦਾਸ ਜੀ 
ਬਾਰੇ ਦੋ ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ 
ਵਿਚ ਦਰਜ ਹਨ। 
ਦਰਸਨੁ ਦੀਅਉ। ” -- ਸਵ ੩, ੧੯ : ੬ (1395) 
ਭਿਖਾਰੀ -- ਮੰਗਤਾ 
ਭਿਖਾਰੀ।” _-- ਸੋਰ ਰਵਿ, ੧, ੨ : ੧ (657) 
ਹੋਰ ਰੂਪ -- ਭਿਖਾਰੀਆ -- 


“ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ _ 


ਜਨ ਜੰਤਾ। ”-- ਸੋਰ ੪, ਵਾਰ ੨0 : ੩ (650) 
ਭਿਖਿਆ -- ।. ਭੀਖ, ਮੰਗੀ ਹੋਈ ਵਸਤ ਅੰਨ, 
ਖੈਰ __ 

“ਏਕ ਸਬਦ ਇਕ ਭਿਖਿਆ ਮਾਗੈ। 
-- ਗਉ ੧, ੬, ੪ : ੧ (223) 
2. ਹੈ ਭਿਖੇ ਭਟ ਵੇਖੋ ਭਿਖਾ 
"ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ 
ਤਿਵ ਰਹਉ।”-- ਸਵ ੩, ੨0 : ੬ (1396) 
ਭਿਖ੍ਾ - ਭਿਖਿਆ/ਖੈਰ ਮੰਗਣਾ 











ਇਆ ਸੁਖ ਤੇ ਭਿਖ੍ਾ ਭਲੀ ਜਉ ਹਰਿ ਸਿਮਰਤ 
ਦਿਨ ਜਾਹਿ। ”-- ਸਲੋ ਕਬ, ੧੧੨ : ੨ (1370) 
ਭਿਗਾ -- ਭਿਜਦਾ, ਰੀਝਦਾ 
"ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ 
ਹੈ ਭਿਗਾ।” 
- ਮਾਰੂ ੫, ਸੋਲਾ ੧੧, ੧੩ : ੩ (1083) 
ਭਿਜਉ -- ਪਈ ਭਿਜੇ/ਗਿਲੀ ਹੋਵੇ 
“ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ।” 
- ਸਲੋ ਫਰ, ੨੫ : ੧ (379) 
ਭਿਜਈ -- ਭਿਜਦਾ, ਪਤੀਜਦਾ, ਲਗਦਾ 
“ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ 
ਆਲਾਉ।” 
- ਗੂਜ ੩, ਵਾਰ ਦਸ, ੩, ੨ : ੩ (511) 
ਭਿਜੈ -- ਭਿਜਦਾ ਹੈ 
“ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ 
ਅੰਦਰੁ ਭਿਜੈ । -- ਗਉ ੪. ਵਾਰ ੨0 : ੧(312) 
ਭਿਟਿਓ -- ਛੋਤ ਨਾਲ ਭ੍ਰਿਸ਼ਟ ਹੋਣਾ ਅਪਵਿਤਰ 
ਹੋਣਾ 
"'ਸੁਚੇ ਅਗੈ ਰਖਿ ਓਨੁ ਕੋਇ ਨ ਭਿਟਿਓ ਜਾਇ।”` 
_ _ ਦਾ ਆਸਾ ੧. ਵਾਰ-ਐਹਸ, ੧. ੧22 ੧੪7੩) 
ਭਿਟੀਐ -- ਢੁਕੀਐ, ਸਪਰਸ਼ ਕਰੀਏ, ਨੇੜੇ 
ਆਈਏ, ਛੁਹੀਏ 
“ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ 
ਕ੍ਰੋਧੁ ਚੰਡਾਲ।” -- ਸਿਰੀ ੪, ੬੬, ੩ : ੩ (40) 
ਭਿਟੈ -- 1. ਛੋਹਣਾ, ਢੁਕਣਾ, ਫਟਕਣਾ 
“ਜਿਨਾ ਸਤਿਗੁਰ ਭੇਟਿਆ ਤਿਨ ਨੇੜਿ ਨ ਭਿਟੈ 
ਮਾਇ।”” -- ਗਉ ੩, ਅਸ ੯. ੬ : ੨ (233) 
2. ਅਪਵਿਤਰ ਹੋਵੇ ਰ੍ 
“ਮਤੁ ਭਿਟੈ ਵੇ ਮਤਿ ਭਿਟੈ।” 
` ਆਸਾ ੧, ਵਾਰ ੧੬ਸ, ੧, ੨ : ੧੭ (472) 
ਭਿੰਤਰਿ -- ਵਿਚ, ਅੰਤਰ 
"ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ 
ਜਗਤ੍ਰ ਪਰਿ ਛਾਇਯਉ।” 
- ਸਵ ੪, ਬਲ ੩ : ੩ (1405) 
ਭਿਤਾ -- ਭੇਤ 


"ਓਹੁ ਪਿਆਰਾ ਜੀਅ ਕਾ ਜੋ ਖੋਲ ਭਿਤਾ।” (ਭਾਵ 
ਪਰਦਾ) __- ਰਾਮ ੫, ਵਾਰ ੧੯ : ੪ (965) 


ਭਿਤਿ 18 





| ਭਿੜੈ 








ਭਿਤਿ -- 1. ਭਾਂਤ/ਪ੍ਰਕਾਰ ਦਾ 
“ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ। ” 
_- ਸੂਹੀ ਛੇ, ਵਾਰ ੨ : ੧ (786) 


ਚੋਗਾ 


.ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ 


0 


ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ 
ਮਨਹੁ ਗੁਮਾਨੁ । ` 
-- ਬਿਲਾ ੪, ਵਾਰ ੧0 : ੬ (853) 
ਭਿਨ -- ਵਖ 


“ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ 
ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ।” 
- ਸੂਹੀ ੫, ੪੪, ੧ : ੧ (746) 
ਹੋਰ ਰੂਪ -- ਭਿੰਨ -- 

“ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ।” (ਵੱਖ 
ਵੱਖ) -- ਗਉਂ ੩, ੨੯, ੧ : ੩ (160) 
ਭਿੰਨ ਨ ਕੋਇ। ” (ਵਖਰਾ) 

ਰ -- ਗਉ ੫, ਬਾਅ ੭ਸ : ੧ (251) 

“ਸਾਧ ਕੈ ਸੰਗਿ ਮਾਇਆ ਤੇ ਭਿੰਨ।” 
(ਨਿਰਲੇਪ) 

--'ਗਉ ੫. ਸੁਖ ੭, ੨ : ੯ (271) 

“ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ 


ਭਿੰਨ ਭਿੰਨ ਢਹਿ ਪਈਆ।” (ਵਖ ਵਖ, 


ਭਾਵ ਟੁਕੜੇ ਟੁਕੜੇ ਹੋਕੇ) 
-- ਬਿਲਾ ੪, ਅਸ ੩, 2 : ੨ (835) 
ਭਿੰਨੜੀ -- ਭਿਜੀ ਹੋਈ ਭਾਵ ਸੁਹਾਵਨੀ, ਸੁਖਦਾਈ 
“ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ।” 


-- ਬਿਲਾ ੧, ਛੰਤ ੨, ੨ : ੧ (844) 


ਭਿੰਨਾ -- ਭਿਜਾ, ਪਤੀਜਿਆ 

ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ। ” 

-- ਮਾਝ ੩, ਅਸ ੪, ੧ : ੨ (111) 

ਭਿਨਿ -- ਅਡ, ਵਖ 

“ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ 

ਦੀ ਰਲਾਈਆ।”-- ਮਾਝ ੪, ੭, ੩ : ੨ (96) 
ਭਿੰਨਿਅੜੇ -- ਭਿਜੇ ਹੋਏ 

“ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ 

ਨੀਕੇ ਰਾਮ। ”-- ਬਿਲਾ ੫, ਛੰਤ ੫, ੪ : ੧ (848) 








ਭਿੰਨੀ -- ਭਿਜੀ 
“ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ 
ਰਾਮਰਾਜੇ।-- ਆਸਾ ੪. ਛੰਤ ੧੬. ੪ : ੧ (449) 
“ਭਿੰਨੀ ਰੈਨੜੀਐ ਚਾਮਕਨਿ ਤਾਰੇ।  (ਭਿਜੀ ਭਾਵ 
ਸੁਹਾਵਨੀ)-- ਆਸਾ ੫, ਛੰਤ ੧0, ੧ : ੧ (459) 
ਹੋਰ ਰੁਪ -- ਭਿਲੀ - 
“ਹਰਿ ਰੰਗਿ ਚਲੁਲੇ ਜੋ ਰਤੇ ਤਿਨ ਭਿਨੀ ਹਰਿ 
ਰੰਗਿ ਚੋਲੀਆ।” (ਭਿਜੀ) 
-- ਗਉਂ ੪, ਵਾਰ ੧੯ਸ, ੪, ੧: ੫ (311) 
ਭਿੰਨੀਆ -- 
“ਕਰ ਜੋੜਿ ਸਾਧਨ ਕਰੈ ਬਿਨਤੀ ਰੈਣਿ ਦਿਨੁ 
ਰਸਿ ਭਿੰਨੀਆ।” (ਭਿਜੀ ਹੋਈ) 
-- ਗਉ ੧. ਛੰਤ ੧, ੪ : ੫ (242) 
ਭਿੰਨੁ - ਵਖ, ਅਤ 
“ਅਲਿ ਕਮਲ ਭਿੰਨੂ ਨ ਭੇਤੁ ।”” 
ਲੱ __ ਬਿਲਾ ੫, ਅਸ ੨, ੬ : ੪ (੧36) 
ਭਿੰਨੇ -- ਭਿਜਿਆ ਹੈ 
“ਦਿਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ 
ਸੁਣਿ ਮਨੁ ਭਿੰਨੋ।” 
- ਗਉਂ ੪, ਵਾਰ ੨੫ : ੫ (314) 
ਭਿਰੰਗੁ -- ਭੌਰਾ 
“ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ। ” 
- ਮਾਰੂ ੩, ਵਾਰ ਦਸ, ੩, ੨ : ੨ (1089) 
ਭਿਲਾ -- ਪਿੰਨਾ, ਭਾਵ ਪੋਟਲੀ 
“ਭੁਜਾ ਬਾਂਧਿ ਭਿਲਾ ਕਰਿ ਡਾਰਿਓ।” 
-- ਗੋਡ ਕਬ, ੪, ੧ : ੧ (870) 
ਭਿੜਿ -- 1. ਲੜ ਕੇ 
“ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ 
ਜੂਨੀ ਪਾਹਿ।” 
-- ਵਡ ੪, ਵਾਰ ੧੧ਸ, ੩, ੧ : ੫ (590) 
2. ਲੜਾਈ/ਜੰਗ ਵਿਚ 
"ਨ ਭੀਜੈ ਭੇੜਿ ਮਰਹਿ ਭਿੜਿ ਸੂਰ। ” 
-- ਸਾਰ ੪, ਵਾਰ ੧ਸ, ੧, ੨ : ੮ (1237) 
ਭਿੜੀਆ - ਲੜਨ ਲਗ ਪਿਆ _ 
“ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ। ” 
- ਗੂਜ ੩, ਵਾਰ ੧੯ : ੨'(516) 
ਭਿੜੈ -- ਘੋਲ ਕਰਦਾ ਹੈ, ਲੜਦਾ ਹੈ ਰ 


ਭੀ ਰ੍ ੍ `` 1832 ਭੀਖਨ 
“ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ “ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ।” 





ਰਚਿਆ।”” -- ਮਲਾ ੧, ਵਾਰ ੪ : ੪ (1280) -- ਆਸਾ ੧, ਵਾਰ ੧੫ਸ, ੧. ੨ : ੫ (471) 
ਭੀ - 1. ਵੀ 9. ਜੇ 
“ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।” “ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ 
- ਜਪੁ ੧, ੧੯: ੨(।) ਪਾਵਹਿ ਮਾਣ।” ਰ 
“ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ।” - ਸੋਰ ੪, ਵਾਰ ੧੧ਸ, ੩, ੧ : ੫ (646) 
- ਸਿਰੀ ੧, ੨੮, ੩ : ੨ (24) (ਸ਼ਬਦਾਰਥ ਅਰਥ ਹਰ ਹਾਲਤ ਵਿਚ ਵੀ ਕਰਦਾ 
“ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ।” ਹੈ: ” 
- ਮਾਝ ੧, ਵਾਰ ੧੧ਸ, ੧, ੨ : ੪ (143) | ਭੀਹਾਲਾ -- ਭੇਅੰਕੁਰ, ਡਰਾਵਣਾ 
2. ਫਿਰ ਵੀ, ਤਾਂ ਵੀ ““ਦੀਸਿ ਆਵਤ ਹੈ ਬਹੁਤੁ ਭੀਹਾਲਾ। ” 
“ਡੀ ਤੇਰੀ ਕੀਮਤਿ ਨ ਪਵੈ ਹਉ ਕੇਵਡੂ ਆਖਾ | - ਆਸਾ ੫, ੫੪, ੩ : ੧ (384) 
ਨਾਉ।”” _- ਸਿਰੀ ੧, ੨. ੧ : ੩ (4) | ਹੋਰ ਰੂਪ -- ਭੀਹਾਲੇ -- 
“ਲਹਰੀ ਨਾਲਿ ਪਛਾੜੀਐ ਭੀ ਵਿਗਸੈ “ਦੁੰਦਰ ਦੂਤ ਭੂਤ ਭੀਹਾਲੇ।” (ਡਰਾਉਣੇ) 
ਅਸਨੇਹਿ। ” - ਮਾਰੂ ੧, ਸੋਲਾ ੧੧, ੮ : ੧ (1031) 
- ਸਿਰੀ ੧, ਅਸ ੧੧. ੧ : ੨ (59) | ਭੀਹਾਵਲਾ -- ਡਰਾਉਣਾ 
3. ਤਾਂ “ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ 
“ਨਾਨਕ ਜਿਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਮੁਈਆਸਿ ਜੀਉ।” 
ਨ ਹੋਇ।” -- ਸਿਰੀ ੧, ੧੮, ੫ : ੩ (21) - ਸੂਹੀ ੧, ਕੁਚ ੨ : ੭ (762) 
4. ਤਾਂ ਤੇ, ਇਸ ਲਈ ਰ੍ ਭੀਹਾਵਲਿ -- ਭੈ ਭੀਤ, ਡਰੀ ਸਹਿਮੀ ਹੋਈ 
"ਭੀ ਕਰਤਾ ਰਹੁ ਡਰਣਾ।” “ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ। ” 
-- ਸਿਰੀ ੧, ੨੮, ੧੯ : ੨ (24) - ਮਲਾ ੧, ਵਾਰ ੧੨ : ੭ (1283) 
2. ਫਿਰ, ਮੁੜ ਭੀਹਾਵਲੈ -- ਡਰਾਉਣੇ 
“ਖਾਧਾ ਹੋਇ ਸੁਆਹ, ਭੀ ਖਾਣੇ ਸਿਉ ਦੋਸਤੀ।” “ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ 
ਹਰਿ ਨਾਮਾ।” 
“ਭੀ ਉਠਿ ਰਚਿ ਓਨੁ ਵਾਦੁ ਸੈ ਵਰ੍ਹਿਆ ਕੀ ਪਿੜ 


- ਗੂਜ ੫, ਵਾਰ ੧੭ਸ, ੫, ੨ : ੧ (519) 
ਬਧੀ। ” ਭੀਖ -- ਭਿਖਿਆ 
-" ਮਾਂਝ ੧, ਵਾਰ ੧੭, ੧, ੧ : ੬:੮ (146) “ਭੀਖਕ ਪੀਤਿ ਭੀਖ | 25 
ਰੰ ਪਉ ਰੰ ਪ੍ਰਭ ਪਾਇ । 
ਨ ਉਤ -- ਗਉ ੪, ੪੨, ੧ : ੧ (164) 
੨ ਬਿ ਲੀ ਭੀਖਕ -- ਭਿਖਿਆ ਮੰਗਨ ਵਾਲਾ, ਭਿਖਾਰੀ ਮੰਗਤਾ 
0 ਰਮ ਛੀਪਿਲ ਖਰੀ ਅਰ ਮਿ ਰੀ 


` ਸੈਰ ੧੧, ੪੩ (605) 


6. ਭੂਤਕਾਲ ਬੋਧਕ, ਭਦਿਆ `_ਦਾਤਾ।  - - ਧਨਾ ੩, ੯, ੧: ੧(666) 
“ਹੇ ਅਪਰੰਪਰ ਹਰਿ ਹਰੇ`ਹੈ ਭੀ 'ਹੋਵਨਹਾਰ।” ਮਨ ਭੀਖਕੁ -- ਲੀ 
- ਭਉ ੫, ਬਾਅ ੫੫ : ੫ (261)- ਹਉ ੫ ਸੱ ਸੂ ਰਿ 

7. ਭਇਆ, ਹੋਇਆ 
<< ਰ੍ ੦ | ਭੀਖਨ -- ਕਕੋਰੀ (ਲਖਨਊ ਦੇ ਨੇੜੇ) ਦਾ ਵਸਨੀਕ 
1 ਸੂਫੀ ਫਕੀਰ ਜਿਸ ਦੇ ਦੋ ਸ਼ਬਦ ਸੋਰਠ 


-- ਸਲੋ ਫਰ, ੧੧੨ : ੧ (1384) ਹ 
8 ਤੀ ਚਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 
੬9 ਸੀ 


ਭੀਖਿਆ 1833 ___ ਭੀਤਰਿ 














ਦਰਜ ਹੱਨ “ਕਵਨ ਸੁ ਜੁਗਤਿ ਜਿਤੁ ਕਰਿ ਭੀਜੈ। ” 
“ਕਹੁ ਭੀਖਨ ਦੁਇ ਨੈਨ ਸੰਤੋਖੋ ਜਹ ਦੇਖਾਂ ਤਹ ` ਹਉ ੫, ੮੫, ੨ : ੨ (੧1) 
ਸੋਈ।” -- ਸੇਰ ਭੀਖ, ੨, ੨ : ੨ (659) | 4. ਭਿਜਣਾ ਭਾਵ ਰੰਗਿਆ ਜਾਣਾ 
ਹੋਰ ਰੁਪ -- ਭੀਖਨੂੰ - “ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ 
ਗੁਰ ਪਰਸਾਇ ਕਹੈ ਜਨੁ ਭੀਖਲੁ ਪਾਵਉ ਸੌਖ ਜੀਉ।”” -- ਗੂਜ ੩, ੪, ੧” : ੨ (491) 
ਦੁਆਰਾ। ”- ਸੋਰ ਭੀਖ, ੨, ੩ : ੨ (659) | 5. ਭਿਜਣਾ ਭਾਵ ਪ੍ਰਚ ਜਾਣਾ 
ਭੀਖਿਆ -- ਭਿਖਿਆ, ਭੀਖ ੍ “ਵਾਦੁ ਪੜੈ ਰਾਗੀ ਜਗੁ ਭੀਜੈ।” (ਰਾਗ ਦੁਆਰਾ 
“ਕੋਈ ਭੀਖਕੁ ਭੀਖਿਆ ਖਾਇ। ” ਮਨ ਨੂੰ ਪ੍ਰਚਾਉਂਦਾ ਹੈ) ਰ੍ 
-- ਆਸਾ ੧, ੧੮. ੧: ੧ (354) | - ਰਾਮ ੧, ਅਸ ੫, 2 : ੧ (905) 
ਭੀਗੈ -- ਭਿਜੀਆਂ, ਗਿੱਲੀਆਂ ਹੋਈਆ 6. ਭਿਜੇ ਭਾਵ ਛੋਹੋ ਰ 
“ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ | _ "ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ। ” 
ਰੀਸਾਈ। ” -- ਗਉ ਕਬ, ੫੪, ੩ : ੨ (335) - ਮਾਰੂ ੧, ਅਸ ੬, 2 : ੨ (1012) 
ਭੀਜਈ -- ਭਿਜਦਾ ਭੀਤ -- !. ਡਰਿਆ ਹੋਇਆ 
“ਮਨਮੁਖੁ ਸਚਿ ਨ ਭੀਜਈ ਕੂੜੁ ਕੂਤਿ ਗੜਾਵੈ।” ਸਗਲ ਅਸਥਾਨ ਭੈ ਭੀਤ ਚੀਨ। ” 
(ਭਾਵ ਰਚਦਾ, ਖੁਭੁਦਾ) -- ਗਉ ੫. ੧੪੪”, ੨ : ੧ (211) 
` ਆਸਾ ੧, ਅਸ ੧੫, ੪ : ੧ (419) 2. ਦਰਵਾਜਾ, ਕਿਵਾੜ 
ਤਕ ਨੀ ਅਸਥੰਭਨਹ। ”-- ਸਸ ੫, ੪ : ੨ (1354) 
ਮਨੁ ਭੀਜਏ।”` (ਭਿਜ ਜਾਂਦਾ ਹੈ) ਭੀਤਰ -- ਅੰਦਰ 
ਰ -- ਆਸਾ ੧, ਛੰਤ ੧, ੨ : ੬ (436) “ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ 
ਭੀਜਾ -- ।. ਭਿਜਦਾ ਭਾਵ ਪ੍ਰਸੰਨ ਹੁੰਦਾ ਹੈ, ਰੀਝਦਾ ਬੁਲਾਵਹੁ।? _ -- ਸੋਰ ੫, ੩੧, ੧ : ੨ (617) 
ਰੈ _ ਹੋਰ ਰੂਪ -- ਭੀਤਰਿ - 
ਭੀਜਾ ਹੈ। ”-- ਮਾਰੂ ੫, ਸੋਲਾ ੩, ੩ : ੩ (1073) ਬਣਾਇ।?” -- ਸਿਰੀ ੫, ੯੧, ੩ : ੧ (50) 
2. ਭਿਜਾ ਭਾਵ ਰਸ ਵਾਲਾ ਹੋਇਆ - | ਭੀਤਰਿ -- ।. ਅੰਦਰ, ਵੇਖੋ 'ਭੀਤਰ” 
“ਹਰਿ ਰਸੁ ਚਾਖਿਆ ਤਉ ਮਨੁ ਭੀਜਾ ਪ੍ਣਵਤਿ | “ਏਕ ਕੀ ਕਰਿ ਆਸ ਭੀਤਰਿ।” (ਅੰਦਰ ਭਾਵ 
ਨਾਨਕੁ ਅਵਰੁ ਨ ਦੂਜਾ।” ਹੀ: ਦਿਲ ਵਿਚ) _ -- ਰਾਮ ੫, ੪0, ੨ : ੧ (895) 


`___ - ਖ੍ਭਾ ੧, ਅਸ ੫, ੮ : ੩ (1345) | 2. ਵਿਖੋ, ਵਿਚ 
ਭੀਜੈ -- ।. ਭਿਜਣਾ ਭਾਵ ਦੁਵਤ ਹੋਣਾ, ਪਸੀ ਜਨਾ “ਨਾ ਮਰ ਜਾਦੁ ਆਇਆ ਕਲਿ ਭੀਤਰਿ ਬਾਹੁੜਿ 


“ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ। ” ਜਾਸੀ ਨਾਗਾ। ” 
`_-- ਸਿਰੀ ੧, ੧੯, ੧ : ੨ (21) -- ਸਿਰੀ ੧, ਪਹ ੧. ੧ : ੪ (74) 
2. ਭਿਜਨਾ ਭਾਵ ਤ੍ਰਿਪਤ ਹੋਂ ਜਾਣਾ, ਰਜ ਜਾਣਾ, _ "ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ 
_ਰਸਿਕ ਹੋ ਜਾਣਾ ਰ੍ ਫਲੁ ਪਾਇਆ।”” 
“ਮੈਰੀ ਸਰਧਾ ਪੁਰਿ ਜਗ ਜੀਵਨ ਦਾਤੇ ਮਿਲਿ -- ਰਾਮ ਕਬ, ੮, ੧ : ੧ (970) 
ਹਰਿ ਦਰਸਨਿ ਮਨੁ ਭੀਜੈ ਜੀਉ।” | _3. ਵਿਚਕਾਰ, ਵਿਚ ਰ੍ 


-- ਮਾਝ ੪, ੪, ੧ : ੩ (95) “ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ 
3. ਪ੍ਰਸੰਨ ਹੋਣਾ, ਹੀਝਣਾ ਪ੍ਰਭੂ ਸੰਜੋਇਆ। ” 


ਭੀਤਰੇ 





_-- ਸਿਰੀ ੫, ਪਹ ੪, ੧ : ੪ (77) 
ਭੀਤਰੇ -- ਅੰਦਰੇ ਹੀ 
“ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ।” 
- ਬਿਲਾਂ ੫, ੩੩, ੧੯ : ੨ (808) 
ਭੀਤਾ =- ਦੀਵਾਰ, ਕੰਧ 


“ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਭਾ 


ਭਰਮ ਗੜਾ। ” 
- ਆਸਾਂ ੫. ਛੰਤ ੧, ੪ : ੩ (453) 
ਹੋਰ ਰੂਪ -- ਭੀਤਿ -- 
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ 
ਭੀਤਿ। ” (ਕੰਧ) 
- ਸਿਰੀ ੧, ਅਸ ੮, ੪ : ੧ (58) 
ਭੀੜਿ -- 
“ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ 
ਹਉਮੈ ਭੀਤਿ ਕਰਾਰੀ।” 
- ਮਲਾਂ 8, ੧, ੪ : ੧ (1263) 
ਭੀਨ -- ਭਿਜਦਾ, ਰੀਝਦਾ, ਪਸੀਜਦਾ 
“ਬਾਹਰਿ ਭੇਖ ਨ ਕਾਹੂ ਭੀਨ।” 


-- ਗਉ ੫, ਸੁਖ ੫, 2 : ੪ (269) 


ਰ੍ - ਮਾਝ ੫, ੨੧, ੨ : ੩ (100) 

“ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ। ” 
(ਭਾਵ ਪ੍ਰਸੰਨ ਹੋ ਗਿਆ, ਸੰਤੁਸ਼ਟ ਹੋ ਗਿਆ) 

-- ਤੁਖਾਂ ੫, ਛੰਤ ੧,-੧ : ੨ (1117) 
ਭੀਨਾਂ -- 

'ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ 
ਭੀਨਾਂ।` (ਭਿਜ ਗਿਆ, ਰਸ ਵਾਲਾ ਹੋ 
ਗਿਆ) 

- ਗਉ ਕਬ, ਅਸ ੪੩, ੨ : ੧ (332) 
ਭੀਨੀ -- ਕਿ 

“ਗੁਰਮੁਖਿ ਰੰਗੁ ਭਇਆ ਅਤਿ ਗੂੜਾਹਰਿ ਰੰਗਿ 
_ਭੀਨੀ ਮੇਰੀ ਚੋਲੀ।” 

- ਗਉ ੪, ਪੜੇ, ੧ : ੨ (168) 
ਭੀਨੇ -- 

“ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ। ” 


1834 


ਭੀੜੀ 

















(ਭਿਜ ਗਿਆ, ਰਜ ਗਿਆ) 
-- ਆਸਾ ਕਬ, ੩, ੨ : ੪ (476) 
ਭੀਨੈ -- 
"ਹਉਮੈ ਗਰਬੁ ਜਾਇ ਮਨ ਭੀਨੈ । ” (ਭਿਜਿਆਂ) 

- ਰਾਮ ੧, ਅਸ ੬, ੮ : ੧ (906) 
ਭੀਰ -- ।. ਮੁਸ਼ਕਲ ਰ 
“ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ 

ਕਰਉ ਤੁਮ੍ਹਾਰੀ। - ਰਾਮ ਕਬ, ੮, ੫ : ੨ (971) 
2. ਇਕੱਠ 
ਹਰਿ ਸੰਗਿ ਮਿਰੀਆ। ” 
- ਸਾਰ ੫, ੨੪, ੨ : ੨ (1209) 
ਹੋਰ ਰੂਪ -- ਭੀਰਿ - 
ਕਾਲ ਭੈ ਫਾਸੀ।” (ਭੀੜ ਸਾਧ ਸੰਗਤ ਦੀ) 
_-- ਭੈਰ ਕਬ, ੧੭, ੬ : ੧(1162) 
3. ਭੀੜਾ, ਤੰਗ .. 
"ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ 
ਤਹ ਭੀਰ ਬਾਟੁਲੀ।” 

- ਸਾਰ ੫, ੬੧, ੨ : ੧ (1216) 
ਭੀੜ -- ।. ਅਪਦਾ, ਭੀੜਾ, ਮੁਸੀਬਤ, ਦੁਖ, ਔਖ 
“ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ।” _ 

-- ਬਿਲਾ ੫, ੩, ਵਖ ੧ (੧02) 
2. ਇਕੱਠ, ਹਜੁਮ 

“ਸਾਥ ਲਡੇ ਤਿਨ ਨਾਠੀਆ ਭੀੜ ਘਣੀ 
ਦਰੀਆਉ।” 
ਰ੍ - ਮਾਰੂ ੧, ਅਸ ੧0, ੩ : ੨ (1015) 
“ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ 
__ਨਾਲਿ। ”-- ਰਾਮ ੫. ਵਾਰ ੩ਸ, ੫, ੧: ੧(957) 
ਭੀੜੀ -- ਤੰਗ __ ਰ੍ 
ਆਵਣੁ ਜਾਣੂ ਨ ਸੁਝਈ ਭੀੜੀ ਗਲੀ ਫਹੀ।” 
-- ਰਾਮ ੩. ਵਾਰ ੧੩ਸ, ੧. 2 ? ੫ (953) 
ਹੋਰ ਰੂਪ -- ਭੀੜੀਆ -- 
“ਜਿਥੈ ਅਵਘਟ ਗਲੀਆਂ ਭੀੜੀਆ ਤਿਥੈ ਹਰਿ 
ਹਰਿ ਮੁਕਤਿ ਕਰਾਇ।” (ਤੰਗ) 


- ਮਾਰੂ ੪, ੩, ੧ : ੩ (996) 





ਭੀੜੈ -- 
“ਹੁਕਮ ਕੀਏ ਮਨਿ ਭਾਵ ਦੇ ਰਾਹਿ ਭੀੜੈ ਅਗੈ 
ਜਾਵਣਾ । `-- ਆਸਾ ੧, ਵਾਰ ੧੪ : ੩ (471) 
ਭੁਅੰਗ -- ਸਰਪ, ਸਰਪਨੀ 
“ਤੇ ਉਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ 
ਬਿਖੁ ਚਾਖਾ।” -- ਜੈਤ ੪, ੨, ੨ : ੨ (696) 
ਭੁਅੰਗਮ - ਜੋਗੀਆਂ ਦੀ ਮਿਥੀ ਹੋਈ ਇਕ ਨਾੜੀ 
ਜੋ ਰੀੜ ਦੀ ਹੱਡੀ ਦੇ ਨਾਲ ਨਾਲ 
ਦਿਮਾਗ ਵਿਚ ਜਾਂਦੀ ਹੈ, ਕੁੰਡਲਨੀ 
ਨਾੜੀ। 
“ਪਾਠੂ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ 
ਭੁਅੰਗਮ ਸਾਧੇ। ” 


-- ਸੋਰ ੫. ਅਲ ੩, ੧ : ੧ (641) 
ਭੁਅੰਗਾ -- ਕ੍ੰਡਲਨੀ ਨਾੜੀ ਦੇ 
“ਬੇਧੀਅਲੇ ਚਕ੍ਰ ਭੁਅੰਗਾ। ” 
- ਰਾਮ ਕਬ, ੧0, ੨ : ੩ (972) 
ਭੁਇ -- ਧਰਤੀ, ਜ਼ਮੀਨ 


ਕਰੇਹੀ।” _ -- ਆਸਾ ੧, ੧੯, ੩ : ੧ (354) 
ਭੁਇਅੰਗ -- ਸੱਪ 
“ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ 
ਮਰਮੁ ਜਨਾਇਆ। ” 
-- ਸੋਰ ਰਵਿ, ੧, ੩ : ੧ (656) 
ਭੁਇਅੰਗਨਿ -- ਸੱਪ 
"ਭਇਅੰਗਨਿ ਬਸਰੀਆ।” 
- ਬਿਹਾ ੫, ੧, ੧ : ੨ (537) 
ਭੁਇਅੰਗਮ -- ।. ਕੁੰਡਲਨੀ ਨਾੜੀ ਜੋ ਸੱਪ ਦੀ 
ਸ਼ਕਲ ਦੀ ਹੁੰਦੀ ਹੈ 
“ਕਿਨਹੀ ਨਿਵਲ ਭੁਇਅੰਗਮ ਸਾਧੇ । ” 
-- ਰਾਮ ੫, ਅਸ ੧, ੧: ੩ (912) 
2. ਸੱਪ 
“ਮਾਇਆ ਬਿਖੁ ਭੁਇਅੰਗਮ ਨਾਲੇ। ” 
- ਮਾਰੂ ੧, ਸੋਲ ੯, ੧੩ : ੧ (029) 
ਭੁਇਅੰਗਮੁ -- ਪੇਚੀਦਾ, ਵਲਦਾਰ 
“ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ 
ਬਿਖੁ ਮਾਇ।” -- ਸਲੋ ੩. ੨੨ : ੧ (1415) 
ਭਇਅੰਗਾ -- ।. ਸਪ 

















“ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ 
ਕਾਲੁ ਜਮ ਕੰਕਰ ਭੂਇਅੰਗਾ। ” 
-- ਆਸਾ 8, ੫੯. ੧": ੨ (367) 
2. ਸਾਗਰ ਜੋ ਬਾਹਾਂ ਦਾ ਬਲ ਨਾਲ ਨਾ ਤਰਿਆ ਜਾ 
ਸਕੇ 
''ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ। ” 


-- ਵੰਡ ੪. ਘੋੜੀ ੧, ੨ : ੨ (575) 





ਭੁਸਰੀਆ - ਰੋਟ, ਮੰਨ 
ਮਾਹਿ।” 
- ਮਾਰੂ ੫. ਵਾਰ ੬ਸ. ੫. ੩ : ੧ (1096) 
ਝੁੱਸੁਂ - ਭੂਸਾ 
“ਫਾਟੇ ਨਾ ਕਨ ਟੂਟੇ ਕਾਧਨ ਕੋਦਉ ਕੋ ਭੁਸੂ ਖਈ 
ਹੈ।” -- ਗੂਜ ਕਬ, ੧, ੧" : ੨ (524) 


ਭੁਖ -- ।. ਖਾਣ ਦੀ ਇੱਛਾ 
“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ”” 
- ਜਪੁ ੧.੧:੩(!) 
2. ਇਛਾ, ਤਾਂਘ, ਤ੍ਰਿਸਨਾ 
ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ 
ਮਨ (ਮਿਲਣਦੀ) 
-- ਸਿਰੀ ੩, ੬੧, ੩ : ੨ (38) 
-- ਸਿਰੀ ੫, ਅਸ ੨੯, ੧੫.: ੮ (74) 
ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ।” 
(ਇਛਾ, ਤਾਂਘ)-- ਮਾਝ 8, ੪, ੧ : ੨ (95) 
ਨ ਜਾਈ।” (ਤ੍ਰਿਸ਼ਨਾ) ਰਹ 
- ਆਸਾ ੩, ਅਸ ੨੫, ੧” 
ਭੁਖਨਾ - ਭੁੱਖਾ ਹੀ 
“ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤਿ 
ਭੁਗਤਿ ਭੁਖ ਭੁਖਨਾ। ” 
=- ਸਮੁ ੫. ੪" 
ਭੁਖੜੀ - ਭੁਖ, ਇਛਾ 
“ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ 
_ਅਘਾਇ ਜੀਉ।” 
- ਸੂਹੀ ੫. ਕੁੱਚ ੩ : ੧੨ (763) 
. ਖਾਣ ਦਾ ਇਛਕ 


” ੩ (423) 


:੫ (130) 


ਭੁਖਾ -- ।. 





“ਮਨ ਭੁਖਾ ਭੁਖਾ ਮਨ ਕਰਹਿ ਮਤ ਤੂ ਕਰਹਿ 
ਪੁਕਾਰ । -- ਸਿਰੀ ੩, ੩੬, ੫ : ੧ (27) 
“ਜਲ ਮਦਿਜਿਾ ਅਗਨਿ ਹੀ ਲਹ ਪਤ ਚੂਕ 
ਤਿਹਾਇਆ।” 


-- ਮਾਝ ੧, ਵਾਰ ੨ : ੩ (138) 


2. ਇਛਾਵਾ 
ਸਭਿ ਗਵਾਈਆ। ” ਰ 
-- ਮਾਝ ੧, ਵਾਰ ੨੩ : ੫ (313) 
3. ਭੂਖ, ਖਾਣ ਦੀ ਇਛਾ 
“ਸਭੁ ਜਨਮੁ ਤਿਨਾ ਕਾ ਸਫਲੂ ਹੈ ਜਿਨ ਹਰਿ ਕੇ 
ਨਾਮ ਕੀ ਮਨ ਲਾਗੀ ਭੁਖਾ।” 
-- ਵਡੇ ੪, ਵਾਰ ੬ : ੨ (588) 
“ਘਰਿ ਹੋਂਦੇ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ 
ਸੋਝੀ ਨ ਹੋਇ।” (ਭੁਖ ਨਾਲ) 
- ਸਾਰ ੪, ਵਾਰ ੩੨ਸ, ੩, ੧ : ੭ (1249) 
ਭੁਖਾਨਿ -- ਭੁਖ 
'ਲਾਥੀ ਤਿਸ ਭੁਖਾਨਿ ਹਾਂ।” 
- ਆਸਾ ੫, ੧੫੮, ੨ : ੫ (409) 
ਹੋਰ ਰੂਪ -- ਭੁਖਾਨੀ -- 
“ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ 
ਭੁਖ ਭੁਖਾਨੀ। ”-- ਧਨਾ ੪, ੩, ੩ : ੨ (667) 
ਭੁਖਾਨੇ -- ਭੁਖੇ 
"ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ 
ਜੰਦਾਰੇ।” -- ਨਟ ੪, ਅਸ ੨, ੬ : ੨ (981) 
ਭੁਖਿਆ -- ।. ਤ੍ਰਿਸ਼ਨਾ ਦੇ ਅਧੀਨ ਰਹਿਣ ਨਾਲ, 
ਭੁਖਿਆਂ ਰਹਿਣ ਨਾਲ 
“ਭੁਖਿਆ ਭੂਖ ਨ ਉਤਰੀ ਜੇ ਬੰਨਾ ਪੁਰੀਆ ਭਾਰ।” 


੨<- ਜੀਪ 13 2 ੧ 5) 


2. ਖਾਣ ਦੇ ਇੱਛਕ 
“ਭਖਿਆ ਗੰਢ ਪਵੈ ਜਾ ਖਾਇ।” 
-- ਮਾਝ ੧, ਵਾਰ ੧੨ਸ, ੧, ੨ : ੬ (143) 
3. ਭੂਖ ਨਾ, ਭੁਖ ਸਦਕਾ 
“ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਇ 
ਗਵਾਰ। 
- ਸੋਰ ੪, ਵਾਰ ੧੩ਸ, ੩, ੧ : ੪ (647) 


ਭੁਖੀ -- ਭੁਖ 


1836 











ਭੁੰਚਹ 
“ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ 
ਤ੍ਰਿਸਨਾ ਭੁਖੀ। ”- ਸੋਰ ੫, ੩0, ੧ : ੨ (617) 
ਭੁਖੇ -- ਖਾਣ ਦੇ ਇਛਕ 
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ।” 
- ਮਾਰੂ ੫, ਵਾਰ ੧੯ਸ, ੫, ੧ : ੧ (1100) 
ਹੋਰ ਰੂਪ -- ਭੁਖੈ -- 
“ਰੂਪੈ ਕਾਮੈ ਦੋਸਤੀ ਭੂਬੈ ਸਾਦੈ ਗੰਢੁ।” 
- ਮਲਾ ੧, ਵਾਰ ੨੩ਸ, ੧, ੧ : ੧ (1288) 
ਭੁਗਤਾ -- ।. ਖਾਣ ਵਾਲਾ, ਭੋਗਨ ਵਾਲਾ, ਸੇਵਨ 
`_ਵਾਲਾ 
“ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ 
ਅਵਰੁ ਨ ਜਾਣਾ। ” 
੨ ਆਸਾ ੪, ਸੌਖ ੧, ੨ : ੩ (11) 
- ਮਾਝ ੩. ਅਸ ੨੭, ੪ : ੧ (125) 
2. ਭੋਜਨ, ਖਾਣਾ 
“ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ 
ਮਸਤਕਿ ਲੇਖਿਆ।” 
-- ਗਉਂ ੫, ੧੩੨”, ੩ : ੨ (208) 
_ਹੋਰ ਰੂਪ --  ਭੁਗੜਿ -- 
“ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ 
ਘਟਿ ਵਾਜਹਿ ਨਾਦ।” ( ਭੋਜਨ) 
੨੬... ੨੯. 116) 
'ਮੁਗਤਿ ਭੁਗਤਿ ਜੁਗਤਿ ਹਰਿ ਨਾਉ।” (ਅਨੰਦ 
ਮਾਨਣਾ, ਭੋਗਣਾ) 
- ਗਉ ੫, ੧੬੯, ੪ : ੧ (200) 
ਭੁਗਵੈ -- ਭੋਗਦਾ ਹੈ 
''ਬਇ ਅਨਦ ਜੇ ਮੂ ਬੁਗਵੈ ਹੰਵਿੰ ਸਿਮਰਤ 
ਬਿਨ ਸੈ ਸਭ ਦੁਖੁ।” 
-- ਟੋਡੀ ੫, ੨੯, ੧ 





: - (717) 


“ਆਵਹੁ ਮੀਤ ਇਕਤ੍ ਹੋਇ ਰਸ ਕਸ ਸਭਿ 
_ਭੁੰਚਹ। ” (ਭੋਗਦੇ ਹਾਂ) ੍ 





-- ਆਸਾ ੫, ੧੧੪, ੧ : ੧ (399) 
ਹੋਰ ਰੁਪ - ਭੁੰਚਹਿ -- 
੨ ਲੀ 


ਠਾਇ।? 
ਭੁੰਚਹੁ -- 


'-- ਆਸਾ ੫, ਅਸ ੨, ੩ : 2 (431) 


“ਤੁਸੀ ਭੋਗਿਹੁ ਭੁੰਚਹੁ ਭਾਈ ਹੋ।”? (ਖਾਵੋ) 


-- ਸਿਰੀ ੫, ਅਰ ੨੯, ੪ : ੧ (73) 
“ਸੁਖੁ ਭੁੰਚਹੁ ਮੋਰੇ ਭਾਈ।” (ਮਾਨੋ, ਭੋਂਗੋ) 
== ਸਚੇ ਖ. ੯2, 2 : ੪ (631) 
ਭੁੰਚਣ -- ਮਾਣਨ, ਭੋਗਣ, ਆਨੰਦ ਲੈਣ 


“ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਿਗੁਰ ਕੈ 


ਕੁਰਬਾਨਾ। ”-- ਵਡ ੫, ਛੰਤ ੧, ੩ : ੪ (577) 
ਭੁੰਚਤ -- ਭੋਗਦਿਆਂ, ਮਾਣਦਿਆ 

“ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬ਼ਿਪਤਿ 
- ਸਮੁ ੫, ੩" 


ਹਨ) -- ਸਸ ੫, ੨੪ :. ੧ (1356) 
ਭੁੰਚਨਾ -- ਭੋਗਣਾ, ਮਾਨਣਾ 
ਅਵਤਾਰ। ” -- ਗਉ ੫, ੧੫੮", ੨ : ੨ (214) 
ਭੁੰਚਾ -- ।. ਖਾਧਾ, ਛਕਿਆ 
--`ਗਉ ੫, ੧0੪, ੧” : ੨ (186) 


2. ਭੋਗਦਾ, ਮਾਣਦਾ 

- ਗਉ ੫. ਸੁਖ ੭, 2 ! ੬27) 
ਭੁੰਚਾਇ -- ਖੁਆ ਕੇ, ਛਕਾ ਕੇ 
“ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ 


ਵਿਜੋਗੁ।” -- ਸੋਰ ੫, ਅਸ ੨, ੩ : ੩ (641) 
ਹੋਰ ਰੂਪ - ਭੁੰਚਾਏ -- 

“ਕਾਪੜ ਭੋਗ ਰਸ ਅਨਿਕ ਭੁੰਚਾਏ।  (ਖੁਆਂਦਾ 

ਹੈ) - ਖ੍ਭਾ ੫.੧, ੨ : ੧ (1337) 
ਭੁੰਚਾਵਉ -- ਖੁਆਵਾਂ ਰ੍ 
“ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ। ” 


- ਸੂਹੀ ੫, ੨੭, ੧" : 


ਰ ੨ (742) 
ਹੋਰ ਰੂਪ -- ਭੁੰਚਾਂਵੈ -- ਰ 


1837 


: ੨ (1387). 


“ਭਗਤ ਕੀ ਨਿੰਦਾ ਨਰਕੁ ਭੁੰਚਾਵੈ ।” 
(ਭੁਗਾਉਂਦੀ ਹੈ) ਰ 
-- ਭੈਰ ੫, ੩੪. ੨ : ੨ (1145) 
ਵਾ ਸੇਵਨ ਕਰ, ਭੋਗ` ਚ 
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ।” 
-- ਸਿਰੀ ੫, ੮੭, ੧" : ੨ (48) 
“ਨਿਹ ਕੰਟਕ ਰਾਜੁ ਭੂੰਚਿ ਤੂ ਗੁਰ ਮੁਖਿ ਸਚੁ 
ਕਮਾਈ।” (ਭੋਗ) 
-- ਮਾਰੂ ੩, ਵਾਰ ੨ : ੧ (1087) 
ਹੋਰ ਰੂਪ - ਭੂੰਚੀਐ -- 
“ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ 
ਕਮਾਇ।” 


-- ਸਿਰੀ ੪, ਵਾਰ ੧੨ਸ, ੩. ੨ : ੭ (67) 





ਛੱਜ -- ਰ 
“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖੁ 
ਭੁੰਚੁ।` (ਮਾਨ, ਭੋਗ) 
- ਗੂਜ ੫. ਵਾਰ ੧੭ਸ, ੫, ੧ : ੧ (522) 
“ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ।” (ਖਾ) 
- ਸੂਹੀ ੫, 22, 2 : ੧ (742) 
ਭੂੰਚੈ - 
ਪੇਖਉ ਹਰਿ ਗੁਨੀ।” (ਭੋਗਦਾ ਮਾਨਦਾ ਹੈ) 
-- ਰਾਮ ੫, ੩, ੨ : ੨ (633) 
ਭੁਜ - ਬਾਂਹ, ਭੁਜਾ 
ਜ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿ 
ਇਤ ਬਿਲ (ਲੰਮੀਆਂ ਬਾਹਾ 
ਵਾਲਾ) __ - ਮਲਾ ਨਾਮ, ੨, ੩ : ੧ (292) 
ਹੋਰ ਰੂਪ -- ਭੁਜੰ -- 
“ਸਾਇਰੁ ਸੋਖਿ ਭੂਜੰ ਬਲਇਓ। ” (ਬਾਹਾਂ 
-- ਆਸਾ ਕਬ, ੧੫, ਪਨ ੨ ਸਿ 
ਭੁਜਬਲ -- ਜਿਸ ਦੀਆਂ ਬਾਹਾਂ ਵਿਚ ਬਲ- ਹੈ 
-- ਗਉ ੫, ੧੧੫, ੧” : 
ਭੁਜਾ - ਬਾਹਾਂ _ 
“ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ।” 
-- ਗਉ ੫, ਅਸ ੧੨, ੬ : ੧ (241) 


੧ (203) 


ਭੁੰਦੁ 1838 ੧ ਭੁਲਾਇ 








ਭੁੰਝੁ -- ਭੁੰਚ, ਛਕ, ਖਾ “ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ 
“ਸਤ ਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸਜਾਇ।” -- ਸੋਰ ੩, ੨, ੧“ : ੨ (600) 
ਸੰਗਤਿ ਹਰਿ ਰਸੁ ਭੁੰਛੁ।” ਭੁਲੰਨ੍ਹਿ -- ਕੁਲਦੇ ਹਨ, ਭੁਲੇਖਾ ਖਾ ਜਾਂਦੇ ਹਨ 

` ਬਸੇ 8, ੭, ੧” : ੨ (1179) | "'ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੂਲੰਨ੍।” 
ਭੁਯੰਗ -- ਸੱਪ - ਸੂਹੀ ੧, ੩, ੪ : ੧ (729) 


“ਆਜੁ ਕਾਲਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ।” | _ਹੋਰ ਰੂਪ -- ਭੁਲਨੀ -- 
-- ਸਲੋ ਕਬ, ੪0 : ੨ (1366) “ਓਇ ਭੁਲਾਏ ਕਿਸੀ ਦੇ ਨ ਭੁਲਕੀ ਸਚੁ ਜਾਣਨਿ 





ਹੋਰ ਰੁਪ -- ਭਯੰਗੰ -- ਸੋਈ।” (ਭੁਲਦੇ) 
“ਦਸਨ ਬਿਹੂਨ ਭਯੰਗੰ ਮੰਤੂੰ ਗਾਰੁੜੀ ਨਿਵਾਰੰ।” -- ਆਸਾ ੩, ਅਸ ੨੭, ੭ : ੨ (425) 
(ਸਪ) - ਗਾਥਾ ੫, ੧੬ : ੧ (361) । ਭੁਲਾ -- ਭੁਲਿਆ ਹੋਇਆ 
ਭੁਯੰਗਮ -- ਸੱਪ ਰ੍ “ਜਿਨਿ ਕਰਮਿ ਭੁਲਾ ਮਾਰਗਿ ਪਾਇਆ।” 
"ਮਲਿ ਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ -- ਸਿਰੀ ੧, ਅਸ ੨੮, ੧੪ : ੨ (72) 
ਤਜੰਤ। __-- ਸਲੋ ਕਬ, ੧੭੪ : ੨ (1373) । ਭੁਲਾਇ -- 1. ਭੂਲ ਗਏ, ਭੁਲੇਖੇ ਵਿਚ ਪੈ ਗਏ 
ਹੋਰ ਰੂਪ -- ਭੁਯੰਗਮੁ -- “ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ 
“ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤ ਨ ਭਰਮਿ ਭੁਲਾਇ। ” 
ਮਾਨੈ ਕੋਇ। -- ਸਲੋ ਕਬ, ੭੬ : ੧ (1366) - ਸਿਰੀ ੩, ੫0, ੨ : ੧ (33) 
ਭੁਰਿ -- ਭਰਕੇ ਹੋਰ ਰੂਪ -- ਭੁਲਾਇਓ -- 
- ਗਾਥਾ ੫, ੮ : ੧ (1360) ਪ੍ਰਭਿ ਆਪਿ ਭੁਲਾਇਓ।” (ਭੁਲਾਇਆ, 
ਭੁਲਉ -- ਭੁਲਦਾ ਭੁਲੇਖੇ ਵਿਚ ਪਾਇਆ) 
“ਸਚਿ ਸਿਰਜ੍ਰਿਉਂ ਸੰਸਾਰੁ ਆਪਿ ਆਭੂਲੁ ਨ . - ਟੋਂਡੀ ੫, ੩, ੧" : ੨ (712) 
ਭੁਲਉ। ” - ਸਮੁ ੫, ੭ : ੩ (1386) | _ ਭੁਲਾਇਅਨੂ -- ਰ 
ਹਰ ਕਾਮੁ। `- ਮਾਰੂ ੩, ਵਾਰ ੧੩ : ੨ (1090) 
- ਸਿਰੀ ੧, ੧੩, ੨ : ੧ (19) ਭੁਲਾਇਆ -- 
ਹੋਰ ਰੂਪ -- ਭੁਲਏ -- “ਇਹ ਜਗਤੁ ਭਰਮਿ ਭੁਲਾਇਆ। ” (ਕੁਲੇਖੇ 
“ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੂ ਵਿਚ ਪਾਇਆ) ਰ 
ਨ ਭੁਲਏ। ” (ਭੂਲਦਾ) ਵਿ _ - ਸਿਰੀ ੧, ਅਸ ੨੮, ੬ : ੧ (72) 
- ਸੂਹੀ ੧, ਛੰਤ ੫, ੯ : ੩ (767) ਭੁਲਾਇਆ -- 
ਭਲਣ =- ਵਿਸਰਨ ਯਾਦੋਂ' ਉੱਤਰ ਜਾਣ “ਮਮਤਾ ਲਾਇ ਭਰਮਿ ਭੋਲਾਇਆ। ” (ਭੁਲੇਖੇ 
ਤੁ ੨ ਲਨ 


“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ । 


ਦਾ 2) 
- ਸਿਰੀ ੧, ਅਸ ੧੨, ੮ : ੧(61) ਭੈਰ ੩, ੫, ੨: ੨(1129) 








ਨ 2. ਭੁਲਾਉਂਦੀ ਹੈ ਰ 
“ਮ੍ਰਿਗ ਤਿਸਨਾ ਪੇਖਿ ਭੁਲਣੇ ਵੂਠੇ ਨਗਰ ਵਰ ਸਿਰੀ ੧. ਅਸ 60 
ਰੱ ਵਿ .. ਮਨਿ ੧੨, ੧” 2960) 
ਗੰਧਬ।” (ਭੂਲਦੇ) "ਆਪਿ ਭੁਲਾਇ ਆਪੇ ਮਤਿ ਦੇਵੈ।” (ਭੁਲਾਉਂਦਾ 


- ਸਲੋ ੫, ੧੪ : ੧ (1425) 


ਕੈ ਵ ਹੈ (ਕਬ ੭ 0, 
ਭੁਲਦਾ -- ਭਾਵ ਭੁਲੇਖਾ ਖਾਂਦਾ ਹੈਂ) ਗਉ ੧, ਅਸ ੯, ੩ : ੩ (224) 











ਭੁਲਾਇਦਾ 1839 ਭੁਲਾਨਾ 
ਹੋਰ ਰੁਪ - ਭੁਲਾਇਅਨੁ -- “ਤਿਨ ਤੂ ਵਿਸਰਹਿ ਜਿ ਤੁਧੁ ਆਪਿ ਭੁਲਾਏ। ` 
“ਮਨਮੁਖ ਮੁਲਹੁ ਭੁਲਾਇਅਨੁ ਵਿਚਿ ਲਬੁ ਲੋਕੁ -- ਗਉ ੩, ੨੭,੨:੧(160) 
ਅਹੰਕਾਰ।”` (ਭੁਲਾ/ਵਿਸਾਰ ਦੇਣਾ) ਭੁਲਾਹਿ -- ।. ਭੁਲੀ, ਧੋਖੇ ਵਿਚ ਆਵੀ 
- ਬਿੰਹਾ ੪, ਵਾਰ ੨ਸ, ੩, ੧ : ੫ (549) | “ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ। ” 
ਭੁਲਾਇਆ -- -- ਆਸਾ ੩, ਅਸ ੩੩, ੫ : ੧ (428) 
“ਸਿਰਜਣ ਹਾਰਿ ਭੁਲਾਇਆ ਵਿਣੁ ਨਾਵੈ | 2. ਕੁਲੇ, ਭੁਲੇਖੇ ਵਿਚ ਪਵੇ 
ਨਾਪਾਕ।” (ਵਿਸਾਰਿਆ, ਭੁਲਾ ਦਿਤਾ) “ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ 
- ਸਿਰੀ ੫, ੭੧, ੨ : ੪ (42) ਭੁਲਾਹਿ। `-- ਰਾਮ ੧, ਓਐਅੰ ੪੭ : ੪ (936) 
ਭੁਲਾਇਦਾ - ਭੁਲੇਖੇ ਵਿਚ ਪਾਉਂਦਾ ਹੋਰ ਰੂਪ -- ਭੁਲਾਹੀ - 
“ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ “ਬਾਹਰ ਟੋਲੈ ਸੋ ਭਰਮਿ ਭੁਲਾਹੀ। ” (ਭੂਲਦਾ 
ਮਤਿੰ ਦੇਇ। -- ਸਿਰੀ ੪, ਵਣ ੧, ੪ : ੨ (82) ਹੈ) = ਮਾਝ ੫, 2੬; ੧: 2 (102) 
ਭੁਲਾਈ -- ਭੁਲੇਖੇ ਵਿਚ ਪੈਣਾ ਭੁਲਾਣਾ -- ।. ਭੁਲਾਇਆ ਹੋਇਆ 
“ਬਾਝੁ ਗੁਰੂ ਸਭ ਭਰਮਿ ਭੁਲਾਈ ਬਿਨੁ ਨਾਵੈ ਬਹੁਤਾ “ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ 
ਦੁਖੁ ਪਾਈ।” -- ਗਉ ੩, ੨੨, ੩ : ੧ (156) ਜਾਇ।” -- ਸਿਰੀ ੩, ੫੬, ੩ : ੩ (35) 
ਹੋਰ ਰੁਪ - ਭੁਲਾਈਅਨੁ -- ਹੋਰ ਰੁਪ -- ਭੁਲਾਣੀ -- 


-- ਸਿਰੀ ੧, ਅਸ ੧੨, ੧ : ੨ (60) 
ਭੁਲਾਏ -- ।. ਭੁਲੇਖੇ ਵਿਚ ਪਾਏ ਧੋਖੇ ਵਿਚ ਲਿਆਂਦੇ 
“ਮਾਹਿਆ ਮੋਹਿ ਮੇਰੈ ਪ੍ਰਭਿ ਕੀਨਾ ਆਪੇ ਭਰਮਿ 
ਭੁਲਾਏ । ` -- 
ਹੋਰ ਰੁਪ - ਭੋਲਾਏ -- 
14444 4 
ਧੋਖੇ ਵਿਚ ਲਿਆਦੇ) 
--- ਰਾਮ ੩. ਵਾਰ ੨0ਸ, ੩, ੨ : ੨ (956) 
2. ਚੇਤੇ ਤੋਂ ਹਟਾ ਦੇਵੇ, ਭੁਲਾ ਦੇਵੇ 





ਸਿਰੀ ੩, ਅਸ ੨੨, ੧ : ੧ (67) 





“ਦੂਜੈ ਲਾਗੀ ਭਰਮਿ ਭੁਲਾਣੀ।” (ਭੁਲੀ ਹੋਈ) 


-- ਮਾਝ ੩, ਅਸ ੨, ੫ : ੨ (।।0) 


ਉਰਵਾਰਿ ਨ ਪਾਰੇ।” (ਭੁਲਾਏ ਗਏ) 
-- ਬਿਲਾ ੩, ੧. ੩ : ੩ (797) 
2. ਭੁਲ ਗਿਆ, ਧੋਖੇ ਵਿਚ ਆ ਗਿਆ 
“ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ 
_ _ ਭੁਲਾਣਾ। '-- ਵਡ ੧. ਛੰਤ ੨, ੧ : ੫ (566) 
ਹੋਰ ਰੂਪ - ਭੁਲਾਣਿਆ -- 
“ਮਨਮੁਖ ਸਦਾ ਕੂੜਿਆਰ ਭਰਮਿ 
ਭੁਲਾਣਿਆ।” (ਭੁਲਾਇਆ ਗਿਆ, 
ਭੁਲਾਇਆ ਹੋਇਆ) 


- ਮਾਝ ੧, ਵਾਰ ੧੩ : ੫ (144) 


-- ਮਾਝ ੫, ਬਾਰਾ 2 : ੧ (134) 


। ਭੁਲਾਨਥ -- ਭੁਲਿਆ ਹੋਇਆ 


“ਪਰਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ 
ਭੁਲਾਨਥ। ' -- ਮਾਰੂ ੫. ੧0, ੩ : ੨ (001). 


ਭਲਾਨਾ -- ।. ਭੁਲਿਆ ਹੈ 


ਕੁਲਾਵਣਹਾਰੈ 
"ਦੂਜੈ ਭਾਇ ਭਰਮਿ ਭੁਲਾਨਾ। 





1840 


ਭੂਲੀ 


ਕੱਲੀ ਹੀ “ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ 
- ਗਉ ੩, ੨੬, ੧ : ੨ (159) ਭੁਲਾਵਾ ਲਾਹਿਆ ਜੀਉ।” 


ਹੋਰ ਰੂਪ -- ਭੁਲਾਨੀ -- 


ਦਾਦੇ ਭਜ ਐ,, 82, ! ਤੋ. (167 


“ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ | ਭੁਲਾਵੈ -- ।. ਧੋਖੇ, ਭੁਲੇਖੇ 


ਰਸਾ ਇਨ ਮਾਤਾ।” (ਭੁਲੀ ਹੋਈ ਹੇ) 
- ਸਿਰੀ ਕਬ, ੩. ੪ : ੨ (92) 


ਭੁਲਾਨੇ -- 
“ਹਰਿ ਬਿਨੁ ਭਰਮਿ ਭੁਲਾਨੇ ਅੰਧਾ।” (ਕੂਲਿਆ 
ਹੈ) __-- ਗਉ ਕਬ, ੫੧, ੧” : ੧ (334) 
2. ਭੁਲਾਇਆ ਹੋਇਆ 


- ਗਉ ੧, ਅਸ ੧, ੮ : ੨ (221) 
ਹੋਰ ਰੂਪ -- ਭੁਲਾਨਿਆ -- 
“ਕਿਉ ਸੁਖੁ ਪਾਵੈ ਭਰਮਿ ਭੁਲਾਨਿਆ।” 
(ਭੁਲਾਇਆ ਹੋਇਆ) 
- ਗਉਂ ੧, ਅਸ, ੯, ੧0 : ੨ (225) 
ਭੁਲਾਨੇ -- 
“ਭਰਮਿ ਭੁਲਾਨੇ ਜਾਣਹਿ ਦੋਇ।” (ਕੁਲੇ ਹੋਏ, 
ਭੁਲਾਏ ਹੋਏ) 
੮” ₹003.. ੧, ਛੇ? (680) 
3. ਭੁਲਿਆ ਹੈ, ਧੋਖੇ ਵਿਚ ਆਇਆ ਹੈ 
“ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ।” 
“ਪੰਪ, ਛੱਤੇ ੧੧ ;੧:(777) 
ਭੁਲਾਵਣਹਾਰੈ -- ਭੁਲਾਣ ਵਾਲੇ ਨੇ 


“ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ 
ਬਿਰਥਾ_ਬਿਉਹਾਰ।” 
- ਭੈਰ ੫, ੨੮, ੧" : ੨ (1143) 


ਭੁਲਾਵਣਾ -- ਕੁਲਾਣਾ, ਧੋਖੇ ਵਿਚ ਪਾਣਾ 
“ਹਉਮੈ ਆਵੈ ਜਾਇ ਭਰਮਿ ਭੁਲਾਵਣਾ। ” 


- ਸੂਹੀ ੧, ੪, ੧“ ! ੨ (752) 
ਹੋਰ ਰੂਪ -- ਭੁਲਾਵਣਿਆ -- 
“ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ 


ਭਰਮਿ ਭੁਲਾਵਣਿਆ। ” (ਧੋਖੇ ਵਿਚ ਪਾਉਣਾ) 
<-ਨੀ੨ ੩, ਅਸੇ.੧੪. 2 : ੩117) 

ਭੁਲਾਵਾ -- ਭੁਲੇਖਾ, ਧੋਖਾ 
- ਸਿਰੀ ਕਬ, ੧, ੩ : ੨ (92) 





ਭੁਲਿਆ -- 


“ਦੂਜੈ ਲਗੀ ਭਰਮਿ ਭੁਲਾਵੈ ।” 
੧੦. ਹਲੀਮੀ, ਵਿ, ੮4 (361) 
“ਆਪਿ ਭੁਲਾਵੈ ਆਪਿ ਮਾਰਗਿ ਪਾਏ।” 
- ਆਸਾ ੩, ਅਸ ੨੫, ੪ : ੩ (424) 


ਭੁਲਿ - ।. ਭੁਲ ਕੇ, ਗਲਤੀ ਕਰਕੇ, ਉਕ ਕੇ 


“ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ 
ਭਾਣੇ।” -- ਆਸਾ ੪, ਛੰਤ ੧੯, ੧ : ੨ (450) 
“ਬਹੂ ਰੰਗ ਦੇਖਿ ਕੂਲਾਇਆ ਭੁਲਿ ਭੁਲਿ ਆਵੇ 
ਜਾਇ ਜੀਉ।” ਰ 
- ਸੂਹੀ ੧, ਅਸ ੨, ੬ : ੨ (751) 
2. ਵਿਸਰਨਾ ` 
"ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ 
ਕੌੋਇ।” 
` ਮਾਰੂ ੩, ਵਾਰ ੧੧ਸ, ੩, ੧ : ੩ (1090) 
1. ਭੁਲਨ ਤੇ, ਉਕਨ ਤੇ, ਗਲਤੀ 
ਕਰਨੇ ਤੇ ਖੁੰਝਣ ਤੇ 
“ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ 
ਸਮਝਾਇ। ? -- ਸਿਰੀ ੩, ੫੮, ੪ : ੧ (36) 
“ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ।” 
(ਭੂਲਣ ਤੇ)-- ਸੂਹੀ ੩, ਅਸ ੩, ੨੯ : ੧ (756) 
2. ਭੂਲੇ ਹੋਇਆ, ਉਕੇ ਹੋਇਆ ਨੂੰ 
“ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ 
ਹੋਇ। ”-- ਸਿਰੀ ੩, ਅਸ ੨੩, ੭ : ੩ (68) 
ਹੋਰ ਰੂਪ -- ਭੁਲਿਆਂ -- 
''ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ 
ਕਰੇ।” (ਭੂਲਿਆਂ ਹੋਇਆ ਹੋਵੇ) 
- ਸਲੋ ੩, ੬੭ : ੧(142।) 


ਭੁਲੀ -- ।. ਉਕੀ ਹੋਈ, ਭੁਲੇਖੇ ਵਿਚ ਪਈ, ਧੋਖੇ 


ਵਿਚ ਆਈ 
“ਭਰਮਿ ਭੂਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ।” 
- ਸਿਰੀ ੧, ਅਸ ੧੨, ੧” : ੨ (60). 
“ਮੁੰਢਹੁ ਭੁਲੀ ਨਾਨਕਾਂ ਫਿਰਿ ਫਿਰਿ ਜਨਮਿ 


ਮੁਈਆਸੁ। ” 
-- ਸਿਰੀ ੪, ਵਾਰ ੧੫ਸ, ੫, ੨ : ੧ (89) 
“ਜੇ ਭੁਲੀ ਜੇ ਚੁਕੀ ਸਾਏ) ਭੀ ਤਹਿੰਜੀ ਕਾਢੀਆ।”” 
- ਸੂਹੀ ੫, ਅਸ ੪, ੧ : ੧ (761) 
2. ਵਿਸਾਰਿਆ, ਭੁਲਾਇਆ 
“ਕਾਮਣਿ ਪਿਹਹੁ ਭੁਲੀ ਜੀਉ ਮਾਇਆ ਮੋਹਿ 
ਪਿਆਰੇ। -- ਗਉ ੩, ਛੰਤ ੨, ੩ : ੧ (244) 
ਭੁਲੀਅਸੁ -- ਭੁਲੀ, ਉਕ ਗਈ, ਧੋਖੇ ਵਿਚ ਰਹਿ 
ਗਈ 
“ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ 
ਪਾਸਿ ਜੀਉ।”-- ਸੂਹੀ ੧, ਕੁਚ, ੧ : ੧0 (762) 
ਭੁਲੀਆ -- ਭੁਲੀ ਰਹੀ, ਭਲੇਖੇ ਵਿਚ ਰਹੀ, ਉਕ 
ਗਈ 
“ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ 
ਜੀਉ।” _ - ਸੂਹੀ ੧, ਅਸ ੨, ੧ : ੨ (751) 
ਹੋਰ ਰੂਪ - `ਭੁਲੀਐ -- _ 
“ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ 
ਅਭਿਮਾਨੁ।”” (ਭੁਲੀਦਾ/ਉਕੀਦਾ ਹੈ) 
` - ਸਿਰੀ ੧, ਅਸ ੧੨, ੪ : ੧ (61) 
ਭੁਲੀਐ -- 1. ਉਕੀਦਾ ਹੈ, ਭੁਲੇਖੇ ਵਿਚ ਪੈ ਜਾਈ 
ਦਾ ਹੈ, ਵੇਖੋ “ਭੁਲੀਆ' 
2. ਵਿਸਾਰ ਦੇਈਏ, ਭੂਲ ਜਾਈਏ 
“ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ। ” 
`__- ਰਾਮ ੫, ਵਾਰ ੧੪ : ੧ (964) 
ਭੁਲੁ -- ਉਕ, ਭੁਲੇਖੇ ਵਿਚ ਪਉ 
ਭੁਲੂ। `-- ਸਿਰੀ ੪, ਵਾਰ ਦਸ, ੩, ੨ : ੧ (8੨) 
“ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ।” (ਭੂਲਦਾ, 
ਭੁਲੇਖੇ ਵਿਚ ਪੈਂਦਾ ਹੈ) ਰ 
-- ਜੈਤ ੫, ਵਾਰ ੧0ਸ, ੫, ੨ : ੧ (706) 
ਭੁਲੇ -- 1. ਖੁੰਝ/ਉਕੇ ਹੋਏ, ਭੁਲੇਖੇ ਵਿਚ ਪਏ 
“ਮੂਲਹੁ ਭੂਲੇ ਗੁਰਸਬਦੁ ਨ ਪਛਾਣਹਿ। ” 
- ਮਾਝ ੩, ਐੱਸ ੩੧, ੬ : ੨ (128) 
ਹੋਰ ਰੂਪ -- ਭੁਲੈ -- 
“ਆਪਿ ਅਭੁਲੁ ਨ ਭੁਲੈ ਕਬਹੀ ਸਭੁ ਸਚੁ 
ਤਪਾਵਸੁ ਸਚੁਥਿਆ। ” (ਭੁਲੇਖਾ ਖਾਂਦਾ) 
-- ਬਿਹਾ ੪, ਵਾਰ ੧੩ : ੪ (553) 








1841 ` ਕਖ 


“ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ 
ਕਿਉ ਭੂਲੈ।”” (ਪੁੰਝਦਾ ਹੈ) ਰ 
- ਸੂਹੀ ੧, ਛੰਤ ੪, ੪ : ੩ (766) 





ਭੁਲੋ -- ਰ 
ਨਾਮੁ ਮਜੀਠਾ।” (ਭੂਲ ਗਿਆ, ਭੁਲੇਖੇ ਵਿਚ 
ਪੈ ਗਿਆ) ਰ 

- ਸੂਹੀ ੫, ਛੰਤ ੧, ੧ : ੩ (777) 


ਰ 2. ਭੁਲੇ ਹਨ, ਵਿਸਾਰਿਆ ਹੈ 


ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ।” 
-- ਗਉ ੫. ਵਾਰ ੨੭ਸ, ੫, ੨ : ੧ (315) 

ਹੋਰ ਰੂਪ -- ਭੁਲੈ -- 
“ਮਨਮੁਖਿ ਭੂਲੈ ਭੁਲਾਈਐ ਭੂਲੀ ਠਉਰ ਨੇ 


ਕਾਇ।” (ਭੂਲ ਜਾਂਦਾ ਹੈ) 
- ਸਿਰੀ ੧, ਅਸ ੧੨, ੧ : ੧ (60) 
ਭੂ -- 1. ਪ੍ਰਿਥਵੀ, ਧਰਤੀ 


“ਕਈ ਕੋਟਿ ਦੇਸ ਭੂ ਮੰਡਲ।” 
-- ਗਉ ੫, ਸੁਖ ੧0, ੩ : ੬ (275) 
“ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ । ” 
- ਮਾਰੂ ੫, ੨੨, ੩ : ੨ (1006) 
2. ਭੁਤ (ਤਤ) ਦਾ ਸੰਖੋਪ 
“ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ।” 
ਰ - ਗਉ ੫, ਥਿਤੀ ੧੨ : ੬ (299) 
ਹੋਰ ਰੂਪ -- ਭੂਅ - _ 
ਸਮਾਨੋ ਏਕੈ ਓਹੀ।” (ਧਰਤੀ) 
-- ਗਉ ੫, ੧੨੯, ੧ : ੧ (207) 
ਭੂਸੀ -- ਭੂਸੜੀ ਰੋਟੀ ਰ 
“ਕਬੀਰ ਸਾਧੂ ਕੀ.ਸੰਗਤਿ ਰਹਉ ਜਉ ਕੀ ਭੂਸੀ 
ਖਾਉ।” -- ਸਲੋ ਕਬ, ੯੯ : ੧ (1369) 
ਭੂਹਾਲੂ -- ਭੂ-ਪਾਲ, ਰਾਜਾ 
“'ਭਲਉ ਭੂਹਾਲੂ ਤੇਜੋ ਤਨਾ ਨ੍ਿਪਤਿ ਨਾਥੁ ਨਾਨਕ 
ਸਜ ਰ੍ -- ਸਵ ੩, ੨੧ : ੫ (1396) 
ਭੂਖ -- ।. ਭੁਖ ਰ੍ 
= ਜੱਖੂ ੧, ੨੫ : ੮ (5) 
“ਸਾਚੇ ਨਾਮ ਕੀ ਲਾਗੈ ਭੂਖ।  (ਅਭਿਲਾਸ਼ਾ, ਚਾਹ) 








-- ਆਸਾ ੧, ਸੋਦ ੩, ੧ : ੩ (9) 
“ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ। ” 
(ਤ੍ਰਿਸ਼ਨਾ, ਲਾਲਸਾ) 

-- ਸਿਰੀ ੧, ੧੮, ੫ : ੨ (21) 
`ਦੇਵਣਹਾਰ।” (ਖਾਹਿਸ਼, ਇਛਾ ਚਾਹ) 
. - ਗੁਜ ੧, ਅਸ ੨, ੧ : ੨ (503) 

'ਬਿਨੁ ਖਾਏ ਬੂਝੈ ਨਹੀ ਭੂਖ।” 


-- ਭੈਰ ੫, ੪੫, ੩ : ੧ (1149) 


2. ਭੁਖਾ 
“ਭੂਖ ਪਿਆਸੋ ਆਥਿ ਕਿਉ. ਦਰਿ ਜਾਇਸਾ 
ਜੀਉ। -- ਧਨਾ ੧, ਛੰਤ ੨, ੫ : ੧ (689) 
ਭੂਖਨ -- ।. ਗਹਿਣੇ ਰ 


“ਕਨਿਕ ਭੂਖਨ ਕੀਨੇ ਬਹੁ ਰੰਗਾ।”” 
> ਸੂਹੀ ੫, ੧, ੨ ? 2 (736) 
2. ਭੁਖ 
ਕਰੀਜੈ। ” 
੧ _- ਕਲਿ ੪, ਅਸ ੧, 2 : ੧ (1323) 
ਕੂਕਾ = ।. ਝੂਖਾ ' ਰ 
“ਸੰਤ ਕਾ ਦੋਖੀ ਭੂਖਾ ਨਹੀ ਰਾਜੈ।” 
-- ਗਉ ੫, ਸੁਖ ੧੩, ੬ : ੩ (280) 
ਹੋਰ ਰੂਪ - ਭੂਖੀ -- ਰ 
“ਸਦਾ ਭੂਖੀ ਪਿਰੁ ਜਾਨੈ ਦੁਰਿ।” (ਭਾਵ 


ਸਾ 


“ਭੂਖੇ ਪ੍ਰੀਤਿ ਹੋਵੈ ਅੰਨੁ ਖਾਇ।” (ਭੂਖੇ) 


- ਗਉ ੪, ੪, ੧: ੨ (164) 





“ਘਰਿ ਹੋਂਦੈ ਰਤਨਿ ਪਦਾਰਥਿ ਭੂਖੇ ਭਾਗਹੀਣ 


ਹਰਿ ਦੂਰੇ।” (ਅਤ੍ਰਿਪਤ) 
- ਵੱਡ ੪, ਛੰਤ ੩, ੩ : ੪ (574) 
2. ਭੂਖ 
ਤੂੰ ਮੇਰੋ ਪਿਆਰੇ ਤਾ ਕੈਸੀ ਭੂਖਾ।” 
ਰ੍ ` -- ਆਸਾਂ ੫, ੨0, ੧੯ 
ਹੋਰ ਰੂਪ -- ਭੂਖੈ -- 


“ਤਿਤੁ ਭੂਬੈ ਖਾਇ ਚਲੀ ਅਹਿ ਦੂਖ।” (ਭੁਖ 


ਸਦਕਾ) 


-- ਆਸਾ ੧, ੨, ੧ : ੪ (349) 


ਲੀ ਰ 


1842 . 











ਅਤ੍ਰਿਪਤ)-- ਆਸਾ ੫, ੯੬, ੧: ੩ (394). 


: ੧ (375) 


ਭੂਚਰ -- ਪ੍ਰਾਣਾਂ ਯਾਮ ਦੀ ਇਕ ਮੁਦਰਾ ਜਿਸ ਵਿਚ 
ਨਜ਼ਰ ਭਵਾਂ ਦੇ ਵਿਚਕਾਰ ਟਿੱਕਾਨ ਦਾ _ 
ਅਭਿਆਸ ਕੀਤਾ ਜਾਂਦਾ ਹੈ 
“ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ 
ਪਾਇਆ। ” -- ਰਾਮ ਨਾਮ, ੩, ੩ : ੧ (973) 
ਭੂੰਚਾ -- ਭੋਗੇ, ਖਾਧੇ, ਪੀਤੇ 
“ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ 


ਰਸ ਭੂੰਚਾ।”` -- ਦੇਵ ੫, ੩੨. ੨ : ੨ (534) 








`ਭੂਛ -- ਜੰਗਲੀ, ਮੁਰਖ, ਗਵਾਰ 





“ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ 
ਕੂ। -- ਮਾਰੂ ੫, ਵਾਰ ੪ਸ, ੫, ੩ : ੧ (1095) 
ੂੰਜਾ -- ਭੁਜਿਆ 
- ਪ੍ਰਭਾ ੧, ਅਸ ੫, ੮ : ੨ (1345) 
ਭੂਡੜੈ -- ਮਲੀਨ ਮਤਿ ਵਾਲੇ ਨੇ ਭੈੜੇ ਆਦਮੀ ਨੇ 
“ਭੂਡੜੈ ਨਾਮੁ ਵਿਸਾਰਿਆ ਬ਼ੂਡੜੈ ਕਿਆ ਤਿਸੁ 
ਚਾਰੋ।” _-- ਵਡ ੧, ਅਲਾ ੩, ੩ : ੩ (580) 
ਭੂੰਡੀ -- !. ਮਲੀਨ ਮਤ ਵਾਲੀ 
“ਭੂੰਡੀ ਕਾਮਣਿ ਕਾਮਣਿ ਆਰਿ।” 
-- ਬਿਲਾ ੧, ੩, 2 : ੨ (796) 
2. ਭਦੀ, ਕੋਝੀ, ਟੇਢੀ 
ਕੁਮਲਾਨੀ।”-- ਭੇਰ ੧, ੪, ੧ : ੧ (1126) 
ਜਰ ੨ 1. ਤਤ (ਕਾਮ ਕ੍ਰੋਧ ਲੋਭ ਮੋਹ ਅੰਹਕਾਰ) 
“ਪੰਚ ਭੂਤ ਸਚਿ ਭੈ ਰਾਤੇ ਜੋਤਿ ਸਚੀ ਮਨ ਮਾਹਿ।” 
-- ਸਿਰੀ ੧, ੧੫, ੪ : ੨ (20) 
2. ਪ੍ਰੇਤ, ਆਤਮਾ, ਭੂਤਨਾ 
- ਗਉ ੫, ਸੁਖ ੧0, ੪ : ੮ (276) 
“ਪਤ ਭੂਤ ਸਭਿ ਦੂਜੈ ਲਾਇ।” 
- ਬਿਲਾਂ ੩, ਵਾਂ ੧, ੬ : ੨ (841) 
3. ਰੁਪ, ਜੇਹਾ, ਸਮਾਨ, ਵਾਂਗ ਰ੍ 
“ਸਾਰ ਭੂਤ ਸਤਿ ਹਰਿ ਕੋ ਨਾਉ।” 
- ਗਉ ੫. ਸੁਖ ੧੯, ੬ : : ੯ (289) 
"ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ 
ਪਵਾਨ।”-- ਸਾਰ ੫, ੨, ੧" : ੨ (1202) 
4. ਹਸਤੀ ਭਾਵ ਜੀਵ, ਜੋ ਹੋਂਦ ਵਿਚ ਆਇਆ ਹੈ 








`__ - ਗਉ ੫. ਸੁਖ, ੨੩, ੬ : ੧ (294) 
ਬਿਬਾਦਾ। ”-- ਆਸਾ ਕਬ, ੨੮, ੩ : ੧ (463) 
5. ਲੰਘ ਚੂਕਾ ਸਮਾਂ 
- ਗੂਜ ਜੈਦੇ, ੧, ੨ : ੨ (526) 
6. ਪ੍ਰਿਥਵੀ ਆਦਿ ਤਤ ਰ 
“ਪੰਚਮੀ ਪੰਚ ਭੂਝ ਬੇਤਾਲਾ । ” 
-- ਬਿਲਾ ੧, ਥਿਤੀ ੬ : ੧ (839) 


“ਪੰਚ ਭੂਤ ਸਬਲ ਹੈ ਦੇਹੀ ਗੁਰੂ ਸਤਿਗੁਰੂ ਪਾਪ 


ਨਿਵਾਰੇ ।”” 
ਰ _ - ਨਟ ੪, ਅਸ ੬, ੨ : ੨ (963) 
'ਭੂਤਨਾ -- ਪ੍ਰੇਤ, ਭੂਤ ਰ੍ 
“ਕੋਈ ਆਸੈ ਭੂਤਨਾ ਕੋ ਕਹੈ ਬੇਤਾਲਾ।” . 
`_ - ਮਾਰੂ ੧, ੭, ੧ : ੧ (991) 
ਭੂਤਾ -- ਹਸਤੀਆਂ, ਜੀਵ _ ਰ੍ 
“ਸਿਮਰਹਿ ਪਸੁ ਪੰਖੀ ਸਭਿ ਭੂੜਾ।” 
- ਮਾਰੂ ੫. ਸੋਲਾ ੮, ੪ : ੧ (1079) 
ਭੂਤੁ -- ।. ਮਿਰਤ ਦੇਹ, ਸ਼ਵ, ਮੁਰਦਾ 
_ਦੀਆ।” _` - ਸੋਰ ਕਬ, ੨, ੨ : ੨ (654) 
2. ਪ੍ਰੇਤ, ਭੂਤ 
“ਉਹ ਤਉ ਭੂਤੁ ਭੂਤੁ ਕਰਿ ਭਾਗੀ।” 


ਰ -- ਸੂਹੀ ਰਵਿ, ੩, ੩ : ੨ (794) 
ਭੂਪਤਿ -- ਭੂਪਤਿ, ਪ੍ਰਿਥਵੀ ਦਾ ਸੁਆਮੀ, ਰਾਜਾ 
“ਭਇਆ ਭੇਦ ਭੂਪਤਿ ਪਹਿਚਾਨਿਆ।” (ਹਰਿ 


ਰਾਜਾ) -- ਗਉ ਕਬ, ਬਾਅ ੩0 : ੪ (342) 


ਪੜਿ ਹੋਇ ਗੇ ਵਾਚ ਕੋਸੀ ਇਨ ਨ 


-- ਆਸਾ ੫, ੮੬, ੧: ੧ (391)' 


.- ਸਲੋ ਕਬ, ੨੪ : ੨ (1365) 

ਭੂੰਭਰ -- ਭੁਬਲ, ਗਰਮ ਸੁਆਹ 
“ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ 
_ਭਾਭਾ। ” 


- ਪ੍ਰਭਾ ੪, ੬, ੩ : ੨ (1337) 


-- ਆਸਾ ੫, ੭੬; ੨ : ੨ (389) 


ਭੂਮੰਡਲ -- ਬ੍ਰਹਮੰਡ, ਪ੍ਰਿਥਵੀ ਦਾ ਜਗਤ (ਸੰਸਾਰ) 


“ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ 
ਮਾਇ।” -- ਧਨਾ ੫, ੨੧, ੨ : ੧ (676) 
ਭੂਮਨ -- ਜ਼ਮੀਨ ਵਾਲੇ, ਧਰਤੀ ਦੇ ਮਾਲਕ, ਜਿੰਮੀਦਾਰ 
“ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ 
ਭੂਮਾ।'” - ਗੂਜ ੫, ਅਸ.੧, ੧ : ੧ (507) 
ਭੂਮਵੰਤੁ -- _ ਜ਼ਮੀਨ ਵਾਲਾ 
“ਦਰਬਵੰਤੁ ਦਰਬੁ ਦੇਖਿ ਗਰਬੈ ਗੂਮਵੰੜੁ 
ਅਭਿਮਾਨੀ।” -- ਧਨਾ ੫, ੩੪, ੧ : ੧ (679) 
ਭੂਮਾ -- ਵਡਾ, ਮੁਖੀ _ 
“ਰਾਜਨ ਮਹਿ ਤੂ ਰਾਜਾ ਕਹੀ ਅਹਿ ਭੂਮਨ ਮਹਿ 
ਭੂਮਾ।” _- ਗੂਜ ੫, ਅਸ ੧, ੧ : ੧ (507) 
ਭੂਮਿ -- ੍ ਧਰਤੀ, ਜ਼ਮੀਨ, ਭੂਮੀ 
“ਭੂਮਿ ਦਾਨੁ ਗਊਆ ਘਾਣੀ ਭੀ ਅੰਤਰਿ ਗਰਬੁ 
ਗੁਮਾਨੁ। -- ਸਿਰੀ ੧, ਅਸ ੧੪, ੪ : ੨ (62) 
“ਕਰਮ ਭੂਮਿ ਮਹਿ ਬੋਅਹੁ ਨਾਮੁ।” (ਭਾਵ ਸਰੀਰ) 
- ਗਉ ੫, ੭੩,੧: ੧ (176) 


ਹੋਰ ਰੂਪ - ਭੂਮੀ -- ਰ੍ 
“ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਕੇਤੇ ਧੂ 
ਉਪਦੇਸ। ” - ਜਖੁ,8, ੩੫ : ੫ (7) 


2. ਧਰਤੀ ਦਾ ਮਾਲਕ, ਜ਼ਮੀਨ ਵਾਲਾ 
“ਬਿਆਪਤ ਭੂਮਿ ਰੰਕ ਅਰੁ ਰੰਗਾ। ” 
` -- ਗਊ ੫, ੮੮, ੩ : ੧(182) 

ਭੂਮੀਆ -- ਧਰਤੀ ਦਾ ਮਾਲਕ ____ 
“ਭੂਮੀਆ ਭੂਮਿ ਊਪਰਿ ਨਿਤ ਲੁਝੈ। ” ਰ 
-- ਗਉ ੫, ੧੧੩, ੨ :-੧ (166) 

ਭੂਰ -- ।. ਭੂਤ ਕਾਲ, ਪਿਛਲਾ ਸਮਾਂ 


ਣਾ 


_ ਅਧਾਰਾ।” _`-= ਸਾਰ ੧, ੧, ੪ : ੧ (1197) 
2. ਭੂਰੀ, ਕਰੜ ਬਰੜੀ 
“ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ।” 
-- ਸਲੋ ਫਰ, ੯ : ੧ (1378) 
ਭੂਲ -- ਭੂਲ, ਉਕਾਈ 
“ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ 


- ਕੁਤਰੇ ਕਾਢੇ। ” -- ਗਉ ੪, ੫੯, ੪ : ੨ (171) “ਸਦਾ ਸਦਾ-ਇਹੁ ਭੂਲਨਹਾਰੁ । ” 
ਭੂਲਉ -- ।. ਭੁਲੋ, ਧੋਖੇ ਵਿਚ ਆਵੋ ਰ -- ਗਉ ੫, ਸੁਖ ੪, ੩ : ੯ (267) 





ਭੁਲਉ 1844 ਭੁਲਿਓ 








ਹੇ ਭਰਮਿ ਭੁਲਉ ਮਤਿ ਕੋਈ।” ਭੂਲਨਹਾਰੇ -- 
__ - ਬਿਲਾ ਕਬ, ੨, ੩ : ੨ (855) “ਸਾਸਿ ਸਾਸਿ ਹਮ ਭੂਲਨਹਾਰੇ।” 
2. ਭੁਲਿਆ ਹੋਇਆ ਰ -- ਗਉਂ ੫, ਬਾਅ ੪੮ : ੫ (260) 
“ਮਨੁ ਭੂਲਉ ਸਮਝਸਿ ਸਾਚਿ ਨਾਇ। ” ਭੂਲੜਾ -- ਭੁਲਿਆ ਹੋਇਆ 
_- ਬਸੰ ੧, ਅਸ ੨, ੧: ੧ (1187) | “ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ।” 
ਭੂਲਹ -- ਕੁਲੇ ਹੋਏ, ਭੁਲਾਂ ਕਰਦੇ - ਸੂਹੀ ੧, ਛੰਤ ੪, ੪ : ੨ (766) 
“ਤੁਝ ਬਿਨੁ ਦੂਜਾ ਅਵਰੂ ਨ ਕੋਈ ਭੂਲਹ ਚੂਕਹ | ਭੂਲਾ -- 1. ਮੈਂ ਕੁਲੇਖਾ ਖਾ ਜਾਵਾਂ 
ਪ੍ਰਭ, ਤੇਰੇ। ” -- ਰਾਮ ੫, ੩੭, ੧" : ੨ (894) | “ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ 
“ਹਮ ਭੂਲਹ ਤੁਮ ਸਦਾ ਅਚੂਲਾ ਹਮ ਪਤਿਤ ਤੁਮ ਨਾਉ।”  'ਜਿੱਚੀ %,.4.3 ੪੧1੪) : 
_ ਪਤਿਤ ਉਧਰੀਆ।” (ਭੁਲਣਹਾਰ) 2, ਭੁਲਿਆ ਹੋਇਆ 
-- ਸਾਰ ੫, ੪੫, ੧ : ੧ (1213) “ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ 
_ਹੋਰ ਰੂਪ - ਭੂਲਹਿ -- ਖੁਲਹਾਨੁ ।-- ਸਿਰੀ ੧, ੧੯, ੩ : ੨ (21) 
“ਭੂਲਹਿ ਚੂਕਹਿ ਬਾਰਿਕ ਤੂੰ ਹਰਿ- ਪਿਤਾ “ਮੂਲਹੁ ਭੂਲਾ ਆਵੈ ਜਾਇ। ” (ਖੁੰਝਿਆ ਹੋਇਆ) 
ਮਾਇਆ। ” (ਭੁਲਦੇ ਹਨ) -- ਭੈਰ ਨਾਮ, ੮, ੨ : ੩ (1165) 


`.`_- ਸਿਰੀ ੫, ੯੭, ੧ ੨ (5।) | ਭੂਲਾਏ -- ਭੁਲੇਖੇ ਵਿਚ ਪਾਏ, ਉਕਾਏ 
“ਮਤ ਭੂਲਹਿ ਰੇ ਮਨ ਚੇਤਿ ਹਰੀਂ।” (ਭੁਲ, | “ਤਪੁ ਕਰਤੇ ਤਪਸੀ ਭੂਲਾਏ।” 


ਉਕ) _ਦ ਬਸ ੧, ੧੨) ੧" : ੧ (117) - ਆਸਾ ੫, ੧, ੩ : ੧ (370) 
ਭੂਲਹੁ -- - ਭੁਲਿ -- 1. ਭੁਲ ਕੇ 
“ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ “ਅੰਧਾ ਭੂਲਿ ਪਇਆ ਜਮ ਜਾਲੇ।” 
ਭੂਲਹੁ' ਕੋਈ। ” (ਭੁਲੋ, ਓਕੋ, ਧੋਖੇ ਧੋਖੇ ਵਿਚ |. . -- ਮਾਝ ੧, ਵਾਰ ੪ਸ, ੧, ੨ : ੩ (139) 
ਆਵੋ) _-- ਧਨਾ ਕਬ, ੩, ੨ : ੧ (692) “ਐਸੇ ਕਾਹੇ ਭੂਲਿ ਪਰੇ ।” (ਭੁਲ ਵਿਚ ਪੈਂਦਾ ਹੈ, 
ਭੂਲਤੇ -- ਭੁਲਦੇ, ਉਕਾਈ ਕਰਦੇ ਉਕਦਾ_ ਹੈ) -- ਬਿਲਾ ੫, ੯੬, ੧" : ੧ (823) 
“ਹਮ ਅਪਰਾਧੀ ਸਦ ਭੂਲਤੇ ਤੁਮ ਬਖਸਨਹਾਰੇ।” | “ਤਉ ਕੜੀਐ ਜੇ ਭੂਲਿ ਰੰਵਾਣੈ।” (ਭੁਲੇਖੇ ਨਾਲ) 
-- ਬਿਲਾ ੫, ੩੪, ੧“ : ੨ (809) -- ਭੈਰ ੫, ੧੮, ੩ : ੨ (1140) 
`ਭੂਲਨ -- ਭੁਲਣਾ 2. ਭੁਲਣਾ 
“ਹਮਰੋ ਸਹਾਉ ਸਦਾ ਸਦ ਭੂਲਨ ਤੁਮੁਰੋ ਬਿਰਦੁ “ਭਜਹੁ ਗੋਬਿੰਦ ਭੂਲਿ ਮਤ ਜਾਹੂ।” 
_ਪਤਿਤ ਉਧਰਨ।” `_-- ਭੈਰ ਕਬ, ੯, ੧" : ੧ (1159) 
-- ਬਿਲਾ ੫, ੧੧੮, ੨ : ੧ (828) ਭੂਲਿਓ -- ।. ਭੁਲਿਆ ਹੋਇਆ, ਭੁਲੇਖੇ ਵਿਚ 
ਜੱਥੇ ਕਤਧਿ ਨ ਢੁਟੀਐ ਖਿਨ ਖਿਨ ਗੁਲਨਰਾਰੇ।” “ਕੋਈ ਮਾਈ ਭੂਲਿਓ ਮਨੁ ਸਮਝਾਵੈ।” 
'-- ਗਉ੫; ਬਾਅ ਪਤਸ : ੧ (261) -- ਗਉਂ ੯, ੬, ੧" : ੧ (220) 
ਹੋਰ ਰੂਪ -- ਭੁਲਨਹਾਰਾ -- । 2. ਭੁਲਿਆ ਹੈ __ ਰ 
--੮੮ ਜਜਗਜ “ਕਹਾ ਭੂਲਿਓਂ ਰੇ ਝੂਠੇ ਲੋਭ ਲਾਗ। 
ਹਲ <> ਗਊ ੫, 'ਬਾਅੰ ੧੭ : ੪ (253) - ਬਸੰ ੯, ੫,੧” : ੧ (1187) 
ਭੂਲਨਹਾਰੁ -- _| ਹੋਰ ਰੂਪ - ਭੂਲਿਆ -- 


ਭੂਲੀ 


1845. ਰ ਭੇਖ 





“ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ 
_ਕੈਸੇ ਭੂਲਿਆ।” (ਭੁਲਿਆ ਹੈਂ) 
-- ਸਰੋਂ ਕਬ, ੨, ੧" : ੨ 

ਭੂਲੀ -- ਭੁਲੀ ਹੋਈ, ਭਟਕ ਕੇ .___ 
` “ਭੂਲੀ ਭੂਲੀ ਬਲਿ ਚੜਾ ਥਲਿ ਚੜਿ ਡੂਗਰਿ ਜਾਉ।” 
-- ਸਿਰੀ ੧, ਅਸ ੬, ੭ : ੧ (57) 
“ਭੁਲੀ ਮਾਲਨੀ ਹੈ ਏਉ।” (ਧੋਖੇ ਵਿਚ ਆਈ, 


(654) 


ਭੂਲੀ) __- ਆਸਾ ਕਬ, ੨੪, ੧” : ੧ (479) 
ਹੋਰ ਰੂਪ -- ਭੂਲੀਐ -- 


`ਭੂਲੀਐ। ”- ਜੈਤ ੫, ਛੰਤ ੨, ੧ : ੩ (704) 
ਭੂਲੂ -- - ਕੁਲ, ਧੋਧੇ ਵਿਚ ਆ 
“ਸੂਰਤਿ ਦੇਖਿ ਨ ਭੂਲੂ ਗਵਾਰਾ।” 
` -- ਮਾਰੂ ੫, ਸੋਲਾਂ ੭, ੧ : ੧ (1077) 
ਭੂਲੇ -- 1. ਭੂਲੇ ਹੋਏ 
` “ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੂ।” 
ਰ -- ਸਿਰੀ ੧, ਅਸ ੮, ੧ : ੧ (57) 
“ਭੂਲੇ ਮਾਰਗ ਜਿਨਹਿ ਬਤਾਇਆ।” (ਭੂਲੇ ਹੋਏ 
) -- ਬਿਲਾ ੫, ੮, ੧ : ੧ (803) 
2. ਭੁਲਦਾ ਹੈ, ਭੂਲ ਕਰਦਾ ਹੈ 
“ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ 
ਪਰਾਨੀ।” -- ਸੋਰ ੯, ੧0, ੩ : ੨ (633) 
ਹੋਰ ਰੁਪ -- ਭੁਲੈ -- ਰ 
“ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ 
ਪਛਾਣਿਆ।” (ਭੁਲ ਗਏ) 


॥੨੧;੯ 


`__ ਸਿਰੀ ਬੇਣੀ, ੧. ੩ : ੨ (93) 


“ਆਪਹੁ ਕੋਈ ਮਿਲੈ ਨ ਭੂਲੈ। ” (ਭੁਲਦਾ ਹੈ) 
-- ਆਸਾਂ ੫, ੮੫, ੪ : ੧(391) 


ਆਥਿ।” (ਭੂਲਿਆ ਹੈ) 
- ਸਿਰੀ ੧. ਅਸ ੧0, ੬ : ੨ (59) 

ਭੂਲ - ਨ ਰ 
“ਤੂ ਅਭੁਲੁ ਨ ਭੂਲੌ ਕਦੇ ਨਾਹਿ।” (ਭੁਲਦਾ) 
-- ਬਸੰ ੧, ਅਸ ੨, ੮ : ੧(1188) 


3. ਭੁਲਾਏ ਹੋਏ 
“ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ 




















ਲੇਖਾਰੀ। ” 
- ਮਾਰੂ ੧, ਅਸ ੧੧,੫:੨ (1016) 
ਹੋਰ ਰੁਪ -- ਭੂਲੋ - 
“ਮਾਇਆ ਮੋਹ ਭੂਲੋ ਅਵਰੈ ਜੀਤੀ” 
(ਭੁਲਾਇਆ ਹੋਇਆ) 
-- ਧਨਾ ੫, ੯, ੧ : ੧ (673) 
ਭੇਉ - ਭੇਦ _ 
“ਕਹੁ ਕਬੀਰ ਜੋ ਜਾਨੈ ਭੇਉ।” 
-- ਗਉ ਕਬ, ੨੯, ੩ : ੧ (329) 
-- ਲਿਬਾਸ, ਤੂ 


`ਭੇਸ।” - ਨਲੋ ਕਥ, ੮:੧(1364). 
ਹੋਰ ਰੂਪ -- ਭੇਸਵਾ - 
“ਕਰਿ ਅਬਦਾਲੀ ਭੇਸਵਾ। ” (ਰੂਪ) 


-- ਭੈਰ ਨਾਮ, ੧, ੧" : ੨ (1167) 
ਕੀਨੋ ਭੇਸੂ।” (ਲਿਬਾਸ) 
- ਸੋਰ ੯, ੧0, 
ਭੇਖ -- ।. ਭੇਸ, ਰੁਪ 
ਜਰ ਤਲ 
ਕਮਾਇ।” __- ਸਿਰੀ ੩, ੩੫, ੧ : ੧ (26) 
“ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ 
ਤੈਸੇ ਰੇ।” (ਰੁਪ) ਰ੍ 
-- ਆਸਾ ੫, ੧੩0, ੧ : ੧ (403) 
“ਭੇਖਧਾਰੀ ਭੇਖ ਕਰਿ ਥਕੇ ਅਠਿ ਸਠਿ ਤੀਰਥ 
ਨਾਇ।” (ਧਾਰਮਨ ਮਰਯਾਦਾ) 
-- ਸੋਰ ੪, ਵਾਰ ੬ਸ, ੩. ੨ : ੫ (644) 
ਹੋਰ ਰੁਪ -- ਭੇਖੰ -- 
“ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ 


੧੧ 


ਭੇਖੰ। (ਭੇਖ ਦੁਆਰਾ) 


4 


- ਮਾਰੂ ੫, ਵਾਰ ੧੩ : 2 (1099) ' - 


2. ਭੇਖੀ, ਵਖ ਵਖ ਰੁਪ ਧਾਰਨ ਵਾਲਾ, ਭੇਖਧਾਰੀ 
“ਕਾਜੀ ਸੇਖ ਭੇਖ ਫਕੀਰਾ।” 
- ਗਉ ੧, ਅਸ ੧੪, ੭ : ੧ (227) 
3. ਭਿਖਾਰੀ __ 


ਭੇਖਧਾਰੀ 1846 ਰ੍ ਭੇਟਸੀ 





ਦੇਵਣ ਹਾਰੋ।” “ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ 
- ਸੂਹੀ ੧, ਛੰਤ ੨, ੩ : ੪ (764) ਨਦਰੀ ਨਾਹੀ ਕੋ ਭੇਖੁ।” (ਰੂਪ) 
“ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ` ਸੂਹੀ ੪, ੧੩, ੩ : ੨ (735) 
ਧੋਇ।” (ਭੇਖ ਕਰਨ ਵਾਲੇ) ਭੇਖੈ -- 
_ - ਸਾਰ ੪, ਵਾਰ ੩੩ਸ, ੩, ੨ : ੩ (1250) “ਇਸੁ ਭੇਂਥੈ ਥਾਵਹੁ ਗਿਰਹੋ ਭਲਾ ਜਿਥਹੁ ਕੋ 
_ ਭੇਖਥਾਰੀ -- ਭੇਖ ਧਾਰਨ ਵਾਲਾ, ਵੇਸ ਕਰਨ | ਵਰਸਾਇ।” (ਭੇਖ ਤੋਂ) 
ਵਾਲਾ -- ਵਡ ੪, ਵਾਰ ੪ਸ, ੩, ੧ : ੫ (587) 
“ਬਹੁਤੇ ਭੇਖ ਕਰੈ ਭੇਖਧਾਰੀ।” ਭੇਜਹਿ =- ਭੇਜੇ, ਘਲੇ, ਰਵਾਨਾ ਕਰੇ 
-- ਗਉ ੩, ਅਸ ੩, ੬ : ੧ (230) “ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ।” 
ਭੇਖਵਾਨੀ -- ਭੇਖਧਾਰੀ, ਭੇਖ ਕਰਨ ਵਾਲਾ -- ਸਿਰੀ ੩, ਅਸ ੨0, ੫ : ੨ (66) 


_'“ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ | ਭੇਜਿ -- ਘਲਣਾ 
ਭੇਖਵਾਨੀ। ” -- ਗੂਜ ੩, ਵਾਰ ੧੪ : ੩ (514) | “ਸਤਿਗੁਰ ਸਾਚੈ ਦੀਆ ਭੇਜਿ।” 





ਭੇਖਾ -- 1. ਭੇਖਧਾਰੀ, ਭੇਖਾਂ ਵਾਲੇ -- ਆਸਾ ੫, ੧0੧, ੧ : ੧ (396) 
“ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ।” | ਹੋਰ ਰੂਪ - ਭੇਜਿਆ - _ 
- ਮਾਰੂ ੧, ਅਸ ੧, ੧ : ੨ (1009) "ਧੁਰਹੁ ਖਸਮਿ ਭੇਜਿਆ ਸਚੈ ਹੁਕਮਿ 
2. ਭੇਖ ਰ ੍ ਪਠਾਇ।” (ਘਲਿਆ) 
“ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ - ਸਲੋ ੩, ੫੭ : ੧ (1420) 
-_ ਮਾਨਤ ਭੇਖਾ।” ਭੇਜੀ -- 
-" ਸਾਰ ੫. ੮੮; ੨: ੧(1221) "ਧੁਰ ਕੀ ਭੇਜੀ ਆਈ ਆਮਰਿ।” (ਭੇਜੀ 
ਭੇਖਾਰੀ - ਮੰਗਤਾ ਹੋਈ) __-- ਆਸਾ ੫, ੪, ੨ : ੧ (371) 
“ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ |__ਭੈਜੇ - 
ਵਿਡਾਣਾ।” -- ਆਸਾ ੪, ਸੋਪੁ ੧, ੨ : ੨ (11) “ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ 
ਭੇਖਿ -- ਭੇਖ, ਵਿਸ਼ੇਸ਼ ਪਹਿਰਾਵਾ ਪਾ ਕੇ `ਰੁਪ ਸੇਤੀ ਘਰਿ ਆਉ।” (ਘਲੇ) __ 
ਰ ਧਾਰਨ ਕਰਨਾ - ਧਨਾ ੫, ੨੮, ੧ : ੧ (678) 
“ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ।” ਭੇਜੇ -- ਸਰ 
` - ਮਾਝ ੧, ਵਾਰ ੨੧ : ੪ (148) “ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ 
ਹੋਰ ਰੁਪ -- ਭੇਖੀ -- ਥਾਪਿ ਲੈ ਜਾਵੈ।” (ਘਲੇ) __ ਰ 
“ਅਖਰ ਪੜਿ ਪੜਿ ਭੁਲੀਐ ਭੇਖੀ ਬਹਤ - ਸਾਰ ੪, ਵਾਰ ੨ਸ, ੧, ੨ : ੧(1238) ` 
ਅਭਿਮਾਨ।” (ਭੇਖ ਕਰਨ ਨਾਲ) ਭੇਟ -- ਅਰਪਨ, ਭੇਟਾ, ਨਜ਼ਰ ਰ 
-- ਸਿਰੀ ੧, ਅਸ ੧੨, ੪ : ੧ (61) | “ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ।” 
`ਭੇਖੂ -- ਰ੍ - ਬਿਲਾਂ ੫, ੪੧, ੧ ? ੨ (810) 
“ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ | ਭੇਟੰ -- ਮਿਲਾਪ ਹੋਣਾ 
_ਸਾਜੁ ਆਨੈ।”” (ਭੇਸ) "ਗੋਪਾਲ ਦਰਸ ਭੇਟੈ ਸਫਲ ਨਾਨਕ ਸੋ ਮਹੂਰਤਹ।” 
-- ਗਉ ੫, ੧੨੬", ੩ : ੨ (206). - ਜੈਤ ੫. ਵਾਰ ੧ਪਸ, ੫, ੧ : ੨ (709) 


ਮਨਿ ਵਸਿਆ ਚੂਕਾ ਭੇਖੁ।” (ਭਾਵ ਪਾਖੰਡ) “ਜਿਸੁ ਗੁਰੁ ਪੂਰਾ ਭੇਣਸੀ ਸੋ ਚਲੈ ਰਜਾਏ।” 


_ - ਸੋਰ ੧, ਅਸ ੨, ੭ : ੩ (636) - ਆਸਾ ੫, ੧੦੩, ੨ : ੨ (396) 


1847 











ਭੇਟਹਿ -- ਮਿਲਦੇ ਹਨ ` | ਜਨਾ ਭੇਟਾਇ। ”- ਰਾਮ ੪. ੨, ੨ : ੧ (8੧1) 
“ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ | ਭੇਟਿ -- ਮਿਲਕੇ ਰ 
ਕੁਰਬਾਨ।” -- ਭੈਰ ੫, ੫੨, ੨ : ੨ (1151) “ਗੁਰਮੁਖਿ ਗਿਆਨ ਭੇਟਿ ਗੁਣ ਗਾਹੀ।” 

ਭੇਟਣ -- ਮਿਲਣ ਪ੍ਰਾਪਤ ਕਰਕੇ) 

“ਸਨ ਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ - ਗਉ ੧, ਅਸ ੧੩, 2 : ੨ (227) 
ਵਡਿਆਈ।” _-- ਰਾਮ ੧, ੬, ੧ : ੨ (878) “ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ 

ਭੇਟਤ -- ਮਿਲਣ ਕਰਕੇ _ ਮਨੁ ਮਾਨਾ ਨਾਂ।” (ਮਿਲਕੇ) 

“ਸਤਿ ਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ __ ` ਰਉ ਕਬ, ੭੪, ੪ : ੨੧੨40) 
ਕ੍ਰੋਧੁ ਲੋਭੁ ਮਾਰਿਆ।” ੪੬੭ ੮੦ “ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ 


-- ਸਿਰੀ ੫, ਛੰਤ ੩, ੫ : ੫ (81) 
“ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ 
ਉਤਰੀ ਭੁਖ। ” (ਹੋਣ ਨਾਲ) 

ਰ੍ -- ਟੋਡੀ ੫, ੨੯, ੧ : ੨ (717) 

“ਭੇਟਬ ਸੰਗਿ ਇਹੁ ਭਉਜਲੁ ਤਾਰੇ।” (ਸੰਗ ਦੇ 
ਭੇਟਣ ਨਾਲ ਭਾਵ ਸੰਗ ਕਰਨ ਨਾਲ) __ 

- ਸੂਹੀ ੫, ੧੩, ੧ : ੨ (739) 

_ ਹੋਰ ਰੁਪ -- ਭੇਟੰ ਰ 


ਭੇਟੰਤਿ ਦਰਸਨਹ।” (ਦਰਸ਼ਨ ਮਿਲਿਆ 


- ਗਾਥਾ ੫, ੨੧ : ੨ (1361) 


ਭੇਟਤੇ - 


“ਖੁਲ੍ੜੇ ਕਪਾਟ ਨਾਨਕ_ਸਤਿਗੁਰ ਭੇਟਭੇ।” 


(ਮਿਲਦਿਆਂ ਹੀ) 
. _-- ਸਿਰੀ ੫, ਛੰਤ ੩, ੨੩ : ੨ (੧0) 
“ਸਾਧ ਸੰਗਿ ਜਮਦੂਤ ਨ ਭੇਟਨ।” 
- ਸੂਹੀ ੫. ਅਸ ੨, ੨ : ੨ (760) 
ਹੋਰ ਫੁਪ - ਭੇਟਨਾ -- 


“ਮਨੁ ਮੋਹੁ ਤਿਆਗਿ ਛੌਡਿਓ ਤਉ ਨਾਨਕ 


ਹਰਿ ਜੀਉ ਭੇਟਨਾ।” (ਮਿਲਦਾ ਹੈ) 
_- ਕਾਨ ੫, ੩੫, ੨. ੫ (1305) 
ਭੇਟਲ -- ਮਿਲਿਆ ਹੈ ` 
“ਨਾਮੇ ਸ੍ਰੀ ਰੰਗੁ ਭੇਟਲ ਸੋਈ।” 
-- ਭੈਰ ਨਾਮ, ੪, ੪ : ੨ (1164) 
ਭੇਟਾਇ -- ਮੇਲ ਕਰਾਉਂਦਾ ਹੈ ਰ 
ਜੇ ਵਡਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ 


ਮਿਟਾਇਓ।” (ਕਰਕੇ) 


-- ਕਾਨ ੫, ੨੬, ੧: ੧ (1305): 


-- ਸਿਰੀ ੧,,੨੨, ੩ : ੨ (22) 
“ਪੁਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ 
ਪੁਰਖੁ ਰਸਿਕ ਬੈਰਾਗੀ।” (ਮਿਲ ਪਿਆ) 

-- ਗਉ ੪, ੧੧੯”, ੨ : ੧ (204) 

ਗੁਰੂ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ` 
ਪਰਗਾਸਾ।” (ਦਰਸ਼ਨ ਕੀਤੇ, ਮਿਲਿਆ) 
- ਸੋਰ ੫, ੫,੧:੧ (609) 

_ ਭੇਟਿਆ -- ਰ੍ 
“ਜਿਨ ਕਉ ਪੁਰਸ਼ਿ ਲਿਖਿਆ ਸਤਗੁਰੁ 
ਭੇਟਿਆ ਤਿਨ ਆਇ।” (ਮਿਲਿਆ) 

- ਸਿਰੀ ੩, ੫੬, 2:8੪(35) 





ਭੇਟਿਐ -- 

“ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ' 
ਜੁਗਤਿ।” (ਮਿਲਣ ਨਾਲ) 

- ਗੂਜ ੫, ਵਾਰ ੧੬ਸ, ੫, ੨ : ੧ (522) 

ਕਹੀ ਨਾ ਜਾਇ।” (ਮਿਲਣ/ਛੋਹਨ ਨਾਲ) 


- ਪ੍ਰਭਾ ੩, ਅਸ ੧, ੧0 : ੨ (1346) 
ਭੇਟਿਲੇ -- ਮਿਲਿਆ ਰ 
-ਨਾਦਿ ਸਮਾਇਲੋ ਰੋ ਸਤਿਗੁਰ ਭੇਟਿਲੇ ਦੇਵਾ।” 
- ਸੋਰ ਲਾਮ, ੧, ੧" : ੧ (657). 


ਭੇਟੀਅਲੇ -- ਮਿਲ ਜਾਈਦਾ ਹੈ 








- ਰਾਮ ਕਬ, ੧0, ੨ : ੪ (972) 
ਭੇਟੀਐ -- ਮਿਲੀ 
"ਗੁਰ ਪੂਰਾ ਸਤਿਗੁਰੁ ਭੇਣੀਐ ਹਰਿ ਆਇ ਵਸੇ 
ਮਨਿ ਚਿਤਿ। ”-- ਸਿਰੀ ੪, ਵਣ ੧, ੫ : ੨ (82) 
“ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ।” 
(ਮਿਲੇ) -- ਮਾਂਝ ੫, ਬਾਰਾ ੫ : ੬ (134) 
ਹੋਇ ਜਾਇ।” (ਛੁਹਾਈ ਏ?) 
-- ਗਉ ੪, ਵਾਰ ੭ਸ, ੪, ੨ : ੭ (303) 
ਭੇਟੁਲਾ -- ਭੇਟ ਲਿਆ, ਮਿਲ ਲਿਆ ਭਾਵ ਦਰਸ਼ਨ 
ਕੀਤੇ 
“ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ।” 
- ਆਸਾ ਨਾਮ, ੫, ੨ : ੨ (486) 
ਹੋਰ ਰੂਪ -- ਭੇਟੁਲੇ -- 
“ਅਚਰਜੁ ਸੁਨਿਓ ਪਰਾਪਤਿ ਭੇਟੂਲੇ ਸੰਤ ਚਰਨ 
ਮਨੁ ਲਾਈਐ।” 
- ਬਿਲਾ ੫, ੯੨, ੧ : ੨ (822) 
ਭੇਂਟੇ -- ।. ਮਿਲਣ ਦੇ 
ਪੀਰੈ।” - ਸਿਰੀ ੩, ੬੩, ੧ : ੨ (38) 
2. ਛੂਹੇ 
“ਤਿਸੁ ਭੇਟੇ ਸਾਧੂ ਕੇ ਚਰਨ।” 
-` ਗਉ ੫. ੧੧੫, ੪ : ੨ (189) 
- ਗਉਂ ੫, ੧੨੯, ੧ : ੨ (191) 
ਹੋਰ ਰੂਪ -- ਭੇਟੈ -- 
ਜਿਸੁ ਆਇ।” (ਮਿਲੇ) 
- ਸਿਰੀ ੩, ੫੫, ੪ : ੨ (35) 
ਭੇਟੈ -- ।. ਮਿਲੈ, ਵੇਖੋ ਭੇਟੇ (3) 
“ਸੁਖੁ ਮਾਨੋ ਭੇਫੈ ਗੁਰ ਪੀਰੁ।” (ਮਿਲੇ) 
-- ਆਸਾ ੧, ਅਸ ੩, ੫ : ੩ (413) 
2. ਮਿਲਾਵੇ 
“ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ 
ਮਿਲਾਵਣਿਆ।” 


ਾ “੨੧ 2, ੩0... % ੨ (127) 











1848 :੍ - ` ਗਦਾ 





3. ਮਿਲਦਾ ਹੈ 
“ਐਸਾ ਜੋਗੀ ਵਡਭਾਗੀ ਭੇਟੈ ਮਾਇਆ ਨੇ ਬੰਧਨ 
ਕਾਟੈ।” -- ਗਉ ੫, ੧੩੨, ੫ : ੧ (208) 
4. ਭੇਟਾ ਲੈ ਕੇ 
"ਭੇਟੈ ਸਿਉਂ ਜਾਵਹੁ ਸਚਿ ਸਮਾਵਹੁ ਤਾ ਪਤਿ ਲੇਖੈ 
ਪਾਈ। ”-- ਵਡ ੧, ਅਲਾ ੨. ੨ : ੪ (579) 
5. ਮਿਲਿਆਂ, ਮਿਲਣ ਤੇ 
“ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ 
ਕਾਢੈ ਬਾਹ ਫਰੇ।” 
- ਬਿਲਾ ੫, ੯੬, ੨ : ੨ (823) 
ਭੇਡ -- ਇਕ ਚੌਪਾਇਆ/ਜਾਨਵਰ 
“ਮੁਕਤੀ ਭੇਡ ਨ ਗਈਆ ਕਾਈ।” 
-- ਗਉ ਕਬ, ੪, ੨ : ੨ (324) 
ਹੋਰ ਰੁਪ -- ਭੇਡਾ -- 
"ਉਡਾ _ਵਾਗੀ ਸਿਰੁ ਖੋਹਾਇਨਿ ਭਰੀ ਅਨਿ 
ਜੀ 
- ਮਾਝ ੧. ਵਾਰ ੨੬ਸ, ੧, ੧ : ੩ (149) 
ਭੇਡਾਰੇ -- ਭੇਡਾਂ ਵਾਂਗ 
"ਓਨਾ ਦਾ ਭਖੁ ਸੁ ਓਥੈ ਨਾਂਹੀ ਜਾਇ ਕੂੜੂ ਲਹਨਿ 
ਭੇਡਾਰੇ।” 
-- ਗਉ ੪, ਵਾਰ ੨੧ਸ, ੪, ੧ : ੫ (312) 
ਭੇਤ -- ਰਾਜ਼, ਗੁਪਤ ਗਲ 
“ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ। ” 
ਹੋਰ ਰੂਪ -- ਭੇਤਿ -- ` 
"ਨਾਮ ਅਧਾਰਿਂ ਚਲਾ ਗੁਰ ਕੈ ਭੈ ਭੇਤਿ।” 
(ਰਾਜ਼ ਨਾਲ) 


੬੬0 'ਸ8, ੧” 2 (1੧9 


ਭੇਤੁ -- ਰ੍ 
''ਜਾ ਜਮਿ ਪਕੜਿ ਚਲਾਇਆ ਵਣਜਾਰਿਆ 
ਮਿਤ੍ਰਾ ਕਿਸੈ ਨ ਮਿਲਿਆ ਭੇੜੁ।” (ਰਾਜ਼, 
ਗੁਪਤਗਲ)-- ਸਿਰੀ ੧, ਪਹ ੧, ੪ : ੨ (75) 
ਭੇਤੁ -- ।. ਰਾਜ਼ ਵੇਖੋ 'ਭੇਤ” 
2. ਅੰਤਰ, ਫਰਕ 
'ਅਲਿ ਕਮਲ ਭਿੰਨ੍ਹ ਨ ਭੇਤੁ। ” 
- ਬਿਲਾ ੫, ਅਸ ੨, ੬ : ੪ (838) 
ਭੇਦ =- ।. ਰਾਜ਼, ਭੇਤ 
“ਸੁਣਿਐ ਜੋਗ ਜੁਗਤਿ ਤਨਿ ਭੇਦ।” 





ਭੇਦਹਿ ਰ 1849 ਰ ਭੇਦੈ 
ਰ - ਜਪੂ ੧, ੯ : ੩ (2) | ਹੋਰ ਰੂਪ -- ਭੇਦਿਆ -- 


2. ਫਰਕ, ਵਿਤਕਰਾ, ਵਖੇਵੇ “ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ 

“ਗੁਰ ਕੈ ਬਚਨਿ ਕਟੇ ਭ੍ਰਮ ਭੇਦ।” ਮਨਿ ਆਇ।” (ਭੇਤ ਸਮਝਿਆ) 
-- ਗਉਂ ੫. ੭੪. 2 ! ੨ (177) -- ਬਿਹਾ ੪, ਵਾਰ ੧੮ਸ, ੩; ੧ : ੪ (555) 
ਹੋਰ ਰੂਪ -- ਭੇਦੰ - -। 2. ਵਿੰਨ੍ਹਿਆ ਗਿਆ 
“ਮਨ ਛੋਡਿ ਛੋਡਿ ਸਗਲ-ਭੇਦੰ।” (ਵੇਖੇ ਵੇ, “ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ 
ਭੇਦ ਭਾਵ, ਫਰਕ) ਘੁਰਵਾਸੁ। ” -- ਸਲੋ ੩, ੩੧ : ੩ (1416) 
-- ਗੋਂਡ ਨਾਮ, ੧, ੪ : ੨ (873) | ਹੋਰ ਰੂਪ -- ਭੇਦਿਆ - __ 

3. ਦੁਬਿਧਾ . “ਚੰਦ ਸਤ ਭੇਢਿਆਂ ਨਾਦ ਸਤ ਪੂਰਿਆ ਸੂਰ 
“ਅਲਹ ਲਹੰਤਾ ਭੇਦ ਛੇ ਕਛੁ ਕਛੁ ਪਾਇਓ ਸਤ ਖੋੜਸਾ ਦਤੁ ਕੀਆ।” (ਵਿੰਨ੍ਹਿਆ) 
ਇਤ _ - ਮਾਰੂ ਜੈਢੇ, ੧, ੧ : ੧ (1106) 

ਮਤ “ਜੂਠਿ ਨ ਚੰਦ ਸੂਰਜ ਕੀ ਭੇਦੀ।” 

(ਪਹਿਲੀ ਤੁਲ ਵਿਚ ਪਹਿਲੇ ਭੇਦ ਦੇ ਅਰਕ -- ਸਾਰ ੪, ਵਾਰ ੭ਸ, ੧, ੧ : ੨ (1240) 

ਵਿਖੇਵੇ ਹੈ, ਦੂਜੇ ਦੇ ਰਾਜ਼) “ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ। ” 
-- ਗਉ ਕਬ, ਬਾਅ ੪ : ੧;੨ (340) (ਭੇਦਾਂ ਵਿਚ ਭਿੰਨਤਾ ਵਿਚ) 

4.. ਵਿਭਿੰਨ/ਵਿਚਾਰ - ਪ੍ਰਭਾ ਨਾਮ, ੧, 2 : ੨ (1350) 

“ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦੁ । ” | ਭੇਦੀਐ = ਵਿੰਨ੍ਹੇ ਜਾਣਾ ਰ 
- ਆਸਾ ੧, ੧੫, ੪ : ੧ (353) | “ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰ 

5. ਭਿੰਨਤਾ, (ਜੀਵਾਂ ਦੀਆਂ ਅਨੇਕ ਕਿਸਮਾਂ) ਦੁਆਰ।” __ -- ਸਿਰੀ ੧, ੧੩, ੫.: ੨ (19) 

“ਵਿਸਮਾਦੁ ਜੀਅ ਵਿਸਮਾਦੁ ਭੇਦ। ” “ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ 
- ਆਸਾ ੧, ਵਾਰ ੩ਸ, ੧, ੧ : ੨ (463) _ਬੁਝੈ।” (ਭਾਵ ਲੀਨ ਹੋਈਏ) 

ਭੇਦਹਿ -- ਭੇਤ ਵਿਚ, ਰਾਜ਼ ਵਿਚ ਉ - ਮਾਰੂ ੩, ਵਾਰ ੧੧ : ੩ (1090) 

“ਭਭਾ ਭੇਦਹਿ ਭੇਦ ਮਿਲਾਵਾ । ” ਭੇਦ =- 1. ਭੇਤ, ਰਾਜ਼, ਗੁਝੀਗਲ 

ਰ੍ -- ਗਉ ਕਬ, ਬਾਅ ੩0 : ੧ (342) “ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ।” 

ਭੇਦਾ -- ਫਰਕ, ਵਖੇਵੇ ਰ੍ - ਮਾਝ ੫, ੧0, ੪ : ੨ (97) 

“ਜਬ 'ਇਨਿ ਕਿਛੁ ਕਰਿ ਮਾਨੇ ਭੇਢਾ। ” 2. ਅੰਤਰ, ਵਿੱਥ, ਫਰਕ 

- -- ਗਉ ੫, ਅਸ ੧, ੫ : ੧ (235) “ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ 

ਭੇਦਿ - ।. ਵਿੰਨ੍ਹਿਆ ਜਾ ਕੇ ਭੇਦੁ ਨ ਭਾਈ।” ਰ 

“ਸੂਖ ਦੁਖ ਸਮ ਕਰਿ ਜਾਣੀ ਅਹਿ ਸਬਦਿ ਭੇਦਿ -- ਗੋਉ ੫, ੧੨੨”, ੪ : ੨-(205) 
ਸੁਖੁ ਹੋਇ।”-- ਸਿਰੀ ੧, ਅਸ ੭, ੫ : ੩ (57) | 3. ਫਰਕ,ਵਖਰਤਾ 

2. ਭੇਤ ਜਾਣ ਕੇ _ “ਭੇਦੁ ਨ ਜਾਣਹੁ ਮਾਣਸ ਦੇਹਾ।” 
ਵਜ ਰਮ ਤਮ ਜੀ ਰਾਤ ਕਬ ਕੋਇ - ਮਾਰੂ ੫, ਸੋਲਾ ੫, ਦ : ੨ (1076) 

ਗਹਿ ਸੋਰ ੧, ੫, ੩. : ੧ (597) ਭੇਦੇ - ਵਿੰਨ੍ਹੇ ਗਏ ਜਾ 


ਰਿ ਸਬਰ ਨ ਇਤ ਹੰਵਿਜ ` ਅਨਰਾਗੀ। ” - ਗਉ ਕਬ, ੪੭.੧: ੧ (333) 
ਲਾਗਾ. ਭਾਉ।” -- ਸੋਰ ੩, ਅਸ ੧, ੩ : 2 (637) | ਭੇਂਦੈ -- ਵੰਨਹਦਾ, ਚੀਰਦਾ 


ਭੇਨ 1850 


ਸਿ - ਬਿਲਾ ੯, ੩, ੨ : ੧(83।) 
=- ਭਿਜਦਾ ਹੈ 
ਰੀ 
ਹਰਿ ਰੰਗਿ ਭੇਲ।” 

- ਆਸਾਂ ੪, ੬੧, ੧ : ੨ (366) 

ਭੇਰੀ -- ਵਡਾ ਨਗਾਰਾ ਰ 
“ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ। ” 
-- ਆਸਾ ੧, ਅਸ ੧੨, ੧ : ੧ (417) 


“ਪਾਸਿ ਦਮਾਮੇ ਛਤੂ ਸਿਰਿ ਭੇਰੀ ਸਡੋ ਰਡ।” 


-- ਸਲੋ ਫਰ, ੪੫ : ੧ (1380) 
ਹੋਰ ਰੂਪ -- ਭੇਰੀਆ -- 
“ਵਾਤ ਵਜਨਿ ਟੰਮਕ ਭੇਰੀਆ।” 
- ਸਿਰੀ ੫, ਅਸ ੨੯, ੧੮ : ੧ (74) 


ਭੇਲਾ -- ਮਿਲੇ ਹੋਏ, ਲੀਨ 
“ਤੁਰੇ ਉਸਟ ਮਾਇਆ ਮਹਿ _ਭੇਲਾ।” 
ਰ - ਭੈਰ ਕਬ ੧੩, ੨ : ੩ (1160) 
ਭੇਵ -- ।. ਭੇਦ, ਭੇਤ 
“ਹਰਿ ਨਿਗਮ ਲੰਹਹਿ ਨੰ ਭੇਵ।” 

- ਬਿਲਾ ੫, ਅਸ ੧, ੬ : ੩ (837) 
“ਤਪਸੀ ਮਾਤੇ ਤਪ ਕੈ ਭੇਵ।” (ਭੇਤ ਵਿਚ) 

- ਬਸੰ ਕਬ, ੨, ੧ : ੪ (1193) 
2. ਹੋਏ, ਭਏ 

“ਭਗਤਿ ਹੇਤਿ ਨਰਸਿੰਘ ਭੇਵ।” 

- ਬਸੰ ਕਬ, ੪, ੫ : ੨ (1194) 
ਭੇਵਾ -- ਅੰਦਰ ਦੀ ਦਸ਼ਾ, ਅੰਤਹ ਕਰਣ 
“ਹਠਿ ਨਿਗ੍ਰਹਿ ਨ ਤ੍ਰਿਪਤਾ ਵਹਿ ਭੇਵਾ।” 

“ ਰਾਮ ੧, ਅਸ ੬, ੬ : ੨ (906) 
ਭੇੜਿ - ਭੇੜ (ਲੜਾਈ) ਵਿਚ 
_ “ਨ ਭੀਜੈ ਭੇੜਿ ਮਰਹਿ ਭਿੜਿ ਸੂਰ।” 

ਰ - ਸਾਰ ੪, ਵਾਸ ੧ੋਸ, ੧, ੨ : ੮ (1237) 
_ਭੇੜੀ -- ਛੁਹਾਵਾਂ 
“ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ।” 

- ਸਲੋਂ ਫਰ, ੧੨੩ : ੨ (1384) 
ਭੈ -- ।. ਡਰ '` ਦੇ 
ਕਰਿ ਇਨ 

(ਭਾਵ ਰੁਹਬ) 








- ਸਿਰੀ ੧, ੬, ੪: ੧(16) 


ਰ੍ ਭੈਹਾਰੀਆ 
2. ਭਵ ਸਾਗਰ _ ਰ 
“ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ 
ਉਤਾਰੁ।”` 


`- ਸਿਰੀ ੧, ਅਸ ੧0, ੪ : ੩ (59) 
“ਸਿਮਰਤ ਨਾਮੁ ਭੈ ਪਾਰਿ ਉਤਰੀਆ।” 
-- ਗਉ ੫, ੧੨0, ੧" : ੨ (190) 
3. ਭਿਆਨਕ, ਡਰਾਉਣਾ 
ਪਉ ਭਰਿ ਡੇ ਸਾਗਰ ਮਾਹਿ।” 
- ਗਉ ੫, ੭੯, ੨ : ੧(179) 
4. ਭਵ, ਸੰਸਾਰ, ਹਸਤੀ 
“ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ 
ਤਾਈ। ” -- ਆਸਾ ਕਬ, ੯, ੪ : ੧ (478) 
“ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਡੈ`ਸਿੰਧੁ 
ਸਾਗਰ ਤਾਰਣੋ।” (ਹਸਤੀ ਦਾ ਸਮੁੰਦਰ) 
-- ਬਿਹਾ ੫, ਛੰਤ ੪; ੪ : ੪ (544) 
ਭੈਆਨ -- ਭਿਆਨਕ, ਡਰਾਉਣਾ 
“ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੂ 
ਭੈਆਨ। -- ਗਉ ੫, ੧੫੮", ੧" : ੧ (214) 
ਭੈਇਲਾ - ਭਇਆ ਹੋਇਆ 
“ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ 
ਭੈਇਲਾ। ” -- ਪ੍ਰਭਾ ਨਾਮ, ੨, ੨ : ੨ (1351) 


ਲਾ _ਮੱਝ, ਦੁੱਧ ਦੇਣ ਵਾਲਾ ਇਕ ਪਸ਼ੂ 


ਭੈਸ ਮਾਗਉ ਲਾਵੇਰੀ।” 
- ਧਨਾ ਧੰਨਾ, ੧, ੨ : ੧ (695) 

ਭੈਸਰ -- ਭੈੱਸਾ, ਢਗਾ, ਝੌਟਾ 
“ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ 
ਗੋ।” - ਟੋਂਡੀ ਨਾਮ ੩, ੨ : ੧ (718) 
ਪਹਿ ਜਲਾ ਗਦਾ. ਜੀ ਇਸ ਜਜਤਿ 
ਕਰਾਵੈ।” _-- ਆਸਾ ਕਬ, ੬. ੧: ੨ (477) 


- ਸੂਹੀ ੫, ੩੪, ੧ : ੧ (744) 

ਭੈਹਰਨ -- ਭੈ (ਡਰ) ਦੁਰ ਕਰਨ ਵਾਲਾ 
“ਪਤਿਤ ਉਧਾਰਨ ਭੈਹਰਨ ਸੁਖ ਸਾਗਰ 
ਨਿਰੰਕਾਰ।” -- ਗਉਂ ੫, ਥਿਤੀ ੧: ੬-(296) 
ਭੈਹਾਰੀਆ -- ਭੈ ਭੀਤ ਹੋਣਾ 


“ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ।” 
-- ਗਉ ੫, ਅਸ ੧੨, ੨ : ੧ (240) 

ਭੈਜਲੁ -- ਡਰ ਦਾ ਸਮੁੰਦਰ ਭਾਵ ਇਹ ਸੰਸਾਰ 

“ਡੇ ਤੇ ਭੈਜਲੂ ਲੰਘੀਐ ਗੁਰਮਤੀ ਵੀਚਾਰੂ।” 





-- ਮਲਾ ੧, ਵਾਰ ੨੨ : ੫ (1288) 


ਭੈਣ -- ਮਾਂ ਪਿਉ ਜਾਈ, ਬੋਬੋ 
“ਭੈਣ ਭਾਈ ਸਭ ਸਜਣਾ ਤੁਧੁ ਜੇਹਾ ਨਾਹੀ ਕੋਇ 
ਜੀਉ।” -- ਸਿਰੀ ੫. ਅਸ ੨੯, ੧: ੩ (73) 
ਹੋਰ ਰੁਪ - ਭੈਣਾ - 
ਨਾ ਭੈਣਾ ਭਰਜਾਈਆ ਨਸੇ ਸਸਤੀ ਆਹ” 
(ਭੈਣ ਦਾ ਬਹੁ ਵਚਨ) 
- ਮਾਰੂ ੧, ਅਸ ੧੦, ੧ : ੧ (1015) 
ਭੈਣ -- ਭਵਨ ਸੰਸਾਰ 
ਜਸ ਨੇ ਤੂ ਰਖਵਾਲਾ ਜਿਤਾ ਤਿਨੈ ਭੈਣ” 
--ਰਾਮਖ, ਵਾਰ ੮ : =< (961) 
ਬਲਾ 
ਅਰਥ ਚਉਰਾਸੀ ਦਾ ਗੇੜਾ ਕੀਤਾ ਹੈ। ) 
ਭੈਣੇ =- ਹੇ ਭੈਣੋ, ਹੇ ਸਖੀਹੋ 


` “ਆਪਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਅਹ।” 


-- ਸਿਰੀ ੧, ੧0, ੧: ੧ (17) 
_ਹੋਰ ਰੂਪ -- ਭੈਣੋ -- 
`“ਵੈਦੋ ਨ ਵਾਈ ਭੈਣੋ ਨ ਭਾਈ ਏਕੋਂ ਸਹਾਈ 
ਰਾਮੁ ਹੈ।” (ਹੇ ਭੈਣੋ) 


.- ਮਾਰੂ ੫, ੩੨, ੧ : ੧ (1008) 


ਭੈਨਾ -- - ਹੈ ਭੈਣੋ 
-- ਆਸਾ ੪, ੫੫, ੧” 
ਭੈਭੰਜਨ -- ਡਰ ਨੂੰ ਭੰਨਣ ਵਾਲਾ 
` “ਤੇ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ।” 
:: -- ਗਉ ੫, ਬਾਅ ੪0ਸ : ੧ (256) 
ਹੋਰ ਰੁਪ -- ਭੈਭੰਜਨੁ -- 
“ਗੁਰੂ ਪਰਮੇਸਰੁ ਸੇਵਿਆ ਡੈਭੰਜਨੁ ਦੁਖ ਲਥੁ।” 
_ = ਸਿਰੀ ੫, ੯0, ੩ : ੪ (50) 
ਭੈਭੀਤ -- ' ਬਹੁਤ ਡਰਿਆ ਹੋਇਆ ਰ 
“ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ 
-ਨਿਰਮਲਹ। ” _ -- ਸਸ ੫, ੧੯ : ੨ (1355) 
ਦਹੀ << ਭੇਝੀਤੰ -- 


?: ੧ (366) 


185] 











ਭੋਗ 
“ਦੁਖੰ ਭਯੰਤਿ ਸੁਖ੍ਰੰ ਭੈਂ ਭੀਤੰ ਨਿਰਭਯਹ। ” 
- ਸਸ ੫, ੩੭ : ੨ (357) 
ਭੈਯਾਨ -- ਭਿਆਨਕ, ਡਰਾਉਣਾ 
“ਗਨੰਤ ਸ੍ਹਾਸਾ ਭੈਯਾਨ ਧਰਮੰ।” 

-- ਸੱਸ ੫, ੩ : ੪ (1354) 
ਭੈਰਉ -- 1. ਸਿਵਜੀ ਦਾ ਇਕ ਰੂਪ ਜੋ ਕੁਤੇ ਦੀ 
ਸਵਾਰੀ ਕਰਦਾ ਹੈ 

“ਭੈਰਉ ਭੂਤ ਸੀਤਲਾ ਧਾਵੈ।” 
- ਗੋਂਡ ਨਾਮ, ੬, ੧ : ੧ (874) 
2. ਇਕ ਪੂਰਨ ਰਾਗ 
“ਪ੍ਰਥਮ ਰਾਗ ਭੈਰਉ ਵੈ ਕਰਹੀ।”” 
'-- ਰਾਮ ੧: ੩ (1429) 
ਹੋਰ ਰੂਪ -- ਭੈਰਵ -- 
“ਅਸਟ ਪੁਤ ਭੈਰਵ ਕੇ ਗਾਵਹਿ ਗਾਇਨ 
ਪਾਤ੍।” (ਰਾਗ ਭੈਰਉ) . 
ਰ੍ - ਰਾਗ ੧ : ੧੨ (1429). 
ਭੈਰਵੀ - ਇਕ ਰਾਗਨੀ, ਭੈਰਉ ਰਾਗ ਦੀਆਂ ਪੰਜ 
ਬਿਲਾਵਲੀ, ਪੁੰਨਿਆ, ਬੰਗਲੀ ਤੇ 
`__ - ਅਸਲੇਕੀ 
“ਪ੍ਰਥਮ ਭੈਰਵੀ ਬਿਲਾਵਲੀ। ” 
__.= ਰਾਮ ੧ : ੫ (1429) 
ਡੈਲਾ -- ਭਇਲਾ, ਮੌਜੂਦ ਸੀ, ਵਸਦਾਸੀ 
“ਜੜ੍ਹ ਜਾਉ ਤਤ ਬੀਠਲੁ ਭੈਲਾ।” 


-- ਆਸਾ ਨਾਮ, ੨, ੧" : 








੧ (485) 
ਭੋ -!.ਹੇ 

“ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨ ਏ 
ਨਮਹ।” __-- ਸਸ ੫, ੧੧ : ੪ (1355) 
2. ਭਈਆਂ, ਹੋ ਗਈਆ ( 
“ਪੂਰਨ ਛੋਂ ਮਨ ਠਉਰ ਬਸੋ ਰਸ ਬਾਸਨ ਸਿਉ ਜੁ 
ਦਹੰ ਦਿਸਿ ਧਾਯਉ।” | 
-- ਸਵ ੪, ਨਲ ੧0 : ੩ (1400) 

ਭੋਗ -- 1. ਇਸਤ੍ਰੀ ਮਰਦ ਦਾ ਸੰਗਮ, ਮੈਖੁਨ 
ਕਮਾਹਿ।” _ -- ਸਿਰੀ ੩, ੩੫, ੩ : ੧ (26) 
2. ਇੰਦਰੀਆਂ ਦੁਆਰਾ ਮਾਨਿਆ ਗਿਆ ਰਸ, 


ਭੌਗਉ 
ਸਾਗਰ ਪੈ ਅਮਰੁ ਭਇਆ।” 

- ਸਿਰੀ ਭ੍ਰਿਲੋ, ੨, ੨ : ੧ (92) 

“ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ 

ਭੋਗ।`? _-- ਮਾਝ ੫, ਬਾਰਾ ੯ : ੪ (135) 

“ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ 
ਧਿਆਨ। ” (ਸੰਸਾਰਕ ਖੁਸ਼ੀਆਂ) 

-- ਗਉਂ ੪, ੧੫੫”, ੨ : ੧ (213) 

“ਹਰਿ ਕਾ ਨਾਮੁ ਜਨ ਕਉ ਭੋਗ ਜੋਗ।” (ਸੰਸਾਰਕ 








ਅਨੰਦ) -- ਗਉ ੫, ਸੁਖ ੨, ੬ : ੭ (265). 


ਹੋਰ ਰੂਪ -- ਭੋਗੰ -- 
“ਜਨਮੰ ਤਤ ਮਰਣ ਹਰਖੰ ਤ ਸੋਗੰ ਭੋਗੰ ਤ 
ਰੋਗ -- ਸਸ ੫, ੧੨ : ੧. (1355) 





ਰੌਗ।” 
3. ਰਸ ਮਾਨਣ ਦਾ ਸਾਮਾਨ ਭਾਵ ਸਾਧਨ 
“ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ 

ਭੋਗ। ” -- ਆਂਸਾ ੫, ੧੩੭, ੧ : ੧ (405) 


ਰਮਨਾ।” 
- ਆਸਾਂ ਕਬ, ੫, ੩ : ੧ (476) 
ਹੋਰ ਰੂਪ -- ਭੋਗੰ -- 
ਕਾਇਆ ਰਸ ਭੋਗੰ। ” 
-- ਆਸਾ ੧, ੩੭, ੧" : ੨ (360) 
4. ਇਸ਼ਟ ਦੇਵ ਨੂੰ ਅਰਪਿਆ ਪ੍ਰਸਾਦ 
“ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ 
ਚਰਾਵਉ 'ਭੋਗ।” 
- ਟੋਂਡੀ ੫, ੮, ੧: ੧ (713) 
5. ਭੋਗਦਿਆਂ, ਮਾਨਿਆ 
- ਸੂਹੀ ੫, ੪੫, ੧ : ੨ (746) 
ਭੋਗਉ -- ਭੋਗਦਾ ਹਾਂ, ਮਾਨਦਾ ਹਾਂ 
“ਪ੍ਰਿਉਂ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ 
ਭੋਗ ਨਿਸੰਗਾ।” ਰ੍ 
ਸਾਚ %. ੨6. %& 2 ੧6121) 
ਭੋਗਈ -- ਭੋਗਦਾ/ਮਾਨਦਾ ਹੈ 
“ਓਨਾ ਪਿਛੈ ਜਗੁ ਭੂੰਚੈ ਭੋਗਈ। ” 


- ਰਾਮ ੫, ਵਾਰ ੪ : ੫ (958) 











1852 








ਭੋਗਹਿ -- ਭੋਗਦਾ ਹੈ, ਮਾਨਦਾ ਹੈ 
“ਰਸ ਭੋਗਹਿ ਖੁਸੀਆ ਕਰਹਿ`_ ਮਾਣਹਿ ਰੰਗ 
ਅਪਾਰ।”” _-- ਸਿਰੀ ੫, ੭੧, ੧ : ੨ (42) 
“ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ 
ਵਧਾਈ। ” (ਸਹਿੰਦਾ/ਬਰਦਾਸ਼ਤ ਕਰਦਾ ਹੈ) 
-- ਅਸ ੪. ਛੰਤ ੮, ੨ : ੫ (442) 
-- ।. ਭੋਗਾਂ_ਤੋਂ, ਰਸ ਮਾਨਣ/ਸੰਸਾਰਕ 
“ਭੋਗਹੁ ਰੋਗ ਸੁ ਅੰਤਿ ਵਿਗੋਵੈ।” 


- ਮਾਰੂ ੧, ਸੋਲਾ ੧੪, 2 : ੨ (1034) 


2. ਮਾਨੋ ਰ 
“ਭੋਗਹੁ ਭੁੰਚਹੁ ਭਾਈ ਹੋ ਪਲੈ ਨਾਮੁ ਅਗਥਾ।” 
- ਮਾਰੂ ੫, ੨0 : ੬ (1101) 
ਭੋਗਣ -- ਭੋਗਣੇ, ਮਾਨਣੇ ਰ 
ਵਿਕਾਰ।” _-- ਸਿਰੀ ੧, ੧੩, ਪ : ੧(19) 
ਹੋਰ ਰੂਪ -- ਭੋਗਣਹ -- 
ਭੋਗਣਹ।  (ਮਾਨਣੇ, ਝਲਣੇ) 
-- ਸਸ ੫, ੪੯ : ੩ (1358) 
ਭੋਗਣਹਾਰਾ -- ਭੋਗਣਵਾਲਾ, ਮਾਣਨਵਾਲਾ 
“ਸਭ ਘਟ ਆਪੇ ਭੋਗਣਹਾਰਾ। ” 
-- ਮਾਝ ੩, ਅਸ ੭, ੧: ੧(113) 
_ਹੋਰ ਰੂਪ -- ਭੋਗਣਹਾਰਿਆ -- 
“ਦਾਤਾ ਕਰਤਾ ਆਪਿ ਆਪਿ ਭੋਗਣ- 
`_ ਹਾਰਿਆ। ” (ਮਾਣਨ ਵਾਲਾ) 
- ਸੋਰ ੪, ਵਾਰ ੧ : ੩ (642) 


ਭੋਗਣਹਾਰੁ -- 
“ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ।” 
(ਭੋਗਣ ਵਾਲਾ) 


- ਸਿਰੀ ੧, ੨0, ੩ : ੧ (21) 
ਭੋਗਣਾ -- ਮਾਣਨਾ, ਝਲਣਾ 
“ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ। ” 
-- ਸਾਰ ੪, ਵਾਰ ੨੪ : ੪ (1247) 
ਹੋਰ ਰੂਪ -- ਭੋਗਣੇ -- ਰ 
ਗਿਆਨੁ।”” (ਮਾਨਣੇ) 


% _॥੧ 


ਭਗਤ 


185 


ਹੈ ,, ਲਾ ਭੋਗਾਵੈ 











>-' ਸਿਰੀ ੧, ੧੯, ੨ ! ੨ (21) 
ਭੋਗੰਤ -- ਮਾਨਦੀ 
`_ (ਭਾਵ ਖਾਂਦੀ) __-- ਸਸ ੫, ੪੧ : ੧ (1357) 
ਹੋਰ ਰੂਪ -- ਭੋਗਤੇ -- 
“ਬਿਪਰੀਤ ਬੁਧੰ ਮਾਰਤ ਲੋਕਹ ਨਾਨਕ 
ਚਿਰੰਕਾਲ ਦੁਖ ਭੋਗਤੇ।” (ਭੋਗਦੇ) 
` _<ਾਸਸ 0 2 2 ਹੈ (੧61 
ਭੋਗਦਾ -- ਮਾਨਦਾ 
“ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ 
` ਰਸੀਆ ਭੋਗੀ ਜੀਉ।” (ਮਾਨਦਾ) 
ਰ੍ -- ਗਉ ੪, ੬੮,੧: ੩ (।74) 
ਭੋਗਨ -- ।. ਭੋਗਣ ਵਾਲਾ, ਸੁਆਦ ਮਾਨਣ ਵਾਲਾ 
“ਆਪਹਿ ਰਸ ਭੋਗਨ ਨਿਰਜੋਗ।” 
-- ਗਉਂ ੫. ਸੁਖ ੨੧, ੮ : ੬ (409) 
“ਸੁਰਨ ਮਹਿ ਸੂਰਾ ਤੂੰ ਕਹੀ ਅਹਿ ਭੋਗਨ ਮਹਿ 
ਭੋਗੀ।” _ -- ਗੂਜ ੫, ਅਸ ੧, ੩ : ੧ (507) 
2. ਭੋਗਾਂ 
“ਖਿਨਹੂ ਰਸ ਭੋਗਨ ਖਿਨਹੂੰ ਖਿਨਹੂ ਤਜਿ 


ਜਾਇਓ।” 


-- ਆਸਾ ੫, ੧੫੬, ੧ : ੨ (409) 


(ਭਾਵ ਖਾਣ ਵਾਲੇ) 

੍ __= ਆਸਾਂ ਰਬ, ੧੪, ੪ : ੨ (479) 
ਭੋਗਨਾ -- ਮਾਣਨਾ, ਅੰਨਦਤ ਹੋਣਾ 

ਲੀਵਨਾ।” -- ਮਾਰੂ ੫, ਅਸ ੬, ੪ : ੧ (1019) 
ਭੋਗਨੀ -- ਭੋਗਦੇ ਹਾਂ, ਅਨੰਦ ਮਾਨਦੇ ਹਾਂ 
“ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ 

ਰਸ ਭੋਗਨੀ।”-- ਰਾਮ ੫, ੩, ੧” : ੨ (683) 
ਭੋਗਵੇ -- ਭੋਗੇ ਹਨ, ਮਾਨੇ ਹਨ 

“ਪਾਛੈ ਭੋਗ ਜੋ ਭੋਗਵੇ ਤਿਨ ਕੋ ਗੁੜੁ ਲੈ ਖਾਹਿ। ” 

-- ਸਲੋ ਕਬ, ੪੪ : ੨ (1366) 











- _ =- ਸਿਚੀਂ ੧, ੧੮, ੫: ੨ (21). . 
_ ਸਭੁ ਅੰਜਨੁ।? (ਭੋਗਦਾ ਹੈ) 

- ਬਿਹਾ ੪, ਵਾਰ ੧0 : ੩ (552) 
ਭੋਗਾ -- ।. ਭੋਗੀ, ਭੋਗਣ ਵਾਲਾ 
“ਆਪਿ ਨਿਰਬਾਣੀ ਆਪੇ ਭੋਗਾ। ” 

-- ਮਾਝ ੫, ੧0, ੩ : > (97) 
2. ਭੋਗ ਕੀਤੇ, ਅਨੰਦ ਮਾਨਿਆ 

ਕੀਨੇ ਭੋਗਾ ਜੀਉ।” 

- ਮਾਝ ੫, ੧੭, ੪ : ੩ (99) 
3. ਖੁਸ਼ੀ/ਅਨੰਦ ਦੇ ਸਾਧਨ, ਭੋਗ ਦੀਆਂ ਵਸਤੂਆਂ 
“ਧੋਤੀ ਡੰਡਉਤਿ ਪਰਸਾਦਨ ਭੋਗਾ। ” 

-- ਗਉ ੫, ਅਸ ੪, ੪ : ੩ (237) 
4. ਮਾਣਨਾ, ਭੋਗਣਾ 
“ਏਹੋ ਰੰਗੁ ਏਹੋ ਰਸ ਭੋਗਾ ਹਰਿ .ਚਰਣੀ ਮਨੁ 

ਲਾਗਾ ਰਾਮ।” 

- ਸੂਹੀ ੫, ਛੰਤ ੬, ੪ : ੨ (78) 
ਭੋਗਾਇ -- ਭੋਗਣ ਭਾਵ ਵਰਤਨ ਲਈ 
“ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ। ” 

-- ਗੋਂਡ ੫, ੩, ੧ : ੩ (862) 
ਭੋਗਾਇਦਾ - ਕੋਂਗਾਂਦਾ ਹੈ 
“ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ।” 

-- ਰਾਮ ੫, ਵਾਰ ੧੨ਸ, ੫, ੨ : ੬ (963) 
ਭੋਗਾਈਐ -- ਭੋਗਾਏ ਜਾਂਦੇ ਹਨ 
“ਚਉਰਾ ਸੀਹ ਨਰਕ ਸਾਕਤੁ ਭੋਗਾਈਐ। ” 

- ਮਾਰੂ ੧, ਸੋਲਾ ੮, ੯ : ੧ (1026) 
ਭੋਗਾਣੀ -- ਭੋਗਣ ਲਈ, ਮਾਣਨ ਲਈ 
“ਅੰਨੁ ਖਾਣਾ ਕਪੜੁ ਪੈਂਨਣੁ ਦੀਆ ਰਸ ਅਨਿ 
ਭੋਗਾਣੀ।” _-- ਗਉ ੪, ੫0, ੩ : ੨ (167) 
ਭੋਗਾਦਿ -- ਭੋਗ (ਰਸ ਮਾਣਨ ਦੇ ਸਾਧਨ ਵਸਤਾਂ) 
“ਰੂਪ ਧੂਪ ਸੋਗੰਧਤਾ ਕਾਪਰ ਭੋਗਾਢਿ। ” 

-- ਬਿਲਾ ੫, ੩੮, ੨ : ੧ (੧10) 
ਭੋਗਾਵੈ -- ਭੋਗਾਦਾ ਹੈ 
“ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰ ਮੁਖਿ ਸੋ 
ਅਨਰਾਗਾ।” -- ਸੋਰ ੧, ੧0, ੨ : ੨ (598). 


ਭੋਗਿ 


1854 


<< 








ਭੋਗਿ -- ।. ਸੁਖ/ਅਨੰਦ/ਰਸ ਵਿਚ 
'ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ।” 
-- ਸਿਰੀ ੫, ੭੧, ੨ : ੧ (42) 
2. ਮਾਨ ਕੇ, ਭੋਗ ਕੇ 
“ਅਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ 
ਸਿਧਾਇਆ। ” 
- ਆਸਾ ੧, ਵਾਰ ੩ : ੧ (464) 
ਭੋਗਿਆ -- ਮਾਨਿਆ 
“ਭੋਗਨਹਾਰੇ ਭੋਗਿਆ ਇਸ ਮੂਰਤਿ ਕੇ ਮੁਖ ਛਾਰੁ।” 
(ਖਾਨਿਆ ਸੇਵਨ ਕੀਤਾ) 
੮ ਹਾ ਕਬ, ੧6.. ਓਂ ; ਨੀ ਉਤ 
`ਭੋਗਿਹੂ '-- ਮਾਨਣਾ 
“ਤੁਸੀ ਭੋਗਿਹੁ ਭੁੰਚਹੁ ਭਾਈ ਹੋ।” 
- ਸਿਰੀ ੫, ਅਸ ੨੯, ੪ : ੧ (73) 
ਭੋਗੀ -- 1. ਭੋਗਣਹਾਰ, ਸੰਸਾਰਕ ਰਸਾ ਵਿਚ 
੍ ਰੁਚਿਤ, ਮਾਣਨਹਾਰ 
"ਤੂੰ ਭੋਗੀ ਅੰਦਰਿ ਭੋਰੀਆ।” ਰ 
- ਸਿਰੀ ੧, ਅਸ ੨੮, ੧ : ੨ (71) 
ਪੀ ਡੇਲੀ ਨਮੀ ਰਿਵ ਵਿਕ 
-" ਆਸਾ ੧, ਅਸ ੧੪, ੩ : ੧ (419) 
2. ਭੋਗ/ਮਾਨ ਸਕਦਾ ਹੈ 
“ਜਾਂ ਜਤੁ ਜੋਗੀ ਤਾਂ ਕਾਇਆ ਭੋਗੀ। ” 
"” ਆਸਾ ੧, ੨੫, ੨ : ੨ (356) 
`ਭੋਗੀਆ -- ਭੋਗੀਦਾ ਹੈ, ਹੰਢਾ ਬੰਦਾ ਹੈ ___ 
“ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ। ” 
- ਰਾਮ ੫, ਵਾਰ ੧੭ਸ, ੫. ਦੇ 2 ੪ (963) 
ੈਗੀਜਬ -- _ਭੋਗਨਹਾਰ, ਮਾਣਨਵਾਲੇ, ਭੋਗੀ 
“ਲਾਖ ਭੋਗੀਸਰ ਭੋਗਹਿ ਭੋਗਾ।” 


: ਤੈਂ ` ਵਡ ੫, ੧, 2 : ੪ (562) 
_ਭੋਗੂ -- 1. ਖਾਦ ਪਦਾਰਥ, ਅਨੰਦ ਮਾਣਨ ਦੇ 
ਸਾਧਨ ___. 

“ਦੇਂਦਾ ਰਹੈ ਨ ਚੂਕੇ ਭੋਗੁ। 


` - ਆਸਾ ੧, ਸੋਦ ੩, ੩ : ੨ (9) 
“ਜਿਉ ਮਹਾ ਖੁਧਿਆਰਥ ਭੋਗੁ” (ਭੋਜਨ) 
_- ਬਿਲਾ ੫, ਅਸ ੨, ੭ : ੪ (836) 
2. ਭੋਗਦੇ/ਮਾਣਦੇ ਹਨ 


[ ਰਸੁ ਭੋਗੁ ।” 





ਭਜਨ 


- ਸਿਰੀ ੧, ੧੫, ੩ : ੩ (63) 
“ਰਾਮਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ। ” 
(ਖਾ ਜਾਏ, ਛਕ ਜਾਏ) ਰ੍ 

- ਬਸ ੧, ੧੧, ੩: ੧(1171). 


3. ਭੋਗ, ਮੈਥਨ ਰ 
ਕਰੇਈ। ”-- ਆਸਾ ੧. ੩੫, ੪ : ੨ (359) 


4. ਇਸ਼ਟ ਦੇਵ ਨੂੰ ਪ੍ਰਸਾਦ ਅਰਪਨ ਕਰਨਾ 
“ਸਦ ਹੀ ਭੋਗੁ ਲਗਾਇ ਸੁਗਿਆਨੀ।” 
੮” ਆਸਾ ੫, ੯0, ੧ : ੨ (393) 
5. ਖਾਓ ਭਾਵ ਪਰਵਾਨ ਕਰੋ 
ਭੋਗ ਹਰਿ ਰਾਏ।” 
`.- ਮੱਲਾਂ ੫, ੧, ੨ : ੨ (1266) 
ਭੋਗੇ -- ਮਾਨਦਾ ਹੈ, ਅਨੰਦ ਲੈਂਦਾ ਹੈ ਰ 
“ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ।” 
- ਸਿਰੀ ੧, ੨0, ੩:੧(21). 
“ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ।” 
(ਅਨੰਦ ਮਾਨੇ) 
- ਰਾਮ ੫, ਵਾਰ ਪੇਸ, ੫, ੧ : ₹੧(959) 
ਹੋਰ ਰੂਪ -- ਭੋਗੈ -- __ ਰ 
“ਮਿਰਤੁ ਨ ਆਵੀ ਚਿਤਿ ਤਿਸੁ ਅਹਿ ਨਿਸਿ 
_ ਭੋਗੈ ਭੋਗੁ।? (ਮਾਨਦਾ ਹੈ) _ 
ਰ੍ - ਸਿਰੀ ੫, ਅਸ ੨੬, ੮ : ੨ (71) 


'&%੪ ' 


_ਤਤਿ ਕਰਿ ਭੋਗੋ। ” (ਸੰਜੋਗ ਦਾ ਅਨੰਦ ਲਵੋ) 

-- ਸੂਹੀ ੪, ਛੰਤ ੧, ੧ : ੪ (773) 

ਭੋਜਨ -- ਖਾਣਯੋਗ ਪਦਾਰਥ, ਖਾਣਾ ਰ 
ਅੰਦਰਿ ਤਰਸ ਝਹਤੁ ਛਨ ਭੋਜਨ ਕੀ ਆਸਾ।” 
- ਮਾਝ ੧,.ਵਾਰ ੫ : ੩ (140) 

ਹੋਰ ਰੂਪ -- ਭੋਜਨ -- ਰ੍ 
“ਨਚ ਦੁਰਲਭ ਭੋਜਨੰ ਬਿੰਜਨੰ ਨਚ ਦੁਰਲਭੰ 
ਸ੍ਛ ਅੰਬਰਹ। ” ਰ 

=- ਸਸ ੫, ੩੫ : ੨(।3 ੧57). 


“ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰ ਭੋਜਨਿ -- 


ਭੋਂਡੀ 


1855 


੫ 


ਭਲਾਵਾ 








ਅਨ ਕਉ ਸੰਤੋਖੁ ਪ੍ਰਭ ਦਰਸਨ। ” (ਖਾਣਾ 
ਨਾਂਲ) -- ਕਾਨ ੫, ੨੯, ੧ : ੨ (1303) 
ਭੋਜਨੁ - ਰ੍ 
“ਹਰਿ ਪੈਨਣੁ ਨਾਮੁ ਭੋਜਨੁ ਥੀਆ। ” (ਖਾਣਾ) 
-- ਮਾਝ ੫, ੧੭, ੪ : ੨ (99) 
ਭੋੱਡੀ -- ਭਦੀ, ਭੈੜੀ ਰ 
“ਕਹਿੰਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ 
ਕਮਾਈ। ” _-- ਪ੍ਰਭਾ ੧, ੧੧. ੨ : ੧ (1330) 
ਭੋਰ -- ।. ਪ੍ਰਭਾਤ, ਸਵੇਰ, ਦਿਨ 
“ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ 
ਸਿਉ ਪਿ 
-- ਗਜ ੫, ੨0, ੧ : ੧ (510) 
2. ਥੋੜਾ, ਰਤੀਕੁ, ਭੋਰੀਕੁ, ਛੋਟੇ ਤੋਂ' ਛੋਟਾ 
“ਡੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ 
ਮਿਲਿ ਸੋਵਤ ਜਾਗੀ।” 
--_ਕਾਂਨ ੫, ੧੮, ੧ : ੨ (1301) 
(ਮਹਾਨਕੋਸ਼ ਇਸਦੇ ਅਰਥ ਭੁਲੇਖਾ ਦੇਂਦਾ ਹੈ) 
ਭੋਰਾ -- ।. ਦਿਨ, ਸਵੇਰ, ਭੋਰ __ . 
“ਨਿਸਿ ਕਹੀਐ ਤਉ ਸਮਝੈ ਭੋਰਾ।” 
-- ਗਉਂ ੫, ਸੁਖ ੪, ੬ : ੪ (467) 
2. ਭੋਲਾ, ਮੁਰਖ 
“ਨਿਪਟ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ 
ਭੋਰਾ। ” - ਆਸਾ ੫, ੧੫੨, ੨ : ੨ (408) 
“ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ।”” 
-- ਧਨਾ ਕਬ, ੨. ੧” : 
3. ਰਤੀ ਭਰ ਵੀ, ਥੋੜਾ ਜਿਹਾ ਵੀ 
“ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ 
ਚਾਲੈ ਭੋਰਾ। ” 
-- ਗੂਜ ੫, ੧੬, ੧ : > (499) 
ਭੋਰਾਹਾ -- ਭਰ ਜਾਂਦੇ ਹਨ 
“ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ 


ਭੋਰਾਹਾ।”` -- ਆਸਾ ੫, ੧੨੩, ੨ : ੧ (402) 
` ਭੋਰੀ =- ਥੋੜਾ ਜਿਹਾ , ਰਤਾ ਕੁ 

“ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ 

ਨਿਹਾਲੀਐ ਜੀਉ। ” ਰ ੍ 


ਨੀ. ੨੮... ਰਿ” % (1027) 
“ਮਿ 





੧ (692) 





“ਤੀਜੇ ਝਾਖ ਝਖਾਇਆ ਚਉਥੈ ਭੋਰੁ ਭਇਆ। ” 
(ਭਾਵ ਉਮਰ ਲੰਘ ਗਏ, ਬੁਢਾਪਾ ਆ ਗਿਆ) 
-- ਸਿਰੀ ੫, ੭੪, ੩ : ੨ (43) 
“ਅਨਿਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ।” 
(ਪ੍ਰਕਾਸ ਹੋਇਆ,ਗਿਆਨ ਹੋ ਗਿਆ) 
= ਤੁਖਾ ੧, ਛੰਤ ੩, ੨ : ੨ (1111) 
ਭੋਰੇ ਭੋਰੇ -- ਭੋਲੇ ਤੇ ਕੁਲੇ 
“ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ । ” 
-- ਮਾਰੂ ੫, ਵਾਰ ਪਸ, ੫. ਤੇ : ੧ (1095) 
ਭੋਰੈ -- ਭੋਰੇ ਹੋਵੇ ਹੋਵੇ, ਦਿਨ ਚੜ੍ਹੇ 
_ਭੋਰੈ। ” -- ਗਉ ੫, ੧੫0", ੧ : ੨ (212) 
ਭੋਲਤਣਿ -- ਭੋਲੇਪਨ ਤੋਂ ਦਰਪਣ ਸ਼ਬਦਾਰਥ 
ਭੁਲਾਉਣ ਤੋਂ (ਮਹਾਨਕੋਸ਼, ਨਿਰਣੈ). 
“ਭੋਲਤਣਿ ਭੈ ਮਨਿ ਵਸੈ ਹੇ ਕੇ ਪਾਧਰ ਹੀਡੂ । 
-- ਮਾਰੂ ੩, ਵਾਰ ੧੪ਸ, ੧, ੧ : ੧ (1090) 
ਭੋਲੜੈ -- ਭੁਲੇਖੇ ਵਿਚ 
“ਕਸਤੂਰੀ ਕੈ ਭੋਲੜੈ ਗੰਦੇ ਡੂੰਮਿ ਪਈਆਸ। ” 
-- ਸਿਰੀ ੪, ਵਾਰ ੧੫ਸ, ੫, ੨ : ੨ (੧9) 


ਭੋਲਾ -- ।. ਭੁਲਿਆ ਹੋਇਆ, ਬੁੱਧੀ ਹੀਣ, ਭ੍ਰਮ 


ਵਿਚ ਭਸਿਆ 
“ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ। ' 
- ਆਸਾਂ ੧, ੩੧, ੧੭ : ੨ (356) 
2. ਭੁਲੇਖਾ, ਭ੍ਰਮ 


“ਆਵਣ ਜਾਣ ਰਹੇ ਚੂਕਾ ਭੋਲਾ ਰਾਮ।” 
-- ਤੁਖਾ ੧, ਛੰਤ ੩, ੪ : ੧ (1111) 
ਭੋਲਾਇਆ -- ਭਰਮਾ/ਭੁੱਲਾ ਦਿੱਤਾ ਹੈ 
“ਆਦਿ ਪੁਰਖਿ ਨਿੰਦਕੁ ਭੋਲਾਇਆ। ” 
-- ਭੈਰ ੫, ੩੪, ੪ : 2 (1145) 
ਗੋ ਲਜਣੀ < ਭਰਮਾ ਇੱਕੀ 
-- ਆਸਾ ੩, ਅਸ ੨੫, ੫ : ੩ (424) 


“ਭੋਲਾਵੜੇ ਭੁਲੀ ਭੂਲਿ ਭੁਲਿ ਪਛੋਤਾਣੀ । ” 


ਰ੍ - ਤੁਖਾ ੧, ਛੰਤ ੪, ੧:੧(1111) 
ਭੋਲਾਵਾ =- 1. ਫਿਕਰ, ਚਿੰਤਾ, ਅੰਦੇਸ਼ਾ, ਡਰ 
“ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ 


ਜਾਇ।” -- ਸਲੋ ਫਰ, ੨੬ : ੧ (1379) 

2. ਭੁਲੇਖਾ 

'ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ 
ਪ੍ਰਗਟਾਇਆ ਜੀਉ।” 


- ਮਾਝ ੫, ੩੨, ੩ : ੩ (104) 


- ਬਸੰ ੧, ੧, ੧": ੧ (1168) | 
ਭੋਲੀ -- ਨਿਰਛਲ, ਸਾਦੀ 
“ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ 


ਅਪਾਰਾ। `` -- ਗਉ ੩, ਛੰਤ ੩, ੪ : ੧ (245) 
ਭੋਲੇ -- ।. ਹੇ ਨਿਰਛਲ/ਨਿਸ਼ਕਪਟ 
“ਵੈਦ ਨ ਭੋਲੇ ਦਾਰੂ ਲਾਇ।” 
- ਮਲਾ ੧, ੭, ੧ ੧੪ (1256) 
2. ਮਾਸੂਮ, ਨਿਸ਼ਕਪਟ _ 
“ਪ੍ਰਭੁ ਮਿਲਿਓ ਸੁਖੁ ਬਾਲੇ ਭੋਲੇ। ” 
-- ਕਾਨ ੫, ੪੬, ੧" : ੩ (1307) 
ਭੋਲੇ ਭਾਇ -- ਨਿਸ਼ੂਕਟਤਾ ਨਾਲ, ਭੋਲੇ ਭਾਵ ਨਾਲ 
“ਭੋਲੇ ਭਾਇ ਮਿਲੇ ਰਘੁਰਾਇਆ।” 
- ਗਉ ਕਬ, ੬, ੪ : ੨ (324) 
ਭੋਲੈ -- ਕੁਲੇਖੇ/ਭਰਮ ਵਿਚ 
“ਦਧਿ ਕੈ ਭੋਲੈ ਬਿਰੋਲੈ ਨੀਰੁ।” 
____ -- ਗਉ ਕਬ, ੧੪, ੧" 
ਛੂਸਟ =- ਪਤਿਤ, ਡਿੱਗੇ ਹੋਏ 
“ਦਰਿ ਭੁਸਟ ਸਰਾਪੀ ਨਾਮ ਬੀਨੁ। ” 


: ਦੇ (326) 


- ਬਸੰ ੧, ਅਸ ੨, ੩ : ੨ (1188) 


ਭੁਸਟਣਹ -- ਪਤਿਤ, ਪਲੀਤ, ਫਿਟਕਾਰਿਆ 
“ਗੁਰ ਮੰਤ੍ਰ ਹੀਣਸੁ ਜੋ ਪ੍ਰਾਣੀ ਧ੍ਰਿਗੰਤ ਜਨਮ 
ਭੁਸਟਣਹ। ” _ -- ਸਸ ੫, ੩੩ : ੧ (1356) 
ਭਰਸਟੀ -- ਪਤਿਤ੍ਰ, ਡਿਗਿਆ ਹੋਇਆ, 
ਫਿਟਕਾਰਿਆ ਹੋਇਆ 
"ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ 
ਹੈ ਭੂਸਟੀ।”” _ -- ਦੇਵ ੪, ੬, ੧: ੨ (528) 
ਭੂਸਟੁ -- ਪਲੀਤ, ਗੰਦਾ 
“ਸੰਤ ਕੇ ਦੂਖਨਿ ਥਾਨ ਭ੍ਰਸਣੁ ਹੋਇ। ” 
- ਗਉ ੫, ਸੁਖ ੧੩, ੧ : ੮ (279) 


1856 








ਭੂਮਤ 


- ੯ 





ਗੂਮ -- 1. ਭਰਮ, ਭੁਲੇਖਾ, ਸੰਕਾ, ਸਹਸਾ 

"ਕਹੁ ਨਾਨਕ ਭੂਮ ਕਟੇ ਕਿਵਾੜਾ ਬਹੁੜਿ ਨ ਹੋਈਐ 
ਜਉਲਾ ਜੀਉ।” 

: - ਮਾਝ ੫, ੨੬, ੪ : ੩ (102) 


“ਗੁਰ ਕੈ ਬਚਨਿ ਕਟੇ ਭੂਮ ਭੇਦ।” 
-- ਗਵੁ ੫, ੭੪, ੨ ! ੨ (177) 


ਹੋਰ ਰੂਪ -- ਭੂਮੰ -- 
“ਚਲ ਚਿਤ ਵਿਤ ਭੁਮਾ ਭੂਮੰ ਜਗੁ ਮੋਹ ਮਗਨ 
ਹਿਤੰ।”” (ਭੂਲੇਖੇ ਵਿਚ) 
- ਗੂਜ ੧, ਅਸ ੫, ੩ : ੧ (505) 
2. ਭਟਕਣ 
“ਸਗਲ ਜਨਮ ਭਰਮ ਹੀ ਭਰਮ ਖੋਇ ਓ ਨਹ 
ਅਸਥਿਰੁ ਮਤਿ ਪਾਈ।” 


- ਸੋਰ ੯, ੬, ੧ : ੧ (632) 
5. ਭਰਮੀ, ਭਰਮ/ਭੁਲੇਖੇ ਵਿਚ ਫਸੇ 
ਗਿਆਨੀ।” 
- ਸੋਰ ਕਬ, ੩, ੪ : ੧ (654) 
ਭਰਮਹਿ -- ਫਿਰਦੇ ਹਨ, ਭਟਕਦੇ ਹਨ 
“ਕਈ ਕੋਟਿ ਬਨ ਭਰਮਹਿ ਉਦਾਸੀ।” 


- ਗਉ ੫. ਸੁਖ ੧0, ੧ : ੪ (275) 


“ਕਾਹੇ ਭ੍ਰਮਿ ਭ੍ਰਮਹਿ ਬਿਗਾਨੇ। ” (ਭਟਕਦੇ ਹਨ) 
- ਰਾਮ ੫, ੪੨, ੧" : ੧ (896) 
ਭਰਮਣ -- ਫਿਰੇ, ਭਟਕੇ ਰ੍ 


“ਜਨਮ ਮਰਣ ਬਹੁ ਜੋਨਿ ਭੂਮਣ ਕੀਨੇ ਕਰਮ 
ਅਨੇਕ।” _-- ਗਉ ੫, ਥਿਤੀ ੫ : ੫ (297) 
ਭਰਮਣੰ -- ਭੂਮ ਰਿਹਾ/ਭਟਕ ਰਿਹਾ ਹੈ 
ਕਠਿਨਹ। ? _-- ਸਸ ੫, ੫੮ : ੩ (1359) 
ਭੂਮਣੀ -- ਭਟਕਣ 
“ਮਨ ਤੇ ਮਨੁ ਮਾਨਿਆ ਚੂਕੀ ਅਹੰ ਭੂਮਣੀ। ” 
-- ਗਉ ੧, ਅਸ ੧੫, ੬ : ੩ (227) 
ਭੂਮਤ -- ਭਟਕਕੇ, ਫਿਰਕੇ _ 
“੨ ਬਾਅ ੧੭ : ੬ (253) ' 
“ਤੈਸੇ ਭ੍ਮਝ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ 
_ਹਇਓ।” (ਭਟਕਕੇ) 


_ -- ਗਉ ਕਬ, ੫੯, ੨ : ੨ (336) 
“ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭੁਮਤ ਰਹੇ 
ਮਨ ਮਾਨਾਨਾ। ” (ਭਟਕਣਾ) 
-- ਗਉ ਕਬ, ੭੪; ੪ : ੨ (340) 
ਹੋਰ ਰੂਪ -- ਭ੍ਰਮੰਤ - 
“ਨਰਕ ਉਦਰਿ ਭੂਮੰਤ ਜਲਤੋ ਜਮਹਿ ਕੀਨੀ 
ਸਾਰ।” (ਫਿਰਦਾ) 
-- ਸਾਰ ੫, ੧੨੯, ੧ : ੨ (1229) 


-- ਗਊ ੫, ੧੫0, ੨ : ੧ (212) 


ਭ੍ਰਮਤੇ -- 
ਜਨਮੁ ਦੁਲਭਾਹੀ।” (ਫਿਰੰਦਿਆ) 
-- ਸਾਰ ੫, ੧੬, ੧ : ੧ (1207) 


2. ਭੌਂਦੇ ਫਿਰਨਾ 
“ਭੁਮਝ ਫਿਰਤ ਤੇਲਕ ਨੇ ਕਪਿ ਜਿਉ ਗਤਿ 
ਬਿਨੁ ਰੈਨਿ ਬਿਹਈ ਹੈ।” 
੨ ਗੂਜ ਕਬ, ੧, ੪ : ੧ (524) 
ਹੋਰ ਰੂਪ -- ਭੁਮਤਾ -- ਰ੍ 
“ਤੀਰਥਿ ਨਾਇ ਅਰੁ ਧਰਨੀ ਭੂਮਤਾ ਆਗੈ 
ਠਉਰ ਨ ਪਾਵੈ ।” 
- ਗਉ ੫, ੧੬੪”, ੨ : ੧ (216) 
3. ਭਟਕਣਾ 
“ਕਾਹੇ ਭੂਮਤ ਹਉ ਤੁਮ ਕ੍ਰਮਹੂ ਨ ਭਾਈ ਰਵਿਆ 
ਰੇ ਰਵਿਆ ਸਰਬ ਥਾਨ। ' ਰ੍ 


- ਦੇਵ ੫, ੩੪, ੧ : ੧ (535) 
ਹੌਰ ਰੁਪ -- ਭੁਮੰਤ -- 


“ਕੋਟਿ ਜਨਮ ਭੁਮੰਤ ਜੋਨੀ ਤੇ ਨਾਮ ਸਿਮਰਤ 


ਤਾਰੇ ।” (ਭਟਕਦਾ) 
-- ਮਲਾਂ ੫, ਛੰਤ ੧, ੨ : ੫ (1276) 


-- ਗਉ ੫, ਥਿਤੀ ੩ : ੨ (297) | 


ਭਰਮਤਾ --_ ਹੋ 
`_ “ਲਖ ਚਉਰਾਸੀਹ ਭ੍ਰਮਤਾ ਫੇਰਿ। ” (ਫਟਕਦਾ) 


1857 








-- ਗਉ ੫, ੮੨, ੩ : ੪ (150) 


੪੧ 


ਭਮੰਤਾ -- ੍‌ ਰ ੍‌ 

“ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭੁਮੰਤਾ। ” 
(ਭਟਕਦਾ) 

- ਮਾਰੂ ੫. ਅਸ ੭, ੧ : ੨ (1019) 


- ਆਸਾ ਕਬ, ੧੮. ੪ : ੧ (460) 
ਭੁਮਤੇ ਹਾਰੀ।” 
- ਬਿਹਾ ੫, ਛੰਤ ੮, ੨ : ੫ (547). 
ਭੂਮਦਾ -- ਫਿਰਦਾ ਹੈ 
_ ਭੁਲਾਇਆ। ” 
- ਸੋਰ ੪, ਵਾਰ, ੪ਸ, ੩, ੨' : ੨ (644) 
ਹੋਰ ਰੂਪ -- ਭੂਮਦੇ -- / 
“ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ, ਨ 
ਟਿਕੰਨਿ।” (ਫਿਰਦੇ ਫਿਰਦੇ ਭਾਵ ਭਟਕਦੇ) 
_-.ਗਉ ੩, ਅਸ-੯, ੫ : ੧ (233), 
ਛਭੁਮਨ -- ਗਮਨ ਕਰਨਾ; ਭਾਉਂਦੇ ਫਿਰਨਾ, ਫਿਰਨਾ 
“ਜਾਪ ਤਾਪ ਭੂਮਨ ਬਸੁਧਾ ਕਰਿ ਉਰਧ ਤਾਂਪ ਨੂ. 
ਗੈਨ।” - ਧੁਨਾਂ ੫, ੧੩, ੨ : ੧ (674) 
ਹੋਰ ਰੂਪ -- ਭ੍ਰੇਮਨਾਂ -- 
“ਜੋਗੀ ਜਤੀ `ਤਪੀ ਸੰਨਿਆਸੀ ਬਹੁ ਤੀਰਥ 
ਭੂਮਨਾ। (ਫਿਰਨ ਵਾਲਾ, ਗਮਨ 'ਕਰਨ- 


ਰਮ _ 1858 ਰ ਭ੍ਰਮਿਓ 








_ਵਾਲੋ) _.-- ਆਸਾ ਕਬ, ੫, ੧ : ੧ (476) ਰ੍ ਨ ਜੈਤ੫, ਛੰਤ ੩, ੨ : ੬ (705) 
ਮਰਿ ਭੂਮਨਾ। ” (ਫਟਕਨਾ) ਬੀਤ 
- ਭੈਰ ੧, ੮, ੧੯ : ੨ (1127) -- ਗਉ ੫, ਸੁਖ ੧0, ੨ : ੮ (275). 
ਭੂਮਨਿ -- ਭਟਕਣਾ, ਦੌੜਨਾ ਭੂਰਮਾਦ - ਭੌਂਦਾ, ਫਿਰਦਾ, ਭਟਕਦਾ 
ਗੁਰਮਤਿ ਭੂਮਨਿ ਚੁਕਾਈ। ” ਭੁਮਾਦ। ” -- ਸਾਰ ੫, ੧੧੭, ੨ : ੨ (1227) 
- ਗੂਜ ੧, ਅਸ ੪, ੬ : ੧ (505) | ਹੋਰ ਰੂਪ -- ਭੁਮਾਦਿ -- 
ਰੋਰ ਰੂਪ -- ਭ੍ਰਮਨੂ - "ਇਹ ਅਉਸਰ ਤੇ ਚੂਕਿਆ ਬਹੁ ਜੋਨਿ 
ਡੰਡਕ ਮੰਡਲ ਸਿਖਾ ਸੁਤੁ ਧੋਤੀ ਤੀਰਥਿ ਗਵਨੁ ਭਰਮਾਦਿ।” (ਭਟਕਦਾ ਹੈ) 
ਅਤਿ ਭੂਮਨੁ ਕਰੈ।  (ਗਮਨ ਫਿਰਨਾ) - ਬਿਲਾ ੫, ੩੮, ੩ : ੨ (810) 
-- ਭੈਰ ੧, ੮, ੩ : ੧ (1127) ਭੁਮਾਮ -- ਭੁਮਨਾ, ਭਟਕਣਾ, ਫਿਰਨਾ 
ਭ੍ਰਮਭੰਜਨ -- ਵਹਿਮ ਦੂਰ ਕਰਨ ਵਾਲਾ “ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ 
“ਭੂਮਭੰਜਨ ਹਰਿ ਰਾਇਆ।” ਜੋਨਿ ਭੂਮਾਮ।” 
- ਮਲਾ ੫, ਛੰਤ ੧, ੪ : ੨ (1278) - ਭੈਰ ੫, ੮, ੧" : ੨ (1137) 
ਭੂਮਭੀਤਿ ---।. ਕਰਮ ਦੀ ਕੰਧ ਭੂਮਾਰੀ -- ਭਰਮ ਦੀ 
ਪੇਖਤ ਨਵਨਿਧੇ। ” __ ਭ੍ੁਮਾਰੀ।” _-- ਸੋਰ ੫, ੨੮, ੩ : ੧ (616) 
- ਬਿਹਾ ੫, ਛੰਤ ੨, ੩ : ੪ (543) | ਭੁਮਾਵਣਹ -- ਭਟਕਾਉਣ ਵਾਲੇ 
2. ਭ੍ਰਮ ਦੇ ਕਿਵਾੜ “ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭੂਮਾਵਣਹ। ” 
“ਖੁਲੇ ਭੂਮ ਭੀਤਿ ਮਿਲੇ ਗੋਪਾਲਾ ਹੀਰੇ ਬੇਧੇ ਹੀਰ। ” -- ਸਸ ੫, ੪੬ : ੧ (1358) 
` ਨੋਟ ੫, ੩, ੨ : ੧ (979) | ਭੁਮਾਂਵੈ -- ਭਟਕਦਾ ਹੈ 
ਭਰਮਾਇਓ -- ਭੌਂਦਾ/ਪੁੰਮਦਾ ਰਹਿੰਦਾ ਹੈ __ “ਜਨਮਿ ਮਰੈ ਬਹੁ ਜੋਨਿ ਭੂਮਾਂਵੈ।” 
“ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ -- ਗਉ ੫, ਸੁਖ ੧੨, ੧ : ੬ (278) 
ਬਲਦੁ ਭੁਮਾਇਓ। ” ਭੂਮਿ - ।. ਭਟਕ ਕੇ, ਫਿਰ ਫਿਰ ਕੇ 
-> ਨੱਂਡੀ'੫, ੩, 2 22 (712) “ਲਖ ਚਉਰਾਸੀਹ ਭਰਮਦੇ ਭੂਮਿ ਭੂਮਿ ਹੋਇ 
ਭੁਮਾਇਆ -- ਫਿਰਿਆ, ਭਟਕਿਆ ਰ ਖੁਆਰੁ।”” _ - ਸਿਰੀ ੩, ੩੬, ੩ : ੩ (27) 
“ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ “ਅਠਸਠਿ ਮਜਨੁ ਕਰਿ ਇਸਨਾਨਾ ਭੂਮਿ ਆਏ 
ਭੁਮਾਇਆ। ” ਧਰਸਾਰੀ।” (ਫਿਰਕੇ ਆਏ, ਟਕਰਾਂ ਮਾਰ 
- ਬਿਹਾ ੫, ਛੰਤ 2, ੨ : ੩ (546) ਆਏ) - ਗੂਜ ੫, ੨, ੩ : ੧ (495) 
ਹੋਰ ਰੂਪ -- ਭੁਮਾਈਐ -- 2. ਭੁਲੇਖੇ ਕਰਕੇ, ਧੋਖੇ ਕਰਕੇ 
“ਸੰਤ ਕੇ ਦੋਖੀ ਕਉ ਉਦਿਆਨ ਭੂਮਾਈਐ। ” “ਜਿਨਿ ਭੂਮਿ ਭੁਲਾ ਮਾਰਗਿ ਪਾਇਆ।” 
(ਫਟਕਾਈਵਾ ਹੈ) -- ਸਿਰੀ ੧, ਅਸ ੨੮, ੧੪ : ੨ (72) 
` ਗਉਂ ੫, ਸੁੱਖ ੧੩, ੫ : ੩ (2੧0) | ਭਮਿਓ -- ਭਟਕਿਆ,ਫਿਰਿਆ 
ਭ੍ਰਮਾਏ -- “ਚਾਰਿ ਕੁੰਟ ਦਹਦਿਸਿ ਭੂਮਿਓ ਤਿਸ਼ੁ ਬਿਨੁ ਅਵਰੁ 


“ਬਿਨਵੰਤਿ ਨਾਨਕ ਭਰਮਹਿ ਭਰਮਾਏ ਖਿਨ | ਨੂ ਕੋਇ।” -- ਗਉ ੫. ਥਿਤੀ ੧ : ੪ (296) 
ਏਕੁ ਟਿਕਣੂ ਨ ਪਾਵਹੀ।” (ਭਟਕਦੇ ਹਨ) ਹੋਰ ਰੁਪ -- ਭੁਮਿਆ -- 


ਭੁਮਿੰਨਾ 


ਚ 


“ਅਨਿਕ ਜਨਮ ਬਹੁ ਜੋਨੀ ਭੂਮਿਆ ਬਹੁਰਿ 


ਬਹੁਰਿ ਦੁਖੁ ਪਾਇਆ।” (ਫਿਰਿਆ, 
ਭਟਕਿਆ) 
-- ਗੋਉ ੫, ੧੩0", ੧ : ੧ (207) 
ਭੂਮਿੰਨਾ -- ਭਟਕਦਾ ਫਿਰੇ 
“ਜਾਤਿ ਨ ਪਤਿ ਨ ਆਦਰੋ ਉਤਿਆਨ ਭੂਮਿੰਨਾ। ” 
-- ਜੈਤ ੫, ਵਾਰ ੭ : ੨ (707) 
ਭੂਮੀਆ -- ਭਰਮਵਾਲੀ, ਧੋਖੇ ਤੇ ਆਧਾਰਿਤ 
`_“ਭੂਮੀਆ ਚਾ। ” 
-- ਧਨਾ ਨਾਮ, ੪, ੨ : ੪ (693) 
ਹੋਰ ਰੂਪ -- ਭ੍ਮੀਐ -- 
“ਕਿਉ ਭੂਮੀਐ ਕੁਮੁ ਕਿਸ ਕਾ ਹੋਈ। ” (ਭੁਲੇਖੇ 
ਵਿਚ ਪਈਏ) 
-- ਗਉ ੫, ੭੧", ੧ : ੧ (176) 
ਭੂਮੀਨ -- ਭਟਕਦਾ ਹੈ, ਭਰਮਦਾ ਹੈ 
“ਮਹਾ ਮਾਦ ਬਿਕਾਰ ਬਾਂਧਾ ਅਨਿਕ ਜੋਨਿ 
ਭੂਮੀਨ। ” -- ਸਾਰ ੫, ੧0੮, ੨ : ੧ (1225) 
ਭੁਮੁ -- ।. ਭੁਲੇਖਾ, ਵਹਿਮ 
“ਅੰਤਰਹੁ ਦੁਖੁ ਭੂਮੁ ਕਟੀਐ ਸੁਖੁ ਪਰਾਪਤਿ ਹੋਇ। ” 
- ਸਿਰੀ ੩, ੪੬, ੩ : ੨ (31) 


-- ਸਿਰੀ ੩, ੫੪, ੨ : ੩ (34) 
2. ਸੰਸਾ, ਸ਼ਕ 
“ਕਿਉਂ ਭ੍ਰਮੀਐ ਭੂਮੁ ਕਿਸ ਕਾ ਹੋਈ।” 
- ਗਉ ੫, ੭੧", ੧ : ੧ (176) 
. ਭੁਮਣ, ਭੌਣਾ, ਭਟਕਣਾ 
ਰਤ ਲਗਾਈ ਰਿ ਨਾਮੁ ਸਖਾਈ ਭੁ 
ਚੂਕਾ ਆਵਣੁ ਜਾਣੂ ਜੀਉ। ” 
- ਆਸਾ ੪, ਛੰਤ ੧0, ੩ : ੨ (445) 


ਭੂਮੇ -- ।. ਫਿਰੇ, ਘੁੰਮੇ 
ਚਾਰਿ ਕੁੰਟ ਦਹਦਸ ਫਸੇ ਬਕਿ ਆਏ ਪ੍ਰਭ ਕੀ 
ਸਾਮ।” - ਮਾਝ ੪, ਬਾਰਾ ੧ : ੨. (133) 
2. ਭਟਕਦੇ 


“ਸੰਤ ਸੰਗੇ ਜਿਹ ਰਿਦ ਬਸਿਓ ਨਾਂਨਕ ਤੇ ਨ 


_ਭ੍ੁਸੇ।” - 


ਗਉ ੫, ਬਾਅ ੪0ਸ : ੨ (256) 





1859 ਰ੍ ਭ੍ਰਿਤਿਆ 
ਹੋਰ ਰੂਪ -- ਭੂਮੈ - 

“ਮਨੁ ਘਨੈ ਭੂਮੈ ਬਨੈ।” (ਭ੍ਰਮਦਾ/ਫਿਰਦਾ ਹੈ) 

- ਮਲਾ ੫, ੨੪, ੧" : ੧ (1272) 


“ਉਝੜ ਪੰਥਿ ਭ੍ਰਸੈ ਗਾਵਾਰੀ ਖਿਨੁ ਖਿਨੁ ਥਕੇ 
ਖਾਇਆ।” 
- ਸੂਹੀ ੪, ਛੰਤ ੧, ੩ : ੪ (773) 
ਭੁਾਤ -- ਭਰਾ, ਭਾਈ 
“ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ।” 
-- ਗਉਂ ੫. ਸੁਖ ੪, ੨ : ੨ (267) 
ਹੋਰ ਰੂਪ -- ਭ੍ਰਾਤਹ -- 
ਕਛੁ ਲੋਕ ਕਹ।” (ਭਰਾ ਦੀ) 
-- ਸਸ ੫, ੧੫ : ੧ (1355) 
“ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ।” (ਭੁਰਾ) 
-- ਮਾਂਝ ੫, ੩੧, ੧: ਦ (103) 
ਭਾਤਿ -- ਭਟਕਣਾ ਰ 
“ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ।” 
-- ਆਸਾ ੧, ਅਸ ੪, 2:9੪ (413) 
“ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ 
ਭਾਤਿ ਤਜਿ ਛੋਡਿ ਤਉ ਅਪਿਉ ਪੀਜੈ। ” (ਭਰਮ) 
_- ਮਾਰੂ ੧, ਅਸ ੯, ੨ : ੧ (991) 
_ਭ੍ਰਾਂਤਿ -- ਭੁਲੇਖਾ,ਭਰਮ 
“ਨਾਮੁ ਜਪਤ ਗੋਵਿੰਦ ਕਾ ਬਿਨਸੈ ਥੁਮ ਭ੍ਰਾਂਡਿ।” 
_- ਬਿਲਾ ੫, ੫੪, ੧: ੨ (614) 
ਦਾਤਉ।” (ਭਰਮ) 
ਰ੍ -- ਸਵ ੫, ਕਲ ੫ : ੩ (1407) 
ਭਾੜੇ -- ਭੇਦ, ਭਰਮ _ 
“ਨਾਨਕ ਆਪੁ ਗਵਾਇ ਮਿਲਣ ਨਹੀ ਭ੍ਾਤੇ।” 
- ਰਾਮ ੧, ਸਿਗੋ ੫੪ : ੬ (944) 
ਰਿੰਗ -- ਭੌਗ __ ਰ 
“ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ।” 
-- ਗਉਂ ੧, ਅਸ ੧੧, ੩ : 
ਭ੍ਰਿਤਿਆ -- ਭਗਤ, ਸੇਵਕ, ਦਾਸ 
“ਭ੍ਰਿਤਿਆ ਪ੍ਰਿਅੰ ਬਿਸ਼ਹਾਮ ਚਰਣੰ। ” 


- ਸਸ ੫. ੫ : ੩ (1354) 


: ੧ (225) 


ਮਉਜ -- (ਮੋਜ), ਲਹਿਰ, ਤਰੰਗ 
ਆਦਿ।” (ਮਸਤੀ) 
-- ਸਲੋ ਕਬ, ੧੨0 : ੨ (1370) 
ਮਉਜੂਦੁ -- (ਅ. ਮੌਜੂਦ), ਹਾਜ਼ਰ, ਪ੍ਰਤਖ 
“ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ।” 
- ਸਿਰੀ ੪, ਵਾਰ ੪ਸ, ੧, ੧ : ੮ (84) 
ਮਉਤ -- ਮੌਤ 
“ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ।” 
-- ਸਲੋ ਫਰ, ੧00 : ੩ (1363) 


” (ਮੌਤ ਦਾ) 
-- ਸਲੋ ਫਰ ੯੮ : ੧ (1383) 
ਮਉਦੀਫਾ -- (ਫਜ਼ੀਫਾ) ਨਿਤਕਰਮ, ਨਿਤਨੇਮ, 
ਇਕ ਪਾਠ ਜੋ ਮੁਸਲਮਾਨ ਜਾਰੀ 
ਰਖਦੇ ਹਨ। (ਅ. ਮਦਾਫਅਤ) 

"ਸਗਲੀ ਜਾਨਿ ਕਰਹੁ ਮਉਦੀਫਾ।” 


- ਮਾਰੂ ੫, ਸੋਲਾ ੧੨. ੧0 : ੧ (1084) 


ਮਉਲਾ -- ।. ਮਾਲਕ (ਸ਼ਬਦਾਰਥ) ਪ੍ਰਫੁਲਿਤ ਕਰਨ , 


ਵਾਲਾ (ਮਹਾਨਕੋਸ਼) (ਅ. ਮੌਲਾ) 
ਕੀਆ ਸੰਸਾਰੋ।” 
-- ਸਿਰੀ ੧, ੨੮, ੧ : ੧ (24) 
2. ਮਿਲਿਆ ਹੋਇਆ 
“ਬਾਹਰਿ ਸੂਤੁ ਸਗਲ ਸਿਉ ਮਉਲਾ। (ਭਾਵ 
ਸਭ ਨਾਲ ਪਿਆਰ ਬਣਿਆ ਹੋਇਆ ਹੈ 
ਸੂਤ ਮਿਲਿਆ ਹੋਇਆ ਹੈ) 
-- ਆਸਾ ੫, ੫੪, ੧" 
3. ਪ੍ਰਫੁਲਿਤ, ਖੁਸ਼, ਅਨੰਦਿਤ 
“ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ` 
ਬੂੰਦਹਿ ਚਾਤ੍ਰਿਕ ਮਉਲਾ। ” 


: ੧ (364) 


- ਗੂਜ ੫, ੪੪ : ੨ (496) 
ਜਪੰਦੜੀ ਲਾਲੀ।” 
- ਰਾਮ ੫, ਵਾਰ ੧੭ਸ, ੫, ੧ : ੧ (964) 
4. ਆਜ਼ਾਦ ਕਰਨ ਵਾਲਾ, ਮੁਕਤੀ ਦਾਤਾ, ਕਰਤਾਰ 
“ਮਿਹਰਵਾਨ ਮਉਲਾ ਤੂਹੀ ਏਕ । ” 
-- ਰਾਮ ੫, ੪੫, ੩ : ੧ (897) 
“ਮਉਲਾ ਖੇਲ ਕਰੇ ਸਭਿ ਆਪੇ।” 
- ਮਾਰੂ ੫, ਅਸ ੮, ੭ : ੧ (1020) 
ਮਉਲਾਣਾ -- ਮੁਲਾਂ (ਫਾ. ਮੌਲਾਨਾ) 
“ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ 
ਖਰਾ । ” -- ਮਾਰੂ ੫, ਸੋਲਾ ੧੨, ੨ : ੩ (1083) 
ਹੋਰ ਰੂਪ - ਮਉਲਾਨਾ -- 
ਗੁਜਾਰੈ। -- ਭੈਰ ਕਬ, ੧, ੩ : ੧ (1167) 
ਮਉਲਿ --- ਖਿੜ, ਖੁਸ਼ ਹੋ 
"ਪ੍ਰੀਤਿ ਪਾਰਬ੍ਰਹਮ ਮਉਲਿ ਮਨਾ।” 
_- ਬਸੰੰ ੫, ੩, ੨ : ੧ (1180) 
ਹੋਰ ਰੂਪ -- ਮਉਲਿਓ -- 
“ਮਉਲਿਓ ਮਨੁ ਤਨੁ ਹੋਇਓ ਹਰਿਆ ਏਕ 
ਬੂੰਦ ਜਿਨਿ ਪਾਈ।” (ਖਿੜਿਆ) 
<< 'ਸਨਾਂ ੪, 3. 2? ੧੧੬70) 
ਮਉਲਿਆ -- 
“ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ 
ਕੀਆ ਸੰਸਾਰੋ।” (ਪ੍ਰ ਫੂਲਿਤ ਹੋਇਆ) 
<< ਸਿਰੀ ੧, ੨੮, ੧ : ੧ (24) 
ਮਉਲਿਐ -- 
"ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ 
ਮਉਲਿਹੁ ਕੋਇ। ” (ਪ੍ਰਫੁਲਿਤ ਹੋਣ ਨਾਲ) 
- ਸੂਹੀ ੩, ਵਾਰ ੧੯ਸ, ੧, ੧ : ੨ (791) 
ਮਉਲਿਹੁ -- 
“ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ 


ਮਉਲੈ 


1861] 





----< ਨ ਜਤ 
ਮਇਆ ਠਾਕੁਰ ਤੇਰੀ ਦੋਹੀ।”” 


ਮਉਲਿਹੁ ਕੋਇ।” (ਪ੍ਰਫੁਲਿਤ ਕਰਨਾ) 
- ਸੂਹੀ ੩, ਵਾਰ ੧੯ਸ, ੧, ੧ : ੨ (791) 
ਮਉਲੀ -- 
“ਸਿੰਮ੍੍‌ਤਿ ਮਉਲੀ ਸਿਉ ਕਤੇਬ। ” (ਪ੍ਰਫੁਲਿਤ 
_ ਹੋਈਆ) -- ਬਸੰ ਕਬ, ੧, ੨ : ੨ (1193) 
“ਓਤਿ ਪੌਤਿ ਨਿਰੰਕਾਰੁ ਘਟਿ ਘਟਿ 
ਮਉਲੀਏ।” (ਪ੍ਰਫੁਲਿਤ ਹੋ ਰਿਹਾ ਹੈ) 
- ਗੂਜ ੫, ਵਾਰ ੨ : ੬ (516) 
ਮਉਲੇ - 
“ਦੁਤੀਆ ਮਉਲੇ ਜੋਗ ਧਿਆਨ। ” (ਪ੍ਰਫੁਲਿਤ 
ਹੋਇਆ, ਪ੍ਰਕਾਸ਼ਮਾਨ ਹੋਇਆ) 
- 'ਬਸੰ ਕਬ, ੧, ੨ : ੧ (193) 
ਮਉਲੈ -- 
“ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ 
ਤਨੁ ਹਰੀਆ। ” (ਪ੍ਰਫੁਲਿਤ ਹੋਣ ਨਾਲ) | 
- ਸੂਹੀ ੫, ਛੰਤ ੪, ੨ : ੫ (779) 
ਮਉਲੈ -- 1. ਪ੍ਰਫੁਲਿਤ ਹੋਣ ਨਾਲ ਵੇਖ 'ਮਉਲਿ'” 
2. ਪ੍ਰਭੂ ਨੇ, ਮਉਲਾ ਨੇ 
“ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ। ” 
` = ਮਾਰੂ ੫, ਵਾਰ ੨੩ : ੭ (1102) 
ਮਉਲੋ -- ਪ੍ਰਫੁਲਿਤ ਕਰਨ ਵਾਲਾ 
“ਜੋਤਿ ਸਰੂਪੀ ਸਕੁ ਜਗੁ ਮਉਲੋ। ” 
- ਮਾਰੂ ੫. ਸੋਲਾ ੧੧, ੧੪ : ੨ (1083) 
ਮਇਓਦਧਿ -- ਬਹੁਤ ਪਾਠੀ ਧਾਰਨ ਵਾਲਾ, ਸਮੁੰਦਰ 
“ਅਨਲ ਅਗਮ ਜੈਸੇ ਲਹਰਿ ਮਇਓਦਧਿ ਜਲ । 
ਕੇਵਲ ਜਲ ਮਾਂਹੀ। ” 
-- ਸੋਰ ਰਵਿਂ, ੧, ੧ : ੨ (657) 
ਮਇਆ -- 1. ਕ੍ਰਿਪਾ, ਮਿਹਰ, ਬਖਸ਼ਿਸ਼ 
“ਨਾਨਕ ਕਉ. ਪ੍ਰਭ ਮਇਆ ਕਰਿ ਸਚੁ ਦੇਵਹੁ 
ਅਪੁਣਾ ਨਾਉ। ” 
-- ਸਿਰੀ ੫, ੭੭, ੪ : ੩ (44) 
2. ਦਇਆ ਕਰਨ ਵਾਲੇ, ਮਿਹਰਵਾਨ 
“ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ 
ਪ੍ਰਤਿਪਾਲਾ ਜੀਉ।” 
-- ਮਾਝ ੫, ੩੩, ੩ : ੩ (104) 
“ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ 





-- ਗਉ ੫. ੧੨੯", ੧ : ੨ (207) 
3. ਮਾਇਆ 
“ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਕੂ 
ਤਿਸਹਿ ਮਇਆ। ” 
-- ਰਾਮ ੧, ਅਸ 2, ੮ : ੧ (906) 
4. ਮਿਲਿਆ ਹੋਇਆ 
“ਸਾਚੋ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ 
ਮਇਆ।” (ਭਾਵ ਇਕ ਮਿਕ ਹੋਇਆ) 
___ - ਰਾਂਮ ੧, ਸਿਗੋ ੨੫ : ੧ (940) 
ਮਇਆਸਾ -- ਮਾਇਆ ਵਾਲੀ/ਮਾਇਆ ਦੀ ਆਸਾ 
“ਚੂਕੀ ਅਲੇ ਮੋਹ ਮਇਆਸਾ। ” 
- ਰਾਮ ਕਬ, ੧0, ੩ : ੧ (972) 
ਮਈ -- ਮਿਲ ਜਾਣਾ 
== ਸਿਲਾ ੫, ੯0, ੧" : ੧ (822) 
ਮਈਏ -- ਮੈਨੂੰ 
“ਕੇਸਵਾ ਬਚਉਨੀ ਅਈਏ ਮਈਏ ਏਕ ਆਨ 
ਜੀਉ।” -- ਧਨਾ ਨਾਮ, ੪, ੨ : ੫ (693) 
ਮਏਂ -- ਮਿਲੇ, ਹੋ ਗਏ 
ਮਾਨੁ ਮਨ ਏਕ ਮਏਂ।” ਰ 
-- ਆਸਾ ਧਨਾ, ੧, ੩ : ੧ (487) 
ਮਸਹੂਰ -- (ਅ : ਮਸ਼ਹੂਰ ` ਪ੍ਰਸਿੱਧ 
“ਆਬਾਦਾਨੁ ਸਦਾ ਮਸਹੁਰ। 


-- ਗਉ ਚਵਿ, - ੨ : ੩ 345) 


| ਮਸਕੰ - ਮੱਛਰ 


-- ਸਸ ੫,੫੫'' 
ਮਸਕਤਿ -- ।. (ਅ : ਮੁਸ਼ਕਤ) ਮਹਿੰਨਤ, . ,ਲਣਾ 
“ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।” 
-- ਜਪੁ ੧, ੩੮ਸ : ੫ (੪) 


- ਸੂਹੀ ੩, ਵਾਰ ੧0ਸ, ੧, ੧ : ੫ (786) 
ਮਸਕਤੇ -- ਸੇਵਾ, ਘਾਲਣਾ 


ਮਸਕਰ 


1862 


ਮਸਤੁ 





“ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ।” 
- ਸਿਰੀ ੫, ੭੫, ੩ : ੧ (44) 
ਮਸਕਰ -- ਚਾਂਦਨੀ, ਚੰਨ ਦੀ ਕਿਰਣ 


“ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ।” 


- ਚਉ ੫, ੪ : ੧ (1364) 
ਮਸਕਲ -- (ਅ. ਮਸਕਲ) ਜੰਗ ਉਤਾਰਨ ਦਾ 
ਅੰਜ਼ਾਰ ( ਸੰਦ) 


“ਅਵਲਿ ਅਉਲਿ ਦੀਨੁ ਕਰਿ ਮਿਨਾ ਮਸਕਲ ਮਾਨਾ 


ਮਾਲੁ ਮੁਸਾਵੈ। ” 
- ਮਾਝ ੧, ਵਾਰ ਦਸ, ੧,੧72 (141) 
ਹੋਰ ਰੂਪ -- ਮਸਕਲੈ -- 
“ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ 
ਜੰਗਾਲੀ।” (ਜੰਗਾਲ ਲਾਹੁਣ ਵਾਲੇ ਅੰਜ਼ਾਰ 
ਨਾਲੋ) -- ਰਾਮ ਬਸ, ਵਾਰ ੩ : ੬ (967) 
ਮਸਕੀਨ -- (ਅ. ਮਸਕੀਨ) ਹਲੀਮ, ਨਿਮਾਣਾ, 


“ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ 


ਵਡ ਵਡਾ ਹੇ।” 
- ਗਉ ੪. ਸੋਹ ੪, ੪ : ੧ (13) 
“ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸੁ ਮਨਿ 
ਭਾਵੈ।” _-- ਆਸਾ ਕਬ, ੧੭, ੧ : ੧ (480) 
ਮਸਕੀਨੀ --- ਗਰੀਬੀ, ਨਿਮਰਤਾ, ਆਜਜ਼ੀ 
“ਸਹਜ ਸੁਹੇਲਾ ਅਤਿ ਮਸਕੀਨੀ। ” 

-- ਗਉ ੫, ਅਸ ੧, ੧" : ੧ (235) 
ਮਸਕੀਨੀਆ -- ਗਰੀਬੀ ਸੁਭਾ ਵਾਲਾ, ਨਮਰ, 
“ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ। ” 

-- ਗਉ ੫, ਸੁਖ ੧੨ਸ : ੧ (278) 
ਮਸਟਿ -- ਚੁੱਪ, ਖਾਮੋਸ਼ 
“ਆਪ ਹੀ ਮਸਟਿ ਆਪਹੀ ਬੁਲਨਾ। ” 

- ਬਿਲਾ ੫, ੭, ੨ : ੧ (803) 

“ਮਸਟਿ ਕਰਉ ਮੂਰਖੁ ਜਗਿ ਕਹੀਆ।” (ਚੁੱਪ 
ਕਰਾਂ) - ਪ੍ਰਭ ੧, ੧੨, ੧ : ੧ (1330) 
ਮਸਤ -- 1. (ਫਾ. ਮਸਤ) ਮਤਵਾਲਾ, ਬੇਪਰਵਾਹ 
- ਜਿਨ ਪੀਆ ਸਹਸ ਭਲ ਹੀ ਬੂਟੇ ਬੰਧਨ ਡਾਹ | 
- ਆਸਾ ੧, ੮, ੨ : ੧ (35) 


2. ਅੰਹਕਾਰੀ, ਗਰੀਬ (ਨਿਮਾਨੇ) ਦੇ ਉਲਟ 








“ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ।” 
- ਮਾਰੂ ੫, ਵਾਰ ੧੭ : ੩ (1100) 
3..ਮਸਤਕ, ਮਥਾ 
“ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ 
ਸੰਤ ਧੂਰਾਵਾ। ” 
-- ਸਾਰ ੫, ੩੯, ੧ : ੨ (1212) 
ਮਸਤਅੰਗ -- ਰਾਗ ਮਾਲ ਕਉਸ ਦੇ ਅੱਠ ਪੁੱਤਰਾਂ 
ਵਿਚੋਂ ਇਕ ਬਾਕੀ ਹਨ--ਮਾਰੂ 
ਮੇਵਾਰਾ, ਪ੍ਰਸਲ ਚੰਡ, ਕਉਸਕ 
ਉਭਾਰਾ, ਖਉਖਟ ਤੇ ਭਉਰਾਨਦ। 
“ਮਾਰੂ ਮਸਤਅੰਗ ਮੇਵਾਰਾ। ” 
- ਰਾਮ ੧ : ੧੯ (1430) 
ਮਸਤਕ -- (ਸੰ. ਸਜ₹) ਮਥਾ, ਸਿਰ 
“ਧਨਿ ਮਸਤਕ ਚਰਨ ਕਮਲ ਹੀ ਪਰਸ।” 
- ਗਉ ੫, ੧੧0", ੨ : ੨ (201) 
ਹੋਰ ਰੂਪ - ਮਸਤਕਿ -- 
ਧੁਰਿ ਮਸਤਕਿ ਲਿਖਿਆ ਲਿਖਾਸਿ। ” (ਮਥੇ 
ਤੇ ਭਾਵ ਭਾਗਾਂ ਵਿਚ) 
- ਗੂਜ ੪, ਸੋਦ ੪, ੪ : ੨ (10) 
ਮਸਤਕੁ -- 
“ਧਨੁ ਓਹੁ ਮਸਤਕੁ ਧਨੁ ਤੇਰੇ ਨੇਤ॥ ” 
-” ਗਉਂ ੫, ੧੭੩, ੧ : ੧ (200) 
ਮਸਤਕੇ -- 
ਲਿਵ ਲਾਇਓ।” 
- ਮਾਲੀ ੪, ੩, ੨ : ੧ (985) 
ਮਸਤਾ -- ਮਸਤ, ਮਤਵਾਲਾ, ਵੇਖੋ “ਮਸਤ” (1) 
“ਬਿਆਪਤ ਰੂਪ ਜੋਬਨ ਮਦ ਮਸਤਾ। ” 
- ਗਉ ੫. ੮੮, ੨: ੪ (182) 
ਮਸਤਾਨਾ -- (ਫਾ. ਮਸਤਾਨਾ) ਮਤਵਾਲਾ, ਪੇਮ 
ਵਿਚ ਮੱਤਾ, 
ਸਵਾਇਆ। ” 
- ਮਲਾ ੧, ਵਾਰ ੨੭ਸ, ੧, ੨ : ੭ (1291) 
ਮਸਤੁ -- ਮਤਵਾਲਾ 


ਰ ਮਸਲਤਿ 








1863 ਮਸੁ 

ਸਬਦੁ ਦ੍ਰਿੜਾਵੈਗੋ।” ਮਸਾਣ -- ਉਹ ਸਥਾਨ ਜਿਥੇ ਲੋਥਾਂ ਰਖੀਆਂ ਸਾੜੀਆਂ 

-- ਕਾਨ ੪, ਅਸ ੫, ੧" : ੨ (1310) ਜਾਂਦੀਆਂ ਹਨ, ਮਰਘਟ ਰ 

ਮਸਲਤਿ -- 1. (ਅੰ. ਮਸਲਤ) ਸਲਾਹ, ਮਸ਼ਵਰਾ | _“ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ 
ਦੇਣ ਵਾਲਾ, ਸਲਾਹਕਾਰ ਮੰਤ੍ਰੀ ਨ ਪਾਇਆ।” ਰ 

“ਤੂੰਹੈ ਮਸਲਤਿ ਤੂੰਹੈ ਨਾਲਿ। ” - ਗੂਜਾ ਭ੍ਰਿਲੋ, ੧, ੨ : ੨ (526) 

-- ਗਉ ੫, ੧੭੪, ੧ : ੧ (200) | ਹੋਰ ਰੂਪ - ਮਸਾਣਿ - 

ਹੋਰ ਰੂਪ -- ਮਸਲਤੀ -- “ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ 
“ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਮੜੈ ਮਸਾਣਿ ਨ ਜਾਈ।” 

ਸਮਰਥੁ । -- ਸੋਰ ੧, ਅਸ ੧, ੧ : ੧ (634) 


-- ਰਾਮ ੫. ਵਾਰ ਪੰਸ, ੫, ੧ : ੫ (950) 


ਕਾਹੂ ਦੀਨੀ।” 
-- ਸਾਰ ੫, ਅਰ ੧, ੫ : ੧ (1235) 
ਮਸਵਾਣੀ -- ਦਵਾਤ 
ਸਮਾਵਣਿਆ। ” 
`=- ਮਾਝ ੩; ਅਸ ੨੩, ੭ : ੩ (123) 
ਹੋਰ ਰੁਪ -- ਮਸਵਾਣੀਐ -- 
“ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ 


ਜਲਿ ਜਾਉ।”” (ਕਲਮ ਦੇ) 
-- ਸਿਰੀ ੪, ਵਾਰ ੬ਸ, ੩, ੧ : ੧ (84) 
ਮਸਾਇਕ -- ਸ਼ੇਖ ਦਾ ਬਹੁ ਵਚਨ (ਅ. ਸ਼ੇਖ) 
“ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ 


ਰਸੀਦ।” -- ਸਿਰੀ ੧, ਅਸ ੧, ੩ : ੨ (53) 
ਹੋਰ ਰੂਪ -- ਮਸਾਇਕਾ -- 
“ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ 


<- ਮਾਂਝ ੧, ਵਾਰ ੧੩ਸ, ੧, ੧: ੧ (143) 
ਮਸਾਇਕੁ -- 

“ਨਾ ਕੋ ਸੇਖੁ ਮਸਾਇਕੁ ਹਾਜੀ।” (ਸੇਖ ਦਾ 
ਬਹੁ ਵਚਨ) 

- ਮਾਰੂ ੧, ਸੋਲਾ ੧੫, ੧੧ : ੨ (1036) 

ਮਸਾਜਨੀ -- ਦਵਾਤ 

“ਕਲਉ ਮਸਾਜਨੀ ਕਿਆਂ ਸਦਾਈਐ ਹਿਰਦੈ ਹੀ 

ਲਿਖਿ ਲੇਹੁ।” 


-- ਸਿਰੀ ੪, ਵਾਰ ਪਸ, ੩, ੧ : ੧ (84) 








ਮਸਾਣੀ -- 
“ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ 
ਮਸਾਣੀ।” ( ਮਸਾਣਾਂ ਵਿਚ) 
-- ਆਸਾ ੧, ਅਸ ੧੨, ੬ : ੨ (415) 
ਮਸਾਨ - ਲੋਕ ਚਿਤਾ (ਤਾਲਿਬ) ਸ਼ਮਸ਼ਾਨ (ਕੋਸ਼), 
ਮਸਾਨਾਂ ਤੇ ਪਹੁੰਚੇ ਵੀਰੋ (ਨਿਰਣੈ); 
_ਮਸਾਨਾਂ ਦੀ (ਪਿਆਰੀ) ਅਗ (ਦਰਪਣ) 
“ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ 
ਮਸਾਨ। ? _ -- ਸਲੋ ਕਬ, ੮, ੫ : ੧ (1368) 
ਹੋਰ ਰੂਪ - ਮਸਾਨਿ -- 
“ਤਬ ਕੁਲੂ ਕਿਸ ਕਾ ਲਾਜਸੀ ਜਬਲੇ ਧਰਹਿ 
ਮਸਾਨਿ।” (ਮਸਾਨਾ ਵਿਚ) 
੍ - ਸਲੋ ਕਬ, ੧੬੬ : ੨ (1373). 
ਮਸਾਨੁ -- 
“ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ 
ਜਾਣੁ ਮਸਾਨੂ। ” 
-- ਸਲੋ ਫਰ, ੩੬ : ੨ (1379) 
ਮਸਾਰੇ -- ਦਾਹੜੀ . 
“ਆਪਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ 
ਚਿਹ ਨੁ ਨਹੀ ਮੁਖ ਨ ਮਸਾਰੇ।” 
-- ਸਵ ੫, ੩ : ੩ (1386) 
ਮਸੀਤਿ -- ਮੁਸਲਮਾਨਾਂ ਦਾ ਬੰਦਗੀ ਦਾ ਸਥਾਨ 
(ਅ. ਮਸਜਿਦ) ਰ੍ 
“ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲ 
ਕੁਰਾਣੂ।” ਰ 
- ਮਾਝ ੧, ਵਾਰ ੭ਸ, ੧, ੧ : ੧ (140) 
ਮਸੁ - 1. ਸਿਆਹੀ, ਲਿਖਨ ਦਾ ਸਾਧਨ, ਹੋਰ ਵੇਖੋ 
੧ਪੈਸ, 'ਮਸੂ” ਰ੍ 


"੧ 


ਮਸੁ 1864 





“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ 
ਸਾਰੁ।” -- ਸਿਰੀ ੧, ੬, ੧ : ੧ (167 


“ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ, 


ਬਨਰਾਇ।” _ -- ਸਲੋ ਕਬ, ੮੧ : ੧ (1368) 
2. ਸਿਆਹੀ, ਕਾਲਖ 
੮੨ 'ਬਿੰਹੀ ੧, '੩. ੧ : ੧ (729) 
ਮੰਸੂ -- ਸਿਆਹੀ 
“ਜਸ ਕਾਗਦ ਪਰ ਜਿਦੈ ਨ ਮੰਸੂ।” 
- ਗੋਂਡ ਕਬ, ੫, ੪ : ੪ (871) 
ਮਸੂ -- ਸਿਆਹੀ ਰ੍ 
“ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ।” 
- ਸਿਰੀ ੧, ੨, ੪ : ੨ (15) 
ਮਸੂਰਤਿ -- (ਅ.) ਸਲਾਹ, ਮਸ਼ਵਰਾ 
"ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ 
ਨ_ ਆਇਓ। ” -- ਗੂਜ ੫, ੧੨, ੧ : ੧ (498) 
ਮਸੇਲ =- ਮੇਲ ਕੇ, ਭਾਵ ਪਾਇਓ 
“ਨਾਮਾ ਪ੍ਰਣਵੈ ਸੇਲ ਮਸੇਲ। (ਨਿਆਣਾ ਪਾਇਓ) 
- ਭੈਰ ਨਾਮ, ੧0, ੧੯ : ੧ (1166) 
ਮਸੋਲਾ -- ਮਸਲਾ, ਨਿਰਣਾ ਕਰਨੇ ਦਸੀ ਗੱਲ 
(ਸਚ) 
“ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸਪੁਰੀ ਵਿਚਿ 
ਆਖੁ ਮਸੋਲਾ। ”-- ਤਿਲੰ ੧. ੫. ੨ : ੧ (722) 
ਮਸੂਕ -- ਮੱਥਾ 
ਪਰਮਸੂਰਹ। ” _-- ਸਸ ੫, ੫੨ : ੧ (1358) 
ਮਹ -- 1. ਵਿਚ, ਅੰਦਰ 
“ਜੋਤਿ ਕੀ. ਵਟੀ ਘਟ ਮਹਿ ਜੋਇ।” 
- ਗਉ ਕਬ, ਵਾ ੭ : ੨ (344) 
2. (ਫਾ. ਮਾਹ) ਮਹੀਨਾ 
“ਵਰਤ ਨ ਰਹਉ ਨ ਮਹ ਰਮਦਾਨਾ।” 


-- ਭੈਰ ੫, ੩, ੧ : ੧ (1136) 


ਮਹਸਾਈ -- ਮਹਾਦੇਵ, ਜਿਵਾ ਜੀ 
ਥਾਪਿਓ ਮਹਸਾਈ।” 
= ਮਲਾਂ $, &, ੨ $ ੧ (1263) 
ਮਹਕੰਦਾ -- ਸੁਗੰਧਤ ਕਰਦਾ ਹੈ 


ਮਹਤਾ 





'ਇਆ ਦੇਹੀ ਪਰਮਲ ਮਹਕੰਦਾ। ” 
- ਗਉਂ ਕਬ, ੧੨. ੨ : ੧ (325) 
ਮਹਗੀ -- ਵਧੇਰੇ ਮੁਲ ਦੀ, ਵਡਮੁੱਲੀ 
“ਮੈ ਤਉ ਮੋਲਿ ਮਹਗੀ ਲਈ ਜੀਅ ਸਟੈ।” 
-- ਗਉ ਰਵਿ, ੨, ੧" : ੨ (694) 
ਹੋਰ ਰੂਪ -- ਮਹਗੇ -- 
“ਕੋਈ ਆਇ ਮਿਲੈ ਗੋ ਗਾਹਕੀ ਲੇ ਗੋ ਮਹਗੇ 
ਮੋਲਿ।” -- ਸਲੋ ਕਬ, ੨੨੫ : ੨ (1376) 
ਮਹਘਾ -- ਵਡਮੁਲਾ 
“ਸੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ 
ਵੇਚਿ ਲੀਓ ਮੁਲਿ ਮਹਘਾ।” 
=”ਾਜੂਹੀ` 8, 2; ੧: $ ੧98) 
ਹੋਰ ਰੂਪ -- ਮਹਘੋ -- 
"ਮਹਘੋ ਮੋਹਿ ਭਾਰਿ ਅਫਾਰੁ।” 
- ਆਸਾ ੧, ਅਸ ੩, ੮ : ੧ (413) 
ਮਹਜਰੁ -- ਉਹ ਲਿਖਤ ਜਿਸ ਉਪਰ ਬਹੁਤਿਆਂ ਦਾ 
ਦਸਤ ਖਤ ਹੋਣ 
'ਮਹਜਰੁ ਝੁਠਾ ਕੀਤੋਨੁ ਆਪਿ।” 
- ਗਉਂ ੫, ੧੬੮, ੧ : ੧ (199) 
ਮਹਜਿਦਿ -- ਮਸਜਿਦ, ਮਸੀਤ 
“ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ 
ਗੁਜਾਰੈ।”” _ -- ਭੈਰ ਨਾਮ, ੧, ੩ : ੧ (1167) 
ਮਹਤ -- ਮਹੱਤਾ, ਵਡਿਆਈ, ਹੋਰ ਵੇਖੋ “ਮਹਤਾ” 
“ਪਹਤੜਿ” 
“ਨਾਇ ਤੇਰੈ ਮਾਣੁ ਮਹਤ ਪਰਵਾਣੁ।” 
- ਪ੍ਰਭਾ ੧, ੧, ੨ : ੩ (1327) 
ਮਹਤਉ -- ਚੌਧਰੀ, ਵਿਸਵੇਦਾਰ, ਮਾਲਕ, ਮੁਖੀਆ 
ਕਿਰਸਾਨਾ।”-- ਮਾਰੂ ਕਬ, ੭, ੧ : ੧ (1104) 
ਮਹਤਰੀਆ -- ਜੋ ਸਭ ਤੋਂ ਵੱਧ ਸਨਮਾਨ ਦੇ ਯੋਗ 
ਹੈ, ਮਾਤਾ, ਹੋਰ ਵੇਖੋ “ਮਹਤਾਰੀ” 
“ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ 
ਪਿਤਾ ਮਹਤਰੀਆ। ”? 
- ਗਉਂ ੫. ੧੧੫", ੨ : ੧ (203) 
ਮਹਤਾ -- ਵਡਿਆਈ, ਵੇਖੋ ਮਹਤਿ 
"ਮਾਣੁ ਮਹਤਾ ਤੇਜੁ ਅਪਣਾ ਆਪਿ ਜਰਿ।” 
- ਰਾਮ ੫, ਵਾਰ ੧੮ : ੬ (965) 





ਮਹਤਾਰੀ -- ਮਾਂ, ਵੇਖੋ “ਮਹਤਰੀਆ” 
“ਕਿਆ ਬਸੁ ਜਉ ਬਿਖੁ ਦੇ ਮਹਤਾਰੀ। ” 
-- ਗਉ ਕਬ, ੨੨, ੩ : ੨ (328) 
- ਮਹਤਿ -- ਵਡਿਆਈ 


“ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉਂ ਮਾਣਿ 


ਮਹਤਿ ਪ੍ਰਭ ਤੇਰੈ ।” 
-- ਸਾਂਹ ੫, 
(੫ ਮਹੰਤੂ -- 
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ 
ਮਹਤੁ। ” (ਵਡੀ, ਵਿਸਤਾਰ ਵਾਲੀ) 
-- ਜਪੁ ੧, ੩੮ : ੧ (8) 
“ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ । ” 
(ਵਡਿਆਈ, ਮਹਤ੍ਹ) 
-- ਸਿਰੀ ੧, ਅਸ ੩, ੧ : ੩ (54) 
ਮਹਦੂਦੁ -- (ਅ : ਮਹਿਦੂਦ) ਪੱਟਾ, ਹਦਬੰਦੀ ਦੀ 
ਲਿਖਤ 
“ਮੈ ਮਹਦੂਦੁ ਲਿਖਾਇਆ ਖਸਮੈ ਕੈਦਰਿ ਜਾਇ। ” 
-- ਮਲਾ ੧, ਵਾਰ ੧੯ਸ, ੧, ੧ : ੬ (1286) 
ਮਹਮਾ -- (ਸੰ. ਸਫਿਸਰੂ) ਵਡਿਆਈ, ਬਜੂਰਗੀ 
“ਉਆ ਕੀ ਮਹਿਮਾ ਕਥਨੁ ਨ ਜਾਈ।” 
-- ਆਸਾ ੫, ੮੮, ੧” : ੨ (392) 
ਮਹਰ -- ਮੱਹਤਰ ਦਾ ਸੰਖੇਪ, ਸਰਦਾਰ, ਮੁਖੀਆ, 
ਚੌਧਰੀ 
“ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ।” 
-- ਸਿਰੀ ੧, ਅਸ ੧੬, ੬ : ੧ (63) 
ਮਹਰਮ -- ਵਾਕਫੁ, ਜਾਣੂ 
“ਮਹਰਮ ਮਹਲ ਨ ਕੋ ਅਟਕਾਵੈ ।”” 
-- ਗਉ ਰਵਿ, ੨, ੩ : ੨ (345) 


੫0, ੧" : ੨ (1214) 


ਰ੍ -- ਟੋਡੀ ੫, ੧੯, ੧੯ : ੨ (715) 
ਮਹਰੇਰੁ -- ਢਾਹ, ਰੇੜ੍ਹ 
“ਕਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ।” 
- ਮਾਰੂ ੫, ਵਾਰ ਪਸ, ੫, ੧: ੧(1095). 
ਮਹਲ -- 1. ਘਰ, ਨਿਵਾਸ ਸਥਾਨ, ਵਡਾ 


(ਆਲੀਸ਼ਾਨ, ਘਰ) 
'ਪਸੰਦਰਿ ਮਹਲ ਰਤਨੀ ਭਰੇ ਭੰਡਾਰਾ। ” (ਭਾਵ 


1865 


-- ਮਾਝ ੩, ਅਸ ੨੮, 2 : ੧ (126) 
ਤੇਰੇ ਊਚੇ ਮੰਦਰ ਮਹਲ ਅਪਾਰਾ । ” 
-- ਗਉ ੫, ਛੰਤ ੨, ੧ : ੧ (246) 
“ਮਹਰਮ ਮਹਲ ਨ ਕੋ ਅਟਕਾਵੈ (ਬਾਦਸ਼ਾਹ ਦਾ, 
ਨਿਵਾਸ ਸਥਾਨ)” 
-- ਗਉ ਰਵਿ, ੨, ੩ : ੨ (345). 
ਹੋਰ ਰੁਪ -- ਮਹਲਹੁ -- 
“ਦਰਸਨੁ ਪਾਵਹੁ ਸਹਜਿ ਮਹਲਹੁ।” 
- ਮਾਰੂ ੧, ਸੋਲਾ ੮, ੧੩ : ੨ (1028) 
2. ਪਦਵੀ, ਅਧਿਕਾਰ 
“ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ 
ਕ੍ਰਿਪਾਲ। ?” 
-- ਗਉ ੫, ਬਾਅ ੨੭ : ੩ (255) 
“ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ। ” 
-- ਗੂਜ ੩, ਵਾਰ ੨੧ਸ, ੩, ੧ : ੨ (517) 
“ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ 
ਦਰਬਾਰੇ । ” 
-- ਵਡ ੧, ਅਲਾ ੩, ੫ : ੩ (580) 
ਮਹਲਤਿ -- ।. ਵਡਿਆਈ 
“ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ 
ਮਰਣੁ ਵਿਸਾਰਿਆ।” 
ਰ __ - ਆਸਾ ੧, ਵਾਰ ੧੭ : ੪ (472) 
2. ਮਹਲ ਦਾ ਬਹੁ ਵਚਨ (ਨਿਰਣੈ ਸਬਦਾਰਥ) 
ਹਵੇਲੀ ਭਾਵ ਸ੍ਰਿਸ਼ਟੀ (ਦਰਪਣ) 
“ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ 
ਚਾਰਿ ਬਹਾਲੀ।” 
-- ਬਸੰ ੧, ਅਸ ੮,੧:੧(1190) 
ਸਥਾਨ 
“ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ।” 
-- ਸਿਰੀ ੧, ਅਸ ੧੬, ੩ : ੧ (63) 
2. ਭਾਵ ਹਿਰਦੇ ਵਿਚ ਰ੍ 
“ਮਹਲਾ ਅੰਦਰਿ ਗੈਰ ਮਹਲੁ ਪਾਏ-ਭਾਣਾ ਬੁਝਿ 
ਸਮਾਹਾ ਹੇ। ” 
- ਮਾਰੂ ੩, ਸੋਲਾ ੧੪, ੧੪ : ੩ (1058) 
ਮਹਲਿ -- ।. ਮਹਲ ਵਿਚ, ਨਿਵਾਸ ਟਿਕਾਣੇ ਤੇ 


ਗੀ << - 1. 


ਮਹਲੀ 


1866 


ਮਹਾਂ 





"ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ। ” 
- ਸਿਰੀ ੧, ੧੬, ੨ : ੩ (20) 
2. ਹਾਲਤ ਵਿਚ, ਥਾਂ ਤੇ 
ਨਿਮਾਨੋ।” 
-- ਗਉਂ ੫, ੧੨੬", ੧ : ੧ (206) 
3. ਹਰੀ ਦੇ ਟਿਕਾਨੇ ਤੇ (ਭਾਵ) ਪ੍ਰਭੂ ਦਰਗਾਹ 
ਵਿਚ, ਪ੍ਰਭੂ ਦੀ ਹਜ਼ੂਰੀ ਵਿਚ 
“ਸਾਧੂ ਕੈ ਸੰਗਿ ਮਹਲਿ ਪਹੂਚੈ।” 


-- ਗਉ ੫, ਸੁਖ ੭, ੪ : ੬ (271) 


“ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ।”` 


- ਆਸਾ ੩, ਅਸ ੩੫, ੪ : ੨ (429) 
ਹੋਰ ਰੂਪ -- ਮਹਲੀ -- 
“ਤਾ ਮਨੁਖੀਵਾ ਜਾਣੀਐ ਜਾ ਮਹਲੀ ਪਾਏ 
ਥਾਉ। ” (ਹਜ਼ੂਰੀ ਵਿਚ) 
-- ਸਿਰੀ ੧, ੫, ੨ : ੩ (16) 
ਮਹਲੀ -- 1. ਹਜ਼ੂਰੀ ਵਿਚ, ਮਹਿਲਾਂ ਵਿਚ, ਵੇਖੋ 
“ਮਹਲਿ” (3) (ਫਾ. ਮਹੱਲ) 
2. ਇਸਤ੍ਰੀ (ਜੀਵ) ਮਹਿਲ ਵਿਚ ਰਹਿਣ ਵਾਲੀ 
“ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ।” 
- ਸਿਰੀ ੧, ਅਸ ੬, ੬ : ੨ (57) 
“ਕਹਤੋ ਮਹਲੀ ਨਿਕਟਿ ਨ ਆਵੈ।” (ਮਹਿਲਾਂ 
ਵਿਚ ਰਹਿਣ ਵਾਲਾ ਭਾਵ ਨਿਕਟੀ) 


-- ਸੂਹੀ ੫, 2, ੨ : ੨ (738) 


“ਨਾਨਕ ਮਹਲੀ ਮ਼ਹਲੂ ਪਛਾਣੈ ਗੁਰਮਤੀ 
ਹਰਿਪਾਏ।” (ਘਰਵਾਲੀ ਹੋ ਪਤੀ ਨੂੰ 
ਪਛਾਣੇ । ) 

- ਸੂਹੀ ੩, ਛੰਤ ੪, ੩ : ੬ (770) 
3. ਮਹਿਲ ਦਾ ਮਾਲਕ, ਮਹਿਲ ਵਿਚ ਰਹਿਣ ਵਾਲਾ 
- ਆਸਾ ੧, ਅਸ ੬, ੧ : ੨ (414) 

“ਕਾਇਆ ਗੜ ਮਹਲ ਮਹਲੀ ਪ੍ਰਭੂ ਸਾਚਾ ਸਚੁ 
ਸਾਚਾ ਤਖਤੁ ਰਚਾਇਆ। ” 

- ਮਾਰੂ ੧, ਸੋਲਾ ੧੮, ੧੨ : ੩ (1039) 

4. ਮਹਿਲ ਦੁਆਰਾ, ਘਰ ਦੁਆਰਾ/ਰਾਹੀ' 
“ਗੁਰ ਮਹਲੀ ਘਰਿ ਆਪਣੇ ਸੋ ਭਰਪੂਰਿ ਲੀਣਾ।” 
- ਸੂਹੀ ੨, ਛੰਤ ੫, ੮ : ੧ (767) 

ਮਹਲੁ -- 1. ਨਿਵਾਸ ਸਥਾਨ, ਪ੍ਰਭੂ ਹਜ਼ੂਰੀ 








“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ 
_ਹੋਇਗੋਂ ਫੇਰਾ।” 
-- ਗਉਂ ੫, ਸੋਹ ੫, ੩ : ੨ (13) 
"ਸਚੁ ਮਹਲੂ ਘਰੁ ਪਾਇਆ ਗੁਰ ਕਾ ਸਬਦੁ 
ਪਛਾਨੁ । ” -- ਸਿਰੀ ੫, ੮੧, ੩ : ੪ (46) 
2. ਨਿਜ ਸਥਾਨ, ਨਿਰਬਾਨ ਪਦ, ਟਿਕਾਣਾ 
“ਘਰ ਹੀ ਵਿਚ ਮਹਲੁ ਪਾਇਆ ਗੁਰ ਸਬਦੀ 
ਵੀਚਾਰਿ।” 
- ਸਿਰੀ ੩, ੪੨, ੨ : ੩ (30) 
(ਭਾਵ ਗ੍ਰਹਿਸਤ ਵਿਚ ਹੀ ਪ੍ਰਭੂਦਰ ਪ੍ਰਾਪਤ ਕਰ 
ਲਿਆ) 
“ਤਾ ਨਾਨਕ ਜੋਗੀ ਮਹਲੁ ਘਰੁ ਪਾਇਆ।” 
(ਅਸਲਾ) -- ਰਾਮ ੫, ੧੨, ੪ : ੪ (686) 
3. ਥਾਂ 
“ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੇ 
ਸੁਆਇ। ” ( ਥਾ ਕੁਥਾਂ) 
- ਸੋਰ ੪, ਵਾਰ ੧੮ਸ, ੩, ੨ : ੧ (649) 
4. ਪਦਵੀ 
“ਜਿਨਿ ਕੀਆ ਸੋਈ ਪ੍ਰਭੂ ਜਾਣੈ ਹਰਿ ਕਾ ਮਹਲੁ 
ਅਪਾਰਾ। ` -- ਰਾਮ ੫, ੧, ੪ : ੧ (883) 
“ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ।” (ਪਦਵੀ) 
- ਰਾਮ ੫, ੨0, ੩ : ੨ (889) 
ਮਹਲੇ -- ਹਜ਼ੂਰੀ ਵਿਚ 
ਬੁਲਾਵਣਿਆ।” 
- ਮਾਝ ੩, ਅਸ ੧੪, ੩ : ੩ (117) 
ਮਹਲੈ -- ਮਹਿਲ (ਸਰੀਰ ਰੂਪ) ਵਿਚ 
“ਮਹਲੈ ਅੰਦਰਿ ਮਹਲੂ ਕੋ ਪਾਏ।” 
- ਮਾਰੂ ੩, ਸੋਲਾ ੨0, ੮ : ੧ (1064) 
“ਸਾਚਾ ਨਾਮੁ ਧਿਆਇ ਪਾਵਹਿ ਸੁਖ ਮਹਲੋ। ” 
-- ਧਨਾ ੧, ਛੰਤ ੩, ੨ : ੨ (689) 
ਮਹਾ -- ਬਹੁਤ ਵਡਾ 
“ਬਿਨੁ ਪ੍ਰਭ ਕੋਇ ਰਖਨਹਾਰੁ ਮਹਾ ਬਿਕਟ ਜਮ 
ਭਇਆ।” _ -- ਸਿਰੀ ੫, ੮੪, ੪ : ੨ (47) 
"ਮਹਾ ਪੁਨੀਤ ਭਏ ਸੁਖ ਸੈਲੁ।” (ਅਤੀ) _ 
-- ਗਉ ੫, 22,੧:੨(178) 


ਮਹਾਸਿਧਿ 1867 ਰ ਮਹਿ 








ਹੋਰ ਰੁਪ -- ਮਹਾਂ - “ਮਹਾਖੁਰਖਾ ਕਾ ਬੋਲਣਾ ਹੋਵੈ ਕਿਤੈ 
“ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਪਰਥਾਇ।” 
ਅੰਧਾਰ।” (ਬਹੁਤ, ਘੋਰ) - ਸੂਹੀ ੩, ਅਸ ੩, ੮ : ੧ (755) 


-- ਸਾਰ ੫, ੧੨੯, ੨ : ੨ (1229) | ਮਹਾਬਲ -- ਮਹਾਂਬਲੀ, ਅਤਿ ਤਾਕਤਵਰ 
“ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ | “ਗਾਵਹਿ ਜੋਧ ਮਹਾਬਲ ਸੂਰਾ । ” 





ਸਾਰੁ। ” -- ਸਲੋ ੪, ੧੬ : ੧ (1422) -< ਜਪੁ ੧, ੨੭ : ੧੩ (6) 
ਮਹਾਸਿਧਿ - ਵਡੀਆ ਸਿੱਧੀਆ ਹੋਰ ਰੂਪ - ਮਹਾਬਲੀ -- 
“ਚਾਰ ਪਦਾਰਥ ਅਸਟ ਮਹਾਸਿਧਿ ਕਾਮਧੇਨੁ “ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ।” 
ਪਾਰਜਾਤ ਹਰਿ ਹਰਿ ਰੁਖੁ।” - ਬਸੰ ੫, ਵਾਰ ੨ : ੧ (1193) 
- ਟੋਂਡੀ ੫, ੨੯, ੨ : ੧ (717) | ਮਹਾਭਾਗੇ -- ਵਡੇ ਭਾਗਾਂ ਵਾਲੇ, ਸੁਭਾਗੇ 
ਮਹਾਜਨਾ -- ਸਾਹੂਕਾਰ ਮੁਖੀ “ਗੁਰਚਰਨ ਲਾਗੇ ਮਹਾਭਾਗੇ ਸਦਾ ਅਨਦਿਨੁ 
“ਮਿਲਿ ਆਏ ਨਗਰ ਮਹਾਜਨਾ ਗੁਰ ਸਤਿਗੁਰ ਜਾਗਿਆ।” 
ਓਟ ਰਾਹੀ।” -- ਧਨਾ ੫, ਛੰਤ ੧, ੪ : ੪ (691) 
-- ਤੁਖਾ ੪, ਛੰਤ ੪, ੬ : ੧ (1117) | ਮਹਾਮੋਹਨ -- ਵਡੀ ਮੋਹ ਲੈਣ ਵਾਲੀ ਭਾਵ ਮਾਇਆ 
ਹੋਰ ਰੂਪ -- ਮਹਾਜਨੁ -- “ਬਿਲ ਲਾਛਿਰੁਹ ਕੇਤੇ ਮਹਾਮੋਹਨ ਬਿਨੁ ਨਾਮ ਹਰਿ 
“ਆਪਿ ਮਹਾਜਨੁ ਆਪੇ ਪੰਚਾ ਆਪਿ ਸੇਵਕ ਕੇ ਸੁਖੁ ਨਹੀ।” 
ਕੈ ਕਾਮ।” -- ਬਿਹਾ ੫, ਛੰਤ ੯, ੨ : ੩ (548) 
- ਸਾਰ ੫, ੬੩. ੧ : ੧ (1216) | ਮਹਾਰਸ -- ਉਚਾ/ਮਹਾਨ ਰਸ, ਉਤਸਰਸ 
ਮਹਾਂਤ -- ਮਹਾਤਮਾ, ਕਰਨੀ ਵਿਚ ਵਡਾ “ਅੰਮ੍ਰਿਤ ਨਾਮ ਮਹਾਰਸ ਪੀਨੇ। ” 
“ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ।” -- ਗਉਂ ੫, ੧0੮", ੨ : ੨ (201) 
-- ਗਉਂ ੫. ਸੁਖ ੨੪, ੩ : ੯ (295) । ਹੋਰ ਰੁਪ -- ਮਹਾਰਸੁ -- 

“ਰਾਜ ਜੋਬਨ ਬਸਰੰਤ ਹਰਿ ਮਾਇਆ ਮਹਾ ਦੁਖੁ “ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ 
ਏਹੁ ਮਹਾਤ ਕਹੈ ।”” ਹੋਇ।? _-- ਸਿਰੀ ੧, ੧੮, ੫ : ੨ (21) 
-- ਧਨਾ ੫, ੫੪, ੧ : ੧ (653) | ਮਹਾਵਤ -- ਹਾਥੀ ਹੱਠਣ ਵਾਲਾ 

ਮਹਾਦੇਉ -- ਸ਼ਿਵ “ਰੇ ਮਹਾਵਤ ਤੁਝ ਡਾਰਉ ਕਾਟਿ।” 
“ਬ੍ਰਹਮਾ ਬਿਸਨੁ ਮਹਾਢੇਉ ਮੋਹਿਆ। ” -- ਗੋਂਡ ਕਬ, ੪, ੨ : ੧ (671) 
- ਆਸਾਂ ੫, ੯੬, ੨ : ੨ (394) | ਮਹਿ -- !. ਅੰਦਰ 
ਹੋਰ ਰੂਪ -- ਮਹਾਦੇਵ -- “ਗਿਆਨ ਖੰਡ ਮਹਿ ਗਿਆਨੁ ਪਰਚੰਡ।” 
“ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ -- ਜਪੁ ੧, ੩੬ : ੧ (7) 
ਅਉਧੂਤਾ। ” “ਸਭ ਮਹਿ ਜੋਤਿ ਜੋਤਿ ਹੈ ਸੋਇ।” 
- ਸੂਹੀ ੫, ੪੯, ੩ : ੧(1147). - ਧਨਾ ੧, ਸੋਹ ੩, ੩ : ੧ (13) 


ਮਹਾਪੁਰਖ -- (ਸੰ. ਸਗਧ੍ਰਲਥ) ਨੇਕ ਪੁਰਸ਼, ਉਚੇ | 2. ਵਿਚ 
ਪੁਰਸ਼ ਗਿਆਨੀ।” 
“ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ। ” । -- ਗਉਂ ਪ. ਸਹੇ, ੫, ੨ : ੧ (13) 
-- ਗਉ ੩, ੩੩, ੨ : ੧(161) “ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ 
ਹੋਰ ਰੂਪ -- ਮਹਾਪੁਰਖਾ -- ਖੇਲਾਇ।”” -- ਸਿਰੀ ੧, ੧੧, ੩ : ੧(18) 


“ਜਿਉ ਕੂਕਰ ਜੂਠ ਨ ਮਹਿ ਪਾਇ।” 
- ਗਉ ੫, ਅਸ ੧0, ੧ : ੨ (240) 
(ਮਹਾਨਕੋਸ਼ ਇਥੇ ਅਰਥ ਮੂੰਹ ਦੇ ਕਰਦਾ ਹੈ) 
ਮਹਿਖਾਸਾ -- ਝੋਟੇ ਦੀ ਸ਼ਕਲ ਦਾ ਇਕ ਦੈੱਤ 
“ਸਹ ਸਬਾਹੁ ਮਧੁ ਕੀਟ ਮਹਿਖਾਸਾ।” 





ਮਹਿਜਾ -- ਮੇਰਾ 
“ਪਿਰੀ ਏ ਤੂ ਜਾਣੂ ਮਹਿਜਾ ਸਾਉ ਜੋਈ ਸਾਈ' 
ਮੁਹੁਖੜਾ । ” 
- ਮਾਰੂ ੫, ਵਾਰ ੪ਸ, ੫, ੨ : ੨ (1095) 
ਹੋਰ ਰੂਪ --. ਮਹਿੰਜਾ -- 
“ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ 
ਡੇਖੁ।” (ਮੇਰਾ) 
- ਮਾਰੂ ੫, ਵਾਰ ੧ੈਸ, ੫, ੨ : ੧ (1094) 
ਮਹਿਜੀ -- 
“ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ।” 
(ਮੇਰੀ) 
` <= ਆਰ ੫, ਵਾਰ ੯ਸ, ੫, ੧ ? ੨ (1097) 
ਮਹਿੰਜੇ - . 
“ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ।” 
(ਮੇਰੇ) 
- ਮਾਰੂ ੫, ਵਾਰ ੧ਸ, ੫, ੧ : ੨ (1094) 
ਮਹਿਜੈ -- 
“ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ।” 
(ਮੇਰੇ) 
- ਮਾਰੂ ੫. ਵਾਰ ੪ਸ, ੫, ੧ : ੧ (1095) 
_ਮਹਿੰਡਾ -- ਮੇਰਾ 
“ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ 
ਲਾਈਐ।”” -- ਆਸਾ ੧. ਵਾਰ ੧0 : ੧ (468) 
ਮਹਿਦੀ -- ਇਕ ਬੂਟੇ ਦੇ ਹਰੇ ਪਤੇ ਜਿਨ੍ਹਾਂ ਨੂੰ ਸੁਕਾ 
ਪੀਸ ਘੋਲ ਕੇ ਹਥਾਂ- ਤੇ ਲਾਣ ਨਾਲ 
ਲਾਲ ਰੰਗ ਚੜ੍ਹਦਾ ਹੈ, ਮਹਿੰਦੀ 
“ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ 
ਪੀਸਾਇ।” 
- ਰਾਮ ੩, ਵਾਰ ੨ਸ, ਕਬ, ੧ : ੧ (947) 
ਹੋਰ ਰੂਪ -- ਮਹਿੰਦੀ - 
“ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ 


1868 





- ਗਉ ੧, ਅਸ ੯, ੬ : ੧ (224) 





ਘੋਲਿ ਘੋਲਿ ਅੰਗਿ ਲਈਆ।” 
- ਬਿਲਾਂ ੪, ਅਸ ੬, ੮ : ੧ (837) 
ਮਹਿਮਾ - ਵਡਿਆਈ, ਉਸਤਿਤ, ਸੋਭਾ 
“ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ 
ਕਥਨਹਾਰੂ । ” -- ਸਿਰੀ ੫, ੯੯, ੩ : ੪ (52) 
ਹੋਰ ਰੂਪ -- ਮਹਿੰਮਾ - 
ਸੁਨਿ ਸੋਊ।” (ਵਡਿਆਈ, ਸ਼ੋਭਾ) 


-- ਦੇਵ ੫, ੩੩, ੧ :  ( 


। ਮਰੀ - ।. ਵਿਚ, ਅੰਦਰ 


"ਥਾਨ ਥਨੰਤਰਿ ਨਾਮਾ ਪ੍ਣਵੈ ਪੂਰਿ ਰਹਿਓ ਤੂੰ 
ਸਰਬ ਮਹੀ। ” 
-- ਆਸਾ ਨਾਖ, 2, ੪ : > (485) 
“ਬਲਵੰਤਿ ਬਿਆਪਿ ਰਹੀ ਸਭ ਮਹੀ। ” 
- ਗੁਜ ੫, ੧੪, ੧" : ੧ (499) 
2. ਧਰਤੀ ੍ 
“ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ 
ਮਹੀ।” _-- ਸੋਰ ੯, ੨, ੧: ੨ (631) 
ਮਹੀਅਉ -- ਵਿਚ, ਅੰਦਰ ੍ 
“ਕੋ ਕਹਤੋ ਸਪ ਬਾਹਰਿ ਬਾਹਰਿ ਕੋ ਕਹਤੋ ਸਭੁ 
ਮਹੀਅਉ। ” _ -- ਜੈਤ ੫, ੨, ੧ : ੧ (700) 
ਮਹੀਅਲ -- ਖਲਾ, ਜ਼ਖ਼ੀਨ ਅਸਮਾਨ ਦੀ 
ਵਿਚਕਾਰਲੀ ਥਾਂ, ਅਖਰੀ ਅਰਥ 


“ਵਿਚਕਾਰ” ਹਨ 
“ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੁ ਚਰਨ 
ਪਖਾਲੀ ਜੀਉ।” 
-- ਮਾਝ ੫, ੩੯, ੩ : ੩ (106) 
ਹੋਰ ਰੂਪ -- ਮਹੀਅਲਿ -- 
ਜਲਿ ਬਲਿਮੀਅਲਿ ਪੰਚਮ ਅਘਲੀ 
ਨਦਰਿ ਨਿਹਾਲਿ।”? 
-- ਸਿਰੀ ੫, ੮੭, ੨ : ੨ (48) 
ਮਹੀਆ -- ਵਿਚ, ਅੰਦਰ 


“ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ 
ਅਘਈ ਹੈ।”” -- ਗੂਜ ਕਬ, ੧, ੨ : ੧ (524) 

ਮਹੀਐ -- ਵਿਚਕਾਰ, ਭਾਵ ਖਲਾ 

-“ਧਨੰਜੈ ਜਲਿ ਥਲਿ ਹੈ ਮਹੀਐ।” 


- ਮਾਰੂ ੫, ਸੋਲਾ ੧੧, ੧੨ : ੨ (1083) 


ਮਹੀਪਤਿ 1869 ਮਕਰੰਦ 


ਮਹੀਪਤਿ -- ਧਰਤੀ ਦਾ ਸੁਆਂਮੀ/ਮਾਲਕ 


ਹਮਾਰੀ। ” -- ਬਸੰ ੧, ਅਸ ੮,੭:੧(1191) 
ਹੋਰ ਰੁਪ -- ਮਹੀਪਤੇ -- 

“ਦਾਨੰ ਪਚਾ ਪੂਰਬੇਣ ਭੁੰਚੰਤੇ ਮਹੀਪਤੇ। ” (ਰਾਜੇ) 

-- ਸਸ ੫, ੨੪ : ੧ (1356) 


-- ਮਾਝ ੧, ਵਾਰ ੧0 : ੨ (142) 
ਮਹੂਆ - ਇਕ ਦਰਖਤ ਜਿਸ ਦੇ ਫੁਲਾਂ ਤੋਂ ਸ਼ਰਾਬ 
ਨਿਕਲਦੀ ਹੈ 
“ਗੁੜੁ ਕਰਿ ਗਿਆਨੁ ਧਿਆਨੁ ਕਰਿ ਮਰੂਆ ਭਉਂ 
ਭਾਠੀ ਮਨੋ ਧਾਰਾ। ” 
- ਰਾਮ ਕਬ, ੨, ੧ : ੧ (969) 
ਮਹੂਰਤ -- ਦੋ ਘੜੀਆਂ ਦਾ ਸਮਾਂ, ਸਮੇਂ ਦੀ ਇਕ 
ਇਕਾਈ 
“ਸਿਮਰਿ ਸਮਰਥ ਪਲ ਮਰੂਰਤ ਪ੍ਰਭ ਧਿਆਨੁ 
ਸਹਜ ਸਮਾਧਿ।” 
-- ਗੂਜ ੫, ਅਸ ੨, ੪ : ੧ (508) 
ਹੋਰ ਰੂਪ -- ਮਰੂਰਤਹ -- 
“ਗੋਪਾਲ ਦਰਸ ਭੇਟੰ ਸਫਲ ਨਾਨਕ ਸੋਂ 
ਮਹੂਰਤਹ। ” (ਦੇ ਘੜੀਆਂ) 
- ਜੈਤ ੫, ਵਾਰ ੧ਪਸ, ੫, ੧ : ੨ (709) 
ਮਹੇਸ -- ਸ਼ਿਵਜੀ 
“ਕੇਤੇ ਪਵਣ ਪਾਣੀ. ਵੈਸਤੰਰ ਕੇਤੇ ਕਾਨ ਮਹੇਸ।” 


- ਜਪੁ ੧, ੩੫ : ੩ (7) 


ਅਕਥ ਕਹਾਣੀ।” (ਸ਼ਿਵ ਜੀ) 
-- ਬਿਹਾ ੪, ਵਾਰ ੧੨ : ੨ (553) 
ਮਹੇਸਿ -- 
“ਬ੍ਰਹਮੈ ਇੰਦੂ ਮਹੇਸਿ ਨ ਜਾਣੀ।” (ਸ਼ਿਵਜੀ 
ਨੇ) -- ਮਾਰੂ ੧, ਸੋਲਾ ੧੧, ੧੪ : ੨ (1032) 
ਮਹੇਸੂ -- 
“ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ 
ਲਾਇਆ।” 
- ਗੂਜ ੩, ਵਾਰ ੨ : ੪ (509) 














ਮਹੇਸੁਰ -- ਮਹਾ ਈਸ਼ਰ ਅਰਥਾਤ ਸ਼ਿਵਜੀ 
-- ਗਉ ੫, ਸੁਖ ੮, ੬ : ੯ (273) 
ਹੋਰ ਰੁਪ -- ਮਹੇਸੁਰੁ -- 
“ਈਸ ਮਹੇਸੁਰੁ ਸੇਵ ਤਿਨ੍ਹੀ ਅੰਤੁ ਨ ਪਾਇਆ।” 
(ਸ਼ਿਵਜੀ) 
-- ਮਲਾ ੧, ਵਾਰ ੩ : ੫ (1279) 
ਮਹੇਲੜੀ - ਇਸਤ੍ਰੀ 
“ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ।” 
-- ਸਿਰੀ ੧, ਅਸ ੨, ੮ : ੧ (54) 
“ਸਭੇ ਕੰਤ ਮਹੇਲੀਆ ਸਗਲੀਆ ਕਰਹਿ 
ਸੀਗਾਰੁ।” -- ਸਿਰੀ ੧, ਅਸ ੨, ੧ : ੧ (54) 


-- ਵਡ ੧, ਛੰਤ ੨, 2 : ੫ (567) 
ਮਹੋਇ -- ਨਹੀਂ ਹੁੰਦਾ 
“ਏਕਾ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ।” 
-- ਗਉ ਕਬ, ੫੫, ੧ : ੧ (335) 
ਮਕਸੂਦੁ -- (ਅ. ਮਕਸੂਦ) ਮਕਸਦ, ਸੰਕਲਪ, 
ਪ੍ਰਯੋਜਨ, ਮਨੋਰਥ 
“ਨਾਉ ਤੇਰਾ ਗਹਣਾ ਮਤਿ ਮਕਸੂਦੁ । ” 
- ਪ੍ਰਭਾ ੧, ੧, ੧ : ੨ (1327) 
ਮਕਰ -- ਇਕ ਰਾਸ਼ੀ ਇਥੇ ਭਾਵ ਸੂਰਜ ਦੇ ਮਕਰ 
ਦੇ ਮਹੀਨੇ ਵਿਚ ਰ 
“ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ 
ਅਧ ਕਾਟਿ।” -- ਮਾਲੀ ੪, ੬, ੨ : ੧ (986) 
ਮਕਰੰਦ -- 1. ਫੁਲਾਂ ਦਾ ਸ਼ਹਿਦ ਅਥਵਾ ਰਸ 
“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨ 
ਦਿਨੋ ਮੋਹਿ ਆਹੀ ਪਿਆਸਾ। ” 
-- ਧਨਾ ੧, ੩, ੪ : ੧ (13) 
2. ਜਲ, ਪਾਣੀ ਰ 
“ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ 
ਜੀਉ।” -- ਰਾਮ ੫, ਰੁਤੀ ੪ : ੨ (928) 
3. ਸੁਗੰਧਤ ਕਰਨ ਵਾਲੇ 


ਮ੍ਕਾ 


1870 


ਮਗਹਰ _ 


“ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ | _“ਮਿਨੈ ਮੁਖੁ ਮੁਆ ਕਿਉ ਲਏ ਉਡਾਰੀ।” 


੧ 


ਮਕਰੰਦ । 
- ਗੂਜ ੫, ਅਸ ੨, ੨ : ੧ (508) 
(ਮਹਾਨਕੋਸ਼ ਅਰਥ ਭੌਰਾ ਕਰਦਾ ਹੈ ਅਤੇ 
ਹੈ) 

ਮਕਾ -- (ਅ. ਮੱਕਹ) ਅਰਬ ਦਾ ਪ੍ਰਸਿੱਧ ਨਗਰ 
ਜਿਥੇ ਹਜ਼ਰਤ ਮੁਹੰਮਦ ਦਾ ਜਨਮ ਹੋਇਆ 
ਤੇ ਜਿਥੋ ਦੀ ਯਾਤਰਾ ਮੁਸਲਮਾਨਾਂ ਲਈ 
ਪਵਿਤਰ ਤੇ ਆਵਸ਼ਕ ਸਮਝੀ ਜਾਂਦੀ ਹੈ। 

“ਮਕਾ ਮਿਹਰ ਰੋਜਾ ਧੈ ਖਾਕਾ।” 

- ਮਾਰੂ ੫, ਸੇਲਾ ੧੨, ੫ : ੧ (1083) 
ਮਖਸੂਦ -- ਪ੍ਰਯੋਜਨ, ਮਨੋਰਥ ਮਕਸਦ, ਵੇਖੋ 
“ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦ ।” 

- ਸਿਰੀ ੪, ਵਾਰ ੪ਸ, ੧, ੧: ੭ (84) 
ਮਖਟੂ -- ਜੋ ਨਹੀ ਖਟਦਾ, ਨਕਾਰਾ 
“ਮਖਟੂ ਹੋਇ ਕੈ ਕੰਨ ਪੜਾਏ।” 


-- ਸਾਰ ੪, ਵਾਰ ੨੨ਸ, ੧, ੧: ੩ (1245) 


ਮਖਤੂਲ -- ਸਾਫ ਕੀਤਾ ਤੇ ਵਟਿਆ ਹੋਇਆ 
ਰੇਸ਼ਮ 
“ਤੁਮ ਮਖੜੂਲ ਸੁਪੇਦ ਸਪੀਅਲ ਹਮ ਬਪੁਰੇ ਜਸ 
ਕੀਰਾ।”” _-- ਆਸਾ ਰਵਿ, ੩, ੨ : ੧ (486) 
ਮਖੀ -- ਇਕ ਜੀਵ ਜੋ ਗੰਦ ਤੇ ਪਲਦਾ ਤੇ ਛੂਤ 
ਦੀਆਂ ਬਿਮਾਰੀਆਂ ਫੈਲਾਂਦਾ ਹੈ ॥੦੫੪੦੦ 
0੬੬ 
“ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ 
ਖਾਇਆ। ” 
-- ਵਡ ੧, ਅਲਾ ੫, ੩ : ੫ (582) 
ਹੋਰ ਭੂਪ -- ਮਾਂਖੀ - 
“ਮੱਖੀ ਮਿਠੈ ਮਰਣਾ।”” (ਮਖੀਨੇ) 
- ਮਲਾ ੧, ਵਾਰ ੧੯ਸ, ੧, ੨ : ੧੫ (1286) 


` ਕੀਤਾ ਰੋਇਆ 
_“ਜਕਸੰਗਤਿ ਮਿਲਿ ਜ਼ਹੀਐ ਮਧ ਜੈਸੇ ਮਸੁਪ 
ਮਖੀਰਾ।” -- ਆਸਾ ਰਵਿ, ੩, ੨ : ੨ (486) 
ਮਖੁ -- ਮਖੀ _ 





- ਆਸਾ ੫, ਛੰਤ ੧੧, ੩ : ੧ (460) 
ਮਗ -- ।. ਰਸਤਾ 
“ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ 

ਹਰਿ ਗੁਨ ਗਾਵੈ।” 
- ਗਉਂ ੯, ੬, ੧" : ੨ (220) 
"ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ 
ਪਾਰੀ।” (ਰਾਹ ਤਕ ਤਕ ਕੇ ਭਾਵ ਡਾਕੇ ਮਾਰਨੇ) 
2. ਮਗਨ ਹੋਣਾ, ਡੁਬਣਾ, ਮਸਤ ਹੋਣਾ 
“ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ 
ਕਿੰਕਨੀ ਸਬਦ ਝਨਤਕਾਰ ਖੇਲ ਪਾਹਿ 
ਜੀਉ।” -- ਸਵ ੪, ਗਯੰ ੬ : ਤ (1402) 
ਮੰਗ -- ਯਾਚਨਾ ਕਰ 
"ਸੰਤ ਜਨਾ ਕੀ ਧੂਰਿ ਮਨ ਮੰਗ।” 

.-- ਗਉ ੫, ਸੁਖ ੨੪, ੧ : ੬ (295) 

2. ਯਾਚਨਾ 
“ਇਕੂ ਦਾਤਾ ਸਭੁ ਜਗਤੁ ਭਿਖਾਰੀਆ ਹਰਿ 
ਜਾਚਹਿ ਸਭ ਮੰਗ ਮੰਗਨਾ। ” 

/__- ਕਾਨ ੪, ਵਾਰ ੨ : ੩ (1313). 
ਮਗਉ -- ਮਾਂਗਉ, ਮੰਗਦਾ ਹਾਂ 
'ਅਨਾਜੁ ਮਗਉ ਸਤ ਸੀਕਾ।” 

- ਧਨਾ ਧੰਨਾ, ੧, ੧ : ੪ (695) 
ਮੰਗਸੀ -- ਮੰਗੇ ਹਨ 
“ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ 
“ ਫੁਦੀ [22 
- ਸਿਰੀ ੪, ਵਾਰ ੩0ਸ, ੪, ੨ : ੫ (316) 
ਮੰਗਹ -- ਮੰਗਦਾ ਹੈ __ 
“ਮਨਿ ਪ੍ਰਿਅ ਪ੍ਰੇਮ ਘਣਾ ਹਰਿ ਕੀ ਭਗਤਿ ਮੰਗਹ।” 
- ਬਿਹਾ ੫, ਛੰਤ ੪, ੨ : ੨ (544) 
ਮਗਹਰ -- ਉਤਰ ਪ੍ਰਦੇਸ਼ ਦਾ ਇਕ ਸਥਾਨ, ਹਿੰਦੂਆਂ 
ਦੇ ਵਿਸ਼ਵਾਸ ਅਨੁਸਾਰ ਇਥੇ ਦੇਹ 
ਤਿਆਗਨ ਨਾਲ ਜੀਵ ਖੋਤੇ ਦੇ ਜੁਨ 
ਪੈਂਦਾ ਹੈ ਮੰ 
“ਮਰਨ ਭਇਆ ਮਗਹਰ ਕੀ ਬਾਸੀ।” 
- ਗਉਂ ਕਬ, ੧੫, ੩ : ੨ (326) 
“ਤੇਰੇ ਭਰੋਸੇ ਮਗਹਰ ਬਸਿਓ ਮੇਰੇ ਤੁਨ ਕੀ ਤਪਤਿ 
ਬੁਝਾਈ।” _ -- ਰਾਮ ਕਬ, ੩, ੨ : ੧ (969) 


ਮੰਗਹਿ 
ਹੋਰ ਭੂਖ -- ਨਾ ਪਦ ਦਰ 


“ਮਰਤੀ ਬਾਰ ਮਗਹਰਿ ਉਠਿ ਆਇਆ। ” 
- ਗਉ ਕਬ, ੧੫, ੨ : ੨ (326) 


-- ਧਨਾ ਕਬ, ੩. 2 “ ੨ (692) 
ਮੰਗਹਿ -- ਮੰਗਦੇ ਹਨ, ਯਾਚਨਾ ਕਰਦੇ ਹਨ 
“ਮਾਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ । ” 


- ਜਪੁ੧,੪:2(2).- 


ਮੰਦਾਂ।” (ਭਾਵ ਚਾਹੁੰਦਾ) 
- ਮਾਰੂ ੫, ਵਾਰ ੭ : ੫ (1096) 
ਹੋਰ ਰੂਪ - ਮੰਗਹੁ -- 
“ਸਾਧ ਸੰਗਤਿ ਕੀ ਮੰਗਹੁ ਰਵਾਲਾ।” (ਮੰਗੋ, 
ਯਾਚਨਾ ਕਰੋਂ) 
- ਮਾਰੂ ੫. ਸੋਲਾ ੧੩, ੭ : ੨ (1085) 
ਮੰਗਣ -- ਯਾਚਨਾ ਕਰਨ, 
“ਤੂੰ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ 
ਅਗੈ ਮੰਗਣ ਨੋ ਹੱਥ ਜੋੜਿ ਖਲੀ ਸਭ ਹੋਈ।” 
-- ਬਿਹਾ ੪, ਵਾਰ ੩ : ੪ (549) 
ਮੰਗਣਵਾਲੇ -- ਯਾਚਕ 
“ਮੰਗਣਵਾਲੇ ਕੇਤੜੇ ਦਾਤਾ ਏਕੋ ਸੋਇ।” 
-- ਸਿਰੀ ੧, ੧੧, ੨ : ੨ (16) 
ਮੰਗਣਾ -- ਯਾਚਨਾ ਕਰਨੀ 
“ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ।” 
-- ਗਉਂ ੫, ਵਾਰ ੧੫ਸ, ੫, ੨ : ੧ (321) 


ਹੋਰ ਰੂਪ -- ਮੰਗਣਿ -- 
“ਜੋਰੁ ਨ 'ਸੰਗਣਿ ਦੇਣਿ ਨ ਜੋਰੁ।” (ਮੰਗਣ 
ਲਈ) - ਜਪੁ ੧, ੩੩ : ੨ (17) | 
ਮੰਗਣੁ -- 


“ਬੂਠਾ ਮੰਗਣ ਜੇ ਕੋਈ ਮਾਗੈ।” (ਯਾਚਨਾ) 
-= ਮਾਂਝ ੫, ੫0, ੧ : ੧ (109) 
ਮੰਗਣੁ -- ।. ਯਾਚਨਾ, ਵੇਖੋ “ਮੰਗਣਾ 
2. ਮੰਗਣੀ, ਕੁੜਮਾਈ 
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ 
ਵੀਆਹੁ ।” 


1871 








- ਆਸਾ ੧, ਵਾਰ ੧੯ਸ, ੧, ੨ : ੧ (473) 
ਮੰਗਤਾ, ਯਾਚਕਾ 


₹ 


ਮੰਗਤ -- ।. 
ਭੀਖ ਭਵਿਆ।” 
-- ਆਸਾ ੧, ਪਟੀ ੧੧ : ੧ (433) 


ਕਰਤਾਰੁ । ” (ਯਾਚਕ) 
- ਪ੍ਰਭਾ ੧, ੧0, ੨ : ੨ (1330) 


ਮੰਗਤੁ -- 
“ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ 
ਕਰਿ।” (ਮੰਗਤਾ) 
- ਸੂਹੀ ੩, ਵਾਰ ੧੫ : ੧ (790) 
ਮੰਗਤੇ -- 


“ਇਕਿ ਉਪਾਏ ਮੰਗਤੇ ਇਕਨਾ ਵਡੇ 
ਦਰਾਵਾਰ । (ਜਾਚਕ) 
-- ਸਿਰੀ ੧, ੬, ੩ : ੨ (16) 
ਮੰਗਦਾ -- ਯਾਚਨਾ ਕਰਦਾ 
“ਜੇ ਘਰਿ ਘਰਿ ਹੰਢੇ ਮੰਗਦਾ ਧਿਗੁ ਜੀਵਣੁ ਧਿਗੁ 
ਵੇਸੁ।” 
-- ਬਿਹਾ ੪, ਵਾਰ ੬ਸ, ੩, ੧ : ੨ (550) 
ਹੋਰ ਰੂਪ -- ਮੰਗਦੇ -- 
“ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ 
ਅਰਦਾਸਿ।” (ਯਾਚਨਾ ਕਰਦੇ) 
-- ਸਿਰੀ ੪, ਵਾਰ ੯ : ੨ (86) 
ਮਗਨ -- ।. ਮਸਤ 
“ਮਾਇਆ ਮਗਨ ਨ ਕਛੂਐ ਮੋਹੈ।” 
-- ਗਉ ੫, ੯੭, ੨ : ੪ (165). 
“ਮਗਨ ਭਇਆ ਤੇ ਸੋ ਸਚੁ ਪਾਵੈ।” (ਲਿਵ ਲੀਣ) 
-- ਗਉ ਕਬ, ਬਾਅ ੩੧ : ੪ (342) 
2. ਮਗਨਤਾ, ਮਸਤੀ 
“ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ” 
-- ਬਿਲਾ ੫, ੬0, ੪ : ੨ (816) 


`ਮੰਗਨ -- ਮੰਗਨਾ, ਯਾਚਨਾ ਕਰਨੀ 


“ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ 
ਨਿਹ ਕਿੰਚਨਾ। ” 
- ਮਾਰੂ ੫. ਸੋਲਾ ੯, ੧੪ : ੩ (1080) 





ਮਗਨਹਾਰੁ -- ਮੰਗਨ ਵਾਲਾ, ਪੁਛਣ ਵਾਲਾ 
"ਠਾਕੁਰੁ ਲੇਖਾ ਮਗਨਹਾਰੁ ।” 
- ਬਸੰ ਰਵਿ, ੧, ੩ : ੨ (1196) 
ਮੰਗਨਹਾਰੁ -- ਮੰਗਤਾ 
“ਕਬ ਹੀ ਰਾਜਾ ਕਬ ਮੰਗਨਹਾਰੁ । ” 
- ਬਸੰ ੫, ਅਸ ੨, ੪ : ੨ (1192) 
ਮੰਗਨਾ -- ਯਾਚਨਾ ਕਰਨੀ ` 
"ਅਪਨਾ ਭਲਾ ਸਭ ਕਾਹੂ ਮੰਗਨਾ। ” 
- ਗਉ ੫, ੭੮,੪:੪(176) 
ਮਗਨਾਰੇ -- ਮਗਨਤਾ, ਮਸਤੀ 


"ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ 


ਮਗਨਾਰੇ।  _-- ਮਾਰੂ ੫, ੨, ੪ : ੧ (999) 
ਮੰਗਨਿ -- ਮੰਗਨ ਤੇ, ਯਾਚਨਾ ਕਰਨ ਤੇ 
“ਦਰਿ ਮੰਗਨਿ ਭਿਖ ਨ ਪਾਇਦਾ।” 
- ਆਸਾਂ ੧, ਵਾਰ ੧੬ : ੫ (472) 


ਮਗਨੁ -- 1. ਮਸਤੀ 
“ਮਾਇਆ ਮਗਨੁ ਨਰਕਿ ਲੈ ਜਾਈ।” 
-- ਗਉ ੫, ੧੫੧, ੧" : ੨ (196) 
2. ਮਸਤ 
“ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ 
ਗੁਨ ਗਾਵੈ। ” 
“= ਗਊ ਦੇ, ੩, ਬਾ 231(919) 
ਮਗਨੇਰੈ =- ਮਗਨ ਹੈ 
“ਕਾਹੇ ਰੇ ਮਨ ਮੋਹਿ ਮਗਨੇਰੈ।” 
-- ਕਾਨ ੫, ੩੪, ੧" : ੪ (1304) 
ਮਗਨੈ -- ਉਡਾਂਦੀ 


“ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ 
ਨੇਰਿ ਨ ਆਵੈ ।” 
-- ਗਉਂ ਕਬ, ੫੮, ੧ : ੧ (336) 
ਮਗਰ -- ਪਿਛਲੇ ਪਾਸੇ 
“ਮਗਰ ਪਾਛੇ ਕਛੁ ਨ ਸੂਝੈ ਏਹੁ ਪਦਮੁ ਅਲੋਅ।” 
-- ਧਨਾ ੧, ੮, ੨ : ੨ (663) 
ਮੰਗਲ -- 1. ਖੁਸ਼ੀ ਦੇ ਗੀਤ 
“ਸਰੀਧਰ ਪਾਏ ਮੰਗਲ ਗਾਏ ਇੰਛ ਪੁੰਨੀ ਸਤਿਗੁਰ 
ਕਠੋਂ।” _ -=-ੱਸਿਜ਼ੀਂ ਖੁ, ਛੰਤ ੨. ੫ : ੪ (80) 
"ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ 
ਫੁਨਿ ਕਾਲੂ ਨ ਖਾਇ।” 


1872 











ਮੰਗਲਿ 


-= ਆਸਾ ੫, ੯, ੩ : 2 (373) 





2. ਖੁਸ਼ੀ 
"ਅਨਦ ਮੰਗਲ ਕਲਿ ਆਣ ਨਿਧਾਨਾ।” 
-- ਮਾਝ ੫, ੩੨, ੪ : ੧ (104) 
“ਅਨਦ ਰੂਪ ਮੰਗਲ ਸਦ ਜਾ ਕੈ।” (ਖੁਸ਼ੀਆ) 
-- ਗਉਂ ੫, ਸੁਖ ੧੬, ੨ : ੫ (284) 
“ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ 
ਰਾਮ।” (ਖੁਸ਼ੀ ਦਾ ਵਾਜਾ) 
- ਬਿਲਾਂ ੫, ਛੰਤ ੧, ੧ : ੧ (845) 
(ਮਹਾਨਕੋਸ਼ ਅਰਥ “ਅਉਸਰ” ਕਰਦਾ ਹੈ) 


“ਦੇਖਿਓ ਅਚਰਜੁ ਮਹਾ ਸੰਗਲ ਰੂਪ ਕਿਛੁ ਆਨ 
ਨਹੀ ਦਿਸਟਾਵੈ।” 
>> ੧੬ ੪, ੧, ੪6 : ੧ (978) 
ਮੰਗਲਚਾਰ -- ਖੁਸ਼ੀ ਦਾ ਅਵਸਰ 
- ਬਸੰ ੫, ੧, ੧ : ੨ (।।80) 
ਹੋਰ ਰੂਪ -- ਮੰਗਲਚਾਰਾ -- 
“ਗਾਉ ਗਾਉ ਰੀ ਦੁਲਹਨੀ ਮੰਗਲਚਾਰਾ।” 
(ਖੁਸ਼ੀ ਦੇ ਗੀਤ) ਰ 
- ਆਸਾ ਕਬ, ੨੪. ੧" : ੧ (482) 
ਮੰਗਲਨ -- ਰਾਗ ਹੰਡੋਲ ਦੇ ਅੱਠ ਪੁੱਤਰਾਂ ਵਿੱਚੋਂ 
ਇਕ ਬਾਕੀ ਸਤ ਹਨ : ਸੁਰਮਾ ਨੰਦ, 
ਭਾਸਕਰ, ਚੰਦ੍ਸ਼ਿੰਬ, ਸਰਸਬਾਨ, 
ਬਿਨੌਦਾ, ਬਸੰਤ ਤੇ ਕਮੋਦਾ। 
“ਚੰਦਰ ਬਿੰਬ ਮੰਗਲਨ ਸੁਹਾਏ।” 


-- ਚਾਮ ੧: ੩੪0 (1430) 


' ਮੰਗਲਵਾਰੇ -- ਹਫਤੇ ਦੇ ਸਤ ਦਿਨਾਂ ਵਿੱਚ ਇਕ 


ਦਿਨ ਦਾ ਨਾਂ 
“ਮੰਗਲਵਾਰੇ ਲੇ ਮਾਹੀਤਿ।” 
-- ਗਉ ਕਬ, ਵਾ ੩ : ੧ (344) 
ਮੰਗਲਾ -- ਖੁਸ਼ੀ ਦਾ ਗੀਤ 
“ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ 
ਮੰਗਲਾ। ”' -- ਰਾਮ ੫. ਛੰਤ ੧. ੪ : ੧ (924) 
“ਮੰਗਲਿ ਮਾਇਆ ਮੋਰੁ ਉਪਾਇਆ।” 
-- ਬਿਲਾ ੩, ਵਾ, ੩ : ੧ (841) 


ਮੰਗਲੁ 1873 ਮੰਗੀਏ 

ਮੰਗਲੁ -- 1. ਖੁਸ਼ੀ ਦਾ ਗੀਤ “ਜੋ ਭੀਖ ਮੰਗਾਵਹਿ ਤ ਕਿਆ ਘਟਿ ਜਾਈ।” 

“ਤਿਤੁ ਘਰਿ ਸਖੀਏ ਮੰਗਲੁ ਗਾਇਆ।” - ਗੂਜ ਨਾਮ, ੧, ੧ : ੨ (525) 
- ਮਾਝ ੫, ੧੧, ੧ : ੨ (97) | ਹੋਰ ਰੂਪ -- ਮੰਗਾਵੈ -- 

2. ਅਨੰਦ ਹੋਇਆ “ਕਬਹੂ ਘਰ ਘਰ ਟੂਕ ਮੰਗਾਵੈ।” 
“ਜਨ ਨਾਨਕ ਹਰਿਵਰੁ ਪਾਦਿਆ ਮੰਗਲੁ ਮਿਲਿ (ਮੰਗਵਾਉਂਦਾ ਹੈ) 

ਸੰਤ ਜਨਾ ਵਾਧਾਈ। ” -- ਭੈਰ ਲਾਮ, ੫, ੧: ੨ (1164) 


3. ਖੁਸ਼ੀ 
“ਮੰਗਲੁ ਤਿਸ ਕੈ ਜਿਸੁ ਏਕੁ ਕਾਮੁ।” 
- ਬਸੰ ੫, ੩, ੧: ੩ (1180) 
ਮਗਾ -- ਮਾਰਗ, ਰਸਤੇ 
“ਗਹਿ ਭੁਜਾ ਲੀਨੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ 
ਮਗਾ। ' -- ਬਿਹਾ ੫, ਛੰਤ ੪, ੧ : ੫ (544) 
ਮੰਗਾ -- ਯਾਚਨਾ ਕਰਦਾ ਹਾਂ,ਮੰਗਦਾ ਹਾਂ 
.- ਮਾਝ ੫, ੧੫, ੩ : ੧ (99) 
“ਤਿਨ ਮੰਗਾ ਜਿ ਤੁਝੈ ਧਿਆਇਦੇ । ” (ਭਾਵ ਚਾਹੁੰਦਾ 
ਹਾਂ) -- ਆਸਾ ੧, ਵਾਰ ੯ : ੫ (468) 
ਹੋਰ ਰੂਪ -- ਮੰਗਾਂ -- 
“ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ 
ਸੁਖਦਾਇਕ। ” 





- ਮਾਰੂ ੫, ਵਾਰ ੨੧:੫(1101) 








ਮੰਗਾਇ -- 
“ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ 
ਘਰਿ ਘਰਿ ਮੰਗਾਇ।” 

-- ਗਉ ੪. ਵਾਰ ੭ਸ, ੪, ੨ : ੪ (303) 
ਮੰਗਾਇਆ -- ਮੰਗਾਉਣੀ, ਯਾਚਨਾ ਕਰਵਾਉਣੀ 
“ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ 
ਭਿਖ ਮੰਗਾਇਆ ਜੀਉ। ” ਰ 

-- ਗਉ ੪, ੬੬, ੪ : ੩ (173) 
ਮੰਗਾਸੀ -- ਮੰਗਨਵਾਲਾ, ਯਾਚਕ 


“ਨਾ ਇਹੁ ਰਾਜ ਨ ਭੀਖ ਮੰਗਾਸੀ।” 
- ਗੋਂਡ ਕਬ, ੫, ੨ : ੨ (871) 
ਮੰਗਾਹੀ -- ਮੰਗਦੇ ਹਨ 
“ਕਰਮ ਧਰਮ ਕਰਿ ਮੁਕਤਿ ਮੰਗਾਹੀ। ” 





. - ਮਾਰੂ ੧, ਸੋਲਾ ੪, ੧0 : ੧(1024). 


ਮੰਗਾਵਹਿ =- ਮੰਗਾਵੇ 


`_-- ਵਡ ੪, ਘੋੜੀ ੧, ੪ : ੬ (575). 








ਮਗਿ -- ਮਾਰਗ, ਰਸਤਾ 
“ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ 
ਬੇਤਾਲਿਆ।” 
-- ਆਸਾ ੧, ਨੱਤ ਉਤ 
ਮੰਗਿ -- ਯਾਚਨਾ ਕਰਕੇ 


“ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ।” 
-- ਸਿਰੀ ੩, ੫੩, ੧ : ੩ (34) 
ਹੋਰ ਚੁਪ -- ਮੰਗਿਓ -- 


“ਬੋੜਾ ਕਿਨੈ ਨ ਮੰਗਿਓ ਕਿਸੁ ਕਹੀਐ 
ਸਾਬਾਸਿ।” (ਯਾਚਨਾ ਕਰਨਾ) 
- ਸਾਰ ੪, ਵਾਰ ੩ਸ, ੨, ੧ : ੫ (1238) 
ਮੰਗਿਐ -- 
“ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ 
ਕੀਚਹਿ ਕੂੜਿਆਰ।”” (ਮੰਗਨ ਤੇ) 
-- ਰਾਮ ੩, ਵਾਰ ੯ਸ, ੩, ੨ : ੪ (950) 
ਮੰਗੀ -- 
ਦਾਨੁ ਦੇਵੈ ਸਭ ਮੰਗੀ ਜੀਉ। ” (ਮੰਗਦੇ ਹਨ) 
- ਗਉ ੪, ੬੮,੨ :੩(।74) 





ਮੰਗੀਅਹਿ -- 
ਸੁਖ।” (ਯਾਚਨਾ ਕਰੀਏ) 
_-- ਮਾਝ ੧, ਵਾਰ ੨੪ਸ, ੧, ੨ : ੧ (149) 
ਮੰਗੀਐ -- 
“ਜਿਥੇ ਲੇਖਾ ਮੰਗੀਐ ਤਿਥੈ ਹੋਇ ਸਚਾ 
ਨੀਸਾਣੁ। (ਮੰਗਿਆ ਜਾਂਏ, ਪੁਛਿਆ ਜਾਵੇ) 
ਨੁ ਸਿਰੀ ੧, ੬, ੧": ੨ (16) 
“ਵਿਚ ਹਉਮੈ ਲੇਖਾ ਮੰਗੀਐ ਫਿਰਿ ਆਵੈ 
ਜਾਇਆ।” ( ਰਲੀ 
-- ਸੋਰ ੪, ਵਾਰ ੩ : ੩ (643) 


ਰੂ 


ਮਗੁ 1874 





ਉਰ ਲਗਿ ਵਰੇ” 


-- ਨਟ.੪, ਅਸ ੨, ੭ : ੨ (981) 





ਮਗੁ -- ਮਾਰਗ , ਰਸਤਾ, ਰਾਹ 
“ਮੰਨੈ ਮਗੁ ਨਾ ਚਲੈ ਪੰਥੂ।” 
<>- ਜਿਪ ੧, ੧੪ : ਤੇ (2) 
ਮੰਗੇ -- ਮੰਗ ਲੈਣਾ, ਸੀ 
“ਆਪਿ ਨ ਦੇਹੁ ਲੇਵਉ ਮੰਗੇ।” 


- ਸ਼ੋਰ ਕਬ, ੧੧, ੧" : ੨ (656) 


ਸੇ ਪੁਭੁ ਸਦਹੀ ਸੇਵੀਐ ਪਾਈਅਹਿ ਫਲ ਮੰਗੇ 


ਰਾਮ।” (ਯਾਚਨਾ ਕੀਤੇ, ਮੰਗੇ ਹੋਏ) 
- ਬਿਲਾ ੫, ੫. ੧ : ੩ (846) 


ਹੋਰ ਰੂਪ -- ਮੰਗੇਸੀਆ -- ਰ੍ 
“ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ। ” 
(ਮੰਗੇਗਾ) 
-- ਰਾਮ ੩. ਵਾਰ ੧੩ਸ, ੧, 2 : 2 (95੨) 
ਮੰਗੈ -- ___ ਰ੍ 
__ (ਮੰਗਦਾ ਹੈ) 
-- ਸਿਰੀ ੫, ੭੫, ੩ : ੧ (43) 
ਮੰਗੋ -- 


“ਜਪਿ ਜਿਹਵਾ ਹਰਿ ਏਕ ਮੰਗੋ 
- ਗਉ ੫, ਅਸ ੧੩, ੧" : ੨ (241) 
ਮਗੋਲ -- ਮੁਗਲ (ਫਾ. 0 
ਲੀ 


ਰਿ ੩, ੨ : ੨ (727) 


ਮੰਘਰ -- ਸ਼ਿਕਰਮੀ ਸੰਮਤ ਦੇ ਇਕ ਮਹੀਨੇ ਦਾ ਨਾਂ 


“ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ।” 
- ਤੁਖਾ ੧, ਬਾਰਾ ੧੩ : ੧ (।।09) 

ਹੋਰ ਰੂਪ -- ਮੰਘਿਰਿ - - 

ਬੈਠੜੀਆਹ। ” 

- ਮਾਝ ੧, ਬਾਰਾ ੧0 : ੧ (135) 
ਮਚਾ -- ਚਮਕਦੇ ਹਨ, ਮਚਦੇ ਹਨ, ਪਰਗਟ ਹੁੰਦੇ 
ਹਨ ਰ੍ ਰ 
ਮੁਖਿ ਮਚਾ।` -- ਸਵ ੪, ਗਯੰ ੫ : ੩ (1402) 

















"ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ। ” 
___- ਸਲੋ ਫਰ, ੧੩0 : ੧ (1384) 


ਮਚਿਆ -- ਪ੍ਰਸ਼ਨ ਹੋਏ 


- ਮਲਾ ੧. ਵਾਰ ੪ : ੨ (1280) 

ਮਚਿੰਦੜੀਅਆ - ਮਚਾਈਆਂ ਹੋਈਆਂ, 
“ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ 
ਮਨਹੁ ਮਚਿੰਦੜੀਆ। ” 


- ਆਸ ਫਰ, ੨. ੧" : ੧ (486) 


| ਮਚੈ -- ਮਚਦਾ ਹੈ, ਖੁਸ਼ ਹੁੰਦਾ ਹੈ 


“ਸਾਚੁ ਛੋਡਿ ਝੂਠ ਸੰਗਿ ਮਚੈ। ” 
-- ਗਂਉ ੫. ਸੁਖ ੪, ੪ : ੨ (267) 
ਮਛ -- ।. ਵਿਸ਼ਨੂੰ ਦੇ ਚੌਵੀ ਅਵਤਾਰਾਂ ਵਿਚੋਂ ਪਹਿਲਾ 
ਅਵਤਾਰ ਰ੍ 
'ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ 
ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ।” 
ਰ - ਸਵ ੪, ਗਯੰਂ ੯ : ੪ (1403) 
2. ਮਾਤਲੋਕ 
“ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ 
ਪਇਿਆਲੇ।”” _ -- ਜਪੁ ੧, ੨੭ : ੧੧ (6) 
ਮਛਰ -- ਇਕ ਜ਼ਹਿਰੀਲਾ ਉਡਣ ਵਾਲਾ ਕੀਟ ਜਿਸ 
ਦੀ ਮਦੀਨ ਦੇ ਮਨੁੱਖਾਂ ਅਥਵਾ ਪਸ਼ੂਆਂ ਨੂੰ 
ਡੰਗਣ ਨਾਲ ਬਿਮਾਰੀ ਫੈਲਦੀ ਹੈ। 
'ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ 
ਸੁਖੁ ਪਾਈਐ। ” 

- ਤੁਖਾ ੧, ਬਾਰਾ ੧0 : ੫ (1108) 
ਮਛਿ - ਵਿਸ਼ਨੂੰ ਦਾ ਇਕ ਅਵਤਾਰ, ਵੇਖੋ ਮਛ 
“ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇ ਆਲਿ 

ਜੀਉ।” -- ਸਿਰੀ ੧, ਅਸ ੨੮. ੧ : ੨ (71) 
ਮਛੀ -- ਜਲ ਦਾ ਇਕ ਜੀਵ ਜੋ ਜਲ ਤੋਂ ਬਾਹਰ ਆ 
“ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੂ। ” 

- ਬਿਰੀ ੧, ਅਸ ੪, ੧” : ੨ (55) 
ਹੋਰ ਰੂਪ -- ਮਛੀਆਂ -- 

“ਨਾਗਾ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ 


ਮਛੁ 1875 


7੧ 


-ਗੋਜਾਰ 








ਹੋਇ।” (ਮੱਛੀ ਦਾ ਬਹੁ ਵਚਨ) 
<> ਮੱਲਾਂ ੧, ਵਾਂਰ “ਸੇ. ੧..੧ : 2 (12781 
ਮਛੁ - ।. ਮਾਤ ਲੋਕ, ਵੇਖੋ “ਮਛ” (2) 


ਮਛੂ ਪਇਆਲੇ। ” 
- ਆਸਾ ੧, ਸੋਦ ੧, ੧ : ੧ (9) 
“ਆਪੇ ਸੁਰਗ ਮਛੂ ਪਇਆਲਾ। ” 
- ਮਾਰੂ ੧, ਸੋਲਾ ੨, ੫ : ੧ (1021) 
2. ਵਿਸ਼ਨੂੰ ਦਾ ਇਕ ਅਵਤਾਰ 
“ਆਪੇ ਮਛੂ ਕਛੁ ਕਰਣੀ ਕਰੁ ਤੇਰਾ ਰੂਪ ਨ 
ਲਖਣਾ ਜਾਈ ਹੇ।” 

- ਮਾਰੂ ੧, ਸੈਲਾ ੧, ੬ : ੩ (1020) 

ਮਛੁਲੀ -- ਮਛੀ 

“ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੂ।” 

-- ਸਿਰੀ ੧, ੨੫, ੨ : ੧ (23) 
ਮਜਨ -- ਟੁੱਬੀ ਭਾਵ ਇਸ਼ਨਾਨ, ਤੀਰਥਾਂ ਤੇ ਕੀਤਾ 
“ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ 





ਮਜਨ ਇਸਨਾਨੁ।” (ਇਸ਼ਨਾਨਾਂ ਦਾ ਇਸ਼ਨਾਨ) 


-- ਸਿਚੀ ੫, ੮੮, ੩ : ੧ (49) 
“ਵਰਤ ਨੇਮ ਮਜਨ ਤਿਸੁ ਪੂਜਾ। ” 
ਰ੍ -- ਆਸਾ ੫, ੮੯, ੨ : ੧ (393) 
ਹੋਰ ਰੂਪ -- ਮਜਨਾ -- 
ਕਿਤਾ।” (ਇਸ਼ਨਾਨ) 
-- ਗਉਂ ੫, ਵਾਰ ੧੯ : ੩ (322) 


ਮਜਨਾਇਆ -- 
“ਨਾਮੁ ਲੈਤ ਅਠਸਨਿ ਮਜਨਾਇਆ।” 
(ਇਸ਼ਨਾਨ ਕੀਤਾ) ਰ੍ 
-- ਭੈਰ ੫, ੨੫, ੧ : ੪ (1142) 
-ਮਜਨਾਗਾ -- 
“ਸਾਧੂ ਸੰਗਤਿ ਨਿਰਮਲਾ ਅਠਸਠਿ 
ਮਜਨਾਗਾ। ” 
-- ਰਾਮ ੫, ਵਾਰ ੧੭ : ੬ (965) 
ਮਜਨਿ -- 


"ਜਲ.ਕੈਂ ਮੰਜਲਿ ਜੋ ਗਤਿ ਹੋਵੈ ਨਿਤ ਨਿਤ 
ਮੇਂਡੁਕ ਨਾਵਹਿ। ” (ਇਸ਼ਨਾਨ ਨਾਲ) 





-- ਆਸਾ ਕਬ, ੩੭, ੨.: ੧ (484) 

ਮਜਨੁ -- ਰ੍ 

“ਧੂੜੀ ਮਜਨੁ ਸਾਧ ਖੇ ਸਾਈ ਥੀਏ ਕਿਰਿਪਾਲ।” 
(ਇਸ਼ਨਾਨ) 

-- ਸਿਰੀ ੫, ਛੰਤ ੩, ੩੩ : ੧ (80) 


“ਜਤੁ ਸਤੁ ਤੀਰਥੁ ਮਜਨੁ ਨਾਮਿ।” (ਪੂਰਬੀ 


ਇਸ਼ਨਾਨ) _-- ਗਉ ੧, ੮, ੩ : ੧ (153) 
ਮਜਨ -- 
“ਕਰਿ ਮਜਨੋ ਸਪਤਸਰੇ ਮਨ ਨਿਰਮਲ ਮੇਰੇ 
ਰਾਮ।” 


-- ਆਸਾ ੧, ਛੰਤ ੨, ੩ : ੨ (437) 
ਮਜਮੀ -- (ਅ. ਮਜਲਸ) ਇਕੱਠ, ਸਮੂੰਹ 
“ਪੰਚ ਮਜਮੀ ਜੋ ਪੰਚਨ ਰਾਖੇ।” 

-- ਭੈਰ ੫, ੫੩, ੧ : ੧(1151) 
ਮਜਲਸ -- ਸਭਾ, ਮਹਿਫਲ 
“ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ। ” 
-- ਬਿਹਾ ੪, ਵਾਰ ੧੨ਸ, ਮਰ, ੧ : ੩ (553) 
ਹੋਰ ਰੁਪ -- ਮਜਲਸਿ -- 
“ਮਜਲਸਿ ਦੂਰਿ ਮਹਲੁ ਕੋ ਪਾਵੈ।” ( 
ਦਰਬਾਰ) 

-- ਭੈਰ ਕਬ, ੧੫, ੧" : 
ਮਜਾ -- ਮਿੱਝ, ਰ 
ਅਗ੍ਹਾ ਨਣੌ।”” _ -- ਗਾਥਾ ੫, ੧ : ੨ (1360) 
ਮੰਜਾਈ -- ਮਾਜਿਆ ਗਿਆ 
“ਸਾਧ ਧੂਰਿ ਕਰਿ ਸੁਧ ਮੰਜਾਈ। ” 

-- ਗਉ ੫, ੧੬੯, ੧ : ੨ (200) 
ਮਜਾਨੁ -- ਇਸ਼ਨਾਨ 
“ਸੁਨਿ ਮਨ ਹਰਿ ਕੀਰਤਿ ਅਨਸਨਿ ਮਜਾਨੁ।” 

___ > ਮਰੈੋਗਾਂ ਡੇ, 2, ੧੭੨67) 





੨ (1161) 


ਮੰਜਾਰ - ਬਿੱਲਾ 
“ਮਿਰਤੂੰ -ਮੰਜਾਰ ਪਸਾਰਿ ਮੁਖੁ ਨਿਰਖਤ ਭੁੱਚਤ 
ਭੁਗਤਿ ਭੂਖ ਭੁਖਨਾ।” 
-- ਸਮੁੂ੫.੪” 
ਹੋਰ ਰੁਪ -- ਮੰਜਾਰਾ -- 
“ਸੂਕਰ ਸੁਆਨ ਗਰਧਭ ਮੰਜਾਰਾ।” 
` - ਬਿਲਾ ੧, ਅਸ ੨, ੫ : ੧ (832) 





: ੫ (138੧) 





-- ਗਉ ਕਬ, ੨, ੨ : ੨ (323) 
ਮਜੀਠ -- ਇਕ ਵੇਲ ਜਿਸ ਦੀ ਡੰਡੀ ਵਿਚਪਕਾ 
ਲਾਲ ਰੰਗ ਹੁੰਦਾ ਹੈ ਭਾਵ ਪੱਕਾ ਰੰਗ 
“ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ। ” 
- ਸਿਰੀ ੧, ਅਸ ੩, ੨ : ੧ (54) 
ਹੋਰ ਰੂਪ -- ਮੰਜੀਠੜਾ -- 
ਸਦਰੰਗ ਢੋਲਾ। ” 
-- ਸੂਹੀ ੧, 8, ੧” : ੧ (729) 
_ ਮਜੀਠਾ -- 
“ਪ੍ਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ 
ਲਾਗਾ ਰੰਗੁ ਮਜੀਠਾ। ” (ਪਕਾ) 


ਮਜੀਠੈ -- 
“ਅਨਦਿਨੁ ਸਦਾ ਰਵੈ ਕਿ ਦਿਨੁਰਾਤੀ ਮਜੀਠੈ 
ਰੰਗੁ ਬਣਾਵਣਿਆ।” (ਪਕਾ, ਮਜੀਠਾ ਦਾ) 
-- ਮਾਝ ੩, ਅਸ ੫. ੪ : ੩ (112) 

ਮੰਜੀਠੈ_ -- 
“ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ।” 
_ - ਮਲਾ ੧, ਵਾਰ ੧ਸ, ੩, ੧ : ੩ (1279) 
ਮਜੂਰ - ਮਜ਼ਦੂਰ, ਮਿਹਨਤਾਨਾ ਲੈ ਕੇ ਕੰਮ ਕਰਨ 

ਵਾਲਾ 
“ਰੋਵਹਿ ਪਾਂਡਵ ਭਏ ਮਜੂਰ।” 

- ਰਾਮ ੩, ਵਾਰ ੧੪ਸ, ੧, ੧ : ੯ (954) 


-- ਆਸਾਂ ੫, ਛੰਤ ੩, ੧ : ੫ (454) | 


'ਮਜੂਰੀ ਭਾਰੂ ਪਹੁਚਾਵਣਿਆ।” 


(ਮਹਿਨਤਾਨਾ) 
`- ਮਾਝ ੩, ਅਸ ੧੫, ੪ : ੩ (116) 
_ਮਜੂਰੀਆ -- ਰ੍ 
ਦਰਾਹੁ।” (ਮਹਿਨਤਾਨੇ) 
- ਸੂਹੀ ੩, ਵਾਰ ੧0ਸ, ੧, ੧ : ੫ (788) 
ਮਜੂਰੁ -- 
“ਹੋਇ ਮਜੂਰੁ ਗਇਆ ਠਗਾਇ ਨਗਿ।” 


_ ਵਿਗਾਰੀ) 


1876 


(ਮਜੀਠੀ (ਪਕੇ) ਰੰਗ ਦਾ) ` 











ਮਝਾਰ 
- ਰਾਮ ੧. ਓਅੰ ੧੩ : ੬ (931) 
ਮਝ -- ਵਿਚ, ਅੰਦਰ 
“ਮਝ ਭਰਿ ਦੁਖ ਬਦੁਖ।” (ਸੰਸਾਰ ਵਿਚ) _ 
- ਮਾਰੂ ੩, ਵਾਰ ੧੪ਸ, ੧, ੩ : ੩ (1091) 
ਮੰਝ -- ।. ਵਿਚਲੇ 
“ਲਕਰੀ ਬਿਖਰਿ ਜਰੀ ਮੰਡ ਭਾਰਿ। ” (ਭਾਵ ਆਪਣੇ 
ਭਾਰ) - ਰਾਮ ੧, ੧੧, ੨ : ੪ (879) 
2. ਵਿਚ ਰ੍ 
“ਬਨਵੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ।'” 
- ਤੁਖਾ ੧. ਬਾਹਾ ੫ : ੨ (1108) 
“ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ।” 
(ਭਾਵ ਹਿਰਦੇ ਵਿਚ) 
-- ਸਲੋ ਫਰ, ੧੧੫ : ੧ (384) 
ਮਝਰੀਆ -- ਵਿਚ 
- ਆਸਾ ੫, ੮੬, ੧" : ੧ (392) 
ਮੰਝਾ -- ਵਿਚ 
“ਨਾਨਕ ਲਧਾ ਮਨ ਤਨ ਮੰਝਾ। ” 
= ਆਸਾਂ ੫. ੧੧, ੪ : ੬ (373) 
ਮਝਾਹਿ -- ਵਿਚ 
“ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ।” 
- ਮਾਰੂ ੫, ਵਾਰ ੯, ੫, ੩ : ੧ (1097) 
ਹੋਰ ਰੂਪ -- ਮੰਝਾਹਿ -- ਰ੍ ਦੇ 
-'"ਸੀਤੜਾ ਮੰਨ ਮੰਝਾਹਿ ਪਲਕ ਨ_ਥੀਵੈ 
ਬਾਹਰਾ। ” 
_-- ਜੈੜ ੫, ਵਾਰ ੧੩ਸ, ੫, ੨ : ੧ (708) 
ਮਝਾਹੂ -- ।. ਅੰਦਰੋਂ, ਵਿਚੋਂ 
'ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ। ” 
- ਜੈਤ ੫, ਵਾਰ ੧੧ਸ, ੫, ੨ : ੧ (708) 
2. ਵਿਚ 
"ਹਨ ਮਝਾਹੂ ਮਾ ਪਿਰੀ ਪਸੇਕਿਉ ਦੀਦਾਰ।” 
- ਸਿਰੀ ੫, ਛੰਤ ੩, ੧੩ : ੧ (80) 


_ਮਝਾਰ -- ਵਿਚ 


“ਓਪਤਿ ਪਰਲਉ ਨਿਮਖ ਮਝਾਰ।” 
- ਗੈਂਡ ੫, ੩, ੨ : ੨ (862) 
ਹੋਰ ਰੂਪ -- ਮਝਾਰੰ -- $ 
“ਧੈਸੀਲੇ ਗਗਨ ਮਝਾਰੰ।” (ਵਿਚ) 





-- ਰਾਮ ਕਬ, ੧0, ੨: ੨ (972) 


ਮਝਾਰਾ ਹੈ।” (ਵਿਚ) 
-- ਮਾਰੂ ੧, ਸੋਲਾ ੭, ੫ : ੩ੇ (1027) 
ਮੰਝਾਰਾ -- 
ਰਾਖੈ ਉਦਰ ਮੰਡਾਰਾ।” (ਵਿਚ) 
- ਬੈਰਾ ੪, ੫, ੧ : ੧ (720) 
ਮਝਾਰਿ -- 
“ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੇ ਨਦਰਿ 
ਮਝਾਰਿ।” (ਵਿਚ) 
-- ਗਉਂ ੪, ੫੧, ੧: ੧(168) 


_ ਹਰਿ ਪਾਇਆ ਉਦਰ ਮੰਝਾਰਿ।” (ਵਿਚ) 


-- ਸਿਰੀ ੪, ਪਹ ੩, ੧ : ੧ (76) 


ਗਰਭ ਮਝਾਰੀ ਜੀਉ।” (ਵਿਚ) 
-- ਸੋਰ ੧, ੮, ੪ : ੧ (598) 
ਮਝਾਰੇ -- 
“ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ 
ਨਾਨਕ ਕੰਠ ਮਝਾਰੇ।” (ਵਿਚ) 
`-- ਟੋਡੀ ੫, ੩0, ੨ : ੨ (715) 
ਮਝਿ - ਵਿਚ 
“ਮਨ ਮੁਖਿ ਭਰਮੈ ਮਝਿ ਗੁਬਾਰ।” 


-- ਬਸੰ ੧, ਅਸ੬, ੧: ੨ (1190) 


- -- ਸਿਰੀ ੧, ੩੧, ੪ : ੧ (25) 
“ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ।” 


(ਅੰਦਰ ਵਿਚ) ਰ 
-- ਮਾਝ ੧, ਵਾਰ ੨੨ : ੩ (146) 
ਰ੍ ਮੰਝਿ 5 ਿ ਵਿਚ, ਅੰਦਰ, ਵੇਖੋ “ਮਝਿ” 
2. ਮੈਨੂੰ 


1877. 


ਮਟੀਆ 





` ਤੇਰੀ।” 
-- ਗੂਜ ੫, ਵਾਰ ੯ਸ, ੫, ੧ : ੧ (520) 
“ਇਤੀ ਮੰਡਿ ਨ ਸਮਾਵਈ ਜੇ ਗਲਿ ਪਹਿਰਾ 


ਹਾਰੁ।” (ਮੈਥੋਂ, ਮੈਨੂੰ) 
- ਮਾਰੂ ੫, ਵਾਰ ੩ਸ, ੫, ਤੇ : ੨ (1095) 
ਮਝਿਆ -- ਵਿਚ, ਅੰਦਰ ਰ 


“ਬੁਡਭੁਜ ਰੂਪ ਜੀਵੇ ਜਗ ਮਝਿਆ।” 
-- ਗਉ ਕਬ, ੨੫, ੨ : ੨ (328) 
ਮਝੂਰਿ - ਵਿਚੇ ਹੀ 
“ਕਬੀਰ ਰੈਲਾਇਰ ਬਿਛੌਰਿਆ ਰਹੂ ਰੇ ਸੰਖ 
ਮਝੂਰਿ।” _ - ਸਲੋ ਕਬ, ੧੨੬ : ੧ (1371) 
ਮੰਝੇ -- ਵਿਚ ਵੀ, ਅੰਦਰ ਵੀਂ ਰ੍ 
“ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ 
'ਬਾਹਰਾ। ” -- ਆਸਾ ੫, ਛੰਤ ੫, ੪ : ੩ (456) 
ਮੰਵਹੁ - ਮੈਥੋਂ, ਮੇਰੇ ਤੋਂ 
“ਮੰਵਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ 
ਹਰਿ ਪਾਏ।” 
- ਗਉ ੩, ਛੰਤ ੫, ੧: : ੨ (246) 


“ਸਰਬ ਕਲਾ ਪ੍ਰਭ ਪੂਰਣੇ ਮੰਵੁ ਨਿਮਾਣੀ ਥਾਉ।” 
ਰ੍ - ਮਾਝ ੫, ਦਿਨ ੪ : ੧ (137) 

ਮਟਕਿ -- ਨਖਰੇ/ਮੌਜ ਨਾਲ 

“ਮਣਕਿ ਮਣਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ 
ਕੇ ਗੁਨ ਸਾਰੇ।” 

-- ਨਟ ੪, ਅਸ ੫, ੪ : ੧ (983) 
ਮਟਾਕ -- ਸਟ ਮਾਰਨ ਤੋਂ ਉਪਜਨ ਵਾਲੀਆਂ 
ਆਵਾਜ਼ ਭਾਵ ਸਟ, ਚੋਟ 
ਉਪਰਿ ਮਣਾਕ।” 

`_-- ਸਾਰ ੫, ੧0੫, ੨ : : ੧ (1224) 
-- ਮਨ, ਸਥਾਨ 
“ਕੋਇ ਨ ਜਾਣੈ ਕੀਮ ਕੇਵਡੁ ਮਟਿਆ। ” 
-- ਰਾਮ ੫, ਵਾਰ ੧ : ੭ (957) 
ਮਟੀਆ -- ਮਿਟੀ ਅੰਦਰ, ਜ਼ਮੀਨ ਵਿਚ . 
“ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ 
ਕਛੁ ਲੈ ਜਾਇ!” 


- ਕੇਦਾ ਕਬ, ੬, ੧" : ੨ (1124) 


ਮਟੁ 1878 





7 


_ ਮੈਡਲ 





ਮਣੁ -- ਮੱਠ, ਨਿਵਾਜ ਸਥਾਨ 
“ਚਹੁ ਮਹਿ ਏਕੈ ਮਣੁ ਹੈ ਕੀਆ।” 
- ਰਾਮ ੫, ੧੨, ੪ : ੧ (886) 
ਮਣੁਕੀ --.ਫੋਟੀ ਗਾਗਰ (ਭਾਵ ਸਰੀਰ) 
“ਕਾਚੀ ਮਣੁਕੀ ਬਿਨਸਿ ਬਿਨਾਸਾ।” 


- ਆਸਾ ੫, ੧੩, ੩ : ੧ (374). 


“ਤਨੁ ਕਰਿ ਮਣੁਕੀ ਮਨ ਮਾਹਿ ਬਿਲੋਈ। ” (ਚਾਟੀ) 
- ਆਸਾ ਕਬ, ੧0, ੨ : ੧ (478) 
ਮੰਡਨ -- ਸਜਾਵਟ 
“ਤਖਤੁ ਸਭਾ ਮੰਡਨ ਦੋਲੀਚੇ ।” 
- ਗੋਉ ੫, ੮੧, ੩ : ੧(179) 
ਮੰਡਪ -- ।. ਮਾੜੀਆਂ, ਵਡੇ ਆਲੀਸਾਨ ਮਕਾਨ 
"ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ 
ਸਰਾਈ। ” 
- ਆਸਾ ੧, ਅਸ ੧੨, ੨ : ੧ (417) 
“ਨੀਵ ਖੁਦਾਈ ਊਪਰਿ ਮੰਡਪ ਛਾਏ।” (ਮਹਲ) 
- ਧਨਾ ਨਾਮ, ੧, ੧ : ੧ (692) 
ਹੋਰ ਰੂਪ -- ਮੰਡਪਿ -- ੍ 
“ਭੂਮਿ ਦਾਨ ਸੋਭਾ ਸੰਡਪਿ ਪਾਵੈ।” (ਮਹਲ) 
- ਗੋਂਡ ਰਵਿ, ੨, ੩ : ੨ (875) 


2. ਸਾਮਿਆਨੇ ਰ੍ ਰ੍ 
“ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ 
ਛਾਏ।” -- ਆਸਾ ਕਬ, ੬, ੩ : ੧ (477) 


(ਮਹਾਨਕੋਸ਼ ਅਰਥ 'ਵੇਦੀ” ਕਰਦਾ ਹੈ) 
3. ਵਡੇ ਕਮਰੇ, ਹਾਲ 
“ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ।” 
- ਸੂਹੀ ੩, ਵਾਰ ੮ : ੩ (788) 
ਮੰਡਲ -- 1. ਦੇਸ਼ (ਸ਼ਬਦਾਰਥ) ਚਕਰ, ਬੁਹਮੰਡ 
ਦਾ ਇਕ ਚੱਕਰ ਜਿਸ ਵਿਚ ਇਕ 
ਸੂਰਜ ਇਕ ਚੰਦਰਮਾ ਤੇ ਧਰਤੀ 
ਆਦਿਕ ਗਿਣੇ ਜਾਂਦੇ ਹਨ (ਦਰਪਨ) 
"ਗਾਵਹਿ ਐਜਅਗਿਲੀ ਵੜਕਡਾ ਕਰਿ ਕਰਿ ਰੇ 
_ਧਾਰੇ।” -- ਜਪੂ ੧, ੨੭ : ੧੪ (6) 
__ “ਮਰਣੁ ਲਿਖਾਇ ਮੰਡਲ ਮਹਿ ਆਇ।” (ਭਾਵ 
ਮਾਤ ਲੋਕ, ਸੰਸਾਰ) 


>> ਧੰਨਾ ੧, ਅਸ ੧. ੬ : ੨ (686) ` 


“ਮਿਤ ਮੰਡਲ ਜਗੁ ਸਾਜਿਆਂ ਜਿਉ ਬਾਲੂ 








(ਭਾਵ ਥਾਂ) 
- ਬਿਲਾ ੫, ੩੧, ੧ : ੨ (808) 
ਹੋਰ ਰੂਪ -- ਮੰਡਲਾਂ -- 
“ਦੀਪਾ ਲੋਆਂ ਮੰਡਲਾਂ ਖੰਡਾਂ ਵਰ ਭੰਡਾਂਹ।” 
- ਆਸਾ ੧, ਵਾਰ ਦਸ, ੧. ੧ : ੨ (467) 
ਮੰਡਲਿ -- 
'ਅਵਗਤਿ ਬਾਣਿ ਛੋਡਿ ਮਿਤ ਮੰਡਲਿ ਤਉ 
ਪਾਛੈ ਪਛੁਤਾਣਾ।” (ਦੇਸ ਵਿਚ) 
-- ਸਿਰੀ ਬੇਣੀ, ੧, ੪ : ੪ (93) 
2. ਤਾਰਿਆਂ ਦਾ ਦੇਸ 
“ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।” 
== ਜੰਪੂੰ ੧, ੩੫ : ੬ (7) 
(ਉਹ ਇਲਾਕਾ ਜਿਸ ਵਿਚ ਬਾਰਾ ਰਾਜੇ ਜੁੱਦੇ ਜੁੱਦੇ 
ਦੇ ਅਰਥ “ਭਵਨ ਚਕਰ” ਕੀਤਾ ਹੈ) 
3. ਸਮੂਹ ੍ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ 
ਮੰਡਲ ਜਨਕ ਮੋਤੀ।” 
- ਧਨਾਂ ੧, ਸੋਹ ੩, ੧: ੧ (13) 
ਹੋਰ ਰੂਪ -- ਮੰਡਲਵੈ -- 
_“ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ 
ਰਸੁ ਬੀਤਿਣਿਉ। ” (ਧੂ ਤਾਰੇ ਦਾ ਸਮੂਹ) . 


-- ਸਵ ੧; ੩ : ੩ (1389) 


ਘਰਬਾਰ। ` 


ਮੰਡਲੋ -- 
“ਨ ਸੂਰ ਸਸਿ ਮੰਡਲੋ।” 
>_ ੮੨ ਹਕ ਚ, ਵਾਰ ੧੫ਸ, ੧. ੪ : ੧ (144) 
4. ਟਿੱਕਿਆ ਹੋਇਆ, ਜੜਿਆ ਹੋਇਆ 
“ਪੂਰਬਿ ਲਿਖਤ ਲਿਖੇ ਗੁਰੁ ਪਾਇਆਂ ਮਨਿ ਹਰਿ 
ਲਿਵ ਮੰਡਲ ਮੰਡਾ ਹੇ।” _ 
-- ਗਉ ੪, ਸੋਹ ੪, ੧ : ੨ (13) 
5. ਸਭਾ, ਦਾਇਰਾ : ਸੰਗ, ਹੋਰ ਦੇਖੋ ਮੰਡਲੁ (2) 
“ਸੰਤ ਮੰਡਲ ਮਹਿ ਜਨਮ ਮਰਣੁ ਰਹੈ। ਸੰਤ 
ਮੰਡਲ ਮਹਿ ਜਮ ਕਿਛੂ ਨ ਕਹੈ।” 
- ਭੈਰ ੫, ੩੭, ੨ : ੧; ੨ (1146) 
ਹੋਰ ਰੂਪ -- ਮੰਡਲੀ -- 
“ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ 
ਆਰੋਗ। (ਸਭਾ, ਸੰਗਤ ਵਿਚ) 
- ਬਿਲਾ ੫, ੨੮, ੧ : ੧ (807) 


ਮੰਡਲ 1879 





ਮੰਡਲੀਕ -- 
“ਸਰਬ ਸਾਸਤ੍ਰ ਬਹੁ ਰੂਪੀਆ ਅਨ ਗਰੂਆ 
_ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ।” 
- ਮਲਾ ਨਾਖ਼,.੧, ੩ : ੨ (1292) 
ਮੰਡਲੁ -- 1. ਮੰਡਪ, ਮੰਡੂਆ 
“ਰਾਸਿ ਮੰਡਲੁ ਕੀਨੋ ਆਖਾਰਾ।” 
- ਸੂਹੀ ੫, ੪੫, ੧੯ : 
2. ਸੰਗ, ਸਭਾ, ਦੇਖੋ 'ਮੰਡਲ” (5) 
“ਸੰਤ ਮੰਡਲੁ ਤਹਾ ਕਾ ਨਾਉ।”” 
-- ਭੈਰ ੫, ੩੭. ੧" : ੧ (1146) 
ਮੰਡਾ -- 1. ਸਜਿਆ , ਸ਼ੋਭਾ ਸਹਿਤ ਹੋਇਆ 


੧ (746) 


ਲਿਵ ਮੰਡਲ ਮੰਡਾ ਹੇ। ” 
-- ਗਉ ੪, ਸੋਹ ੪, ੧ : ੨ (13) 
2. ਭੋਗਿਆ ਹੈ 
“ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ 
ਹੀ ਸੁਖੁ ਮੰਡਾ ਹੈ। ” 
-- ਗਉ ੪. ਸੋਹ ੪, ੪ : ੨ (13) 
3. ਬਣਾਏ ਹਨ 
“ਖੰਡਲ ਮੰਡਲ ਮੰਡਲ ਮੰਡਾ। ” 
-- ਭੈਰ ਕਬ, ਅਸ ੧, ੩ : ੧ (1162) 
ਮੰਡਿਤ -- ਪੁਜਦਾ ਹੈ 
“ਕੋ ਖਟੁ ਕਰਮ ਸਹਿਤ ਸਿਉ ਮੰਡਿਤ।” 
-- ਰਾਮ ੫, ਅਸ ੧, ੭ : ੨ (913) 
“ਬਿਨੁ ਅਮਰੈ ਕੈਸੇ ਰਾਜ ਮੰਡਿਤ। ” 
ਰ੍ -- ਭੈਰ ੫, ੧੯, ੩ : ੨ (1140) 
ਮੰਡੂ -- ਧਾਰਨ ਕਰ, ਭਰ 
ਮਨ ਮਹਿ ਮੰਡੂ। 
- ਸਿਰੀ ੫, ੯0, ੪ : ੪ (50) 


ਗਤ 
ਮੰਡੇ ਕਰਿ ਸੀਲ ਘਿਉ ਸਰਮੁ ਮਾਸੁ ਆਹਾਰੁ।” 
191 ਵਾਰ ੧੨ਸ, ਮਰ, ੧ : ੫ (553) 
ਮਣ -- ।. ਬੋਹਲ 


-- ਰਾਮ ੩, ਵਾਰ ੧੭ਸ, ੧, ੧ : ੩ (955) 


2. ਤੋਲ ਦੀ ਇਕ ਇਕਾਈ, 40 ਸੇਰ 








ਮਣੀ 


“ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ 
ਸਿਰਿ ਸਾਹ।” 
- ਮਲਾਂ ੧, ਵਾਰ ੨੧ੋਸ, ੧, 8 : ੧ (1267) 
ਮਣਕੜਾ -- ਮਣਕਾ 
“ਮਾਪੇ ਜਾਲ ਮਣਕੜਾ ਆਪੇ ਅੰਦਰਿ ਲਾਲੂ ।” 
>> ਜਿੱਰੀ ੧. 2੫, 2 2 (05) 
ਮਣਾ -- ਮਣਾਂ ਮੁੰਹੀ, ਬਹੁਤ 
ਮੌਜਨੀ ਜਾਵਾ ਸੈ ਪ੍ਛ ਿੰਨਾ ਭਾਗ'ਮਣਾ।” 


- ਮਾਝ ੫, ਬਾਰਾ ੨ : ੭ (133) 





ਮਣਿ - ਮਣਕੇ 
“ਸੁਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ-ਪੋਤਿ ਪ੍ਰਭ 
ਸੋਈ।” _ -- ਆਸਾ ਨਾਮ, ੧. ੧“ : ੩ (485) 
“ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ 


ਨਗ ਹੀਰ ਮਣਿ ਮਿਲਤ ਲਿਵ ਲਾਈਐ।” 
(ਮਣੀਆਂ) _- ਸਵ ੪, ਨਲ ੧੫ : ੨ (1401) 
ਮਣਿਆ -- ਮਾਣਿਆ ਹੈ 
ਮਣਿਆ। ? _-- ਗਉ ੫, ਵਾਰ ੭ : ੩ (319) 
ਮਣੀ - ।. ਹੀਰਾ, ਰਤਨ 
“ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ।” 
>> ਜਿੱਚੀ 4... ੨3  2(1੬) 
“ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ 
ਮਣੀ ਵਡਭਾਗੋ ਰਾਮ।” (ਭਾਗਾਂ ਦੀ ਮਣੀ) 
-- ਵਡਾ ੩, ਛੰਤ ੨, ੩ : ੧ (566) 
ਹੋਰ ਰੁਪ -- ਮਣੀਆਂ -- 
"ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ 
ਗੁਰ ਮਣੀਆ। ” 
-- ਬ਼ਿਲਾ ੪, ਵਾਰ ੧੨ : ੪ (854) 
2. ਅਹੰਕਾਰ, ਮਾਨ 
“ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ। ” 
-- ਗਉ ੫, ਬਾਅ ੩੧ : ੩ (256) 
“ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ 
ਮਣੀ ਕਰਿ ਫੀਕੀ।” (ਮਾਨ, ਅੰਹਕਾਰ, 
ਹਉਮੈ) -- ਆਸਾ ਕਬ, ੧੭, ੪ : ੧ (460). 
ਮਣੀ।” _-- ਸੋਜ਼ ੫, ੨, ੨ : ੩ (608) 
(ਮਹਾਨ ਕੋਸ਼ ਅਰਥ ਮਨੌਤ, ਮਮਤਾ, ਕਰਦਾ 





ਚ 


ਮਣੁ 1880 ਮੰਤਨ 
ਹੈ) "ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ 
3. ਮਣਕਾ ਮਾਰੇ ਕਰਤਾਰਿ।” 


“ਸੂਤ ਬਿਨਾ ਕੈਸੇ ਮਣੀ ਪਰੋਈਐ।” (ਭਾਵ . 


ਮਾਲਾ) _ -- ਗੋਂਡ ਕਬ, ੯, ੨ : ੨ (872) 
ਹੋਰ ਰੂਪ -- ਮਣੀਆ -- 
___ "ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ 
ਜਗਤੁ ਪਰੋਈ। ” (ਮੋਤੀ) 
- ਸੋਰ ੪, ੨, ੧ :੨ (605) 
ਮਣੀਏ -- 
“ਤੂੰ ਸੂਤੁ ਮਣੀਏ ਭੀ ਤੂੰ ਹੈ।” (ਮੋਤੀ) 


- ਮਾਝ ੫. ੨੯, ? ੧ (102) 
ਤਾਗਿ ਪਰੋਹੀ।” (ਮਣਕੇ ਭਾਵ ਸਰੀਰ) 
- ਸੋਰ ੫, ੪, ੩ : ੧ (609) 
4. ਭਰੀ ਹੋਈ, 
"ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ।” 
___- ਬਸ ਨਾਮ, ੩, ੧ : ੧ (1196) 
- 5. ਮਾਨ-ਵਡਿਆਈ 
ਮਾਣਸ ਕੂੜਾ ਗਰਬੂ ਸਚੀ ਤੁਧੁ ਮਣੀ।” 
ਰ - ਮਲਾ ੧, ਵਾਰ ੧੧ : ੩ (1283) 
_ਸਣੂ -- ਤੋਲ ਦੀ ਇਕ ਇਕਾਈ, ਵੇਖੋ 'ਮਣ` (2) 
“ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ 
ਖਾਇ।” 
- ਮਲਾ ੧, ਵਾਰ ੧੯ਸ, ੧, ੨ : ੧ (1286) 


ਮਤ -- ।. ਨਿਸ਼ੇਧਾਤਮਕ ਸ਼ਬਦ ਨਾ 


ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ 


ਪੂਕਾਰ।” _-- ਸਿਰੀ ੩, ੩੬, ੫ : ੧(27) 
2. ਮਸਤ 
“ਮੈ ਮਭ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ 
ਆਵਏ।” 
-- ਗਉ ੧, ਛੰਤ ੧, ੧ : ੫ (242) 


“ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ 


ਕਹਾ ਲਉ ਗਾਰਹੁ।” (ਮਤਾ) 

- ਸਸ ੫, ੫” 

3. ਮਤੇ ਕਿਤੇ ਕਦਾਚਿਤ 

“ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ 
ਮਤ ਜਮੁ ਪਕਰੈ 'ਲੈ ਜਾਇ ਜੀਉ।” 

- ਆਸਾ ੪, ਛੱਤ ੧੩, ੨ : ੧ (447) 


: ੧ (135੧) 














- ਵੰਡ ੪. ਵਾਰ ੯ਸ, ੩, ੨ : ੨ (589) 
4. ਸਿੱਧਾਂਤ 
“ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ 
ਆਸਾ।  -- ਸੋਰ ਕਬ, ੩, ੧ : ੧ (654) 
5. ਕੁਝ ਪਤਾ ਨਹੀਂ 
ਆਜੁ ਕਿ ਕਾਲ੍ੀ।” ਰ 
ਰ - ਧਨਾ ੪, ੪, ੨ : ੨ (667) 
6. ਸ਼ਾਇਦ 
“ਅਖੀ ਕਾਢਿ ਧਰਤੀ ਚਰਣਾ ਤਲਿ ਸਭ ਧਰਤੀ 
ਫਿਰ ਮਤ ਪਾਈ।” (ਮਤੇ) 
- ਸੂਹ ੪, ਅਸ ੧, ੭ : ੧ (757) 
ਮਤੰ,-- ਮਸਤ, ਵੇਖੋ 'ਮਤ” (2) 
'ਗਰਬੰਤਿ ਨਾਰੀ ਮਦੋਨ ਮਤੰ। ” 


- ਸਸੇ ੫, ੬੩ : ੧ (1359) 


| ਮੰਤ -- ।. ਮੰਤਰ, ਉਪਦੇਸ਼ 


"ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ।” 
(ਭਾਵ ਉਪਦੇਸ਼) 
-- ਗਉ ੫, ਸੁਖ ੮, ੬ : ੪ (273) 
“ਨਿਰਮਲ ਰੀਤਿ ਨਿਰੋਧਰ ਮੰੜੁ।” (ਮੰਤਰ) 
` ਗਉਂ ੫, ਬਾਅ ੪੨ਸ : ੧ (259) 
"ਬ੍ਹਮ ਗਿਆਨੀ ਕਾ ਨਿਰਮਲ ਮੰਤ।” (ਉਪਦੇਸ਼) 
-- ਗਉਂ ੫, ਥਿਤੀ ੮ : ੪ (298) 
“ਮਨ ਤਨ ਅੰਤਰਿ ਹਰਿ ਹਰਿ ਮੰਤ।” (ਮੰਤਰ 
ਨਾਮ). -= ਬਿਲਾ ੫, ੩, ੪ : ੩ (802) 
2. ਮੰਤਵ, ਉਦੇਸ਼ 
“ਪਾਰੁ ਨ ਪਾਵੈ ਕੋ ਧਰਨੀਧਰ ਮੰਤ। ” 
-- ਭੈਰ ਕਬ, ਅਸ ੧, ੩ : ੪ (1162) 
ਮਤਸਰ -- ਈਰਖਾ 
"ਕਾਮ ਕੋੋਧ ਮਾਇਆ ਮਦ ਮਤਸਰ ਏ ਖੇਲਤ ਸਭਿ 
ਜੂਐ ਹਾਰੇ। ” -- ਆਸਾ ੫, ੩੬, ੧ : ੧ (379) 
ਮੰਤਨ -- ਉਪਦੇਸ਼ 
“ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ 
ਗੁਰ ਮੰਤਨ ਕੇ। ” ਰ੍ 
- ਰਾਮ ੫, ਛੰਤ ੩, ੧ : ੨ (925) 


ਮੰਤਰ 1881 


ਮੰਤਰ -- ਮਤਾ ਰ੍ 
ਅਉਧ ਘਨੇਰੀ।”” 
-- ਭੈਰ ਨਾਮ, ੯, ੩ : ੧ (1165) 
ਮਤਵੰਤਾ -- ਮਤਵਾਲਾ, ਮਦਮਸਤ 
“ਪੀਓ ਮਦਰੋ ਧਨ ਮਤਵੰਤਾ।”” 
= ਸ਼ੂਹੀ ੫, ੫. 2 : ੩ (737) 
ਮਤਵਾਰ -- ਮਤਵਾਲਾ, ਮਦਮਤ 


ਜ਼ੁਆਵਉ। ” -- ਕੇਦਾ ਕਬ, ੩, ੧ : ੨ (।।23) 
ਹੋਰ ਰੂਪ -- ਮਤਵਾਰਾ -- ਰ 
“ਉਆ ਕਉ ਕਹੀਐ ਸਹਜ ਮਤਵਾਰਾ। ” 
(ਮਤਵਾਲਾ) 
-- ਗਉ ਕਬ, ੨੭, ੧" : ੧ (32%) 
ਮਤਵਾਰੀ -- 
“ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ 
ਮਤਵਾਰੀ।` (ਮਸਤ) 
== ਆਸਾ ਕਬ, ੨੫, 2 : ੧ (462) 
ਮਤਵਾਰੇ -- 
“ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ 
ਬਸੇਰਾ।” (ਮਤਵਾਲੇ ਭਾਵ ਸ਼ਰਾਬੀ) 
<< ਰਾਮ, ਕਬ, ੮. ਟੇ ? % (2711 
ਮਤਵਾਰੋ -- 


'ਮਤਵਾਰੋ ਮਾਇਆ ਸੋਇਆ। ” (ਮਤ ਵਾਲਾ) ` 


- ਗਉ ੫, ੧੪0”, ੩ : ੧ (210) 
ਮਤਵਾਲਾ -- ਮਸਤ 
“ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ 

ਮਤਵਾਲਾ ਪੀਵਤੁ ਰਹੈ।”” (ਭਾਵ ਮਦਮਸਤ) 
੍ -- ਆਸਾ ੧, ੫, ੪ : ੧ (350) 
ਹੋਰ ਰੂਪ -- ਮਤਵਾਲੇ -- 
ਮਦਿ ਮਤਵਾਲੇ। ” 

-- ਗਉਂ ੪. ਵਾਰ ੧੯ : ੫ (311) 
ਮਤੜੀ -- ਮਤ .# 
'“ਤਿਆਗੈ ਮਨ ਕੀ ਮਤੜੀ ਵਿਸਾਰੇ' ਦੂਜਾ ਭਾਉ 

ਜੀਉ।” - ਸੂਹੀ ੫, ਕੁਚ ੩ : ੮ (763) 
ਮਤੜੀ ਕਾਂਢਕੁ -- ਮਤ ਦੇਣ ਵਾਲਾ, ਉਪਦੇਸ਼ਕ 








ਮਤਾਂਤੁ 





-- ਮਾਰੂ ੫, ਵਾਰ ੧੫ਸ, ੫, ੩ : ੧ (1099) 
ਮਤਾ -- 1. ਮਸਤ ਹੋਇਆ 
“ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ 
ਗਵਾਇਆ।” 
- ਸਿਰੀ ੧, ਪਹ ੧, ੩ : ੪ (75) 
2. ਸਲਾਹ, ਫੈਸ਼ਲਾ 
“ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ। ” 


-“ ਆਸਾ ੫, ੫, ੧: ੧ (371) 





3. ਇਰਾਦਾ 
“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ 
ਜਾਤ। ” - ਗੂਜ ੫, ੫, ੧ : ੧ (496) 
ਮੰਤਾ -- ਮੰਤਰ 
“ਸਿਮਰਿ ਮਨਾ ਪੂਰੇ ਗੁਰ ਮੰਤਾ। (ਭਾਵ ਸਿਖਿਆ, 
ਉਪਦੇਸ਼) -- ਗਉ ੫, ੯੪, ੨ : ੪ (184) 
ਜਾਤਿ।” . _ -- ਧਨਾ ੫; ੪੧, ੧ : ੨ (681) 
2. ਉਪਦੇਸ਼ 
“ਹਰਿ ਸਿਉਂ ਸੋ ਰਚੈ ਜਿਸੁ ਸਾਧ ਕਾ ਮੰਤਾ।” 
-- ਗਉਂ ੫, ੧0੯, ੨ : ੨ (201) 
3. ਮੰਤਰ (ਜਾਦੂ ਵਾਲਾ) 
“ਅਵਰੁ ਨ ਅਉਖਧੁ ਤੰਤ ਨ ਮੰਤਾ।” 
-- ਆਸਾ ੧, ਅਸ ੯. ੪ : ੧ (416) 
ਮਤਾਗਲ -- ਹਾਥੀ 
“ਮਨ ਕੀ ਮਤਿ ਮਤਾਗਲ ਮਤਾ। ” 
-- ਆਸਾ ੧, ੯, ੨ : ੧ (351) 
ਮਤਾਤ -- ਫੈਸਲੇ,ਨਿਰਣੇ 
ਮਤਾਤ । -- ਗੁਜ ੫, ੫, ੧ : ੨ (496) 
ਮਤਾਂਤ -- ।. ਸਿਖਿਆ 
"ਪ੍ਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ । ” 
- ਗਉ ੫. ਬਾਅ ੨੨ਸ : ੨ (254) 
2. ਸਾਰੇ ਮਤਾਂ ਦਾ ਨਿਚੋੜ, ਮਤਾਂ ਦਾ ਅੰਤ, ਮਤਾਂ 
ਦਾ ਸਿੱਟਾ 
“ਸਗਲ ਮਤਾਂਤ ਕੇਵਲ ਹਰਿ ਨਾਮ।” 
- ਗਉ ੫. ਸੁਖ ੨੪, 2 : ੫ (296) 
ਮਤਾਂਤੁ -- ਸਲਾਹ, ਪਕੀਰਾਏ 








ਮੰਤਾਨੀ 


1882 


ਮਤਿਹੀਨ 





“ਸੁਣ ਸਖੀਏ ਇਹ ਭਲੀ ਸਿਨੰਤੀ ਏਹੁ ਮਤਾਂਤੁ | 


`_ ਪਕਾਈਐ। ” 
-- ਗਉਂ ੫, ਛੰਤ ੪, ੨ : ੧ (249) 
ਤਾਂਨੀ - ਮੰਤਰ 
ਮੰਤਾਨੀ। ” - ਧਨਾ ੫, ੫, ੨ : ੧ (671) 
ਮਤਿ -- 1. ਸਮਝ, ਬੁੱਧੀ, ਸਿਆਣਪ, ਅਕਲ 
“ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇਇਕ 
ਗੁਰ ਕੀ ਸਿਖ ਸੁਣੀ।” - ਜਪੁ ੧, ੬ : ੩ (2) 
“ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ।” 
-- ਜਪੁ ੧, ੩੬ : ੭ (8) 
(ਮਹਾਨਕੋਸ਼ ਇਥੇ 'ਮਤਿ” ਦੇ ਅਰਥ “ਅਹੰਕਾਰ” 
ਕਰਦਾ ਹੈ) 


ਮਤਿ ਅਹੰਕਾਰ। ” 
- ਸਾਰ ੫, ੧੨੯, ੩ : ੨ (1229) 
(ਮਹਾਨ ਕੋਸ਼ ਇਥੇ ਅਰਥ ਮਤਵਾਲਾ ਕਰਦਾ ਹੈ) 
(2) ਮਰਜ਼ੀ, ਸਮਝ 
“ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ 
ਮਨ ਕੀ ਮਤਿ।” 
-- ਸਿਰੀ ੫, ੭੧, ੩ : ੩ (42) 
“ਗੁਰ ਕੀ ਮਤਿ ਜੀਇ ਆਈ ਕਾਰਿ।” (ਭਾਵ 
ਸਿਖਿਆ) 
-- ਗੋਉ ੧, ਅਸ ੧, ੧ : ੪ (220) 
3. ਮਸਤ 
“ਦੂਜੇ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ 
ਜੋਬਨਿ ਮੈ ਮਤਿ।” 
._`- ਸਿਫੀ ੧, ਪਹ ੨, ੨ : ੧ (75) 
4. ਬੁੱਧੀ ਨੂੰ, ਮਤ ਨੂੰ 


“ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ_ 


ਸਕਤਿ ਗਲਿ ਬਾਂਧਿਆ।” 


- ਸਿਰੀ ਬੋਣੀ, ੧, ੨ : ੪ (93) 


5. ਧਰਮ ਦਾ ਰਸਤਾ 
“ਕਵਨ ਸੁ ਖ਼ਝਿ ਜਿਤੁ ਤਰੈ ਇਹ ਮਾਇ।” 


-- ਗਉ ੫, ੮੨, ੧" : ੨ (180) 
6. ਨਿਸ਼ੇਧਾਤਮਕ ਸ਼ਬਦ, ਨਾਹ 
“ਹਮਰੈ ਖੋਜਿ ਪਰਹੁ ਮਤਿ ਕੋਈ।” 

-- ਗਉ ਕਬ, ੩, ੧" : ੨ (324) | 








ਹੇਇ।” 
- ਰਾਮ ੩, ਵਾਰ ੧੮ਸ, ੨, ੧ : ੧ (955) 
7. ਸਿਖਿਆ 
ਦੇਇ।  -- ਰਾਮ ੧, ਓਅੰ, ੫੪ : ੧ (938) 
8. ਮਦ, ਸ਼ਰਾਬ 
“ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ 
ਬੁਝਾਈ।” 
-- ਕੇਦਾ ਕਬ, ੩, ੧“ : ੨ (।123) 
9. ਮਤੇ 
“ਮਤਿ ਕੋਊ ਮਾਰੈ ਈਂਟ ਢੇਮ।” 
- ਬਸੰ ਕਬ, ੧, ੪ : ੨ (1196) 
"ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ। ” 
-- ਸਲੋ ਕਬ, ੯0 : ੨ (1369) 
10. ਗਿਆਨ 
“ਨਾਉਂ ਤੇਰਾ ਗਹਣਾ ਮਤਿ ਮਕਸੂਦੁ । ” 
<< ਪਿਠ ਕੂ... ੧ 2 2 (13427) 
ਮਤਿਹਾਰੀ -- ਹਾਰੀ ਹੋਈ ਮੱਤ ਵਾਲੀਆ ਭਾਵ 
ਮੂਰਖ 
ਟੂਟੀ ਲਾਜੁ ਭਰੈ ਮਤਿਹਾਰੀ। ” 
-- ਗੋਉ ਕਬ, ੧੨, ੩ : ੨ (325) 


_ਮਤਿਹੀਣ -- ਬੇਸਮਝ 


"ਹਮ ਮਤਿਹੀਣ ਮੂਰਖ ਮੁਗਧ ਅੰਧੇ ਸਤਿਗੁਰਿ 
- ਮਾਰਗਿ ਪਾਏ।” 


- ਗਉ ੩, ਛੰਤ ੪, ੩ : ੫ (246) 


ਹੋਰ ਰੂਪ -- ਮਤਿਹੀਣੂ -- 
“ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ 
ਨ ਪਾਵੈ। ” (ਬੇਸਮਝ) 
-- ਮਾਝ ੧, ਵਾਰ ੧ਸ, ੧, ੩ : ੩ (138) 
ਮਤਿਹੀਨ -- ਬੇ ਸਮਝ 
“ਬਾਬਾ ਮੈ ਕੁਚੀਲੂ ਕਾਚਉ ਮਤਿਹੀਨ। ” 
- ਮਾਰੂ ੧, ਅਸ ੩, ੧” : ੧ (1010) 
ਹੋਰ ਰੂਪ -- ਮਤਿਹੀਨਾ -- _ 
"ਅੰਧ ਗੁੰਗ ਪਿੰਗੁਲ ਮਤਿਹੀਨਾ ਪ੍ਰਭ ਰਾਖਹੁ 
ਰਾਖਨਹਾਰਾ। ” 


-- ਦੇਵ ੫, ੧੧, ੨ : ੧ (530) 


ਮਤੀ 


੭ 


1883 ਰ੍ ਮੜ੍‌ 





ਮਤਿਹੀਨੁ -- 
“ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ 
ਨੀਚੁ ।(ਅਕਲ ਤੋਂ ਖਾਲੀ ਮੂਰਖ) 
-- ਆਸਾ ੫, ਛੰਤ ੮, ੨ : ੧ (458) 


ਮਤੀ -- ।. ਮਸਤੇ ਹੋਏ 


ਚਾਰਿ।” -- ਸਿਰੀ ੧, ੫, ੧: ੨ (15) 
“ਲਾਜ ਨ ਆਵੈ ਅਗਿਆਨ ਮਤੀ ਦੁਰਜਨ 
`_ ਬਿਰਮਾਈਐ ਰਾਮ।” 

ਰ <- ਬਿਲਾਂ ੫, ਛੰਤ ੪, ੨ : ੪ (645) 
2. ਬੁੱਧੀ, ਮਤ, ਸਮਝ 

“ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ। ” 

-- ਸਿਰੀ ੧, ੮, ੧: ੩ (17) 
3. ਸਲਾਹ, ਮਤ, ਸਿਖਿਆ 
“ਅਨ ਕਉ ਮਤੀ ਦੇ ਚਲਹਿ ਮਾਇਆ ਕਾ 
ਵਾਪਾਰੁ।” 
-- ਸਿਰੀ ੧, ਅਸ ੫, ੬ : ੨ (56) 
“ਧਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ 
ਸਬਦ ਰਤੰ।” (ਸਿਖਿਆ) 
- ਗੂਜ ੧, ਅਸ ੫, ੩ : ੨ (505) 


“ਸਖੀ ਬਤਾਵਹੁ ਮੁਝਹਿ ਮਤੀ ਰੀ।” (ਸਲਾਹ) 


` ਸੂਹੀ ੫, ੧0, ੧" : ੨ (739) 


ਰ - ਪ੍ਰਭਾ ੧, ਅਸ ੪, ੪ : ੧ (1344) 
ਮਤੁ - ।. ਮਤੇ, ਮਤਾਂ 
“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ 
ਮਤੁ ਕਟਿ ਜਾਈ।” 
- ਸਿਰੀ ੧, ੨੭, ੪ : ੧ (24) 
2. ਮਸਤ 
“ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ 
ਮੜੁ। .___- ਮਾਰੂ ੧, ੧0, ੧ : ੧ (992) 
ਮੰਤੁ -- ॥. ਮਨਤਵ, ਮਨੋਰਥ, ਉਦੇਸ਼ 
“ਅੰਤੁ ਨੌ ਜਾਪੈ ਕਿਆ ਮਨਿ ਮੰਤੁ। ” 
-- ਜਪੁ ੧, ੨੪ : ੪ (5) 
2. ਮੰਤਰ, ਜਾਪ 








“ਗੁਰ ਸਬਦੀ ਆਰਾਧੀਐ ਜਪੀਐ ਨਿਰਮਲ 
ਮੰਤੁ ।” _-- ਮਾਝ ੪, ਦਿਨ ੩ : ੩ (137) 
3. ਉਪਦੇਸ਼ 
“ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ 
ਕਮਾਇਆ। ” 
- ਗਉ ੫, ੧੨੫, ੩ : ੨ (206) 
"ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ 
ਇਹੁ ਮੰਤੁ ਲਈ।” (ਸਲਾਹ, ਸਿਖਿਆ 
ਉਪਦੇਸੁ) -- ਬਿਲਾ ੫, ੯੦, ੨ : ੧ (822) 
ਮਤੇ - ।. ਮਤ, ਸਿਖਿਆ, ਉਪਦੇਸ਼ 
ਮੋਹਿ ਮਤੇ।” 
- ਬਿਲਾ ੫, ਛੰਤ ੧, ੧ : ੪ (835) 
ਹੋਰ ਰੂਪ -- ਮਤੈ -- 
ਕੋਇ।” (ਸਲਾਹ ਦੇਣਾ) 
- ਸੂਹੀ ੧, ੫, ੪ : ੧ (729) 
2. ਮਸਤ/ਮਗਨ ਹੋਇਆ 
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਭੇ 
ਬਣਿ ਆਈ ਹੇ।” 
- ਮਾਰੂ ੩. ਸੋਲਾ ੧, ੬ : ੩ (1044) 
ਮੰਤੈ -- ਮੰਤਰ, ਉਪਦੇਸ਼ __ 
ਸਾਧੂ ਮੰਝੈ।” 
-- ਗਊ ੫, ਛੰਤ ੪, ੧ : ੨ (249) 
ਮੰਤੁ -- (ਸੰ. ਸਾਤ) ।. ਵਿਸ਼ੇਸ਼ ਸਿੱਧੀ ਪ੍ਰਾਪਤ ਕਰਨ 
ਲਹੀ ਜਪੇ ਜਾਣ ਵਾਲਾ ਸ਼ਬਦ ਅਥਵਾ ਵਾਕੰਸ਼ 
“ਅਉਖਧ ਸੰੜ੍ ਮੂਲੁ ਮਨ ਏਠੈ ਜੇ ਕਹਿ ਦ੍ਰਿਤੁ ਚਿਤੁ 
ਕੀਜੈ ਰੇ।” __-- ਗਉ ੧, ੧੬, ੧ : ੧ (156) 
“ਅਉਖਧ ਮੰਤ੍ਰ ਤੰਤ ਸਭਿ ਛਾਰਿ।” 
-- ਗਉਂ ੫, ੧੪੯, ੩ : ੧ (196) 
ਹੋਰ ਰੂਪ -- ਮੰਤ੍ਰੰ - 
“ਦਸਨ ਬਿਹੂਨ ਭੁਲੰਗੀ ਮੰਤ੍ੂੰ ਗਾਰੁੜੀ ਨਿਵਾਰੰ।” 
-- ਗਾਥਾ ੫, ੧੬ : ੧ (1361) 
2..ਉਪਖਦੇਸ਼, ਸਿਖਿਆ 
“ਬਹੁ ਨਨ ਗੁਰ ਮੰਭੂ ਚਿਤਾਰਿ।” 
- ਗਉਪ, ੧0੧, ੪ : ੧ (186) 


ਪ੍ਰਕ ਜੁਆਫ ਜ ਕ ਸੱਭ (ਉਪਦੇਸ਼, 
ਗਿਆਨ) 


- ਗਉ ੫, ਸੁਖ ੧੮, ੪ : ੭ (287) 





ਹੌਰ ਰੂਪ -- ਮੰਤ੍ਰ - 
“ਮੰਤ੍ਰ ਰਾਮ ਰਾਮ ਨਾਮ ਧ੍ਾਨੰ ਸਰਬਤ 
ਪੂਰਨਹ। '` _-- ਸਸ ੫, ੪0 : ੧ (1357) 


ਮੰਤ੍ਣਹ -- ਮੰਤ੍ਰ, ਸਿਖਿਆ, ਉਪਦੇਸ਼ 
“ਸਿਮਰਤੜ੍ਹ ਰਿਦੈ ਗੁਰ ਮੰੜ੍ਰਣਹ।” 
- ਗਾਥਾ ੫, ੧੪ : ੨ (1361) 
ਮੰਤ੍ੜਾ -- ਮੰਤ੍ਰ, ਸਿਖਿਆ, ਉਪਦੇਸ਼ 
“ਗੁਰ ਮੰੜ੍ੜਾ ਚਿਤਾਰਿ ਨਾਨਕ ਦੁਖੁ ਨ ਥੀਵਈ।” 


- ਗੂਜ ੫, ਵਾਰ ੧੩ਸ, ੫, ੨ : ੨ (521) 


ਮੰਤ੍ਰ -- 1. ਉਪਦੇਸ਼ ਨਾਲ 
“ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ।” 
- ਗੋਂਡ ੫, ੬, ੨ : ੧ (863) 
“ਜੋਤਿ ਮੰੜ੍੍‌ ਮਨਿ ਅਸਥਿਰੁ ਕਰੈ।” 
_-- ਭੈਰ ਕਬ, ਅਸ ੧, ੮ : ੨ (1162) 
2. ਵਿਸ਼ੇਸ਼ ਸਿੱਧੀ ਦੀ ਪ੍ਰਾਪਤੀ ਲਈ ਜਪੇ ਜਾਣ 
ਵਾਲਾ ਸ਼ਬਦ ਅਥਵਾ ਵਾਕੰਸ਼ 
_"ਵੇਮਾਰਗਿ ਮੂਸੈ ਮੰਤ੍ਰਿ ਮਸਾਣਿ। ” 
-- ਰਾਮ ੧, ਸਿਗੋ ੨੬ : ੪ (941) 
“ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ 
ਪੀਆਇਆ। ” (ਮੰਤਰ ਨਾਲ) ` 
- ਸਾਰ ੪, ਵਾਰ ੧੬ : ੨ (।244) 


3. ਸਲਾਹ ਮਸ਼ਵਰੇ ਵਿਚ 


“ਆਪੁਨੋ_ਭਾਵਨੁ ਕਰਿ ਮੰੜ੍ਰਿ੍‌ ਨ ਦੂਸਰੋਂ ਧਰਿ 


ਓਪਤਿ ਪਰਲੌ ਏਕੈ ਨਿਮਖ ਤੁ ਘਰਿ।” 
``== ਸਮੂ ੫, ੨ : ੨ (1385) 
ਮੰਤ੍ਰੀ -- ।. ਮਾਂਦੀ, ਸਿਆਣਾ, ਮੰਤਰਾਂ ਦੇ ਜਾਣਨ 
-- ਮਾਝ ੧, ਵਾਰ ੨੨ਸ, ੨, ੧ : ੧ (148) 
2. ਵਜ਼ੀਰ, ਸਲਾਹਕਾਰ 


“ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ 


ਕਰਣੈਹਾਰਾ।” 
- ਸੋਰ ੫, ੬੩, ੨ : ੧ (625) 


ਮੰਤੁ -- 1. ਸਿਖਿਆ, ਉਪਦੇਸ਼ 


1884 





ਮਥੰਨਿ 
“ਮੈ ਅਉਖਧੁ ਮੰਤ੍ਰ ਦੀਜੈ ਗੁਰ ਪੂਰੇ ਮੈ ਹਰਿ ਹਰਿ 
ਨਾਮਿ ਉਧਰੀਐ।” 
-- ਮਾਝ ੪, ੩, ੩ : ੩ (95) 
“ਕਹੁ ਨਾਨਕ ਗੁਰਿ ਮੰਤ੍ਰ ਦਿਿੜਾਇਆ।” 
(ਮਤ,ਸਿਖਿਆ) 
- ਗਉ ੫, ੧੧੧, ੪ : ੧ (188) 
“ਤੁਰਕ ਮੰਤੁ ਕਨਿ ਰਿਦੈ ਸਮਾਹਿ।” (ਭਾਵ ਕਲਮਾ) 
- ਰਾਮ ੩, ਵਾਰ ੧੧ਸ, ੧, ੧ : ੧੧ (951) 
2. ਵਿਸ਼ੇਸ਼ ਸਿਧੀ ਪ੍ਰਾਪਤ ਕਰਨ ਲਈ ਜਪੇ ਜਾਣ 
ਵਾਲਾ ਵਾਕੰਸ ਅਥਵਾ ਸ਼ਬਦ 
- ਗਉ ੫, ੬੬, ੨ : ੧ (184) 
“ਹਰਿ ਕਾ ਨਾਮੁ ਦੀਓ ਗੁਰਿ ਮੰੜ੍ਹ। ” 
- ਗਉ ੫, ੧੨੨, ੨ : ੧ (190) 
3. ਉਦੇਸ਼, ਗੁਝਾ ਭਾਣਾ . 
“ਹਰਨ ਭਰਨ ਜਾ ਕਾ ਨੇਤ੍ਰ ਫੋਰੁ।” 
“ਤਿਸ ਕਾਂ ਮੰਤੂ ਨ ਜਾਨੈ ਹੋਰੁ।” 
-- ਗਉਂ ੫ ਸੁਖ ੧੬, ੨ : ੩: ੪ (284) 
4. ਸਲਾਹ _ 
` = ਭੈਰ ੩, ੨0, ੩ : ੩ (1133) 
ਮਥੰ -- ਵਿਚਾਰਨ ਨਾਲ, ਵਿਚਾਰਿਆ 
- ਗਾਥਾ ੫, ੬ : ੧ (1360) 





ਮੰਥ -- ਰਿੜਕਨਾ 
“ਮਹਾ .ਬੀਚਾਰ ਪੰਚ ਦੂਤਹ ਮੰਥ।” (ਭਾਵ ਮਾਰ 
ਦਿੰਦਾ ਹੈ) __-- ਗੋਂਡ ੫, ੧੭. ੧ : ੪ (867) 
ਮਥਈ -- ਮੱਥੇ ਉਪਰ 


ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ 
ਬਡਭਾਗ ਮਥਈ। ” 
- ਕਲਿ ੪, ੪, ੧ : ੧ (1320) 
ਮਥਨਿ -- ਰਿੜਕਨ 
ਧ੍ਰਮਰਾਇ।” - ਸਲੋ ੫, ੯ : ੨(1425) 
ਮਥੰਨਿ - ਮਥੇ ਤੇ 
“ਹਰਿ ਜੇਠੂ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ 
ਮਥੰਨਿ।” _ -- ਮਾਝ ੫, ਬਾਰਾ ੪-: ੯ (134) 





ਮਥੰਨ 1885 





-- ਗੋਂਡ ਨਾਮ, ੫, ੪ : ੧ (874) 


ਮਥਾ -- ਮੱਥਾ, ਮਸਤਕ 
“ਹਰਿ ਦਰਗਹ ਨਾਨਕ ਊਜਲ ਮਥਾ। 
-- ਗਉ ੫. ਸੁਖ ੧੪, ੨ : ੧0 (281) 
“ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ।” (ਭਾਵ 
ਸਿਰ) -- ਜੈਤ ੫, ਵਾਰ ੧੪ : ੨ (709) 
ਮਥਾਇ -- ਮੱਥੇ ਤੇ 
“ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ। ” 
`_ = ਮਾਰੂ ੫, ਵਾਰ ੯ਸ, ੫, ੨ : ੨ (1097) 
ਮਥਾਇਣਾ -- ਮੱਥੇ ਤੇ 
“ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ 
ਮਥਾਇਣਾ। ” 
_ - ਮਾਰੂ ੫, ਸੋਲਾ ੭, ੯ : ੩ (1078) 


ਮਥਾਹੜੈ = ਮੱਥੇ ਤੇ 


-= ਮਾਰੂ ੫, ਵਾਰ ੬ਸ, ੫, ੧ : ੨ (1036) 
ਮਥਾਹਾ -- ਰਿੜਕਦਾ ਹੈ 
“ਆਪੇ ਸਤਿਗੁਰੁ ਸਮੁੰਦੁ ਮਥਾਹਾ। ” 


<< ਅਤੇ ਉ. ੧0, 2 ? ੨ (699) . 


ਮਥ'ਹਿ -- ਮੱਥੇ ਉਪਰ 

“ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੂ 
ਮਾਣਦੋ।” -- ਸਿਰੀ ੫, ਛੰਤ ੩, ੫੩ : ੨ (61) 

ਮਥਾਣੇ -- ਮੱਥੇ ਤੇ 

“ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ 
ਭਾਗ ਮਥਾਣੇ।” 


-- ਜੈਤ ੫, ਛੰਤ ੧, ੩ : ੩ (704) 


` ਮਥਾਨਾ। ” -- ਰਾਮ ੫, ਛੰਤ ੧, ੩ : ੪ (924) 
ਮਥਾਂਨਾਨਾਂ -- ਮੱਥੇ ਤੇ ___ 
“ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ 
ਪ੍ਰਧਾਨ ਮਥਾਨਾਨਾ। ` 








ਰ੍ ਮਥਿਆ 
-- ਗਉ ਕਬ, ੭੪, ੩ : ੨ (339) 
| ਮਥਾਨਿ` -- ਮਥੇ ਤੇ __ 
“ਲਾਨੋ ਜਿਸੁ ਮਥਾਨਿ ਹਾਂ। ” 
-- ਆਸਾ ੫, ੧੫੮, 2 : ੧ (409) 
ਮਥਾਮ - ਮੱਥੇ ਦੇ 


“ਬਡ ਹੋ ਹੋ ਭਾਗ ਮਥਾਮ। ” 
-- ਕਾਨ ੪, ੯, ੧੯ : ੪ (1297) 
ਹੋਰ ਰੂਪ -- ਮਥਾਮਾ -- 
“ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ 
ਲੇਖੁ ਮਥਾਮਾ। ” 
-- ਸਾਰ ੫, ੧੧, ੪ : ੨ (1206) 
ਮਥਾਰੀਐ -- ਮਥੇ ਉਪਰ 
“ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ 
ਮਥਾਰੀਐ। ” -- ਗੂਜ ੫, ਵਾਰ ੧ : ੭ (518) 
ਮਥਿ -- 1. ਮਥੇ ਉਤੇ 
“ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ 
ਮਥਿ।” -- ਸਿਰੀ ੫, ੭੬, ੧ : ੩ (44) 
2. ਰਿੜਕ ਕੇ 
“ਗੁਰ ਸਬਦੀ ਮਥਿ ਅੰਮਿ੍‌ਤ ਪੀਉ।” 
ਰ੍ -- ਗਉ ੧, ਅਸ ੧੨, ੭ : ੨ (226) 
“ਕਾਸਟ ਮਹਿ ਜਿਉਂ ਹੈ ਬੈਸੰਤਰੁ ਮਥਿ ਸੰਜਮਿ 
ਕਾਢਿ ਕਢੀਜੈ।” (ਭਾਵ ਨਿਰਨਾ ਕਰਕੇ) 
-- ਕਲਿ ੪, ਅਸ ੧, ੧ : ੧ (1323) 
ਹੋਰ ਰੂਪ -- ਮਥਿਆ -- 
“ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ 
ਭਖਲਾਏ ਜਿ ਅਸੀ ਕੀਆ।” (ਰਿੜਕਿਆ) 
-- ਆਸਾ ੧, ੭, ੪ : ੧ (350) 
3. ਵੱਟ ਕੇ 
“ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ 
ਤਾਗਾ ਮਥਿ ਘਾਲੈ।” (ਭਾਵ ਵਿਚਾਰਨੇ) 
- ਆਸਾ ਕਬ, ੭, ੨ : ੧ (477) 


| ਮਥਿਆ =- ।. ਰਿੜਕਿਆ, ਵੇਖੋ 'ਮਥਿ” (2) 


ਹੋਰ ਰੂਪ -- ਮਥੀਐ -- 
“ਜਲੁ ਮਥੀਆ ਜਲੁ ਦੇਖੀਐ ਭਾਈ ਇਹੁ ਜਗੁ 
ਏਹਾ ਵਬੁ।” 
-- ਸੋਰ ੧, ਅਸ ੨, ੫ : ੨ (635) 


2. ਤੋੜਿਆ, ਖਤਮ ਕੀਤਾ 


ਮਥੁਰਾ 


1886 


ਮਦਨ 





“ਦੁਰਜੋਧਨ ਕਾ ਮਥਿਆ ਮਾਨੁ।” 
- ਭੈਰ ਕਬ, ਅਸ ੨, ੭ : ੪ (1163) 
ਮਥੁਰਾ -- 1. ਹਿੰਦੂਆਂ ਦੇ ਸਤ ਪਵਿਤਰ ਸਥਾਨਾਂ 
ਵਿਚੋਂ ਇਕ ਜਮਨਾ ਕਿਨਾਰੇ ਵਸਿਆ 
ਇਕ ਸ਼ਹਿਰ ਜਿਥੇ ਕ੍ਰਿਸ਼ਨ ਜੀ ਦਾ 
ਜਨਮ ਹੋਇਆ ਸੀ . 
“ਭਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ 
ਕਾਸੀ।” ਰੂ 
2. ਇਕ ਭੱਟ ਜਿਸ ਦੇ ਸਵਯੈ ਸ੍ਰੀ ਗੁਰੂ ਗ੍ਰੰਥ 
ਸਾਹਿਬ ਵਿਚ ਸ਼ਾਮਲ ਹਨ। 
“ਮਥੁਰਾ ਭਨਿ ਭਾਗ ਭਲੇ ਉਨ ਕੇ ਮਨ ਇਛਤ 
ਹੀ ਫਲ ਪਾਵਨ ਹੈ।”” 
-- ਸਵ ੪, ਮਥੁ ੩ : ੩ (1404) 
ਮਥੇ -- 1. ਮਸਤਕ ਰ੍ 
“ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।” 
- ਸਿਰੀ ੩, ੪੨, ੩ : ੧ (30) 
ਹੋਰ ਰੂਪ -- ਮਥੈ -- 
“ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ।” 
` (ਮਥੇ ਉਪਰ ਭਾਵ ਭਾਗਾਂ ਵਿਚ) 
-- ਮਾਝ ੫, ਬਾਰ ੫ : ੪ (134) 
“ਗੁਝੜਾ ਲਧਮੁ ਲਾਲੂ ਮਥੈ ਹੀ ਪਰਗਟੁ 
_ਥਿਆ।” (ਭਾਗ ਧੂਰੋ ਹੀ ਮਥੇ ਤੋ ਹੀ) 
- ਮਾਰੂ ੫, ਵਾਰ ੭ਸ, ੫, ੩ : ੧ (1096) 
2. ਰਿੜਕਦਾ ਹੈ ਰ 
ਧਰਮ ਰਾਇ।” - ਸਲੋ ੫, ੯ : ੨ (1425) 
ਹੋਰ ਰੂਪ --' ਮਥੈ -- 
“ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ 
ਅਗਿਆਨਾ।” 
` ਮਾਰੂ ੧, ਅਸ ੧, ੩ : ੧ (1009) 
ਮਥੋਰ -- ਮਥੇ ਤੇ 
“ਨਨਕ ਗੁਰਮੁਖਿ ਸੋ ਬੁਝ ਜਾ ਕੈ ਬਾਗ ਮਕੋਰ।” 
- ਗਉ ੫, ਬਾਅ ੬ਸ : ੨ (251) 
ਹੋਰ ਰੂਪ = ਮਥੋਰਾ -- 
“ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ 
_ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ 
ਸਬਦ ਵਡ ਭਾਗ ਮਥੋਰਾ।” (ਮਥੇ ਤੇ) 


ਮਾਰੂ ੫, ਵਾਰ ੧੮ : ੧(1100) ` 











- ਸਾਰ ੪, ੯, ੧: ੧ (1201) 
ਮਥੋਰੀ -- 
“ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ 
ਜਿਨ ਭਾਗ ਮਥੋਰੀ।” (ਮਥੇ ਤੇ) 
- ਗਉਂ ੫. ੧੩੪”, ੧ : ੨ (208) 
ਮਦ -- ।. ਮਾਨ, ਅਹੰਕਾਰ _ 
“ਮਿਰਤਨ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ 
ਅਗਿਆਨ ਸੁ ਨਾਗਾ।” 
- ਸਿਰੀ ਬੇਣੀ, ੧, ੧ : ੨ (93) 
“ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ 
ਨਿਵਾਰਿ।” 
- ਗੂਜ ੫, ਵਾਰ ੧੮ਸ, ੫, ੧ : ੧ (523) 
2. ਨਸ਼ਾ ਰ 
“ਅਹੰਬੁਧਿ ਮਾਇਆ ਮਦ ਮਾਤੇ।” (ਨਸ਼ੇ) 
-- ਗਉਂ ੫, ਬਾਅ ੧੧ : ੨ (252) 
“ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ 
ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ।” 
- ਆਸਾਂ ੫, ਛੰਤ ੧੪, ੧ : ੧ (461) 


ਮਦ -- ਮਸਤੀ 
“ਭਰਮ ਮੌਹੰ ਮਾਨ ਅਪਮਾਨ ਮਦੰ ਮਾਯਾ 
ਬਿਆਪਿਤੰ।”  -- ਸਸ ੫, ੪੨ : ੨ (1357) 
। ਮੰਦ --. 1. ਘਟ, ਥੋੜੇ 


ਨਹੀਂ _ਭਾਇਓ।” (ਭਾਵ ਭੈੜੇ) 
- ਮਾਲੀ ੪, ੩, ੩ : ੧ (985) 
2. ਭੈੜਾ, ਚੰਦਰਾ ਰ 
“ਚਰਨ ਕਮਲ ਰਿਦੈ ਧਾਰਿ।” 
“ਉਤਰਿਆ ਦੁਖੁ ਮੰਢ।” 
- ਕਾਨ ੫, ੩੨, ੧ : ੧: ੨ (1304) 
ਮਦਢਕ -- ਨਾਲ, ਨਲਕੀ 
'ਮੁਦਢਾ ਮਢਕ ਸਹਜ ਧੁਨਿ ਲਾਗੀ ਸੁਖ ਮਨ 
ਪੋਚਨਹਾਰੀ ਰੇ।” 
- ਰਾਮ ਕਬ, ੧, ੨ : ੨ (969) 
ਮਢਨ -- 1. ਕਾਮ 
“ਕਹੈ ਕਬੀਰ ਮਦਨ ਕੇ ਮਾਤੇ ਹਿਰਦੈ ਦੇਖੁ 
ਬੀਚਾਰੀ।” -- ਗਉ ਕਬ, ੫੮, ੪ : ੧ (336) 
“ਇਸੁ`ਤਨ ਮਨ ਮਧੇ ਮਦਨ ਚੋਰ।” (ਕਾਮਦੇਵ 


ਮੰਦਭਾਗੀ 
ਵਰਗੇ) - ਬਸੰ ਕਬ, ੫, ੧ : ੧ (1194) 
2. ਅਨੰਦ, ਮਗਨਤਾ ਦੇਣ ਵਾਲਾ, ਮਸਤ ਕਰਨ 


ਵਾਲਾ 
“ਉਨਮਦ ਚਢਾ ਮਦਨ ਰਸ ਚਾਖਿਆ ਤ੍ਰਿਭਵਨ । 

ਭਇਆ ਉਜਿਆਰਾ। ” 
-- ਰਾਮ ਕਬ, ੨, ੧" : ੨ (969) 


` ਦਨ ਮੂਰਤਿ ਭੈ ਤਾਰਿ ਗੋਬਿੰਦੇ।” 
-- ਧਨਾ ਸੈਣ, ੧, ੪ : ੧ (695) 
ਮੰਦਭਾਗੀ -- 1. ਭੇੜੇ ਭਾਗਾਂ ਸਦਕਾ 
“ਮੰਦਭਾਗੀ ਤੇਰੋ ਦਰਸਨੁ ਨਾਹਿ।” 
-- ਗਉ ਕਬ, ੨, ੩ : ੨ (323) 
2. ਭੈੜੇ ਭਾਗਾਂ ਵਾਲੇ 


ਅਕਰਮਾ । 
- 'ਬਿਲਾ ੪, ੨, ੩ : ੨ (799) 
ਮਦਮਾਵਤ -- ਮਤਵਾਲਾ, ਮਸਤ 
“ਸਿਮਰਨੁ ਨਹੀ ਆਵਤ ਫਿਰਤ ਮਢਮਾਵਤ 
ਬਿਖਿਆ ਰਾਤਾ ਸੁਆਨ ਜੈਸੇ।” 
-- ਬਿਲਾ ੫, ੧੨੫, ੧ : ੧ (829) 


ਰਿ . ਨਿਵਾਸ ਸਥਾਨ, ਘਰ, ਰਾਜ ਭਵਨ 
ਰਾ ਵਿਚ ਅਨੰਦ ਕੀਤਾ ਜਾਂਦਾ ਹੈ, 

ਮਹਲ 
“ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ। ” 


-- ਸਿਰੀ ੧, ੧, ੧:੧(14) 
“ਚਸੁ ਘੋੜੇ ਰਸੁ ਸੇਜਾ ਮੰਦਰ -ਰਸੁ ਮੀਠਾ ਰਸੁ 
ਮਾਸੁ। ” -- ਸਿਰੀ ੧, ੪, ੨ : ੨ (15) 


“ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ' 


ਛਾਏ।” (ਮਹਲ) ` 
_- ਗਉ ੫, ੧੫੨”; ੧ : ੨ (272) 
“ਜਿਉ ਮੰਦਰ ਕਉ ਥਾਮੈ ਥੰਮਨੁ।” (ਮਕਾਨ) 
_>- ਗਉਂ ੫, ਸੁਖ ੧੫, ੩ : ੧ (282) 
ਨਾ 
ਭਾਵੈ।”” (ਮਹਲ) 
-- ਗਉ ੪, ੪੬, ੨ : ੧ (166) 
“ਮੰਦਰਿ ਮੇਰੈ ਸਬਦਿ ਉਜਾਰਾ।” (ਭਾਵ ਹਿਰਦੇ 


1887 





ਭਰਿ ਆਇਓ।” (ਭਾਵ ਕੋਠੇ ਉਪਰ/ਛਤ 
ਤੇ ਚੜ੍ਹ ਕੇ) - ਸੋਰ ੫, ੬੧, ੨ : ੨ (624) 
ਕੋਠੜੀ ਖੁਲੀ ਅਨ੍ਪਾ।” (ਸਰੀਰ ਰੂਪੀ 
ਮੰਢਰ) -- ਬਿਲਾ ੫, ੮੭, ੧" : ੨ (821) 
2. ਭਾਵ ਸਰੀਰ ਰ 
“ਆਗਿ ਲਗਾਇ ਮੰਦਰ ਮੈ ਸੋਵਹਿ।” 
- ਗਉ ਕਬ, ੪੪, ੫ : ੨ (332) 
3. ਦੇਵ ਸਥਾਨ ਉਹ ਸਥਾਨ ਜਿਥੇ ਦੇਵਤੇ ਦੀ 
ਮੁਰਤੀ ਸਥਾਪਤ ਕਰਕੇ ਪੂਜਾ ਕੀਤੀ ਜਾਵੇ 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ 
ਕੁਇਰ ਰੁਲਾਇਆ।” 
-- ਆਸਾ ੧, ਅਸ ੧੨, ੪ : ੨ (418) 
ਮੰਦਰੀਆ -- ਪਖਾਵਜ, ਢੋਲਕ __ 
“ਮੇਰਾ ਮਨੁ ਮੰਢਰੀਆ ਨ ਬਜਾਵੈ। ” 


-- ਆਸਾ ਕਬ, ੨੮, ੧" : ੨ (483) 
ਮੰਦਰੁ - 1. ਨਿਵਾਸ ਸਥਾਨ, ਘਰ 
“ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ।” 


-- ਸਿਰੀ ੧, ਅਸ ੨, ੫ : ੨ (54) 
“ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ। ” 
(ਭਾਵ ਸਰੀਰ ਦੀ ਅਪਣਤ) 
-- ਸਲੋ ਕਬ, ੮੩ : ੧ (1368) 
2. ਪੂਜਾ ਸਥਾਨ ਰ੍ 
“ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ। ” 
-- ਮਾਝ ੫, ੪੪, ੧ : ੧ (107) 
“ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਢਰੁ 
ਕੀਨ੍ਹਾ।” ਰ ਰ 
- ਆਸਾ ਕਬ, ੧੮, ੨ : ੧ (480) 
ਮਦਰੋ -- ਸ਼ਰਾਬ, ਨਸ਼ਾ ਰ੍ 
“ਪੀਓ ਮਦਰੋ ਧਨ ਮਤਵੰਤਾ। ” 
- -- ਸੂਹੀ ੫, ੫, ੨ : ੩ (737) 
ਮੰਦਲੁ -- ਮਿਰਦੰਗ, ਇਕ ਪ੍ਰਕਾਰ ਦਾ ਢੋਲ 
“ਮੰਦਲੁ ਨ ਬਾਜੈ ਨਟੁ ਪੈ ਸੂਤਾ।” 
- ਆਸਾ ਕਬ, ੧੧, ੧ : ੨ (478) 


ਮੰਦਾ _ 


1888 ਮਧਸੂਦਨ 
ਰ 
ਮੰਦਾ -- ।. ਬੁਰਾ, ਭੈੜਾ ਰ - ਆਸਾ ੧, ੪, ੧ : ੧ (349) 


“ਜਬ ਕਿਸ ਕਉ ਇਹੁ ਜਾਨਸਿ ਮੰਦਾ।” 


-- ਗਉ ੫, ਅਸ ੧, ੨ : ੧ (235) 


“ਸਾਧ ਕੈ ਸੰਗਿ ਨਾਹੀ ਕੋ ਮੰਢਾ।” (ਭਾਵ ਨੀਚ) ` 


- ਗਉ ੫. ਸੁਖ ੭, ੩ : ੫ (271) 
2. ਨੀਚ, ਬੁਰਾ 
“ਮੰਦਾ ਕਿਸੈ ਨ ਆਖਿ ਝਗੜਾ ਪਾਵਣਾ।” 
- ਵੱਡ ੧, ਛੰਤ ੧, ੩ : ੨ (566) 
3. ਬੁਰਾਈ, ਭੈੜਾ ਪਨ 
“ਓਇ ਸੇਵਨਿ ਸੰਮਿ੍‌੍‌ਥੁ ਆਪਣਾ ਬਿਨਸੈ ਸਭੁ 
ਮੰਦਾ। _-- ਗਉ ੫. ਵਾਰ ੫ : ੨ (319) 
“ਕਿਉਂ ਮਰੈ ਮੰਦਾ ਕਿਉ ਜੀਵੈ ਜੁਗਤਿ।” 
- ਰਾਮ ੩, ਵਾਰ ੧੨ਸ, ੧, ੭ : ੧ (953) 
ਮਦਿ - 1. ਨਸ਼ੇ ਵਿਚ _ 
ਪਾਇ।” - ਸਿਰੀ ੫, ੯੧, ੨ : ੩ (50) 
2. ਸ਼ਰਾਬ 
“ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ 
ਬਿਕਾਰ।” 
-- ਬਿਹਾ ੪, ਵਾਰ ੧੨ਸ, ਮਰ, ੨ : ੩ (553) 
ਮੰਦਰਿ -- ਘਰ,ਨਿਵਾਸ ਸਥਾਨ ` 
“ਸਿਖ ਮਤਿ ਸਭ ਬੁਧਿ ਤੁਮ੍ਹਾਰੀ ਮੰਦਰਿ ਛਾਵਾ 
ਤੇਰੇ।” -- ਬਿਲਾ ੧, ੨, ੩ : ੧ (795) 
ਮਦਿਰੰ -- ਨਸ਼ਾ 
“ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ 
ਪੰਚ ਤਸ ਕਰਹ।” 
-- ਸਸ ੫, ੫੮ : ੨ (1359) 
ਮੰਦਿਰੁ - ਮੰਦਰ, ਘਰ 
“ਬਿਨੁ ਹੀ ਥਾਭਹ ਮੰਦਢਿਰੁ ਥੰਭੈ।”” 
-- ਗਉ ਕਬ, ਬਾਅ ੨੩ : ੪ (341) 
ਮੰਦੀ -- ਮਾੜੀ, ਭੈੜੀ 
“ਆਗੈ ਪਾਛੈ ਮੰਦੀ ਸੋਇ।” 


-- ਗਉ ੫, ੧੬੭, ੩ : ੨ (199). 


“ਨਾਨਕ ਨਾਇ ਵਿਸਾਰੀਐ ਸਭ ਮੰਢੀ ਰੁਤੇ।” 
- ਗਉ ੫, ਵਾਰ ੧੨ : ੫ (321) 

ਮਦੀਰੇ -- ਪੈਰਾਂ ਦੇ ਘੁੰਗਰੂ, ਝਾਂਜਰਾ 

“ਤਾਲ ਮਦੀਰੇ ਘਟ ਕੇ ਘਾਟ।” 








ਮਦੁ -- ।. ਸ਼ਰਾਬ 
“ਸੰਨ੍ਹੀ ਦੇਨ੍੍‌ ਵਿਖੰਮ ਥਾਇ ਮਿਠਾ ਮਦੁ ਮਾਣੀ।” 
-- ਗਉ ੪, ਵਾਰ ੨੭ : ੩ (315) 


2. ਨਸ਼ਾ 
“ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ 
ਕਾਹੂ ਜਾਈ।” 
- ਰਾਮ ੯, ੩, ੩ : ੧ (902) 
ਮੰਦੁ -- ।. ਭੈੜਾ ਮਨੁੱਖ 


“ਸੁਣਿਐ ਮੁਖਿ ਸਾਲਾਹਣ ਮੰਦੁ।” 

- ਜਪੁ ੧, ੯ : ੨ (2) 
ਹੀ ਰੋੜੀ ਐਲਰ ਵਿਕਾਰ ਦੀ ਚਿਤਾਵਨੀ 
“ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ 

ਪਕਾਇਆ।” 
- ਸਾਜ਼ ੪, ਵਾਰ ੩੩ : ੧ (1250) 
ਮੰਦੇ -- ਭੈੜੇ 
“ਓਇ ਵਿਚਾਰੇ ਕਿਆ ਕਰਹਿ ਜਾ_ਭਾਗ ਧੁਰਿ 


ਮੰਦੇ। ” -- ਗਉਂ ੪, ਵਾਰ ੧੨ : ੬ (306) 


| ਮੰਦੇਰੇ -- ਮੰਦਾ, ਭੈੜਾ 


ਮਸਤਕਿ ਭਾਗੁ ਮੰਦੇਰਾ।”” ਰ੍ 
- ਟੋਂਡੀ ੪, ੧, ੩ : ੨ (711) 
ਮੰਦੈ -- 1. ਭੈੜੀ ਥਾਂ, ਭੈੜੇ ਪਾਸੇ 
- ਓਨੀ ਮੰਢੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ 
ਕਮਾਇਆ। ”-- ਆਸਾ ੧, ਵਾਰ ੭ : ੨ (467) 
2. ਭੈੜੇ ਨੂੰ 
- ਆਸਾ ੧, ਵਾਰ ੨੧ਸ, ੨, ੧ : ੩ (474) 
3. ਭੈੜੇ ਕੰਮ ਵਿਚ 
“ਚੰਗੇ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ 
ਆਪਿ ਕਰਾਏ ਕਰਤਾਰੁ।” 
- ਰਾਮ ੩, ਵਾਰ ਦਸ, ੩, ੨ : ੧0 (950) 
ਮੰਢੋਨ -- ਕਾਮ ਕਰਕੇ ___ 
- ਸਸ ੫, ੬੩ : ੧ (1359) 


ਮਧਸੂਦਨ -- ਮਧੁ ਦੈਂਤ ਨੂੰ ਮਾਰਨ ਵਾਲਾ, ਵਿਸ਼ਨੂੰ 





ਮੰਧਾਹੀ 1889 ਮੰਧੁਸੂਦਨ 
“ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਕੀ ਪਰਤੀਤਿ ਨਾਹੀ।” 
ਸਾਧੂ ਚਰਣ ਪਖਈਆ।” -- ਸੋਰ ੪, ਵਾਰ ੨੬ਸ, ੪, ੧ : ੧ (652) 
=- ਬਿੱਲਾ ੪; 2.  : 2 ੧35) €ਲਨੀਗ ਮੰ ਕਰਮ ਭੀ ਨਰ ਲੋੜ 
ਮੰਧਾਹੀ =- ਵਿਚੋਂ ਹਰਿ ਰਾਇਓ।” (ਨੀਵੇ') 
“ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ। ” -- ਮਾਲੀ ੪, ੩, ੧ : ੧ (985) 
-- ਸਿਰੀ ੫, ੯੬, ੨ : ੨ (51) | ਮੈਂਧੂੰ - ।. ਸ਼ਹਿਦ 
ਮਧਾਣੁ -- ਮਧਾਣਾ “ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ 
“ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਥਾਣੁ।” | _ ਮਥੁ ਆਸ੍ਮਾਈ। ” 


-- ਰਾਮ ਬਸ, ਵਾਰ ੬ : ੪ (965) 
ਮਧਿ - ।. ਵਿਚ, ਅੰਦਰ 
“ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ 
ਬਾਪਾ। ” >> ਜਿਰੀ ਖ, ੯੭, ੨ ! ੨੬51) 
“ਸਭ ਕੈ ਮਧਿ ਅਲਿਪਤੇ ਰਹੈ।” 
-- ਗਉ ੫. ਸੁਖ ੨੩, ੬ : ੭ (294) 
2. ਵਿਚਕਾਰ, ਅੱਧ ਵਿਚ, ਵਿਚ ਕਾਰਲੇ ਸਮੇਂ 
“ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ 
ਦਿਖਾਲੀਐ ਜੀਉ।” 
=- ਮਾਝ ੫, ੨੮, ੨ ? ੩ (102) 
ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ 
ਬਤਾਇਓ ਆਪਿ।” 
-- ਬਿਲਾ ੫, ੧੦੫, ੧ : ੧ (825) 
3. ਵਿਚੋਂ 
“ਕੋਟਿ ਮਧਿ ਏਹੁ ਕੀਰਤਨੁ ਗਾਵੈ ।” 
=- ਫਾਮ ੫, ੮, 6 : 2 (8੬5) 
4. ਵਿਚਕਾਰ ਅੱਧ ਵਿਚ 
“ਮਧਿ ਭਾਗਿ ਹਰਿ ਪ੍ਰੇਮ ਰਸਾਇਣ। ” 
- ਭੈਰ ੫, ੭, ੧: ੨ (1137) 
“ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੂ 
-_ ਰਿਪ ਮਧਿ ਤਿਹ।” (ਵਿਚਕਾਰ ਚਹੁੰਆਂ 
ਪਾਸਿਓ ਘਿਰੇ ਹੋਏ) 
-- ਸਵ ੩, ੧੧ : ੫ (1394) 
ਮਥਿਮ -- ।. ਵਿਚਕਾਰਲੇ ਮੇਲ ਦੇ 
“ਐਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ 
ਸਰਣਾ ਗਤਿ ਹਰਿ ਕੇ ਲੋਗ।” 
- ਗੂਜ ੧, ਅਸ ੪, ੧ : ੧ (504) 
“ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ 


-- ਸਿਰੀ ੧, ੨੬, ੨ : ੨ (23) 
2. ਇਕ ਦੈਂਤ ਜਿਸਨੂੰ ਵਿਸ਼ਨੂੰ ਨੇ ਮਾਰਿਆ ਸੀ 
“ਮਧੁ ਸੂਦਨ ਮੇਰੇ ਮਨ ਤਨ ਪ੍ਰਾਨਾ।” 
- ਮਾਂਝ ੪, ੨, ੧: ੧ (94) 
3. ਮਿਠੀ, ਮਧੁਰ 
ਆਗਾਜਾ। ” -- ਰਾਮ ੫, ੭, ੧: ੨ (੧84) 
4. ਭੈਰਉ ਰਾਗ ਦੇ ਅਨ ਪੁਤਰਾਂ ਵਿਚੋਂ ਇਕ, 
ਬਾਕੀ ਸਤ ਹਨ--ਪੰਚਮ, ਹਰਖ ਦਿਸਾਖ, 
ਬੰਗਾਲਮ, ਮਾਧਵ, ਲਲਤ ਤੇ ਬਿਲਾਵਲ 
“ਬੰਗਾਲਮ ਮਧੁ ਮਾਧਵ ਗਾਵਹਿ।” 
-- ਰਾਗ ੧ : ੧0 (1429) 
ਮੰਧੁ -- ਭੇੜੇ ਕੰਮ ਭਾਵ ਭੋਗ 
“ਇਸਤੀ ਪੁਰਖੈ ਜਾ ਨਿਸਿ ਮੇਲਾ ਓਥੈ ਸੰਧੁ 
ਕਮਾਹੀ।” 
-- ਮਲਾ ੧, ਵਾਰ ੨੫ਸ, ੧, ੨ : ੯ (1290) 
ਮਧੁਸੂਦਨ -- ਮਧੁ ਦੈੱਤ ਨੂੰ ਮਾਰਨ ਵਾਲਾ ਭਾਵ 
ਪ੍ਰਮਾਤਮਾ __ 
“ਮਧੁਸੂਦਨ ਹਰਿ ਮਾਧੋ ਪ੍ਰਾਨਾ।” 

-- ਜੈਤ ੪, 2, ੩ : ੧ (698) 
“ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ 
ਸਤਸੰਗਿ ਓਮਾਹਾ ਰਾਮ।” 

-- ਜੈਤ ੪, ੧੧, ੧ : ੩ (699) 
ਹੋਰ ਰੂਪ -- ਮਧੁਸੂਦਨੁ -- 
“ਗੁਰਮੁਖਿ ਮਧੁਸੂਦਨੁ ਨਿਸਤਾਰੇ।” 

-- ਮਾਝ ੫, ੧੩. ੨ : ੧ (98) 
“ਮਧੁਸੂਦਨੁ ਜਪੀਐ ਉਰਧਾਰਿ।” 

- ਭੈਰ ੪, ੫, ੧" : ੧ (1135) 
ਮਧੁਸੂਦਨੇ -- 


ਮਧੁਕਰੁ 1890 ਮਨ 





“ਜਪਿ'ਮਨ ਮਾਧੋ ਮਥੁਸ਼ੂਦਨੋ ਹਰਿ ਸ੍ਰੀ ਰੰਗੋ ' “ਸੁੰਦਰ ਮੰਦਰ ਸੈਣਹ ਜੇਣ ਮਧੁ ਹਰਿ 
ਪਰਮੇੋਸਰੋ ਸਤਿ ਪਰਮੇਸਰ ਪ੍ਰਭੁ ਕੀਰਤਨਹ।” (ਵਿਚ) 
ਅੰਤਰਜਾਮੀ। ” ਹ -- ਗਾਥਾ ੫, ੧੨ : ੧ (1360) 
-- ਸਾਰ ੪, ੧0, ੧“ : ੧ (1201) | 2. ਵਿਚੋਂ 
ਮਧੁਕਰੁ -- ਭੌਰਾ “ਕੋਟਿ ਮਥੇ ਕਿਨੈ ਗੁਰਮੁਖਿ ਲਹਿਓ।” 
“ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ -- ਗਉ ੫, ਅਸ ੧੩, ੩ : ੨ (241) 
ਰਸਨ ਅੰਮ੍ਰਿਤ ਰਾਮ ਨਾਮ ਭਾਖਉ।” ਮਧ੍ਰੰਤ -- (ਮਧ-ਅੰਤ) ਵਿਚਕਾਰਲੀ ਉਮਰ ਤੇ 
-- ਧਨਾ ਚੱਵਿ, ੨, ੧ : ੨ (694) ਅੰਤਲੀ ਉਮਰ 
ਮਧੁਕੀਟ -- ਮਧੂ ਤੇ ਕੈਟਭ ਦੋ ਦੈੱਤ ਭਰਾ । _"ਸ਼੍ਰਸਤਿ ਬਿਵਸਥਾ ਹਰਿ ਕੀ ਸੇਵਾ ਮਥ੍ਰੰਤ ਪ੍ਰਭ 
“ਸਹਸ ਬਾਹੁ ਮਧੁਕੀਟ ਮਹਿ ਖਾਸਾ।” ਜਾਪਣ।” _-- ਧਨਾ ੫, ੪੯, ੨ : ੧ (682) 
-- ਗਉ ੧, ਅਸ ੯, ੬ : ੧ (224) | ਮਨੋ - 1. ਹਿਰਦਾ, ਦਿਲ 
ਮਧੁਪ -- ਭੌਰਾ, ਸ਼ਹਿਦ ਪੀਣ ਵਾਲਾ “ਜਿਨ ਕੇ ਰਾਮੁ ਵਸੈ ਮਲ ਮਾਹਿ।” 
“ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ - ਜਪੁ ੧, ੩੭ : ੮ (8) 
ਮਖੀਰਾ।” -- ਆਸਾ ਰਵਿ, ੩, ੨ : ੨ (486) | “ਸਗਲ ਰੂਪ ਵਰਨ ਮਨ ਮਾਹੀ।” 
ਮਧੁਰ -- ਮਿਠੀ, ਸੰਗੀਤਮਈ -- ਗਉ ੧, ਅਸ ੫, ੯ : ੧ (223) 
“ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ (“ਮਹਾਨਕੋਸ਼' ਵਿਚ ਇਥੇ ਅਰਥ 'ਮਨੁੱਖ” ਕੀਤਾ 
ਬਣਾ।”” -- ਆਸਾ ੫, ਛੰਤ ੭, ੨ : ੫ (457) ਗਿਆ ਹੈ। ) 
ਮਧਰਾੜੀ -- ਮਿਠੀ “ਮਨ ਮੇਰੇ ਗੁਰ ਕੀ ਮੰਨਿ ਲੈ ਹਜਾਇ।” 
“ਤੇਰੀ ਚਾਲ ਸਹਾਵੀ ਮਥਰਾੜੀ ਬਾਣੀ।”. -- ਸਿਰੀ ੩, ੬0, ੧" : ੧ (37) 
ਰ -- ਵਡ ੧, ਛੰਤ ੨, ੮ : ੧ (567) (ਇਥੇ ਮਹਾਨ ਕੋਸ਼ ਅਰਥ ਅੰਤਹ ਕਰਣ ਕਰਦਾ 
ਮਧੁਰੀ -- ਛੋਟੇ ਕਦ ਵਾਲੀ ਹੈ) 


“ਲਟੂਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ “ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ 
ਢੁਲਿ ਮਿਲੀ।” -- ਦੇਵ ੪, ੨, ੧ : ੨ (527) ਮੋਰੇ ਭਾਈ।” 
ਮਧੁਕਰੀ -- ਘਰ ਘਰ ਤੋਂ ਮੰਗੀ ਹੋਈ ਰੋਟੀ ਭਿਖਿਆ - ਆਸਾ ੩, ੨੭, ੧ : ੧ (425) 


। ਗਲ ਗਲਾ ੨ | _ (ਮਹਾਨਕੋਸ਼ ਇਥੇ ਅਰਥ 'ਮਨੁੱਖ ਕਰਦਾ ਹੈ) 
ਤਾ ਤੇ ਭਲੀ ਮਯੂਕਰੀ ਸੰਤਸੰਗਿ ਗੁਨ ਗਾਇ। “ਤੁਮਰੀ ਟੇਕ ਪੁਰੇ ਮੇਰੇ ਸਤਿਗੁਰ ਮਨ ਸਰਨਿ 
-- ਸਲੋ ਕਬ, ੧੫0 : ੨ (1372) “ਰੈ ਪਰੀ” 

੨੬ ਗੀ ਰਿ ਗਿ - ਗੂਜ ੫, ੧੮, ੨ : ੧ (499) 
ਡੇ ਮਧੂਕੜਦੂੰ ਸਾਰੰਗ ਪਾ (ਮਹਾਨ ਕੋਸ਼ ਅਰਥ 'ਮੈਂ” ਕਰਦਾ ਹੈ। ) 


ਕਿ ਨਗ “ਮਨ ਮਹਿ ਮਨੂਆ ਚਿਤ ਮਾਹਿ ਚੀਤਾ।” 
_ ਰੂ ੩, ੧ ੧ ੨ : ੧ (1090) -- ਬਸੰ ੧, ਅਸ ੪, ੫ : ੩ (1189) 
ਮਧੇ - 1. ਵਿਚ 


ਰ . (ਮਹਾਨਕੋਸ਼ ਇਥੇ ਮਨ ਨੂੰ 'ਮੰਨਨੋ ਦਾ ਸੰਖੇਪ ਰੂਪ 
'ਸਭ ਕੈ ਮਧੇ ਅਲਿਪਤ ਨਿਰਬਾਣੇ। ਮੰਨਦਾ ਹੈ ਅਤੇ ਅਰਥ ਕਰਦਾ ਹੈ” ਮੰਨਨ ਵਿਚ 
“੨ ਨਾਰ; ਕੋ ਕੇ? ਦੇ 062)! ਅਨ ਤੋਂ ਚਿੰਤਨ ਵਿਚ ਚਿੜਾਂ।) 


ਹੋਰ ਰੁਪ -- ਮੰਥੇ -- ਹੋ ਰਤਿਆ 
ਟ . # 33 ਰਾ 
0 "ਲਗੜਾ ਸੋ ਨੇਰੁ ਮੰਨ ਮਝਾਹੂ 
(ਵਿਚ) __- ਸਿਰੀ ੫, ੯੬, ੧ : ੧(51) (ਮਨ ਨੂੰ) 

ਮਧੁ - ਰ੍ 


ਪੁ ੍ -- ਜੈਤ ੫, ਵਾਰ ੧੧ਸ, ੫, ੨ : ੧ (708) 





ਮਨੰ 1891 ਮਨਹਠੁ 
2. ਨਾ, ਮਨ ਹੋਰ ਰੂਪ -- ਮੰਨਈ -- 

“ਮਨ ਅਸਵਾਰ ਜੈਸੇ ਤੁਰੀ ਸੀਗਾਰੀ।” (ਭਾਵ “ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ 
ਅਨਾੜੀ ਅਸਵਾਰ) ਦੂਰਿ।” (ਮੰਨਦੇ) 


-- ਗਉ ੫, ੧੬0, ੧ : ੧ (196) 
(ਖਿਆਲੀ ਅਸਵਾਰ, ਸ਼ਬਦਾਰਥ) 
3. ਹੇ ਮਨ 
“ਮਨ ਹਰਿ ਕੀਰਤਿ ਕਰਿ ਸਦਹੂੰ। "” 
-- ਦੇਵ ੫, ੪, ੧" : ੧ (529) 
ਹੋਰ ਰੂਪ -- ਮੰਨ -- 
“ਸੁਣਿ ਮੂਰਖ ਮੰਨ ਅਜਾਣਾ।” ( ਹੇ ਅੰਵਾਣ 
ਮਨ) -- ਗਉ ੧, ੧੩, ੬ : ੧ (155) 
4. ਜੀਵਾਤਮਾ 
“ਇਸੁ ਮਨੁ ਕਉ ਨਹੀ ਆਵਨ ਜਾਨਾ।” 


-- ਗਉ ਕਬ, ਅਸ ੩੬, ੬': ੧ (330) | 


“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੂ ਪਛਾਣੂ। ” 


- ਆਸਾਂ ੩, ਛੰਤ ੭, ੫ : ੧(441) | 


5. ਤੋਲ ਦੀ ਪੁਰਾਣੇ ਸਮੇਂ ਦੀ ਇਕ ਇਕਾਈ, ਮਣ, 


40 ਸੇਰ, 
“ਮਨ ਦਸ 'ਨਾਜੁ ਟਕਾ ਚਾਰਿ ਗਾਂਠੀ ਐਂਡ ਟੇਢੇ 
ਜਾਤੁ। ` - ਸਾਰ ਕਬ, ੧, ੧" : ੨ (1251) 
6. ਮੈਂ 


“ਕਾਲੂਬਿ ਅਕਲ ਮਨ ਗੋਰ ਨ ਮਾਨੀ। ” 
` “ਮਨ ਕਮੀਨ ਕਮਤਰੀਨ ਤੂ ਦਰੀਆਉ 
ਖੁਦਾਇਆ।” ਰ੍ 
-- ਮਲਾ ੧, ਵਾਰ ੧੭ਸ, ੧, ੨ : ੨; ੩ (1291) 
ਮਨੰ -- ।. ਮੰਨ ਜਾਣਾ 
“ਗੁਰਮਤਿ ਨਿਹਚਲ ਮਨਿ ਮਨੁ ਮਨ ਸਹਜ 
ਬੀਚਾਰੰ।” -- ਗੂਜ ੧, ਅਸ ੫, ੬ : ੧ (505) 
2..ਮਨ ਵਿਚ 
“ਲਬ ਲੋਭ ਲਹਰਿ ਨਿਵਾਰਣ ਹਰਿ ਨਾਮ ਰਾਸਿ 
__ ਮਨੰ।” - ਗੂਜ ੧, ਅਸ ੫, ੮ : ੧ (506) 
ਮਨਉ -- ਮੰਨ ਦਾ ਹੋਵਾਂ, ਸਵੀ ਕਾਰਦਾ ਹੋਵਾ 
“ਆਨ ਮਨਉ ਤਉ ਪਰ ਘਰ ਜਾਉ।” 
-- ਗਉ.੧, ੮,੪ : ੧(153) 
ਮਨਈ -- ਮੰਨ ਲੈਂਦੇ ਹਨ 
“ਧਨਵੰਤਾ ਅਰੁ ਨਿਰਧਨ ਮਲਈ ਤਾ ਕੀ ਕਛੂ ਨ 
ਕਾਨੀ ਰੇ।” -- ਬਿਲਾ ਕਬ, ੧, ੨ : ੧ (855) 





-- ਗੂਜ ੩, ਵਾਰ ੬ਸ, ੩, ੧ : ੨ (510) 
ਮਨਸਾ -- !. ਇਛਾ, ਕਾਮਨਾ,ਇਰਾਦਾ 
“ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ। ” 

-- ਸਿਰੀ ੫, ੭੫, ੩ : ੪ (44) 
“ਮਨਸਾ ਧਾਰਿ ਜੋ ਘਰ ਤੇ ਆਵੈ ।” 

-- ਮਾਝ ੫, ੩੨, ੨ : ੧ (103) 
“ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ 
ਸਮਾਵਣਿਆ।” (ਖਾਹਿਸ਼ਾਂ) 

=- ਮਾਝ ੩, ਅਸ ੭, ੧੯" : ੨ (113) 
“ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ। ” 
(ਲਾਲਸਾ, ਵਾਸਨਾ) 

-- ਮਾਝ ੧, ਵਾਰ ੫ : ੫ (140) 
ਨ ਭਾਵਨੀ, ਮਨ ਦਾ ਭਾਵ 
“ਜੇਹੀ ਮਨਸਾ ਕਰਿ ਲਾਗੈ ਤੇਰਾ ਫਲੂ ਪਾਂਏ।” 

-- ਮਾਂਝ ੩, ਅਸ ੧੨, ੨ : ੨ (116) 
“ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ 

ਭਰਪੂਰੇ। ” 

-- ਸੂਹੀ ੧, ਛੰਤ ੧, ੨ : ੪ (763) 
(ਮਹਾਨਕੋਸ਼ ਇਥੇ ਅਰਥ ਸੰਗਤ ਕਰਦਾਂ ਹੈ) 
ਫੂਟੈ ਖਪਰੁ ਦੁਬਿਧਾ ਮਨਸਾ। ” (ਭਾਵ ਵਾਸ਼ਨਾ) 

_= ਬਿਲਾ ੧, ਥਿਤੀ ੨0 : ੪ (840) 
3. ਸਮਝ, ਬੁੱਧੀ 
“ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ 

ਮਾਨਿਆ।” 

-- ਆਸਾ ਨਾਮ, ੧, ੩ : ੨ (485) 
“ਮਨ ਕਾ ਕਹਿਆ ਮਨਸਾ ਕਰੈ। ” 
ਰ੍ -- ਬਿਲਾ ੧, ਅਸ ੨, ੧ : ੧ (832) 
(ਮਹਾਨਕੋਸ਼ ਇਥੇ ਅਰਥ ਮਨਖ ਕਰਦਾ ਹੈ) 
4. ਮਨ ਦੀ ਚਾਹ 

ਮਿਟਿਅਉ ਜੁ ਤਿਣੰ।” 
-- ਸਵ ੪, ਬਲ ੪ : ੧ (1405) 
ਮਨਹਠ -- ਮਨ ਦਾ ਰਨ, ਮਨ ਦਾ ਸਿਰੜ, ਮਨ 





- ਸਿਰੀ ੧, ਅਸ ੧੪, ੫ : ੧ (62) 
ਹੋਰ ਰੂਪ -- ਮਨਹਠਿ -- 
“ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ 
ਤਾਰਿ।” ( ਮਨ ਹਠ ਬੁੱਧ ਨਾਲ) 
-- ਸਿਰੀ ੧, ੧੬, ੧ : ੩ (20) 
“ਮਨਹਠਿ ਕਿਨੈ ਨ ਪਾਇਆ ਕਰਿ ਉਪਾਵ 
ਥਕੇ ਸਭੁ ਕੋਇ।” (ਮਨ ਦੀ ਜ਼ਿਦ ਨਾਲ) 
-- ਸਿਰੀ ੪, ੬੫, ੩ : ੧ (39) 
ਮਨਹਿ -- ।. ਮਨ ਵਿਚ, ਹਿਰਦੇ ਵਿਚ 
“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ 
ਮਨਹਿ ਬਸੇਰਾ।” 
- ਗਉ ੫, ਸੋਹ ੫, ੩ : ੧ (13) 
“ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ।” (ਮਨ 
ਨਾਲ, ਦਿਲ ਲਾ ਕੇ) 
-- ਗਉਂ ੫, ੧੧੭, ੨ : ੧(189) 
2. (ਅ. ਮਨਹ) ਵਰਜੇ, ਦੂਰ ਕਰੇ, ਰੋਕੇ 
“ਆਪੇ ਦੁਰਮਤਿ ਮਨਹਿ ਕਰੇਇ ।” 
- ਆਸਾ ੧, ੩, ੩ : ੨ (349) 
“ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ।”” 
-” ਰਾਮ ੫, ਵਾਰ ੧੨ਸ, ੫, ੨ : ੬ (963) 
3. ਮਨ ਦੁਆਰਾ, ਮਨ ਰਾਹੀ 
“ਨਾਮੁ ਪ੍ਰਭੂ ਕਾ ਮਨਹਿ ਅਰਾਧਾ।” 
-- ਆਸਾ ੫, ੬੯, ੩ : ੨ (388) 
“ਮਨਹਿ ਅਰਾਧਿ ਸੋਇਹਾ।” 
- ਆਸਾ ੫, ੧੬੨, ੨ : ੪ (410) 
4. ਮਨ ਨੂੰ ਹੀ 
“ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ 
ਵਾਵਣਾ। ” 
- ਵਡ ੧. ਛੰਤ ੧, ੩ : ੫ (566) 
“ਅਨਿਕ ਬਾਰ ਕਰਉ ਤਿਹ ਬੰਦਨ ਮਨਹਿ 
ਚਰ੍ਹਾਵਉ ਧੂਪ। ” (ਮਨ ਨੂੰਹ/ਧੂਪ ਬਣਾ ਚੜ੍ਹਾ 
ਦੇਣਾ) - ਜੈਤ ੫, ੮, ੧: ੨ (70।) 
5. ਮਨਦਾ 
ਜੈਸੇ ਪਾਨ ਤੰਬੋਲੀ।” 
__-- ਬਿਲਾ ੫, ੮੯, ੧ : ੨ (822) 
ਮੰਨਹਿ -- ਮੰਨੇ, ਪਰਵਾਨ ਕਰੇ 
“ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ 


1892 








9 


ਮਨਣੁੰ 





ਜਾਇ।” -- ਵਡ ੩, ੯, ੧" 
ਮਨਹੁ -- ਮਨ ਅੰਦਰੋਂ, ਦਿਲੋ, ਮਨ ਤੇ 
“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ 
ਵੀਸਰਹਿ।” - ਜਪੁ ੧, ੨੩ : ੪ (5) 
“ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ।” 

-- ਮਾਂਝ ੧, ਵਾਰ ੨੨ ! ੬ (148) 
ਮਨਹੁਬਿੰਦਿਆਂ-- ਮਨ ਇਛਤ 
“ਹਰਿ ਕੀ ਸੇਵਾ ਤੇ ਮਨਹੁਚਿੰਦਿਆ ਫਲੁ ਪਾਈਐ 

ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ।” 

- ਗੂਜ ੩, ੪, ੧" : ੨ (490) 
ਮਨਕਾਮਨਾ -- ਮਨ ਦੀ ਇਛਾ 
“ਮਨਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ 

ਧਰਾਏ।”” _-- ਸੋਰ ੫, ਅਸ ੩੩ : ੧ (642) 
ਮਨਚਿੰਦਿਅੜਾ -- ਮਨ ਇਛਤ, ਮਨ ਮੰਗਿਆ 
“ਮਨਚਿੰਦਿਅੜਾ ਫਲੁ ਪਾਇਆ ਹਰਿ ਪ੍ਭੁ ਗੁਣ 

ਨਾਨਕ ਬਾਣੀ ਬੋਲੇ ਰਾਮ। ” 
- ਬਿਹਾ ੪, ਛੰਤ ੧, ੧ : ੪ (538) 

ਹੋਰ ਰੂਪ -- ਮਨਚਿੰਦਿਆ - , 
'ਮਨਚਿੰਦਿਆ ਫਲੂ ਪਾਇਆ।” (ਮਨ 
ਭਾਉਂਦਾ, ਮਨ ਵਿਚ ਚਿਤਵਿਆ) 

- ਸੋਰ ੫, ੬੯, ੧ : ੩ (626) 


? 2 (560) 


ਮਨਚਿੰਦੇ -- 
"ਮਨਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ 
ਸਹਾਈ।” (ਮਨ ਭਾਉਂਦੇ) 
- ਸੋਰ ੫, ੫੯, ੧" : 
ਮੰਨਣਾ -- ਮੰਨਣ ਯੋਗ 
“ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ।” 
- ਰਾਮ ਬਸ, ਵਾਰ ੩ : ੧ (967) 
ਮੰਨਣੁ -- ਮੰਨਣਾ, ਵਿਸ਼ਵਾਸ਼ ਲਿਆਉਣਾ 
“ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।” 
- ਰਾਮ ੧, ੮, ੧ : ੧ (878) 
ਹੋਰ ਰੂਪ -- ਮੰਨਨਿ -- 
ਅਪਾਰੁ।”” (ਮੰਨਦੇ ਹਨ) 
- ਰਾਮ ੫, ਵਾਰ ੬ਸ, ੫, ੨ : ੬ (959) 
(ਸ਼ਬਦਾਰਥ ਦੀਆਂ ਕਈ ਛਾਪਾਂ ਵਿਚ ਇਹ ਸ਼ਬਦ 
ਮੰਨੇਨਿ ਹੈ) 


੨ (623) 


ਹੈ 
ਮਨਬਾਂਛਤ -- ਮਨ ਚਾਹਤ 
“ਮਨ ਬਾਛਤ ਫਲ ਪਾਏ ਸਗਲੇ ਕੁਦਰਤਿ ਕੀਮ 
ਅਪਾਰਗਿ।” 

- ਸੂਹੀ ੫, ਛੰਤ ੬, ੩ : ੫ (781) 
ਮਨਮਕਰੰਦ -- ਮਨ ਦਾ ਸ਼ਹਿਦ, ਭਾਵ ਮਨ ਲਈ 

ਐਸੀ ਖਿਚ ਵਾਲਾ ਜਿਵੇਂ ਮਖੀ 

ਲਈ ਸ਼ਹਿਦ ਦੀ ਹੁੰਦੀ ਹੈ। 
“ਕਾਮ ਕੋਧ ਹਰਨ ਮਦਮੋਹ ਦਹਨ ਮੁਰਾਰਿ 
ਮਨਮਕਰੰਦ। ” 





- ਗੂਜ ੫, ਅਸ ੨, ੨ : ੧ (508) 


(ਦਰਪਣ 'ਮਨ ਨੂੰ ਸੁਗੰਧੀ` ਦੇਣ ਵਾਲੇ ਅਰਥ 
ਕਰਦਾ ਹੈ) 
ਮਨਮਤਿ -- ਮਨ ਦੀ ਇਛਾ 
“ਮਨਮਤਿ ਹਉਲੀ ਬੋਲੇ ਬੋਲੁ।” __ 
- ਗਉ ੧, ੧,੧: ੨ (151) 

ਮਨ ਮੰਦਰ -- ਭਾਵ ਸਰੀਰ 
“ਇਸੁ ਮਨ ਮੰਦਰ ਮਹਿ ਮਨੂਆ ਧਾਵੈ।” 

- ਮਾਰੂ ੩, ਸੋਲਾ ੧੬, ੭ : ੧ (1060) 


ਮਨਮੁਖ -- 1. ਮਨ ਦੀ ਇਛਾ ਅਨੁਸਾਰ ਚਲਣ 
“ਮਨਮੁਖ ਗੁਣ ਤੇ ਬਾਹਰੇ ਬਿਨੁ ਨਾਵੈ ਮਰ ਦੇਝੁਰਿ।” 


-- ਸਿਰੀ ੩, ੩੭, ੨ : ੪ (27) 
ਹੋਰ ਰੂਪ -- ਮਨਮੁਖਾ -- 
“ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੇ 
ਗਈ ਖਾਇ।” (ਮਨਮੁਖ ਦਾ ਬਹੁਵਚਨ) 
-- ਸਿਰੀ ੩, ਅਸ ੨੧, ੪ : ੨ (67) 
ਮਨਮੁਖਿ -- 
“ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ 
ਪਾਇ।” (ਆਪ ਹੁਦਰੇ/ਮਨ ਦੀ ਇਛਾ 
ਅਨੁਸਾਰ ਤੁਰਨ ਵਾਲਾ 
-- ਸਿਰੀ ੩, ੩੭, ੫ : ੧ (28) 
2. ਗੁਰ ਮੁਖ ਤੋਂ ਉਲਟ ਵੇਮੁਖ 
“ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ 


ਗਵਾਇ ਜੀਉ।” 
-- ਸਿਰੀ ੫, ਅਸ ੨੯, ੧੯ : ਤੇ (74) 
ਹੋਰ ਰੂਪ -- ਮਨਮੁਖਿ -- 


“ਗੁਰਮੁਖਿ ਲਾਧਾ ਮਨਮੁਖਿ ਗਵਾਇਆ। ” 


1893 














(ਗੁਰੂ ਤੋਂ ਬੇਮੁਖ) 
-- ਆਸਾ ੪, ਸੋਪੁ ੨, ੧: ੩ (11) 
ਮਨਮੁਖੀ -- 

“ਮਨਮੁਖੀ ਮਨਹਨਿ ਹਾਰਿਆ ਕੂੜੁ ਕੁਸਤੁ 
ਕਮਾਇ।” (ਮਨਮੁਖਾਂ ਨੇ) ਰ੍ 
-- ਸਿਰੀ ੪, ਵਾਰ ੧੨ਸ, ੩, ੨ : ੯ (87) 
ਪਛੁਤਾਣੀਆ।”? 

-- ਗਉਂ ੧, ਛੰਤ ੧, ੩ : ੩ (242) 
“ਮਨਮੁਖੀ ਦੁਹਾਗਣਿ ਨਰਹਿ ਭੇਉ। (ਮਨ 
ਮੁਖਤਾ ਵਾਲੀ) 

- ਬਸੰ ੧, ੬, ੨ : ੧(1170) 
ਮਨਮੁਖੀਆ -- 
“ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ। ” 

(ਆਪਣੀ ਮਤ ਅਨੁਸਾਰ ਚਲਣ ਵਾਲਿਆਂ 
ਦੇ) _-- ਆਸਾ ੧, ਅਸ %੬, ੭ : ੧ (320) 

ਮਨਮੁਖੁ -- 

“ਗੜ ਮਿਠਾ ਮਾਇਆ ਪਸਰਿਆ ਮਨਮੁਖੁ 
ਲਗਿ ਮਾਖੀ ਪਚੈ ਪਚਾਇ। ” (ਬੇਮੁਖ) 

- ਸਿਰੀ ੪, ੭0, ੧: ੩ (41) 
ਮਨਮੁਖੋ -- 

“ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ 

ਅਹੰਕਾਰੀ।” 

-- ਆਸਾਂ ੫, ਛੰਤ ੧੧, ੩ : ੬ (460) 


ਦਯ 


ਮਨਮੋਹਨ -- ।. ਮਨ ਨੂੰ ਚੰਗਾ ਲਗਨ ਵਾਲਾ, ਮਨ 


ਨੂੰ ਜਿਤ ਲੈਣ ਵਾਲਾ ੍ 
ਨਿਰਾਰੇ।” _ -- ਢੇਵ ੫, ੨੯, ੧੯ : ੨ (534) 
ਹੋਰ ਰੂਪ -- ਮਨਮੋਹਨਾ -- 
ਅਤਿ ਪ੍ਰੀਤਮ ਮਨਮੋਹਨਾ ਘਟ ਸੋਹਨਾ ਪ੍ਰਾਨ 
ਅਧਾਰਾ ਰਾਮ। 
- ਬਿਹਾ ੫, ਛੰਤ ੨, ੧ : ੧ (542) 
2. ਮਨਮੋਹ ਲੈਣ ਵਾਲਾ ਪ੍ਰਭੂ 
“ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ 
ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ 
ਹਰਿ ਟੇਕ ਸਭ ਦਿਨਸੁ ਸਭ ਰਾਤਿ। ” 


= ਸਾਰ 8, ੮, ੧";੧ (1200) 


ਮਨਰੰਜਨ -- ਮਨ ਨੂੰ ਖੁਸ਼ ਕਰਨ ਵਾਲੀ 


ਮਨਾ 





1894 


ਮਨਾਈ 





“ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ | “ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ 


ਮਾਇਆ।” 
ਮਨਾ -- 1. ਹੇ ਮਨ 
“ਮਨ ਏਕੁ ਨ ਚੇਤਸਿ ਮੂੜ ਮਨਾ।” 
- ਆਸਾ ੧, ਸੋਪੁ ੩, ੧੯ : ੧ (12) 
ਹੋਰ ਰੂਪ -- ਮਨਾਂ - 
“ਪਾਰਬ੍ਰਹਮ ਕਉ ਸਿਮਰਹੁ ਮਨਾਂ।” (ਹੇ ਮਨ) 
-- ਕਾਨ ੫, ੨੮, ੨ : ੧ (1303) 
2. ਮਨ ਅੰਦਰ, ਮਨ ਵਿਚ 
ਮਨਾ। ' -- ਮਾਝ ੫, ਬਾਰਾ ੨ : ੮ (133) 
“ਜਪਸਿ ਨਿਰੰਜਨੁ ਰਚਸਿ ਮਨਾ।” (ਮਨ ਨਾਲ, 
ਮਨ ਲਾ ਕੇ) 
- ਗਉ ੧, ੧੫, ੩" : ੧ (156) 
ਮਨਾਇ -- 1. ਰਜ਼ਾਮੰਦ ਕਰਨਾ, ਖੁਸ਼ ਕਰਨਾ, 
ਕੰਨ ਕਰਨਾ 
“ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ 
ਹਰਿ ਕੰਤੈ।” 
- ਗਉ ੫. ਛੰਤ ੪, ੧ : ੨. (249) 
2. ਮਨਾਉਂਦਾ/ਮਹਿਸੂਸ ਕਰਦਾ ਹੈ 
“ਮਨ ਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ।” 
-- ਵਡ ੪, ਵਾਰ ੪ਸ, ੩, ੧ : ੪ (587) 
ਹੋਰ ਰੂਪ -- ਮਨਾਇਓ -- 
“ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ 
ਪੁਰਖੁ ਮਨਾਇਓ। ” 
-- ਟੋਡੀ ੫, ੩, ੨ : ੧ (712) 


-- ਜੈਤ ੫, ੧, ੨ : ੧ (700) 


ਮਨਾਇਓਨੁ -- ਪਰਵਾਨ ਕਰਵਾਉਣਾ, ਮਨਜ਼ੂਰ ' 


ਕਰਵਾਉਣਾ 
“ਜਿਨਾ ਹੁਕਮੁ ਮਨਾਇਓਨੁ ਤੇ ਪੂਰਾ ਸੰਸਾਰਿ।” 
- ਗੂਜ ੩, ਵਾਰ ੧0 : ੧ (512) 
ਹੋਰ ਰੂਪ -- ਮਨਾਇਆ -- 
“ਹੁਕਮੁ ਜਿਨਾ ਨੋ ਮਨਾਇਆ। ? (ਪਰਵਾਨ 
ਕਰਵਾਇਆ) 
- ਸਿਰੀ ੩, ਅਸ ੨੮, ੯ : ੧ (72) 
ਮਨਾਇਆ -- ।. ਪਰਵਾਨ ਕਰਵਾਇਆ, ਵੇਖੋ 
ਹੋਰ ਰੂਪ -- ਮਨਾਇਸੀ -- 





ਮਨਾਇਸੀ।” (ਪਰਵਾਨ ਕਰਵਾਏਗਾ) 
<< ਆਸਾ ੧, ਵਾਰ ੧੫ : ੨ (471) 
ਮਨਾਇਹਿ -- 
ਦਇਆਲਾ। ” 
- ਸੂਹੀ ੫, ੪੮, ੧ : ੧ (747) 
2. ਰਾਜੀ ਕੀਤਾ, ਖੁਸ਼ ਕੀਤਾ, ਰਜ਼ਾਮੰਦ ਕੀਤਾ 
“ਕਰਿ ਸੇਵਾ ਸਤ ਪੁਰਖੁ ਮਨਾਇਆ। ” 
- ਆਸਾ ੫, ੩, ੨ : ੩ (371) 
ਮਨਾਇਦਾ -- ।. ਸੋਚਦਾ, ਚਿਤਵਦਾ 
“ਸਤਿਗੁਰੂ ਸਭਨਾ ਦਾ ਭਲਾ ਮਨਾਇਦਾ ਤਿਸ ਦਾ 
ਬੁਰਾ ਕਿਉ ਹੋਇ।” 
- ਗਉ ੫, ਵਾਰ ਪਸ, ੪, ੨ : ੪ (302) 
2. ਪਰਵਾਨ ਕਰਵਾਉਣਾ 
“ਭਾਣੈ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ 
ਮਨਾਇਦਾ। ” 
- ਮਾਰੂ ੩, ਸੋਲਾ ੨0, ੨ : ੩ (1063) 
ਮਨਾਈ -- 1. ਮਨਾ ਲਵਾਂ, ਰਾਜ਼ੀ ਕਰ ਲਵਾ 
“ਪੇ ਪਾਇ ਮਨਾਈ ਸੋਇ ਜੀਉ।” 
-- ਸਿਰੀ ੫, ਅਸ ੨੯, ੧" : ੧ (73) 
2. ਮਨਾਂ ਦੀ ਹਾਂ, ਸੁਖਦੀ ਹਾਂ 
“ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ 
ਆਸ ਪੁਜਾਏ।” 
-- ਗੋਉ ੫, ਛੰਤ ੪, ੩.: ੧ (249) 
3. ਸਮਝਾਂ, ਮੰਨ ਲਵਾਂ, ਪਰਵਾਨ ਕਰੇ 
“ਜੇ ਭੁਖ ਦੇਹਿ ਤ ਇਤਹੀ ਰਾਜਾ ਦੁਖ ਵਿਚ ਸੂਖ 
ਮਨਾਈ। ” 
- ਸੂਹੀ ੪, ਅਸ ੧, ੩ : ੧ (757) 
“ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ 
ਮਨਾਈ। ” (ਪਰਵਾਨ ਕਰਵਾਉਣਾ) 
-- ਰਾਮ ੩, ਅਸ੫, ੧੭ : ੧ (912) 
ਹੋਰ ਰੂਪ -- ਮਨਾਈਐ -- 
“ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ 
ਮਨਾਈਐ। ” (ਪਰਵਾਨ ਕਰੀਏ, ਸਮਝੀਏ) 


-- ਸੋਰ ੫, ੧੨, ੩ : ੧(612) 





ਮਨਾਏ -- ਰ 
“ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ 


ਹੁਕਮੁ ਮਨਾਏ।” (ਪਰਵਾਨ ਕਰਵਾਏ) 


-- ਗਉ ੫, ੧੩੩", ੩ : ੨ (208) 


ਮਨਾਏ -- ।. ਪਰਵਾਨ ਕਰਵਾਏ, ਵੇਖੋ “ਮਨਾਈ” 
(3) 


2. ਖੁਸ਼ ਕਰੇ, ਪ੍ਰਸਨ ਕਰੇ, 


ਨਾਦ ਤੂਰ ਬਜਾਏ ।” 

`___ - ਆਸਾਂ ੫, ੧੫੩, ੧" : ੨ (408) 
“ਪੈਰੀ ਪੈ ਪੈ ਬਹੁਤ ਮਨਾਏ।” (ਰਾਜੀ ਕਰੇ) 

-- ਸਾਰ ੪, ਵਾਰ ੯ਸ, ੧, ੧ : ੪ (1240) 
ਮਨਾਰਿ -- ਮਨਾ ਕੇ, ਖੁਸ਼ ਕਰਕੇ 
“ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗ 
ਕੀਆ।” _-- ਮਲਾਂ ੫, ੨੩, ੧" : ੧ (1271) 
ਮਨਾਵਉ - ਖੁਸ਼ ਕਰਾ, ਪ੍ਰਸੰਨ ਕਰਾਂ 


੦--ਉੱਗੋਂ ਕੱਛ. ੬.. ਤੇ ੧੧15੬) 


ਹੋਗ ਰੂਖ << ਮਨਾਵਉਗੀ -- 
“ਨਾਨਕ ਸੁਆਮੀ ਗਰਿ ਮਿਲੇ ਹਉ ਗੁਰ 
ਮਨਾਵਉਗੀ।` (ਖੁਸ਼ ਕਰਾਂਗਾ) 

ਕਟ ੧੩੬, ੨ : ੨ (1230) 
ਮਨਾਵਹਿ - ਮੰਨੇ, ਪਰਵਾਨ ਕਰੇ 
“ਸਰਬ ਰਿ ਹਰਿ ਗਾਈਐ ਸਭਿ ਭਲਾ 
ਮਨਾਵਹਿ। ” -- ਬਿਲਾ ੫, ੭੨, ੧ : ੧ (੧।ਨ) 
ਮਨਾਵਹੁ - ਖੁਸ਼ ਕਰੋ, ਪ੍ਰਸੰਨ ਕਰੋ 
“ਸਤਿਗੁਰੁ ਅਪਨਾ ਸਦ ਸਦਾ ਮਨਾਵਹੁ । 

-- ਆਸਾ ੫, ੬੨, ੧" : > (386) 
ਮਨਾਵਣਿਆ =- ਮੰਨਾਵਦਾ, ਨਿਸਚਾ ਕਰਵਾਉਂਦਾ 
“ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ 
ਸਤਿ ਮਨਾਵਣਿਆ। ” 

=- ਮਾਝ ੩, ਅਸ ੯, 2 : ੩ (114) 
ਮਨਾਂਵੈ -- 1. ਮੰਨਾਵੇ, ਪ੍ਰਵਾਨ ਕਰਵਾਏ 
“ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ । 

-- ਗਉ ਕਬ, ੬੧, ੨ : ੧ (337) 
2. ਪ੍ਰਸੰਨ ਕਰਨ, ਰਾਜ਼ੀ ਕਰਨ, ਖੁਸ਼ ਕਰਨ 


“ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ 


ਸੰਘਾਰੈ । ” 


-- ਆਸਾ ਕਬ, ੨੯, ੧ : ੧ (463) 


1895 











ਮਨਿ -- 1. ਮਨ ਵਿਚ, ਮਨ ਅੰਦਰ 


“ਗਾਵੀਐ ਸੁਣੀਐ ਮਨਿ ਰਖੀਐ ਭਾਉ। ” 

-- ਜਪੁ ੧, ੫ : ੫ (2) 
“ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ 
ਲੜਿ ਦੁਖੁ ਪਾਇਆ। ” 

-- ਆਸਾਂ ੪, ਛੰਤ ੧੧, ੨ : ੩ (445) 
(ਮਹਾਨਕੋਸ਼ ਇਥੇ ਅਰਥ 'ਮਨੁਖ ਦੇ” ਕਰਦਾ 
ਹੈ।) 

“ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ।” 
(ਮਨ ਵਿਚ ਭਾਵ ਚੇਤੇ, ਯਾਦ) 
-- ਗਉਂ ੯, ੩, ੧" 
ਹੋਰ ਰੂਪ -- ਮੰਨਿ - 
“ਜਤੁ ਸਤੁ ਤਪੁ ਪਵਿਤ੍ਰ ਸਰੀਰਾ ਹਰਿ ਹਰਿ 
ਮੰਨਿ ਵਸਾਏ।” (ਮਨ ਵਿਚ) 
-- ਸਿਰੀ ੩, ੪੫, ੩ : ੨ (31) 
2. ਮਨ ਨੂੰ, ਮਨਦੇ 
“ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ 
ਜੀਤੁ ।” -- ਜਪੁ ੧, ੨੮ : ੩ 96) 
3. ਮਨ ਕਰਕੇ ਮਨੋ 
“ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ 
ਚਿਤਿ ਭਾਇ ।” 
-- ਸਿਰੀ ੩, ੩੪, ੧ : ੧ (26) 
“ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ 
ਵੀਚਾਰਿ।” 
-- ਸਿਰੀ ੩, ੩੮, ੧ : ੧ (28) 
4. ਮਨਦਾ, ਮਨੋ ਅੰਦਰੋ, ਮਨ ਵਿਚੋਂ 
ਅਭਿਮਾਨੁ ।” 
-- ਸਿਰੀ ੩. ੩੪, ੨ : ੨ (26) 


੧ (219) 


5. ਮਨ ਦੇ 
“ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ 
ਜਾਇ।” -- ਸਿਰੀ ੩, ੬੪, ੨ : ੧ (39) 
6. ਮਨ ਨੂੰ 
ਸੋਹਾਗੁ ਜੀਉ।” 


- ਮਾਝ ੫, ਅਸ ੩੮, 2 : ੩ (132) 
7. ਮੰਨ ਲਏ, ਪਰਵਾਨ ਕਰ ਲਏਂ 
“ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ 


1896 


ਮਨਿਮੁਖਿ 





ਮੰਨਿਅੜੀ 
___ਦਰਗਹ ਲਿਜੈ।” 
- ਗਉ ੪, ਵਾਰ ੨0 : ੪ (312) 
ਹੋਰ ਰੂਪ -- ਮੰਨਿ - 

“ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ 
ਗਵਾਇ। ” -- ਸਿਰੀ ੩, ੫੪, ੧ : ੨ (34) 

8. ਮੰਨ ਕੇ, ਪਰਵਾਨ ਕਰਕੇ 
“ਸਾਧ ਸੰਗਿ ਮਿਲਿ ਪਾਈਐ ਮਲਿ ਸਚੇ ਭਾਣਾ।” 


-- ਗਉ ੫, ਵਾਰ੧:੪(318) 


ਹੋਰ ਰੂਪ -- ਮੰਨਿ - 
“ਜੇ ਕੋ ਮੰਨਿ ਜਾਫੈ ਮਨਿ ਕੋਇ।” (ਪਰਵਾਨ 
ਕਰਕੇ, ਮੰਨ ਕੇ) -- ਜਪੁ ੧, ੧੨ : ੬ (3) 


- ਗੂਜ ੩, ਵਾਰ ਬੰਸ, ੩, ੧ : ੪ (510) 
ਮੰਨਿਓ -- 
“ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ 
ਪਿਆਰੂ। ” (ਮੰਨਿਆ, ਵਿਸ਼ਵਾਸ ਲਿਆਂਦਾ) 
- ਸਿਰੀ ੩, ੫੩, ੫ : ੧ (34) 
ਮੰਨਿਅਉ -- 
“ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ 
ਇਕੁ ਮੰਨਿਅਉ। ” (ਮੰਨਦਾ) 
- ਸਵ ੩, ੧੨ : ੬ (1394) 
9. ਮਨ ਰਾਹੀਂ/ਦੁਆਰਾ __ 
“ਇਹ ਮਨਿ ਲੀਣ ਭਏ ਸੁਖਦੇਉ।” 
- ਗਉ ਕਬ, ਅਸ ੩੬, ੮ : ੨ (330) 
10. ਮਨ ਦੇ 
“ਮਨਿ ਅੰਧੈ ਜਨਮੁ ਗਵਾਇਆ।” 
- ਆਸਾ ੧, ਵਾਰ ੩ : ੫ (464) 
ਮੰਨਿਅੜੀ -- ਮੰਨ ਲਈ 
“ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ।” 
-- ਬਿਲਾ ੧, ਛੰਤ ੨, ੩ : ੨ (844) 
ਮੰਨਿਆ -- 1. ਪਰਵਾਨ ਕੀਤਾ,ਵਿਸ਼ਵਾਸ਼ ਲਿਆਂਦਾ, 
ਕਬੂਲ ਕੀਤਾ 
“ਸੁਣਿਆ ਮੰਨਿਆ ਮਨਿ ਕੀਤਾ ਭਾਉ।” 
- ਜਪੁ ੧, ੨੧ : ੩ (4) 
ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ।” 
(ਭਾਵ ਸਤਿਕਾਰਿਆ ਗਿਆ) 


- ਸੂਹੀ ੪, ਅਸ ੨, ੧੪ : ੨ (759) 








ਲਹੰਨਿ।” (ਸ਼ਰਧਾ, ਲਿਆਂਦੀ) 
- ਕਾਨ ੪, ਵਾਰ ਦਸ, ੪, ੧ : ੨ (1316) 
2. ਪਤੀਜੇ, ਰਾਜ਼ੀ ਹੋਏ 
“ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ 
ਭੰਨੇ।”” -- ਗਉ ੪, ਵਾਰ ੨੫ : ੨ (314) 
3. ਜੋ ਮੰਨ ਗਿਆ ਹੈ 
“ਨਾਨਕ ਮੰਨਿਆ ਮੰਨੀਐ ਬੁਝੀਐ ਗੁਰ 
ਪਰਸਾਦਿ ।” 


-- ਰਾਮ ੩, ਵਾਰ ੧੪ਸ, ੪, ੨ : ੨ (954) 


ਮੰਨਿਆਂ - ਸ਼ਰਧਾ ਲਿਆਂਦੀ, ਵਿਸ਼ਵਾਸ਼ ਲਿਆਂਦਾ, 


ਵੇਖੋ “ਮੰਨਿਆਂ” (1) 
“ਜਿਨੀ ਸਤਿਗੁਰ ਮੰਨਿਆਂ ਹਉ ਤਿਨ ਕੇ ਲਾਗਉ 
ਪਾਇ।” - ਸਲੋ ੪, ੬ : ੫ (1422) 
ਮੰਨਿਐ -- ।. ਮੰਨਣ ਨਾਲ 


“ਸਭਿ .ਰਸ ਮਿਠੇ ਮੰਨਿਐ ਸੁਣਿਐ ਸਾਲੋਣੇ।” 
-_ -- ਸਿਰੀ ੧, ੭, ੧: ੨ (16) 
ਮਨਹਿ ਮਿਲਾਵਣਿਆ।” (ਪਸੀਜਨ ਨਾਲ) 


. " ਮਾਝ ੩. ਅਸ ਟ=, 2 : ੩ (122) 


- ਰਾਮ ੩, ਅਨ ੯ : ੪ (916) 
ਮਨਿਚਿੰਦਿਆ -- ਮਨ ਚਾਹਿਆ, ਮਨ ਚਿਤਵਿਆ, 
ਰ੍ ਮਨ ਇਛਤ 
“ਮਨਿਚਿੰਦਿਆ ਫਲੁ ਪਾਇਆ ਰਾਮ ਨਾਮੁ 
ਧਿਆਇਆ ਰਾਮ ਨਾਮ ਗੁਣ ਗਾਏ।” 
ਰ੍ - ਆਸਾ ੪, ਛੰਤ ੯, ੬ : ੨ (443) 
ਹੋਰ ਰੂਪ -- ਮਨਿਚਿੰਦੀ -- 
“ਧਰਮ ਅਰਥ ਕਾਮ ਸਭਿ ਪੂਰਨ ਮਨਿਚਿੰਦੀ 
ਇਛ ਪੁਜਾਏ।” (ਮਨਚਾਹੀ) 
- ਸੂਹੀ ੫, ਛੰਤ ੧੧, ੪ : ੪ (785) 
ਮਨਿਚਿੰਦੇ -- 
''ਮਨਿਚਿੰਦੇ ਸੇਈ ਫਲ ਪਾਵਹਿ।” (ਮਨ ਚਾਹੇ) 
- ਮਾਝ ੫, ੩੫, ੨ : ੨ (104) 


ਮਨਿਮੁਖਿ -- ਮਨ ਦੀ ਮਤਿ ਮਗਰ ਲਗਨ ਵਾਲੇ ਨੇ, 


ਕਾ 


ਮਨੀ ਰ੍ 1897 ਮਨੁ 





ਆਪ ਹੁਦਰੇ ਨੇ 2. ਆਦਰ ਪਾਉਣਾ, ਸਤਿਕਾਰਿਆ ਜਾਣਾ 
“ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿਮੁਖਿ “ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ 
ਸਤਿ ਕਹੇ ।” ਗਵਾਈ। ” 
-- ਆਸਾ ੫. ੧੪੨, ਦ : ੧ (406) -- ਆਸਾ ੩, ਅਸ ੨੯, ੬ : ੧ (426) 
ਮਨੀ =- ਪਰਵਾਨ ਕੀਤੀ, ਵਿਸ਼ਵਾਸ਼ ਲੈ ਆਂਦਾ 3. ਜਾਣਿਆ ਜਾਂਦਾ ਹੈ, ਵਜਦਾ ਹੈ _ 
“ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ “ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ।” 
ਕੈਹਉ ਕੁਰਬਾਨੰਤੀ। ” -- ਆਸਾ ਡ, ਅਸ ੨੯, ੭ : ੩ (426) 


ਮਲੀਐ =- ਮੰਨੀਦੀ ਹੈ 
“ਦੁਤੀਆ ਤੇਰੀ ਮਨੀਐ ਪਾਂਤਿ।” 
-- ਆਸਾ ੫, ੧੨, ੧ : ੨ (374) 
ਮਨੁ -- ।. ਮਨ, ਹਿਰਦਾ, ਦਿਲ 
“ਗਾਵਨਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ 
ਪਾਇਆਲੇ।” - ਜਪੁ ੧, ੨੭, ੧੧ (16) 
“ਮਨੁ ਰਾਜਾ ਮਨੁ ਮਨ ਤੇ ਮਾਨਿਆ। ” 

- ਭੈਰ ੧, ੨, ੩ : ੧ (1125) 
(ਮਹਾਨਕੋਸ਼ ਇਥੇ ਅਰਥ “ਦਾਨਾ” ਵਿਚ ਪ੍ਰਵਾਨ 
ਵਿਵੇਕੀ ਕਰ ਰਿਹਾ ਹੈ) 

2. ਆਤਮਾ 
“ਤਿਨ ਭੀ ਤਨ ਮਹਿ ਮਨੁ ਨਹੀ ਪੇਖਾ।” 
-- ਗਉ ਕਬ, ਅਸ ੩੬, ੩ : ੨ (330) 
“ਤਨ ਛੂਟੇ ਮਨੁ ਕਹਾ ਸਮਾਈ।” 
-- ਗਉਂ ਕਬ, ਅਸ ੩੬, ੪ : ੨ (330) 
3. ਜੀਵ (ਭਾਵ) 
“ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ 
ਗਾਈਐ।” 
-- ਗਉ ੫, ੧੫੩”, ੧ : ੧ (213) 
(ਮਹਾਨਕੋਸ਼ ਅਰਥ “ਸਰੀਰ” ਕਰਦਾ ਹੈ) 
“ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ 
ਸੰਗਿ।” ਰ੍ 
- ਆਸਾ ੫, ਅਸ ੨, ੨ : ੧ (431) 
`_4. ਭਾਵ ਸੁਭਾ, ਆਚਰਣ 
“ਕਾਇਆ ਕਾਗਦੁ ਮਨੁ ਪਰਵਾਣਾ। ” 
- ਧਨਾ ੧, ੭, ੧ : ੧ (662) 


-- ਨਟ ੪, ੮, ੧ : 2 (977) 
ਮੰਨੀ =- ਮੇਰੇ (ਅ. ਮਨਹਿ) 
“ਹਾਜਰਾ ਹਜੂਰਿ ਦਰਿ ਪੇਸਿ ਤੂੰ ਮੰਨੀ। ” 
-- ਤਿਲੰ ਨਾਮ, ੨, ੧ : ੨ (727) 
ਮੰਨੀ -- ਪਰਵਾਨ ਕੀਤੀ, ਵਿਸ਼ਵਾਸ਼ ਲਿਆਦਾ 
ਸਤਿਗੁਰ ਕੀ ਗਲ ਮੰਨੀ।” 
-- ਵਡ ੪, ਵਾਰ ੧੨ : ੪ (591) 
ਮੰਨੀਅਹਿ -- ਪਰਵਾਨ ਹੁੰਦੇ ਭਾਵ ਸਤਿਕਾਰੇ ਜਾਂਦੇ 


ਹਨ 
“ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ।” 
- ਸਿਰੀ ੫, ੧00, ੧ : ੩ (53) 
ਹੋਰ ਰੂਪ -- ਮੰਨੀਅਨਿ -- 
“ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ 
ਪਿਆਰਿ।” (ਆਦਰ ਪ੍ਰਾਪਤ ਕਰਦੇ ਹਨ) 
-- ਮਾਝ ੧, ਵਾਰ ੧੨ : ੭ (143) 
ਮਨੀਆਂ =- ਮੰਨੀ ਜਾਂਦੀ/ਭਾਵ ਆਖੀ (ਗਿਣੀ) 
ਜਾਂਦੀ ਹਾਂ 
“ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ। ” 
-- ਆਸਾ ੫, ੧੧੭, ੧" : ੧ (400) 
ਮੰਨੀਆਂ - ਪਰਵਾਨ ਹੋਈਆ, ਮਨਜ਼ੂਰ ਹੋਈਆ 
“ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ। ” 
-- ਵਡ ੧, ੩, ੧ : ੧੨ (558) 
ਮਨੀਆਰੁ -- ਚੂੜੀਆਂ ਵੇਚਨ ਅਥਵਾ ਚੜ੍ਹਾਉਣ 
ਵਾਲੇ 


“ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ। ” 
-- ਫਡ ੧, ੩, ੧ : ੭ (558) 

ਮੰਨੀਐ -- ।. ਵਿਸ਼ਵਾਸ ਲਿਆਈਏ 
ਸੋਇ।” -- ਸਿਰੀ ੧, ੮, ੩ : ੩ (17) 


5. ਮਾਨੋ, 
“ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੂ ।” 

-- ਬਸੰ ਰਾਮਾ, ੧, ੧" : ੨ (1195) 
6. ਮਨੁੱਖਾ ਦੇਹ 
“ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ 





ਮਨੂ 1898 ਮਨ 


ਜਾਇ।” 
ਮੰਨੂ -- ਮਨ, ਹਿਰਦਾ, ਦਿਲ 
“ਨੀਹਿ ਜਿ ਵਿਧਾ ਮੰਲੁ ਪਛਾਣੂ ਵਿਰਲੋ ਥਿਓ। ” 
- ਗੋਉ ੫. ਵਾਰ ੧੪ਸ, ੫, ੨ : ੧ (321) 
ਮਨੁਖ -- ਆਦਮੀ, ਮਨੁਸ਼ 
“ਦੁਖੁ ਸੁਖੁ ਦੁਇ ਦਰਿ ਕਪੜੇ ਪਹਿ ਰਹਿ ਜਾਇ 
ਮਨੁਖ। ” 
- ਮਾਂਝ ੧, ਵਾਰ ੨੪ਸ, ੧. ੨ : ੨ (149) 
ਹੋਰ ਰੂਪ -- ਮਨੁਖਾ - 
“ਸਾਧਿਕ ਸਿਧ ਸੁਰਦੇਵ ਮਨੂਖਾ ਬਿਨੁ ਸਾਧੂ 
ਸਭਿ ਧ੍ਰੋਹਨਿ ਧ੍ਰੋਹੇ।” (ਮਨੁੱਖ) 
- ਆਸਾ ੫, ੧, ੧" : ੨ (370) 
“ਚਹੁ ਜਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੇ 
ਏਕੁ ਨਿਧਾਨਾ।” (ਮਨੁਖਾਂ) 
- ਬਿਲਾ ੩, ੪, ੨ : ੧ (797) 
ਮਨੁਖਾਇ -- ਮਨੁੱਖਾਂ ਨੂੰ 
“ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ 
ਮਨੁਖਾਇ। ” 
ਮਨੁਖੁ -- ਮਾਨਸ, ਆਦਮੀ ਵਾਲਾ 
“ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ 
ਹੈ ਹਾਰਿਓ।” 
- ਮਾਰੂ ਕਬ, ੧, ੧" 
ਹੋਰ ਰੂਪ - ਮਨੁਖ - 


: ਦੇ (1105) 


“ਸਿਧ ਮਲੁਖ਼੍ਹ ਦੇਵ ਅਰੁ ਦਾਨਵ ਇਕੁ ਤਿਲੁ ਤਾ 


ਕੋ ਮਰਮੁ ਨ ਪਾਵਤ।”” (ਮਨੁੱਖ) 
=- ਸਮੂ ੫, ੭” : ੩ (1388) 
ਮਨੁਥ੍ਹ -- 

“ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ 
ਤਾਰਨਿ ਮਨੂਖ੍ ਜਨ ਕੀਅਉ ਪ੍ਰਗਾਸ। ” 
(ਮਨੁੱਖ) _-- ਸਵ ੪, ਨਲ ੪ : ੨ (1399) 

ਮਨੂਆ -- ।. ਮਨ 
“ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ 
ਉਪਾਇ।”” _-- ਸਿਰੀ ੩, ੫੧, ੪ : ੧ (33) 
“ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ 
ਦਰਸਨ ਪਾਏ ਜੀਉ।” 
- ਮਾਂਝ ੫, ੩0, ੧ : ੨ (103) 


- ਵਡ ੩, ੯, ੧ : ੨ (560) | 


- ਮਾਰੂ ੫, ੧੧,੧:੧(1001). 











ਸਾਰੀ।-” -- ਰਾਮ ੧, ਅਸ ੯, ੧੮ : ੧ (908) 
(ਮਹਾਨਕੋਸ਼, ਇਸ ਦੇ ਅਰਥ '“ਅੰਤਹ ਕਰਣ” 
ਕਰਦਾ ਹੈ) 
2. ਮੋਹ, ਮਮਤਾ 
“ਮਨਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ।” 
- ਸਿਰੀ ੧, ਅਸ ੯, ੪ : ੧ (58) 
(ਸ਼ਬਦਾਰਥ ਅਰਥ ਮਨ ਹੀ ਕਰਦਾ ਹੈ) 
3. ਮੰਨ ਲਈ, ਸਮਝ ਲਈ 
"ਜੋ ਪਰਾਈ ਸੁ ਅਪਨੀ ਮਨੂਆ। ” 
- ਟੋਡੀ ੫, ੧੬, ੧ : ੨ (715) 
4. ਆਦਮੀ 
“ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੂ।” 
- ਰਾਮ ੩, ਵਾਰ ੧੮ਸ, ੧, ੨ : ੨ (955) 
"ਪਾਪ ਬਿਕਾਰ ਮਨੂਚ ਸਭਿ ਲਦੇ ਬਹੁ ਭਾਰੀ।”” 
-- ਸਾਰ ੪, ਵਾਰ ੨੭ : ੩ (1247) 
ਮਨੂਰਹੁ -- ਨਿਕੰਮੇ ਲੋਹੇ ਤੋਂ 
ਕੰਚਨੁ ਹੋਹਾ।” 
-- ਰਾਮ ੫. ਵਾਰ ੭ਸ, ੫, ੨ : ੯ (960) 


| ਮਨੂਰਾ -- ਨਿਕੰਮਾ ਲੋਹਾ 


“ਧੰਧੈ ਧਾਵਤ ਮਨ ਭਇਆ ਮਨੂਰਾ। ” 
- ਮਾਰੂ ੩, ਸੋਲਾ ੪, ੪ : ੧ (1047) 
ਹੋਰ ਰੂਪ -- ਮਨੂਰੁ - 
“ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ 


ਮਿਲੈ ਤਿਨੇਹਾ।” (ਨਿਕੰਮਾ ਲੋਹਾ) 


-- ਮਾਰੂ ੧, ੩, ੪ : ੧ (990) 


ਜ ਗੁਰੂ 


ਮਨੂਰੈ - 
“ਮਨੂੰਰੈ ਤੇ ਕੰਚਨ ਭਏ ਭਾਈ ਜੋਤੀ ਜੋਤਿ 
ਮਿਲਾਇ।”” (ਗਲੇ ਸੜੇ ਲੋਹੇ ਤੋਂ) 

- ਸੋਰ ੩, ਅਸ ੨. ੩ : ੧ (638) 

ਮਨੇ -- ।. ਮਨਨ ਕਰੇ 
“ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ।” 

(ਮਹਿਸੂਸ ਕਰਦਾ ਹੈ) 
- ਗਉ ੪, ੪੮, ੩ : ੨ (166) 

ਖੋਜਤ ਮਨ ਮਨੇ।” (ਮਨ ਜਾਂਦਾ ਹੈ) 


ਮੰਨੇ ਰ੍ 1899 


ਪਅ 


ਮਨਰਥ 








-- ਬਸੰ ੧, ੬, ੧" : ੨ (1170) 


ਹੈ, 


ਣਾ 


ਦਮ ਬਿਆਸ 'ਇਥਾਇਆ ਸੈਲ 
ਨਮੀ ਸਚ ਮਨੇ। ” 


-- ਧਨਾ ੧, ਛੰਤ ੧, ੨ : ੬ (688) 


3. ਮੰਨ ਕੇ 
“ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ।” 
-- ਲਟ ੪, ੫, ੧" : ੧ (976) 
ਮੰਨੇ -- 1. ਮਨਨ ਕਰਨ ਵਾਲਾ 


“ਮੰਨੇ ਕੀ ਗਤਿ ਕਹੀ ਨ ਜਾਇ।” 
-- ਜਪੁ ੧, ੧੨ : ੧ (3) 
2. ਮਨਨ ਕਰੇ ਪਰਵਾਨ ਕਰੇ, ਵਿਸ਼ਵਾਸ ਲਿਆਵੇ 
“ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ 
ਖਾਇ।?”! -- ਸਿਰੀ ੪, ੬੯, ੨ : ੨ (41) 
“ਜਿਸ ਨੋ ਮੰਨੇ ਆਪਿ ਸੋਈ ਮਾਨੀਐ।”” (ਮਾਨਤਾ 
ਦੇਣ , ਪ੍ਰਵਾਨ ਕਰੇ) 
-- ਆਸਾਂ ੫, ੧0੮, ੩ : ੧ (398) 
“ਸਭੁ ਕੋ ਤਿਸੁ ਮੰਨੇ ਹਾਂ।” (ਭਾਵ ਆਦਰ ਕਰਦਾ 
ਹੈ) -- ਆਸਾ ੫, ੧੬0, ੨ : ੪ (410) 
“ਜਿ ਸਤਿਗੁਰ ਨੋ ਮਿਲਿ ਮੰਨੇ ਸੁਹਲਤਿ ਪਲਤਿ 
ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ 
ਥਾਨੁ। ” (ਸ਼ਰਧਾ ਲਿਆਵੇ) 
-- ਬਿਲਾ ੪, ਵਾਰ ੧0 : ੪ (653) 
3. ਪਤੀਜੇ, ਖੁਸ਼ ਹੋਵੇ ਰ 


` ਆ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ` 


ਮਨੁ ਮੰਨੇ ।”” 
-- ਗਉ ੪, ਵਾਰ ੨੫ : ੧ (314) 
“ਹੇ ਹਰਿ ਪੁਭੁ ਪਿਆਰਾ ਦਸਿ ਗੁਰੁ ਮਿਲਿ ਹਰਿ 
ਮਨੁ ਮੰਨੇ।” (ਖੁਸ਼ ਹੋਵੇ, ਪਤੀਜੇ) 
-- ਆਸਾ ੪, ਛੰਤ ੧੬, ੩ : ੩ (449) 
ਮਨੇਸਹਿ -- ਮੰਨਦੇ ਹਨ 
“ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ 
ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ।” 
- ਬਿਹਾ ੪, ਛੰਤ ੪, ੩ : ੪ (540) 
ਮਨੈ -- ।. ਮਨ ਵਿਚ, ਮਨ ਅੰਦਰ 
ਕਰਾ ਭਾ ਅਜ ਮਲ ਮਹਿ ਕਿਲ ਨਵ 
ਜੀਵਾਸੁ।” 








-- ਸਿਰੀ ੪, ਵਾਰ ੯ਸ, ਡੇ, ੨ : ੬ (86) 
2. ਮਨ ਦੇ 
“ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ 
` ਗਵਾਇ। ” 
-- ਸਿਰੀ ੪, ਵਾਰ ੧੨ਸ, ੩, ੨ : ੮ (87) 
ਮੰਨੈ -- ।. ਮੰਨਣ ਨਾਲ 
“ਮੰਨੈ ਸੁਰਤਿ ਹੋਵੇ ਮਨਿ ਬੁਧਿਂ।” 
-- ਜਪੁ ੧, ੧੩ : ੧ (3) 
2. ਪਰਵਾਨ ਕਰੇ, ਵਿਸ਼ਵਾਸ ਲਿਆਵੇ 
“ਪੂਰੇ ਗੁਰ ਕੇ ਹੁਕਮੁ ਨ ਮੰਨੈ ਓਹੁ ਮਨਮੁਖੁ 
ਅਗਿਆਨੁ ਮੁਠਾ ਬਿਖੁ ਮਾਇਆ।” _ 
- ਗਉ ੪, ਵਾਰ ੮ਸ, ੪, ੨ : ੧ (303) 
ਮਨੋ -- ਮਨ 
“ਹਰਿ ਚਰਣ ਕਵਲ ਮਕਰੰਦ ਲੋਭਿਤ ਮਲੋਂ 
ਅਨਿਦਿਨੋੋ ਮੋਹਿ ਆਹੀ ਪਿਆਸਾ।” 
-- ਧਨਾ ੧, ਸੋਹ ੩, ੪ : ੧ (13) 
“ਚਲੇ ਚਲਣਹਾਰ ਵਿਚਾਰਾ ਲੇਇ ਮਨੋ।” (ਮਨ 
ਵਿਚ) -- ਆਸਾਂ ਫਰ, ੨, 2 : ੧ (488) 
ਮਨੋਹਰ -- ਦਿਲਕਸ਼, ਮਨ ਨੂੰ ਖਿਚਪਾਣ ਵਾਲਾ 
“ਸਾਧ ਕੈ ਸੰਗਿ ਮਨੋਹਰ ਬੈਨ। ” 
-- ਗਉ ੫, ਸੁਖ 2, ੨ : ੬ (271) 
ਹਜ ਸਾ - ਮਨੋਹਰੂ -- 
ਰੰਗੋ ਦਇਆਲ ਮਨੋਹਰੁ ਭਗਤਿ ਵਛਲੁ 
ਆ (ਭਾਵ ਸੁੰਦਰ, ਮਨ ਮੋਹ 
ਲੈਣ ਵਾਲਾ) 
-- ਗਉ ੫. ਛੰਤ, ੩, ੨ : ੨ (248) 
ਮਨੋਪਿਮੰ -- ਜਿਸ ਦੀ ਉਪਮਾ ਨਾ ਕੀਤੀ ਜਾ ਸਕੇ 
ਰਤੰ।” -- ਗੂਜ ਦੇਵ, ੧, ੧ : ੧ (526) 
ਮਨੋਰਥ -- ਇਛਾ, ਸੰਕਲਪ, ਭਾਵਨਾਵਾਂ ਆਸ਼ੇ 
“ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ 
ਜੀਉ।” -- ਮਾਝ ੫, ੪80, ੪ : ੩ (106) 
“ਪਾਏ ਮਨੋਰਥ ਸਭਿ ਜੋਨੀ ਨਹ ਭਵੈ ।”” 

- ਗੁਜ ੫, ਵਾਰ ੨0ਸ, ੫, ੧ : ੪ (523) 
<ਰਚੰਤਿ ਮੁੜ ਅਗਿਆਨ ਅੰਧਹ ਨਾਨਕ ਸੁਪਨ 
ਮਨੋਰਥ ਮਾਇਆ। ” (ਮਨਅਰਥ=ਮਨ ਦੀਆਂ 
ਚਾਹੀਆਂ ਵਸਤਾਂ) 


ਮੰਪਿ 





ਹੋਰ ਰੂਪ -- ਮਨੋਰਥੁ -- 
"ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ 
ਦਰਸਾਇਆ ਜੀਉ।” (ਆਸ਼ਾ, ਉਦੇਸ਼) 
- ਮਾਝ ੫, ੩੨, ੨ : ੩ (104) 
ਮਪਿ = ਮਾਪ ਕੇ, ਮਿਣ ਕੇ 
“ਮਪਿ ਮਪਿ ਕਾਟਉ ਜਮ ਕੀ ਫਾਸੀ।” 
- ਆਸਾ ਨਾਮ, ੩, ੧ : ੨ (485) 
ਮਫੀਟਸਿ -- ਅਦਿ ਹੈ 
“ਕਰਮ ਕਰਿ ਖਾਰੁ ਮਫੀਟਸਿ ਰੀ।” 
- ਧਨਾ ਤ੍ਰਿਲੋ, ੧, ੪ : ੩ (695) 
ਮਫੁਟੈ -- ਨਹੀਂ' ਫੁਟਦੀ 
“ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ।” 
- ਸਵ ੪, ਕਲ ੬ : ੪ (1397) 


ਮਮ -- ।. ਮੈਨੂੰ 


“ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ 


ਅੰਮ੍ਰਿਤੁ ਪੀਆਇਆ। ”? 


- ਗੂਜ ੧, ਅਸ ੧, ੮ : ੨ (503) 


“ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ 
ਹੇਚਿ ਨ ਢਾਨੀ।” 
ਮਗ ਬੂ. 
3. ਮਮਤਾ, ਮੋਹ 
'ਅਨਿਤ ਬਿਉਹਾਰ ਅਚਾਰ ਬਿਧਿ ਹੀ ਨਤ ਮਮ 
ਮਦ ਮਾਤ ਕੋਪ ਜਰੀਆ।” 
- ਕਾਨ ੫, ੩0, ੨ : ੧ (1303) 
ਮਮਤਾ -- ।. ਮੋਹ, ਖੁਦੀ, ਖੁਦਗਰਜੀ 
“ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ।” 
-- ਸਿਰੀ ੧, ੧੪, ੧": ੨ (19) 
“ਹਉਮੈ ਮਮਤਾ ਗੁਰ ਸਬਦਿ ਵਿਸਾਰੀ।” 
- ਗਉਂ ੧, ਅਸ ੧0, ੮ : ੧ (225) 
“ਮਨਮੁਖ ਅੰਹੰਕਾਰੁ ਸਲਾਹਦੇ ਹਉਮੈ ਮਮਤਾ 
ਵਾਦੁ।” 


ਦੇ (721) 


-" ਗਉ ੪, ਵਾਰ ੨ਸ, ੪, ੧:੨(301) 


1900 


-- ਜੈਤ ੫, ਵਾਰ ਦਸ, ੫, ੧: ੨ (707) | 2. ਮੇਰਾ ਪਣ, ਅਪਣਤ 














ਮਯਹ 


- ਸਿਰੀ ੫, ੯੭, ੩ : ੨ (52) 
“ਹਉਮੈ ਮਮਤਾ ਮਾਇਆ ਸੰਗਿ ਨ ਜਾਈ 
ਰਾਮ।” (ਮੈ ਮੇਰੀ) 
- ਆਸਾ ੧, ਛੰਤ ੩, ੨ : ੨ (437) 
"ਮਮਤਾ ਕੀ ਮਨੁ ਉਤਰੈ ਲਿਹੁ ਮਨੂ ਹਛਾ ਹੋਇ।” 
(ਭਾਵ ਹਉਮੈ) 
- ਵਡ ੩, ੧, ੪ : ੨ (558) 
“ਹਿੰਸਾ ਮਮਤਾ ਮੋਹੁ ਚੁਕਾਵੈ।” (ਆਪਣਾਪਣ 
ਭਾਵ ਮਲਕੀਅਤ ਦੀ ਚਾਹ) 
- ਬਿਲਾ ੧, ਥਿਤੀ ੧੩ : ੨ (840) 
ਮਮਾਂ -- ਗੁਰਮੁਖੀ ਲਿੱਪੀ ਦਾ 30ਵਾਂ ਅਖਰ 'ਮ” 
'ਮਮਾ ਮਾਗਨਹਾਰ ਇਆਨਾ।” 
- ਗਉ ੫, ਬਾਅ ੪੧ : ੧ (258) 
ਹੋਰ ਰੂੰਪ -- ਮੰਮਾ -- 
“ਕਾਇਆ ਭੀਤਰਿ ਅਵਰੋ ਪੜਿਆ ਮੰਮਾ 
ਆਖਰੁ ਵੀਸਰਿਆ।” ( ਭਾਵ ਮਰਨਾ) 
- ਆਸਾ ੧, ਪਟੀ ੨੮ : ੨ (434) 
1. ਗੁਰਮੁਖੀ ਲਿਪੀ ਦਾ ਇਕ ਅਖਰ 'ਮ” 
ਵੇਖੋ ਮਮਾ 


ਮੰਮਾ -- 


2. ਥਨ 
"ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ। ” 
- ਮੱਲਾਂ ੧, ਵਾਰ 2੫ਸ, ੧, ੧ : ੩ (1289) 
| ਸੱਸ - 'ਮਮੇ` ਅਖਰ ਤੋਂ (ਉਪਦੇਸ਼ ਹੈ) 
“ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ 
ਚੇਤਵਿਆ।” 
-- ਆਸਾ ੧, ਪਟੀ ੨੮ : ੧ (434) 
“ਮੰਸੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ 
ਰੋਗੁ ਪਇਆ।” (ਭਾਵ ਮੋਹ/ਮਮਤਾ ਨੇ) 
- ਆਸਾ ੩, 2 : ੧ (435) 


- ਮਯ -- ਵਿਆਪੀ 


“ਮਥੁਰਾ ਕੋ ਪ੍ਰਭੁ ਸਰਬ ਮਯ ਅਰਜੁਨ ਗੁਰੂ ਭਗਤਿ 
ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ।” 

- ਸਵੇਂ ੪. ਮਬੁ ੩ : ੪ (1408) 

ਮਯਹ -- ਸ਼ਬਦਾਂ ਦੇ ਅੰਤ ਤੇ ਆਉਂਦੇ ਦਾ ਅਰਥ 


ਮਯਮੰਤੂ _ 1901 ਮਰਜਤ 


“ਲਾਜ ਨ ਮਰਹੁ ਕਹਹੁ ਘਰੁ ਮੋਰਾ।” (ਮਰ 

ਜਾਵਾਂ) -- ਗਉ ਕਬ, ੧੧, ੧" : ੧ (325) 
“ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ 
ਸੁ ਦੇ ਰਹਿਆ।” (ਮਰਦਾ ਹੈ) 


-- ਆਸਾ ੧, ਪਟੀ ੧੨ : ੧ (433) 


ਕਰੁਣਾ ਮਯਹ।” -- ਸਸ ੫, ੨੧ : ੪ (1356) 
ਮਯਮੰਤੁ -- 'ਮਯ` (ਸ਼ਰਾਬ) ਦਾ ਮਤਾ (ਮਸਤ) 
“ਕਬੀਰ ਕਾਇਆ ਕਜਲੀ ਬਨੁ ਭਇਆ ਮਨੁ 











-- ਸਲੋਗ ਕਬ, ੨੨੪ : ੧ (1376) “ਜੀਵਤ ਮਰਹੁ ਭਵਜਲੁ ਜਗੁ ਤਰਣਾ।” (ਮਰੋ) 
ਮਯਾ -- ਕ੍ਰਿਪਾ ੍ - ਮਾਰੂ ੧, ਸੋਲਾ 20, ੧ : ੨ (1040) 
“ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ | __ ਮੈਰਹੁਗੇ - ੍‌ 
ਕਰੋ।” - ਸਸ ੫, ੫0 : ੩ (1358) “ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ 
ਮਰਉ -- ਮਰਦਾ, ਮਰਾਂ ਮਰਹੁਗੇ ਝੂਠੇ । ” 
“ਮੈ ਨ ਮਰਉਂ ਮਰਿਬੋ ਸੰਸਾਰਾ।” -- ਸਿਰੀ ੧, ਪਹ ੨, ੨ : ੪ (75) 
- ਗਉ ਕਬ, ੧੨, ੧" : ੧ (325) | ਮੈਰਕਟ - ਬਾਂਦਰ 
“ਅਬ ਕੈਸੇ ਮਰਉ ਮਰਨਿ ਮਨੁ ਮਾਨਿਆ।” “ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ 
-- ਗਉ ਕਬ, ੨0, ੧“ : ੧ (327) ਲੀਨੀ ਹਾਥੁ ਪਸਾਰਿ।” 
ਮਰਈ -- ਮਰਦਾ - ਗਉਂ ਕਬ, ੫੭, ੨ : ੧ (336) 
“ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ | ਦੌਂਝ ਭੂਪ -“ ਮਰਕਟਰਾ ਦਾ ਹਾ 
ਡੌਰਾ।” _- ਆਸਾਂ ੫, ੪੨, ੧" : ੨ (381) ਬਿਖਯੰਤ ਜੀਵੰ ਵਸੂੰ ਕਰੇਤਿ ਨਿਰੜ੍ਰੰ ਕਰੇਤਿ 
ਮਰਸਨ -- ਮਰਨਗੇ ਜਥਾ ਮਰਕਟਣਹ। ' (ਬਾਂਦਰ) 
“ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ - ਸੋਸ ੪, ੪2 : ੨ (1358) 
ਸਾਗਰ ਨਹੀ ਮਰਸਨ।” ਮਰਕਾ -- ਅਮਰਕ, ਸ਼ੁਕਰ ਦਾ ਪੁੱਤਰ ਜੋ ਪ੍ਰਹਿਲਾਦ 
- ਕਾਨ ੫, ੨੯, ੨ : ੨ (1303) ਕਿ ਨੂੰ ਪੜਾਨ ਲਈ ਨੀਯਤ ਕੀਤੇ ਗਏ ਸਨ 
ਹੋਰ ਰਪ -- ਮਰਸਨਿ -- | _“ਸੰਡਾ ਮਰਕਾ ਸਭਿ ਜਾਇ ਪੁਕਾਰੇ ।” 
“ਵਿਣ ਸਚੇ ਦਜਾ ਸੇਵਦੇ ਹਇ ਮਰਸਲਿ ਬਟ।” - ਭੈਰ ੩, ੨0, ੩ : ੧ (1133) 
(ਮਰਨਗੇ)-- ਗਉ ੪, ਵਾਰ ੨੯ : ੪ (315) [ ਹੈਰ ਰੂਪ - ਮਰਕੈ -- 
ਮਰਸੀ -- ਮਰੇਗਾ “ਸੰਡੈ ਮਰਕੈ ਕਹਿਓ ਜਾਇ। (ਅਮਰਕ ਨੇ) 
“ਮਰਸੀ ਹੋਇ ਵਿਛਾਣਾ ਮਨਿ ਤਨਿ ਭੰਗੂ ਹੈ।” ਬਲ ਕਥਨ ਉਨ 2 ੧049 
=ਸਟੀ ਬੰ. ਅਸ੬, 0੬? ੩ (7800. | ਦੀ (2੪ ਸਕਿਰੀਉ ਦੀ 
ਮਰਹਗੇ -- ਮਰਾਂਗੇ “ਫਰੀਦਾ ਮੰਡਪ ਮਾਲੂ ਨਲਾਇ 25ਕ ਸਤਾਣੀ 


“ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ।” ਚਿਤਿ ਧਰਿ।” -- ਸਲੋ ਫਰ, ੫੮ : ੧ (1381) 
-- ਬਿਹਾ ੪, ਵਾਰ ੧੭ਸ, ੩, ੨ : ੧ (555) ਮਰਘਟ -- ਮਸਾਣਾ, ਸ਼ਮਸ਼ਾਨਘਾਟ 


“ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾ ੧ 
ਜਾਇ।” _- ਕੇਦਾ ਕਬ, ੬, ੧ : ੨ (1124) ਨ 
ਮਰਥਿ -- ਮਰਦੇ ਰਨ ਮਰਜਤ -- ਮਲਦੀ ਹੈ, ਨਾਸ਼ ਕਰਦੀ ਹੈ 
“ਨਾ ਓਹਿ ਮਰਰਿ ਨ ਠਾਗੇ ਜਾਹਿ।” “ਕਹਕਤ ਕਪਟ ਖਪਟ ਖਲ ਗਰਜਤ ਮਰਜਤ 
ਮੀਚੁ ਅਨਿਕ ਬਰੀਆ।” 


-- ਜਪੁ ੧, ੩੭ : ੭ (8) 


ਚ 


ਮਚਤਹ 





ਮਰਜਾਦ 1902 
ਮਰਜਾਦ =- 1. ਸੀਮਾ, ਹਦ, ਹਦ ਬੰਨਾ 
“ਸਭ ਤੇ ਉਚ ਊਚ ਤੇ ਊਚੋਂ ਅੰਤੁ ਨਹੀ ਮਰਜਾਢ । ” 


---ਸਾਰ ੫, ੭੮, 2 : ੧ (1219) 
ਮਰਜਾਦੁ -- ਮਰਯਾਦਾ, ਸਮਾਂਜ ਦਾ ਥਾਪਿਆ 
ਹੋਇਆ ਨਿਯਮ ਵੇਖੋ 'ਨਾ ਮਰਜਾਦੁ” 
“ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ 
ਜਾਸੀ ਨਾਗਾ।” ਰ 
- ਸਿਰੀ ੧, ਪਹ ੧, ੧ : ੪ (74) 
ਮਰਜੀਵੜੇ -- ਮਰ ਕੇ ਜੀਵਨ ਵਾਲੇ, ਸੰਸਾਰ ਵਲੋਂ 
ਮਰ ਪ੍ਰਭੂ ਵਲ ਜੀਵੇ ਹਨ। 
“ਭਗਤਿ ਕਰਹਿ ਮਰਜੀਵੜੇ ਗੁਰਮੁਖਿ ਸਦਾ ਹੋਇ।” 
- ਵਡ ੪, ਵਾਰ ਦਸ, ੩, ੧ : ੧ (589) 
_ਹੋਰ ਰੂਪ - ਮਰਜੀਵਾ -- 
“ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ।” 
(ਮਰ ਕੇ ਜਿਊਣ ਵਾਲਾ) 
-- ਰਾਮ ੩. ਵਾਰ ੪ਸ, ਕਬ, ੧ : 2 (946) 
ਮਰਣ -- ਮੌਤ, ਸਰੀਰ ਤੋਂ ਪ੍ਰਾਂਣਾ ਦਾ ਵਿਯੋਗ 
“ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ 
ਮਰਣ ਭਵ ਖੰਡਾ ਹੇ । ” 
- ਗਉ ੪, ਸੋਹ ੪, ੩ : ੧ (13) 
ਹੋਰ ਰੂਪ -- ਮਰਣ -- 
“ਇਹੁ ਜਗੁ ਮੋਹ ਹੇਤ ਬਿਆਪਤੰ ਦੁਖੁ ਅਧਿਕ 


ਜਨਮ ਮਰਣੰ।” 


-- ਗੂਜ ੧, ਅਸ ੫, ੫ : ੧ (505) | 


ਮਰਣਹ -- 
ਜਨਮ ਤ ਮਰਣਹ। ” (ਮੌਤ ਦਾ) 
-- ਸਸ ੫, ੧੭ : ੨ (355) 
ਮਰਣਹਾਰੁ -- ਵਿਨਾਸਕਾਰੀ, ਬਣਸਣਹਾਰ, ਮਰਣ 
ਵਾਲਾ 
“ਮਰਣਹਾਰੁ ਇਹੁ ਜੀਅਰਾ ਨਾਹੀ।” 
- ਗਉਂ ੫, ੧੧੨, ੩: ੨ (188) 
ਮਰਣਹੁ -- ਮੌਤ ਤੋਂ, ਮਰਣ ਤੋਂ ਰ 
“ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ।” 
- ਸਲੋ ਫਰ, ੯੩ : ੨ (13682) 
ਮਰਣਾ -- ਸ੍ਰਾਸ ਮੁਕਤ ਹੋਣਾ, ਨਿਰਜਿੰਦ ਹੋਣਾ 
“ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ।” 











- ਸਿਰੀ ੧, ੩, ੨ : ੧(15) 
ਹੋਰ ਰੂਪ -- ਮਰਣਿ -- ਰ 
_ “ਜੋਰੁ ਨ ਜੀਵਣਿ ਮਰਣਿ ਨਹ ਜੋਰੁ।” (ਮਰਨ 
ਵਿਚ) -- ਜਪੁ ੧, ੩੩ : ੩ (7) 
“ਜਨਮੁ ਜੀਤਿ ਮਰਣਿ ਮਨੁ ਮਾਨਿਆ। ” (ਮਰਨ 
ਨਾਲ) - ਗਉ ੧, ੮,੨: ੧(153) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ 
ਵਾਰੁ।” (ਮੌਤ ਨੇ) ` 
-- ਸਾਰ ੪, ਵਾਰ ੧੭ਸ, ੧, ੧ : ੧ (1244) 
ਮਰਣੁ -- 
“ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ 
ਚਾਰਿ।” (ਮੌਤ) 
-- ਸਿਰੀ ੧, ੧੫, ੧: ੨ (15) 
ਮਰਣੇ -- 
“ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ 
ਮਰਣੇ।” (ਮੌਤ) 
- ਗਉ ੪, ਵਾਰ ੯ : ੨ (320) 
ਮਰਣੇਨ -- 
ਕੀਰਤਨਹ। ” (ਮਰਣਾ) 
- ਗਾਥਾ ੫, ੭ : ੨ (1360) 
ਮਰਤ -- 1. ਮਰਨ ਵੇਲੇ 
“ਅਵਰ ਮਰਤ ਮਨੁ ਤੋਲੇ ਤਉ ਭਗ ਮੁਖਿ ਜਨਮੁ 
ਵਿਗੋਇਆ।” 
- ਸਿਰੀ ਬੇਣੀ , ੧, ੩ : ੪ (93) 
“ਜੀਵਤ ਮੁਕੰਦੇ ਮਰਤ ਮੁਕੰਦੇ।” (ਮਰਦਿਆਂ) 
- ਗੋਂਡ ਰਵਿ, ੧, ੧" : ੧ (875) 
2..ਮੌਤ 
'ਮਰਤ ਨ ਸੋਗ ਬਿਓਗੀ। ” 
-- ਗਉਂ ਕਬ, ੫੩, ੧" : ੨ (334) 


_ 3. ਮਾਤ ਲੋਕ 


ਸਤਿ ਗੁਰਿ ਕਿਰਪਾ ਧਾਰੀ ਜੀਉ।” 
-- ਸੋਰ ੧, ੮, ੨ : ੧ (598) 
ਮਰੰਤਹ -- ਮਰਦੇ 
ਚਾਰਿ।” -- ਸਲੋ ਕਬ, ੯੧ : ੧ (1369) 


ਮਰਤਬਾ 


1903 


ਆ"... 


ਮਰਤਬਾ =- ਪਦਮੀ, ਦਰਜਾ 
“ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸਨੋ 
ਕਿਰਪਾ ਕਰੇ ਰਜਾਇ। ” 


- ਬਿਹਾ ੪, ਵਾਰ ੧੯ਸ, ੩, ੨ : ੫ (556) 


ਮਰਤਾ -- ਮਰਦਾ, ਪ੍ਰਾਣਾਂ ਤੋਂ ਵਿਹੂਣਾ ਹੁੰਦਾ 


“ਖਰਤ ਜਾਤਾ ਨਦਰਿ ਨ ਆਇਆ।” 


-- ਗਉ ੧, ੪, ੪ : ੪ (152) 


ਹੋਰ ਰੂਪ -- ਮਰਤਿਆ -- 
“ਜਿਉ ਉਲਝਾਇਓ ਬਾਧਬੁਧਿ ਕਾ ਮਰਤਿਆ 
ਨਹੀ ਬਿਸਰਾਨੀ।” (ਮਰਨ ਤਕ) 

-- ਗਉ ੫, ਅਸ ੧੫, ੪ : ੧ (242) 

ਮਰਤੀ -- 
“ਮਰਤੀ ਬਾਰ ਅਗਨਿ ਸੰਗਿ ਜਾਲੀ।” (ਮਰਦੀ) 
ਰ - ਗਉ ਕਬ, ੧੧, ੨ : ੨ (325) 

ਮਰੰਤੀ -- 
“ਲਾਜ ਮਰੰਭੀ ਮਰਿ ਗਈ ਘੁਘਟੁ ਖੋਲਿ ਚਲੀ। ” 
-- ਰਾਮ ੧, ਦਓ ੧੨ : ੧ (931) 

ਮਰਤੁ -- (ਸੰ. ਸਕੂਰ) ਹਵਾ, ਪ੍ਰਾਣ 


“ਸੂਰ ਸਰੁ ਸੋਸਿ ਲੈ ਸੋਮ ਸਰੂ ਪੋਖਿਲੈ ਜੁਗਤਿ ਕਰਿ . 


ਮਰਤੁ ਸੁ ਸਨ ਬੰਧੁ ਕੀਜੈ।” 


- ਮਾਰੂ ੧, ੯, ੧ : ੧ (991) 


ਮਰਤੇ -- 1. ਮਰਦਿਆਂ 
“ਤਿਸ ਕਉ ਖ਼ਰਤੇ ਘੜੀ ਨ ਲਾਗੈ।” 
-- ਮਾਝ ੫, ੫0,3੧: 2 (109) 
2. ਮਰਦੇ ਰ੍ ਰ੍ 
“ਡਰਿ ਡਰਿ ਮਰਤੇ ਜਬ ਜਾਨੀਐ ਦੂਰਿ।” 
ਰ੍ -- ਗਉ ੫, ੧0੧, ੧ : ੧ (186) 
ਹੋਰ ਰੂਪ -- ਮਰੰਤੇ -- _ 
ਚਾਰਿ।” -- ਸਲੋ ਕਬ, ੯੧ : ੨ (1369) 
ਮਰਦ -- ਬਹਾਦਰ, ਸੂਰਮਾ 
“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ 
ਮਰਦ ਕਾ ਚੇਲਾ। ” 


<< ਵਿ ਬੋ. ਉ. 2 $ 0 (723)" 


ਕਬੂਲ ਪਰਾ।” (ਪੰਜ ਬਹਾਦਰ ਭਾਵ ਕਾਮਾਦਕ) 


'-- ਮਾਰੂ,੫, ਸੋਲਾ ੧੨, ੪ : ੩ (1063). 





ਸਰਦਾ 
ਮਰੰਦ -- ਮਰਦਾ 
“ਸਾਧ ਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ 
ਮਰੰਦ।” _-- ਕਾਨ ੫, ੩੨, ੨ : ੨ (1304) 
ਮਰਦਨ -- ।. ਮਲਦਾ ਹੈ 


“ਚੋਆ ਚੰਦਨੁ ਮਰਢਨ ਅੰਗਾ ।” 
-- ਗਉ ਕਬ, ੧੧, ੩ : ੧ (325) 
“ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ। ” 
-- ਗਉ ਕਬ, ੬੪, ੩ : ੧ (331) 
(ਮਹਾਨਕੋਸ਼ ਇਥੇ ਪਾਠ ਮਰਦ ਨ ਕਰਕੇ ਮਰਦ 
ਦੇ ਅਰਥ ਰਗੜਾ ਸਖਤੀ ਨਾਲ ਮਸਲਣ ਦੀ 
ਕ੍ਰਿਯਾ ਕਰਦਾ ਹੈ ਅਤੇ ਦਰਖਣ ਮਰਦਨ ਦੇ 
ਅਰਥ ਮਰਦਾਂ ਭਾਵ ਗੁਰਮੁਖਾ ਕਰਦਾ ਹੈ) 
2. ਮਲਣ ਵਾਲੀ ਵਸਤੂ, ਵਟਣਾ 
“ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ। ” 

-- ਆਸਾਂ ੫, ੧੧0, ੩ : ੧ (398) 
“ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ 

ਕਰ ਤਲੀਰੇ। ” 

-- ਆਸਾ ੫, ੧੩੨, ੨ : ੧ (401) 
(ਮਹਾਨਕੋਸ਼ ਇਸ ਦੇ ਅਰਥ “ਪੀਹਣਾ” ਕਰਦਾ 
ਹੈ) 

ਮਰਦਨਹ -- ।. ਮਲ ਦੇਣ ਵਾਲੇ, ਬਲਵਾਨ 
“ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ 
ਮਰਦਨਹ।  ` -- ਸਸ ੫, ੪੫ : ੧ (1358) 
2. ਮਲਿਆ ਜਾਂਦਾ ਭਾਵ ਨਾਸ ਹੁੰਦਾ ਹੈ 
“ਗਾਥਾ ਗੁੰਢ ਗੋਪਾਲ ਕਥੰ ਮਥੰ ਮਾਨ ਮਰਦਨਹ। ” 
ਰ੍ =- ਗਾਥਾ ੫, ੬ : ੧ (1360) 
ਮਰਦਨੁ -- ।. ਮਲਣਾ ਰ੍ 
“ਦੁਰਗਾ ਕੋਟਿ ਜਾ ਕੈ ਮਰਦਨੂ ਕਰੈ ।” 
_ -- ਭੈਰ ਕਬ, ੨, ੧: ੩(1162) 
2. ਮਲਣ ਵਾਲਾ ਭਾਵ ਵਸ ਕਰਨ ਵਾਲਾ 
ਸੀਲੁ ਬੰਧਾਨਿ ਬਰਾ। ” ਰ 
(ਦਸਾਂ ਇੰਦੀਆਂ ਨੂੰ ਵਸ ਕਰਨ ਵਾਲਾ) 
- ਮਾਰੂ ੫, ਸੋਲਾ ੧੨, 2 : ੩ (1084) 


ਮਰਦਾ - ।. ਮੌਤ ਦੇ ਘਾਟ ਉਤਰਦਾ, ਸੁਆਸਹੀਣ 


ਹੁਢਾ 


ਮਰਦਾਨਾ 1904 


ਫਿਰਿ ਮਰਦਾ ਬਹੁੜਿ ਜੀਵਾਇਆ ਰਾਮ।” 


- ਬਿਹਾ ੪, ਛੰਤ ੩, ੩ : ੩ (539) 





2. ਪੁਰਸ਼ 
“ਚੇਤੇ ਅਉਰਤ ਮਰਦਾ ਸਾਜੇ ਏ ਸਭ ਰੂਪ 
ਤ੍ਰਮ੍ਰਾਰੋ। ” 
- ਪ੍ਰਭਾ ਕਬ, ੨, ੫ : ੧ (1349) 
ਮਰਦਾਨਾ -- (ਫਾ. ਮਰਦਾਨਾ) ਮਰਦਾਂ ਜਿਹਾ 
- ਮਾਰੂ ੫, ਸੋਲਾ ੧੨, ੧੪ : ੨ (1084) 
ਮਰਦਿਆਂ -- ਮਰੀ ਜਾਂਦੇ 
“ਭਖਿਆ ਦੇਇ ਨ ਮਰਦਿਆ ਰਖੈ। ” 
- ਸਾਰ ੪, ਵਾਰ ੯ਸ, ੧, ੧ : ੭ (124) 
ਹੋਰ ਰੂਪ -- ਮਰੰਦਿਆ -- 
ਰੰਗਿ।” (ਮਰਇਆਂ) 
> ਗੂਜੋਂ ੫, ਵਾਰ ੧੯ਸ, ੫, 2 ? ੧ (523) 
ਮਰਦੀ -- ਮਰਦਾਂ ਵਾਲੀ, ਬਹਾਦਰੀ ਦੀ 
“ਪਏ ਕਬੂਲੁ ਖਸੰਮ ਕਾਲਿ ਜਾਂ ਘਾਲ ਮਰਦੀ 
ਘਾਲੀ।” -- ਰਾਮ ਬਸ, ਵਾਰ ੩ : ੧੧ (967) 
ਮਰਦੁ - ਪੁਰਸ਼ (ਅ. ਮਰਦ) ਬਹਾਦਰ 
“ਸੋਈ ਮਰਦੁ ਮਰਦੁ ਮਰਦਾਨਾ। ” 
- ਮਾਰੂ ੫, ਸੋਲਾ ੧੨, ੧੪ : ੨ (1084) 


ਮਰਦੇ -- ਮਰਦੇ ਹਨ, ਸੁਆਸ ਤਿਆਗਦੇ ਹਨ 


“ਮਨਮੁਖ ਗੁਣ ਤੈ ਬਾਹਰੈ ਬਿਨੁ ਨਾਵੈ ਮਰਦੇ ਝੂਰਿ।” ` 


- ਸਿਰੀ ੩, ੩੭, ੨ : ੪ (27) 
ਮਰਦੈ -- ਮਲ ਦੇਵੇ, ਖਤਮ ਕਰ ਦੇਵੇ 
"ਕਾਲ ਪੁਰਖੁ ਕਾ ਮਰਦੈ ਮਾਨੁ ।”” 
- ਭੈਰ ਕਬ, ੧੧, ੧ : ੩ (1159) 
ਮਰਦੋ -- ਲਗਾਤਾਰ ਮਰਦਾ ਜਾਂਦਾ 
“ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ। ” 
- ਬਿਹਾ ੪, ਵਾਰ ੧੯ਸ, ੩, ੧ : ੧ (555) 
ਮਰਨ -- ਸਰੀਰ ਤੋਂ ਪ੍ਰਾਣਾਂ ਦਾ ਵਿਯੋਗ, ਮੌਤ 
ਭਰਪੂਰਿ।”” -- ਸਿਰੀ ੩, ੫੩, ੧" : ੨ (34) 


ਰਾ 


ਹੰਚ ਰੂਪ -- ਮਰਨਾ -- 


“ਇਆ ਮਾਇਆ ਮਹਿ ਜਨਮਹਿ ਮਰਨਾ। ” 











(ਸੁਆਸ ਹੀਣ ਹੋਣਾ, ਮਰ ਜਾਣਾ) 

- ਗਉ ੫, ਬਾਅ ੧੧ : ੩ (252) 
“ਸੋ ਮਰਨਾ ਗੁਰ ਸਬਦਿ ਪ੍ਰਗਾਸਿਆ। ” (ਮੌਤ) 
- ਗਉਂ ਕਬ, ੨0, ੧ : ੨ (327) 


- ਗਉ ਕਬ, ੨0, ੧“ : ੧ (327) 
"ਮਰਣੁ ਮੁਣਸਾ ਸੂਰਿਆ ਹਕੂ ਹੈ ਜੋ ਹੋਇ 
ਮਰਨਿ ਪਰਵਾਣੇ।” (ਮੌਤ, ਮਰਨਾ) 

-- ਵਡ ੧, ਅਲ ੨, ੩ : ੧ (579) 


ਮਰੰਨਿ -- 
“ਦੁਨੀਆ ਕੇਰੀ ਦੋਸਤੀ ਮਨਮੁਖ ਦਝਿ 
ਮਰੰਨਿ।” (ਮਰਦੇ ਹਨ) 
- ਸੂਹੀ ੩, ਅਸ ੩, ੨ : ੧ (755) 
ਮਰਨੀ -- ਰ 
“ਐਸੀ ਮਰਨੀ ਜੋ ਮਰੈ ਬਹੁਰਿ ਨ ਮੁਰਨਾ 
ਹੋਇ।” (ਮੌਤ) 


- ਬਿਹਾ ੪, ਵਾਰ ੧੭ਸ, ਕਬ, ੧ : ੨ (55) 
ਮਰਨੁ -- 
'ਮਰਨੁ ਭਇਆ ਮਗਹਰਿ ਕੀ ਬਾਸੀ।” (ਮੌਤ, 
ਮਰਨਾ) -- ਗਉ ਕਬ, ੧੫, ੩ : ੨ (326) 
ਮਰਨੇ -- 
“ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ 
ਆਨੰਦੂ।” (ਮੌਤ) 
- ਸਲੋ ਕਬ, ੨੨ : ੧ (1365) 
ਅਰ << 
“ਮਰਨੈ ਤੇ ਕਿਆ ਡਰਪਨਾ ਜਬ ਹਾਥਿ ਸਿਧ 
ਉਰਾਲੀਨ।” (ਮਰਨ ਤੋਂ) 
- ਸਲੋ ਕਬ, ੭੧ : ੨ (1368) 
“ਜਿਹ ਮਰਨੈ ਸਭੁ ਜਗਤੁ ਤਰਾਸਿਆ। ” (ਮੌਤ 
ਨੇ) -- ਗਉ ਕਬ, ੨0, ੧ : ੧ (327) 
ਮਰਨੋ -- 
“ਮਰਨੋ ਮਰਨੁ ਕਹੈ ਸਭੁ ਕੋਈ।” (ਮੌਤ) 
-- ਗਉ ਕਬ, ੨0, ੨ : ੧ (327) 
ਮਰਨਿ੍‌ -- 
"ਨਾਮ ਬਿਹੂਨੜਿਆ ਸੇ ਮਰਨਿ੍‌ ਵਿਸੂਰਿ 
ਵਿਸੂਰਿ।” (ਮਰਦੇ ਹਨ) 


-- ਆਸਾ ੫, ੧0੬, ੨ ? ੨ (397) 


ਮਰੰਨ੍ਹਿ -- 


“ਨਾਨਕ ਸਤੀਆ ਜਾਣੀ ਅਨ੍ਹਿ ਜਿ ਬਿਰਹੇ 


ਚੋਟ ਮਰੰਨ੍ਹ।” (ਮਰਦੀਆਂ ਹਨ) 


- ਸ਼ੂਹੀ ਛ, ਵਾਰ ੬ਸ, ੩, ੧ : ੨ (787) 


ਮਰਬੇ -- ਮਰਨ ਦਾ 
“ਭੈ ਮਫਬੇ ਕੇ ਬਿਸਰਤ ਨਾਹਿ ਨ ਤਿਹ ਚਿੰਤਾ ਤਨੁ 
ਜਾਰਾ। ”” <<-ਜੱਕ ਇੰ. 2.. ੧ : 2 (700 
ਮਰਮ -- ਭੇਦ 


“ਦੇਵੀਆ ਨਹੀ ਜਾਨੈ ਮਰਮ। ” 
. -= ਰਾਮ ੫, ੩੬, ੨ : ੩ (894) 
ਹੋਰ ਰੁਪ -- ਮਰੰਮ -- 


“ਮੁਸਨ ਮਗਨ ਮਰੰਮ ਸਿਉ ਖੰਡ ਖੰਡ 


ਕੱਰਿਹਾਰ।” (ਭੇਦ) 


1905 





_ -- ਚਉ ੫, ੧0 : ੨ (1364) | 


੪9 


ਮਰੰਮ =- ।. ਭੇਦ, ਵੇਖੋ 'ਮਰਮ” 


2. ਸਰੀਰ ਦਾ ਕੋਈ ਗੁਝਾ ਅੰਗ ਜਿਥੇ ਸਟ ਲਗਨ ` 


ਨਾਲ ਆਦਮੀ ਮਰ ਜਾਂਦਾ ਹੈ 
“ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਨਉਰ।” 


-- ਸਲੋ ਕਬ, ੧੮੨ : ੨ (1374) 


(“ਦਰਪਣ” ਅਰਥ ਦਿਲ ਨੂੰ ਵਿੰਨ੍ਹਣ ਵਾਲੀ ਕਰਦਾ 


ਹੈ ਤੇ ਨਿਰਣੈ ਦਿਲੀ ਪ੍ਰੇਮ) 
ਮਰਮੀ .-- ਭੇਤੀ, ਭੇਦ ਜਾਣਨ ਵਾਲਾ 
“ਮਰਮੀ ਹੋਇ ਸੁ ਮਨ ਕਉ ਜਾਨੈ।”” 
-- ਗਉ ਕਬ, ਬਾਅ ੩੧ : ੨ (342) 
ਮਰਮੁ -- ਭੇਦ 
“ਮਰਮੁ ਤੁਮਾਰਾ ਗੁਰ ਤੇ ਪਾਇਆ।” 
-- ਗਉਂ ੫, ੮੭,੪:੨(181) 
ਹੋਰ ਰੁਪ -- ਮਰੰਮੁ - _ 
ਰ “ਮਿਤ ਕਾਂ ਚਿਤੁ ਅਨੂਪੁ ਮਰੰਮੁ ਨ ਜਾਨੀਐ।” 


- ਫੁਨ ੫, ੧੨ : ੧ (1362). 


ਮਰਾ -- ।. ਮਰਾਂ, ਮਰਦੀ ਹਾਂ 


“ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ 


ਫੂਟਿ ਮਰਾ।” -- ਸਿਰੀ ੧, ੩੧, ੧ : ੨ (25) 
_ਹੋਰ ਰੂਪ -- ਮਰਾਂ -- 
“ਖਿਨੁ ਪਲੁ ਘੜੀ ਨ ਜੀਵਉ ਬਿਨੁ ਦੇਖੇ ਮਰਾਂ 
ਮਾਇ।”” (ਮਰਦੀ ਹਾਂ) 





ਮਰਾਲ 


- ਸਾਰ ੪, ਵਾਰ ੨੯ : ੩ (1246) 
2. ਮੌਤ 
“ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ 
ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ 
ਲਾਇਆ। ” 
-- ਗਉ ੪, ੫੧, ੪ : ੨ (168) 
ਮਰਾਉ -- ਮਰਦੀ ਹਾਂ ਰ੍ 
“ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ 
ਮਰਾਉ। ”- ਮਾਰੂ ੧, ਅਸ ੯, ੨ : ੨ (1014) 
ਮਰਾਇ -- ਮਰਦੀ ਹੈ 
“ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ 
ਮਰਾਇ। ”-- ਸਿਰੀ ੧, ਅਸ ੧੫, ੮ : ੨ (63) 
ਮਰਾਇਦਾ -- ਮਰਵਾਉਂਦਾ ਹੈ 
“ਕੁਵਲੀਆ ਪੀੜ ਆਪਿ ਮਰਾਇਦਾ ਪਿਆਰਾ 
ਕਰਿ ਬਾਲਕ ਰੂਪਿ ਪਚਾਹਾ।” 
- ਸੋਰ ੪, ੬, ੨ : ੩ (606) 
ਮਰਾਈਐ -- ਮਰ ਜਾਈਏ, ਮਰ ਜਾਈਦਾ ਹੈ 
“ਜੇ ਦੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ। ” 
` ਵਡ ੪, ਵਾਰ ੧0 : ੩ (590) 
ਮਰਾਸਾ -- ਮਰਨਾ ਹੈ 
“ਸੋ ਐਸਾ ਪ੍ਰਭੁ ਛੋਡਿ ਅਪਨੀ ਬਿਰਥਾ ਅਵਰਾ 
ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ` 
ਮਰਾਸਾ।` _- ਗੋਂਡ ੪, ੨, ੨ : ੩ (860) 
ਮਰਾਹਾ -- ਮਰ ਜਾਂਦੀ ਹੈ __ 
“ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ 
ਬਿਨੁ ਮੀਨੁ ਮਰਾਹਾ। ” 
ਰਿ - ਸੂਹੀ ੪, ਛੰਤ ੫, ੨ : ੩ (776) 
ਹੋਰ ਰੂਪ -- ਮਰਾਹਿ -- 
ਜਨਮਿ ਮਰਾਹਿ।” (ਮਰਦੇ ਹਨ) 
-- ਸੋਰ ੪, ਵਾਰ ੨ਸ, ੩, ੨: ੪ (643) 
ਮਰਾਹੀ -- 
ਵੀ 
ਹਉਲਿ ਮਫਾਹੀ।” (ਮਰਦੇ ਹਨ) 
-- ਗੋਉ ੪, ਵਾਰ ੧ਪ੫ਸ, ੪, ੨ : ੬ (308) 
ਮਰਾਲ -- ਹੰਸ, ਰਾਜ ਹੰਸ 





ਮਰਿ 1906 ਮਰੋਤੈ 
ਦੂਖ ਕਾਗਰ। ”' ਰ - ਆਸਾਂ ੧, ਅਸ ੪, ੮ : ਤੇ (413) 


- ਸਵ ੪. ਮਥੁ ੪ : ੩ (1401) 
ਮਰਿ -- 1. ਪ੍ਰਾਣ ਹੀਨ ਹੋਣਾ, ਮਰਨਾ 
“ਆਖਾ ਜੀਵਾ ਵਿਸਰੈ ਮਰਿ ਜਾਉ।” 
- ਆਸਾਂ ੧, ਸੋਦ ੩. ੧ : ੧(9) 
2. ਮਰ ਕੇ ਰੂ 
“ਆਵਣੁ ਜਾਣੁ ਨ ਜੁਕਈ ਮਰਿ ਜਨਮੈ ਹੋਇ 
ਖੁਆਰੁ। ` -- ਸਿਰੀ ੧, ੧੩, ੩ : ੩ (19) 
ਹੋਰ ਰੂਪ -- ਮਰਿਓ - 
“ਜੋਬਨ ਬੀਤਿ ਜਰਾ ਰੋਗਿ ਗੁਸਿਓ ਜਮਦੂਤ ਨ 
ਡੰਨੁ ਮਿਰਤੁ ਮਰਿਓ ਹੈ।” (ਮਰਿਆ) 
=- ਸਮੁਂ ੫, ੮੯ : ੪ (1388) 
ਮਰਿਓਦਿ -- ਮਰੀਦਾ ਹੈ, ਮਰਨ ਲਗੀਦਾ ਹੈ 
“ਵਿਛੋੜਾ ਸੁਣੇ ਡੁਖੁ ਵਿਣੁ ਡਿਨੇ ਮਰਿਓਦਿ।” 
- ਮਾਰੂ ੫, ਵਾਰ ੧੮ਸ, ੫, ੩ : ੧ (1100) 


ਮਰਿਜੀਵਾ -- ਮਰ ਕੇ ਜਿਉਣ ਵਾਲਾ 


“ਰਾਮ ਕਸਉਟੀ ਸੋ ਸਹੈ ਜੋ ਮਰਿਜੀਵਾ ਹੋਇ।” | 


- ਸਲੋ ਕਬ, ੩੩ : ੨ (1366) 
ਮਰਿਬੋ =- ਮਰੇ ਹਨ 
“ਮੈ ਨ ਮਰਉ ਮਰਿਬੋ ਸੰਸਾਰਾ।” 
-- ਗਉ ਕਬ, ੧੨, ੧" : ੧ (325) 


11 ਰੀਤ 


“ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ 
`_ ਨਹ ਮਰੀ। -- ਸਿਰੀ ੫, ਛੰਤ ੩, ੫ : ੪ (81) 
ਹੋਰ ਰੂਪ -- ਮਰੀਆ - 
“ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ 
_ਮਰੀਆ। ” (ਮਰਦਾ ਹੈ) 


-- ਆਸਾ ੪, ਛੰਤ ੧੫, ੨ : ੩ (449) 
`ਮਰੀਐ -- 
“ਹਰਿ ਜਲ ਨਿਧਿ ਹਮ ਜਲ ਕੇ ਮੀਨੇ ਜਨ 
ਨਾਨਕ ਜਲ ਬਿਨੁ ਮਰੀਐ ਜੀਉ। ” (ਮਰੀਦਾ 
ਹੈ) - ਮਾਝ ੪. ੩, ੪ : ੩ (95) 
ਮਰੀਜਈ -- ਮਰਦੇ ਹਨ 
“ਕਰਮ ਵਧਹਿ ਕੈ ਲੋਅ ਖਪਿ ਮਰੀਜਈ। ” 
-- ਮਲਾ ੧, ਵਾਰ ੧੭ : ੬ (1265) 
ਮਰੀਜੈ -- ਮਰਦੇ ਹਨ, ਮਰ ਜਾਈਏ 








“ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ 
ਭਇਆ ਵਿਡਾਣਾ। ” 
-- ਵਡ ੧, ੩, ੧ : ੨0 (558) 
“ਤੈ ਗੁਣ ਬਿਖਿਆ ਜਨਮਿ ਮਰੀਜੈ।” (ਮਰੀਦਾ 
ਹੈ) -- ਰਾਮ ੧, ਅਸ ੫, ੨ : ੨ (905) 
ਮਰੁ - 1. ਮਰ, ਮਰੋ ਮਰੀਏ 
ਮਰੁ ਮਾਰਿ।” -- ਸਿਰੀ ੧, ੧੮, ੨ : ੨ (21) 


“ਜੀਵਦਿਆ ਮਰੁ ਮਾਰਿ ਨ ਪਛੋਤਾਈਐ। ” 

- ਮਾਝ ੧, ਵਾਰ ੨0 : ੧ (147) 
“ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ 
ਪਾਇ।” - ਸਿਰੀ ੧, ੨0, ੪ : ੧ (21) 
(ਮਹਾਨ ਕੋਸ਼ ਇਥੇ 'ਮਰੁ” ਦੇ ਅਰਥ “ਮਾਰਨ 
ਵਾਲਾ” ਕਰਦਾ ਹੈ) 
2. ਮੌਤ ਰ 
'ਮਰੁ ਮੁਇਆ ਸਬਦੇ ਮਰਿ ਜਾਇ।” 


- ਆਸਾ ੩, ੪੫. ੧" : ੧ (362) 
“ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ 
ਜਾਉ।”” (ਮੌਤ) 
- ਮਾਰੂ ੧, ਅਸ ੩, ੧ : ੧ (1010) 
ਮਰੇ -- ਮਰਨ ਵਾਲਾ ਰ 
ਸੰਧਉਰਾ । ” -- ਗਉ ਕਬ, ੬੮, ੧" : ੨ (338) 
ਹੋਰ ਰੂਪ -- ਮਰੈ - 
“ਨਾ ਓਹੁ ਮਰੈ ਨ ਹੋਵੈ ਸੋਗੁ।” (ਮਰਦਾ ਹੈ) 
- ਆਸਾ ੧, ਸੋਦ ੩, ੩ : ੧ (9) 
“ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ 
ਦੂਧੈ ਮਾਇ।” (ਭਾਵ ਬੁਝਦੀ ਹੈ) 
-- ਸਿਰੀ ੧, ਅਸ ੧੫, ੮ : ੧ (63) 
“ਜੀਵਤੁ ਮਰੈ ਹਰਿ ਨਾਮੁ ਵਖਾਣੈ।” (ਮਰੇ) 
-- ਸਿਰੀ ੪, ਵਾਰ ੧੪ਸ, ੩, ੨ : ੪ (88) 
ਮਰੋਰਉ -- ਮਰੋੜਦੀ ਹਾਂ, ਭਾਵ ਪਛਤਾਉਂਦੀ ਹਾਂ 
“ਤਪਿ ਤਪਿ ਲਹਿ ਲੁਹਿ ਹਾਥ ਮਰੋਰਉ।” 
-- ਆਸਾ ਫਰ, ੧, ੧ : ੧ (794) 
ਮਰੋੜੈ -- ਮਰੋੜਦੇ ਹਨ 
“ਹਥ ਮਰੋਂੜੈ ਤਨੁ ਕਪੇ ਸਿਆਹਹੁ ਹੋਆ ਸੇਤੁ।” 


ਮਲ 


1907. 





(ਭਾਵ ਦੁਖ ਦਿੰਦੇ ਹਨ) 


-- ਮਾਝ ੫, ਬਾਰ 2 : ੬ (134) 


ਮਲ -- 1. ਪਹਿਲਵਾਨ 
“ਮਲ ਲਥੇ ਲੈਦੇ ਫੇਰੀਆ।” 
-- ਸਿਰੀ ੫, ਅਸ-੨੯, ੧੮ : ੨ (74) 
2. ਬਲਵਾਨ ਵਿਅਕਤੀ ਭਾਵ ਜਮਦੂਤ 
“ਖੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ।” 
- ਮਾਝ ੧, ਵਾਰ ੧੧ਸ, ੧, ੨ : ੨ (143) 
3. ਗੰਦੇ ਲੋਕ 
“ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ 
ਸੁਗਿਆਨਾ।” 
` -- ਗਉ ੫, ਛੰਤ ੨, ੩ : ੫ (240) 
4. ਮੈਲ ਰ 
“ਮਲਾ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ 
ਨ ਆਵਏ।” 
- ਆਸਾ ੫, ਛੰਤ ੮, ੨ : ੩ (458) 
ਹੋਰ ਰੂਪ -- ਮਲੰ -- 
ਮਲੰ।” (ਮੈਲ) 
ਰ -- ਸਸ ੫, ੪2 : ੧ (1357) 
5. ਭਾਵ ਪਾਪ, ਮਲੀਕ ਕਰਮ 
ਦਹਨ ਭਏ ਮਲ। ” 
<= ਟੋਡੀ ੫. 2੬, 9. 8917) 
6. ਮਲਦੇ ਹਨ, ਕਬਜ਼ਾ ਕਰਦੇ ਹਨ 
“ਜਿਨੀ ਪਛਾਤਾ ਖਸਮੁ ਸੇ ਦਰਗਹ ਮਲ। ” 
-- ਰਾਮ ੫. ਵਾਰ ੧੬ : ੬ (964) 
ਮਲਊਨ -- (ਅ. ਮਲਅਊਨ) ਫਿਟਕਾਰੇ ਜਾਣ 





ਰ੍ ਵਿਕਾਰ 
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ 
_ਧਰਾ।  -- ਮਾਰੂ ੫, ਸੋਲਾ ੧੨, ੬ : ੩ (1084) 


- (ਸੰ. ਸਜਘਜਿਯ:) ਭਾਰਤ ਦੇ ਦਖਣ 

ਵਿਚ ਚੰਦਨ ਵਨਾਂ ਵਾਲੇ ਮਲਯ 
ਪਹਾੜ ਤੋਂ ਆਉਣ ਵਾਲੀ ਹਵਾ 

ਰੀ 

“ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ 


ਮਲਆਨਲੋ -- 


[ 





ਹ 





ਬਨਰਾਇ ਫੂਲੰਤ ਜੋਤੀ।” 
-- ਧਨਾ ੧, ਸੋਰ ੩, ੧ : ੨ (13) 
ਮਲਹੂ -- ਮਲੋ, ਝਸੋ 
“ਜਿਨ ਹਰਿ ਧਿਆਇਆ ਤਿਨਹਰਿ ਪਾਇਆ ਮੇਰਾ 
ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ।” 
- ਗੋਂਡ ੪, ੩, ੨ : ੨ (860). 
ਮਲਕ -- (ਅ. ਮਲਕ) ਰਾਜਾ, ਬਾਦਸ਼ਾਹ ` 
ਖੁਦਾਇ ਦਰਾ।” 

- ਮਾਰੂ ੫. ਸੋਲਾ ੧੨, ੮ : ੩ (1084) . 
ਮਲਕਲਮਉਤ -- (ਅ. ਮਲਕੁਲ ਮੌਤ) ਮੌਤ ਦਾ 
ਫਰਿਸ਼ਤਾ 
“ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ।” 

-- ਸਲੋ ਫਰ, ੧00 : ੩ (1383) 
ਮਲਕੁ -- ਮਲਕੁਲ ਮੌਤ, ਮੌਤ ਦਾ ਫਰਿਸ਼ਤਾ 
ਆਇ।” -- ਸਲੋ ਫਰ, ੪੮ : ੧ (1380) 
ਮਲਗਾਰੇ -- ਚੰਦਨ 
“ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ 
ਮਲਗਾਰੇ । -- ਨਟ ੪, ਅਸ ੨, ੧ : ੧ (981) 
ਮਲਤਾ -- ਮਲੀਨ 
“ਮੈਲਾ ਮਲਤਾ ਇਹੁ ਸੰਸਾਰੁ ।” 
- ਭੈਰ ਕਬ, ੩, ੧" : 
ਮਲਨ -- ।. ਮੈਲ, ਗੰਦਗੀ, ਮਲੀਨਤਾ 
“ਮੋਹ ਮਲਨ ਨੀਦ ਤੇ ਛੁਟਕੀ ਕਉ ਨੁ ਅਨਗ੍ਹੁ 


੧ (1158) 


ਭਇਓਰੀ । ” - ਆਸਾ ੫, ੫੧, ੧" : ੧ (383) 
2. ਪਾਪ 
“ਪਭ ਕਹਨ ਮਲਨ ਦਹਨ ਲਹਨ ਗੁਰ ਮਿਲੇ 
ਆਨ ਨਹੀ ਉਪਾਉ।” 
- ਕਾਨ ੫, ੩੯, ੧“ : ੧ (1306) 
3. ਮਿਦੇ ਗਏ, ਦਬੇ ਗਏ 
ਭਏ ਦੁਸਟਾਰੀ।” ਰ੍ 
- ਰਾਮ ੫, ਅਸ ੮, ੧ : ੧ (916) 
4. ਦਲਣ ਵਾਲੇ 


ਮਲਭੁਖੁ 1908 ਮਲੀਣ 
ਪਰ 2$ 32 &= 
ਰਵਿੰਦ ਜੀਉ। ਰ ਉਦਾਸੀ।” _ -- ਗੂਜ ਭ੍ਰਿਲੋ, ੧, ੧ : ੧ (525) 


- ਸਵ ੪, ਗਯੰ ੯ : ੨ (1403) 
ਮਲਭਖੁ -- ਗੰਦੇ ਖਾਣ ਵਾਲਾ 
ਮਾਇਆਧਾਰੀ। ” 


- ਗੂਜ ੪, ਅਸ ੧, ੬ : ੧ (507) 


ਮਲਵਾਣੀ -- ਮੈਲਾ ਪਾਣੀ 
ਸੰਗਿ ਖਾਹੀ।” 
- ਮਾਂਝ ੧, ਵਾਰ ੨੬ਸ, ੧, ੧ : ੧ (149) 
_ਮਲਾਇਕਾਂ -- ਦੇਵਤਿਆਂ ਦਾ, ਫਰਿਸ਼ਤਿਆਂ ਦਾ 
-- ਸਿਰੀ ੪, ਵਾਰ ੨ਸ, ੧, ੨ : ੧ (83) 
ਮਲਾਖਾੜਾ -- (ਮਲ੨ਅਖਾੜਾ) ਪਹਿਲਵਾਨਾਂ ਦਾ 
ਅਖਾੜਾ, ਭਾਵ ਜੀਵਾਂ ਦਾ ਜਗਤ 
“ਆਪੇ ਛਿੰਝ ਪਵਾਇ ਮਲਾਖਾੜਾ ਰਚਿਆ।” 
-- ਮਲਾ ੧, ਵਾਰ ੪ : ੧ (1280) 
ਮਲਾਰ -- ਵਰਖਾ ਰੁਤ ਤੇ ਰਾਤ ਨੂੰ ਗਾਉਣ ਵਾਲਾ 


ਇਕ ਰਾਗ __ 
“ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁਤਨੁ . 
-- ਮਲਾ ੧; ਵਾਰ ੧੮ਸ, ਤੋ, ੧ : ੧(128੨) 
ਹੋਰ ਰੂਪ - ਮਲਾਰੀ -- 
___` “ਸੋਰਠਿ ਗੋਂਡ ਮਲਾਰੀ ਧੁਨੀ।” (ਮੇਘ ਰਾਗ 
ਰ ਰਾਗ ੧ : ੫੧ (1430) 
ਮਲਾਰੂ -- ।. ਮਲਾਹ, ਖੇਵਟ 


“ਨਾ ਬੇੜੀ ਨ ਤੁਲਹੜਾ ਨਾ ਤਿਸੁ ਵੰਵੁ ਮਲਾਰੁ । ” 

- ਸਿਰੀ ੧, ਅਸ ੧੦, ੪ : ੨ (59) 

2. ਵਰਖਾ ਰੁਤ ਦਾ ਇਕ ਰਾਗ, ਹੋਰ ਵੇਖੋ “ਮਲਾਰ” 

`“ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ 
ਸਾਂਤਿ ਹੋਇ।” 


-- ਮਲਾ ੧, ਵਾਰ ੧੧ਸ, ੩, ੨ : ੧ (1283) 


ਮਲਿ - 1. ਮਲ ਕੇ 
“ਅੰਤਰਗਤਿ ਤੀਰਥਿ ਮਲਿ ਨਾਉ।” 
-- ਜਪੁ ੧, ੨੧ : ੪ (4) 


“ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ | 








-2. ਮੱਲ ਕੇ, ਕਬਜਾ ਕਰਕੇ 
“ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਜ਼ਾ ਪਿੜੁ 
ਮਲਿ।” 

-- ਸਿਰੀ ੧, ਅਸ ੧੧, ੮ : ੩ (60) 
“ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ।” 

-- ਸਲੋ ਫਰ, ੯੭ : ੨ (1383) 
3. ਮਸਲ ਕੇ, ਮਲ ਕੇ 
_ “ਗੁਰਮੁਖਿ ਕੋਈ ਗਾਰੜੂਹ ਤਿਨਿ ਮਲਿ ਦਲਿ ਲਾਈ 

ਪਾਇ।” 

- ਗੁਜ ੩, ਵਾਰ ਪਸ, ੩, ੨ : ੩ (510) 
ਮਲਿਆ -- ਮਧੋਲ ਦਿੱਤਾ, ਖਤਮ ਕਰ ਦਿੱਤਾ 
'ਇਨਿ ਹਿਦੂੰ ਮੇਰਾ ਮਲਿਆ ਮਾਨੁ।” 

-- ਭੈਰ ਨਾਮ, ੧0, ੯ : ੨ (1165) 
ਮਲਿਆਗਰੁ -- ਚੰਦਨ 
“ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ 
ਤਜੰਤ।”” _-- ਸਲੋ ਕਬ, ੧੭੪ : ੨ (1373) 
ਮਲਿਨ -- ਮਲੀਨ 
“ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ 
ਜਾਇ।” -- ਗਉ ਰਵਿ, ੧, ੨ : ੧ (346) 
ਮਲੀ = ।. ਮਲੀ, ਮਲ, ਕਾਬਜ਼ ਹੋ 
“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲ 


ਮਲੀ।”” _ -- ਸਿਰੀ ੫, ਛੰਤ ੨, ੩ : ੨ (79) 
2. ਲਾਈ, ਲੇਪਨ ਕੀਤੀ 
“ਸੰਤਹ ਧੂਰਿ ਲੇ ਮੁਖਿ ਮਲੀ। ” 
- ਕੈਦਾ ੫, ੧੪, ੧" : ੧ (1121) 
ਮਲੀਆਗਰ -- ਚੰਦਨ 


ਹਾ ਰਿ 
ਮਲੀਆਗਰ' ਪ੍ਰਗਟ ਸੁਬਾਸੁ । ” 

- ਸਵ ੪, ਕੀਰ ੨ : ੨ (1406) 
ਮਲੀਐ -- ਕਬਜ਼ਾ ਕਰੀਏ ਭਾਵ ਗ੍ਰਹਿਣ ਕਰੀਏ, 
ਧਾਰਨ ਕਰੀਏ 

ਮਲੀਐ। ” -- ਸੂਹੀ ੧, ਛੰਤ ੪, ੩ : ੪ (766) 


| ਮਲੀਣ -- ਮੈਲੀ 


“ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ।” 
-- ਗਉਂ ੩, ੩੮, ੧: ੨ (163). 


ਰਾ 








ਮਲੀਨ 1909 
ਹੋਰ ਰੂਪ --_ਮਲੀਣੰ -- - ਧਨਾ ੧, ੮, ੩ : ੧ (665) 
“ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ ਦੇਹੰ । ਹੋਰ ਰੂਪ -- ਮਲੇਛਾਂ - 
ਮਲੀਣੰ।” (ਗੰਦਾ) “ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ 
-- ਗਾਥਾ-੫, ੧ : ੧ (1360) ਖਾਈ।” (ਮੁਸਲਮਾਨ) 
ਮਲੀਣੁ -- £੍ - ਆਸਾ ੧, ਵਾਰ ੧੬ਸ, ੧, ੧ : ੨ (471) 
“ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।” | _3. ਮਲੀਨ 
(ਗੰਦਾ, ਮੈਲਾ) “ਬ੍ਰਾਹਮਨ ਬੈਸ ਸੂਦ ਅਰੁ ਖੁਤ੍ਰੀਂ ਡੋਮ ਮਲੇਛ ਮਨ 
ਰ - ਸੂਹੀ ੧, ੬, ੧ : ੨ (729) ਸੋਇ।” -- ਬਿਲਾ ਰਵਿ, ੨, ੧: ੧ (858) 
ਮਲੀਨ -- ਗੰਦੀ, ਮੈਲੀ ਮਲੈ -- ।. ਮੱਲਣਾ, ਕਬਜ਼ਾ ਕਰਨਾ 


“ਸੰਤ ਕੈ ਦੂਖਨਿ ਮਤਿ ਹੋਇ ਮਲੀਨ । ” 
-- ਗਉ ੫. ਸੁਖ ੧੩, ੧ : ੫ (279) 
“ਬਿਬੇਕ ਦੀਪ ਮਲੀਨ। (ਭਾਵ ਮਧਮ) 


- ਆਸਾ ਫਵਿ, ੧, ੧" : ੨ (486) 
ਹੋਰ ਰੂਪ -- ਮਲੀਨੁ -- __ 
“ਸੋਈ ਮਲੀਨੁ ਦੀਨੁ ਹੀਨ ਜਿਸੁ ਪ੍ਰਭੁ 
ਬਿਸਰਾਨਾ।” (ਮੈਲਾ) 


- ਬਿਲਾ ੫, ੫0, ੧ : ੧ (813) 
ਮਲੂ -- ਮੈਲ 
“ਅਸੰਖ ਮਲੇਛ ਮਲੁ ਭਖਿ ਖਾਹਿ।” 
<- ਜਪੁ ੧, ੧੮ ;: 2 (8) 
“ਹੋਇ ਕੁਚੀਲੂ ਰਹਾ ਮਲੂ ਧਾਰੀ ਦੁਰਮਤਿ 
ਵਿਕਾਰ।” (ਭਾਵ ਮੈਲਾ) 
-- ਮਾਝ ੧, ਵਾਰ ੪ਸ, ੧, ੧ : ੫ (139) 
ਮਲੂਕ -- ਬਾਦਸ਼ਾਹ 
“ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ। ” 


-- ਸਿਰੀ ੧, ਅਸ ੧੬, ੬ : ੧ (63) 


ਮਲੂਕੀ -- ਸਾਧੂਆਂ ਵਾਲਾ, ਫਰਸ਼ਿਆਂ ਵਾਲਾ 
“ਫਾਹੀ ਸੁਰਤਿ ਮਲੂਕੀ ਵੇਸੁ।” 
-- ਸਿਰੀ ੧, ੨੯, ੩ : ੧ (24) 
ਮਲੇਛ =- ।. ਕੁਕਰਮੀ, ਪਾਪੀ 
“ਅਸੰਖ ਮਲੇਛ ਮਲੂ ਭਖਿ ਖਾਹਿ।” 
-- ਜਪੁ ੧, ੧੮ : ੭ (4) 
2. ਭਾਵ ਮੁਸਲਮਾਨ 
“ਮਲੇਛ ਧਾਨੁ ਲੇ ਪੂਜਹਿ ਪੁਰਾਣੂ । ” 
-- ਆਸਾ ੧, ਵਾਂਰ ੧੬ਸ, ੧, ੨ : ੧੨ (472) 
“ਖੜੀਆ ਤ ਧਰਮੁ ਛੋਡਿਆ ਮਲੇਛ ਭਾਖਿਆ 
ਗਹੀ।” (ਮੁਸਲਮਾਨ ਦੀ ਭਾਵ ਫਾਰਸੀ) 








“ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ।” 
-- ਗਉ ੫, ਵਾਰ ੮ : ੫ (320) 


2. ਮੈਲ ਦਾ 
“ਮੈਲ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ 
ਆਈ। _ -- ਗੂਜ ਨਾਮ, ੨, ੧ : ੧ (525) 

ਮਲੋ -- ਮੈਲ 


“ਕੀਤਾ ਜਿਸੋ ਹੋਵੈ ਪਾਪਾਂ ਮਲੋਂ ਧੋਵੈ ਸੋ ਸਿਮਰਹੁ 
ਪਰਧਾਨੁ ਹੇ।” 
`_` = ਮਾਰੂ ੫, ੩੨, ੨ : ੧ (1008) 
ਮਲੋਵਉ -- ਮਲਾਂ 
“ਪਾਵ ਮਲੋਵਉ ਸੰਗਿ ਨੈਨ ਭਤੀਰੀ। ” 
- ਸੂਹੀ ੫, ੧੦, ੨ : ੧ (739) 
ਹੋਰ ਰੁਪ -- ਮਲੋਵਾ -- ੍ 
“ਪਾਵ ਮਲੋਵਾ ਆਪੁ ਤਿਆਗਿ ਸੰਤ ਸੰਗਿ 
_ਸਮਾਵਉਂ।” (ਮਲਾਂ) 
-- ਬਿਲਾ ੫, ੪੫, ੨ : ੨ (812) 
ਮਵਲਸਰਾ -- ਮੌਲਸਰੀ ਇਕ ਦਰਖਤ ਜਿਸ ਨਾਲ 
ਵਰਖਾ ਰੁਤ ਵਿਚ ਖੁਸ਼ਬੂਦਾਰ ਫੁਲ 
ਲਗਦੇ ਹਨ 
ਤਰੋਵਰ ਮਵਲਸਰਾ। ” 

ਰ -- ਸਵ ੩, ੧ : ੫ (1392) 
ਮੜਵੜੀ - ਦੇਹ ਰੂਪੀ ਮੜ੍ਹ ਵਿਚ ਵੜੀ ਹੋਈ, ਦੇਹ 
ਅਭਿਮਾਨ ਵਾਲੀ 
“ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ। ” 
-- ਮਾਰੁ ੩, ਵਾਰ ੫ਸ, ੧, ੧ : ੧ (1086) 
(ਮਤ (ਸ਼ਮਸ਼ਾਨ) ਵਿਚ ਵਸਨ ਵਾਲੀ, ਭੂਤਨੀ 

(ਮਹਾਨਕੋਸ਼) 





ਮੜਾ 1910 ਮਾਇ 

ਮੜਾ -- 1. ਲੋਥ, ਪ੍ਰਾਣ ਰਹਿਤ ਦੇਹ 3. ਦੇਹ 

“ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ “ਰਕਤੁ ਬਿੰਦੂ ਕੀ ਮੜੀ ਨ ਹੋਤੀ ਮਿਤਿ ਕੀਮਤਿ 
ਰਾਮ ਨਾਮੁ ਨਹੀ ਵਸਿਆ।” ਨਹੀ ਪਾਈ।” 


- ਬਸੰ ੪, ਅਸ ੧,੨:੧(1191) 
2. ਸਮਾਧ 
“ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬ਼ਿਰਥੀ 
ਘਾਲ ਗਵਾਵੈ ।” 
- ਮਲਾ ੪, ੪, ੩ : ੨ (1264) 
ਮੜਿਆ -- ।. ਮੜੇ, ਲਕੜਾਂ ਦੇ ਢੇਰ, ਗਰਾ, ਪੂਲਾ 
“ਲਖ ਮੜਿਆ ਕਰਿ ਏਕਨੇ ਏਕ ਰਤੀ ਲੇ ਭਾਹਿ।” 
- ਆਸਾ ੧, ੩੨, ੧" : ੨ (358) 
2. ਲੋਥਾਂ 
“ਸਤੀਆ ਏਹਿ ਨ ਆਖੀਅਨਿ ਜੋ ਮੜਿਆ 
ਲਗਿ ਜਲੰਨ੍ਹਿ।” 
- ਸੂਹੀ ੩, ਵਾਰ ੬ਸ, ੩, ੧ : ੧ (787) 
ਮੜੀ -- 1. ਮ੍ਰਿਤ ਸਰੀਰ ਨੂੰ ਦਾਹ ਕਰਨ ਦਾ ਸਥਾਨ 


ਮਸਾਨ 
“ਰਹੈ ਬੇਬਾਂਣੀ ਮੜੀ ਮਸਾਣੀ।” 
ਦ= ਆਨਾ ੧, ਵਾਰ ਓਸ, ੧, ੨ : ੧੩ (467) 
ਹੋਰ ਰੂਪ -- ਮੜੈ -- 
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ 
ਮੜੈ ਮਸਾਣਿ ਨ ਜਾਈ।” 
-- ਸੈਰ ੧, ਅਸ ੧, ੧ : ੧ (634) 
2. ਮਠ, ਕੋਠੜੀ, ਮੰਦਰ 
“ਜਗੁ ਪਰਬੋਧਹਿ ਮੜੀ ਬਧਾਵਹਿ।” (ਸਰੀਰ 
ਰੂਪੀ ਮੜੀ) 
- ਜਾਮ ੧, ਅਸ ੨, ੧ : ੧ (303) 
ਗਗਨ ਕਲ ਧਾਰੀ।” 
- ਰਾਮ ੧, ਅਸ ੯, ੧ : ੧ (907) 
“ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ 
ਨਾਲਿ।”” (ਕੋਠਾ) 
- ਮਾਰੂ ੩, ਵਾਰ ਦਸ, ੩, ੧ : ੩ (1089) 
ਹੋਰ ਰੂਪ -- ਮੜੈ -- 
ਲਾਇਆ ਰਾਮ।”” (ਕੋਠਾ/ਢੇਰ) 
੨ ਆਸਾ ੪, ਛੱਤ ੮, ੨ : ੨ (442) 











- ਰਾਮ ੧, ਸਿਗੋ ੬੬ : ੪ (945) 
ਮੜੋਲੀ -- ਮੱਠ, ਮੰਦਰ ਭਾਵ ਦੇਹ 
“ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ 
ਧਨਾ। ” -- ਗਉਂ ੧, ੧੪, ੨ : ੧ (155) 
ਮਾ --।. ਮੇਰਾ 
"ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ।” 
-- ਸਿਰੀ ੫, ਛੰਤ ੩, ੧੩ : ੧ (80) 
2. ਮਾਂ, ਜਨਨੀ 
“ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ 
ਕਰੇਇ ।” 
- ਸੇਰ ੪, ਵਾਰ ੨੯ਸ, ੩, ੨ : ੨ (653) 
ਮਾਉ - ਮਾਂ 
“ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ।” 
<- ਆਸਾ ਛਜ਼, ੧. ੨ ? ੨ (486) 
“ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ 
ਜੀਵਾ ਮਾਉ।” (ਹੇ ਮਾਂ) 
- ਸੂਹੀ ੪, ਅਸ ੨, ੮ : ੧ (759) 
“ਸੁਤਿ ਮੁਕਲਾਈ ਅਪਨੀ ਮਾਉ।” (ਸੂਤਿ ਮਨ; 


ਮਾਊ, ਮਾਇਆ ਰੂਪੀ ਮਾਂ) 
- ਬਸੰ ਕਬ, ੩, ੧“ : ੨ (1194) 
ਹੋਰ ਰੂਪ -- ਮਾਊ - 
“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ 
ਸਾਜੀ” 
- ਮਾਝ ੧, ਵਾਰ ੨੬ਸ, ੧, ੧: ੪ (149) 
ਮਾਇ -- ।. ਹੇਮਾਂ 


“ਸੋ ਕਿਉ ਵਿਸਰੇ ਮੇਰੀ ਮਾਇ।” 
- ਆਸਾ ੧, ਸੋਦ ੩, ੧" 
2. ਮਾਂ, ਮਾਤਾ 
"ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ।” 
- ਸਿਰੀ ੩, ੩੮, ੩ : ੨ (28) 
"ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ।” 
- ਗਉ ੫, ਸੁਖ ੨੧, ੫ : ੨ (291) 
3. ਮਾਇਆ 
"ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ 


: ੧ (9) 


ਮਾਇਓ 1911 ਮਾਈ 
ਮਾਇ।” - ਸਿਰੀ ੫, ੯੭, ੧ : ੨ (51) 
- ਸਿਰੀ ੫, ੭੬, ੧": ੨ (44) | 4. ਹੈ ਮਾਂ! ਹੈ ਮਾਤਾ __ 
“ਹਲਤਿ ਪਲਤਿ ਮੁਖੁ ਊਜਲਾ ਨਹ ਪੇਹੈ ਤਿਸੁ “ਪੂਰਬਿ ਲਿਖੇ ਡੇਹ ਸੇ ਆਏ ਮਾਇਆ। ” 
ਮਾਇ।” -- ਆਸਾ ੪, ੬੪, ੨ : ੧ (269) 
-- ਗਉ ੫, ਥਿਤੀ ੧੭ : ੪ (300) | 5. ਭਲਾਉਣ/ਭਰਮ ਉਪਜਾਉਣ ਵਾਲੀ ਸ਼ਕਤੀ 











“ਸੁਪ੍ਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ “ਕਿਆ ਭਰਮ ਕਿਆ ਮਾਇਆ ਕਹੀਐ ਜੋ 
ਗੁਰ ਕੈ ਸਬਦਿ ਮੇਰਾ ਮਨੁ ਰਾਤਾ।” (ਭਾਵ ਤਿਸੁ ਭਾਵੈ ਸੋਈ ਭਲਾ।” 
ਅਗਿਆਨਤਾ) -- ਆਸਾਂ ੧, ਪਟੀ ੨0 : ੨ (433) 

`_ = ਧਨਾ ੫, ਅਸ ੧, ੮ : ੧ (667) “ਅਨਿਕ ਮਾਇਆ ਜਾ ਕੀ ਲਖੀ ਨ ਜਾਇ।” 
4. ਧਨ, ਦੌਲਤ -- ਸਾਰ ੫, ਅਸ ੨, ੧0 : ੧ (1236) 


6. ਸਰੀਰਕ ਭਾਵ ਦੁਨਿਆਵੀ 
“ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ 


“ਤ੍ਰਿਤੀਅ ਬਿਵਸਥਾ ਸਿੰਚੇ ਮਾਇ। ” 


-- ਰਾਮ ੫, ੨੩, ੨ : ੩ (890) 


2. ਧਨ, ਦੌਲਤ 
“ਕਾਹੇ ਗਰਬਸਿ ਮੂੜੇ ਮਾਇਆ। ” 
-- ਸਿਰੀ ੧, ੨੬, ੧" : ੧ (23) 
“ਲੈਦਾ ਬਦ ਦੁਆਇ ਤੂੰ ਮਾਇਆ ਕਰਹਿ 
ਇਕਤ। ” -- ਸਿਰੀ ੫; ੭੧, ੩ : ੧ (42) 
“ਕਰਮ ਧਰਮ ਨਹੀ ਮਾਇਆ ਮਾਖੀ।” 
- ਮਾਰੂ ੧; ਸੈਲਾ ੧੫, ੮ : ੧ (1035) 
(ਮਹਾਨ ਕੋਸ਼ਅਰਥ 'ਮਇਆ” (ਕਿਰਪਾ) ਕਰਦਾ 
ਹੈ ਤੇ ਮਾਖੀ ਦੇ ਕ੍ਰੋਧ) ਰ 
3. ਮਾਤਾ 
“ਭੁਲਹਿ ਚੂਕਹਿ ਬਾਰਿਕ ਤੂੰ 
ਮਾਇਆ। ” 


ਹਰਿ ਪਿਤਾ 





ਮਾਇਓ -- ।.ਮਾਂ ਕਾਮਿ ਨ ਆਇਆ। ” 
“ਆਪਹਿ ਬਾਪ ਆਪ ਹੀ ਮਾਇਓ। ” -- ਗੂਜ ੫, ੭, ੨ : ੧ (497) 
-- ਗਉਂ ੫, ਬਾਅ ੧ : ੬ (250) “ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ 
2. ਮਾਇਆ ਫਲ ਵਿਸੁ।” ਰ 
“ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ -- ਮਲਾ ੧, ਵਾਰ ੨੬ਸ, ੧, ੧ : ੧ (1290) 
ਸੰਗਿ ਮਾਇਓ।” ਮਾਇਆਛੈ - ਮਾਇਆ ਹੈ 
_ - ਦੇਵ ੫, ੧੫, ੧" : ੨ (531) “ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ 
ਮਾਇਆ - 1. ਭੁਲੇਖਾ, ਭ੍ਰਮ, ਅਵਿਦਿਆ, ਮਾਇਆਫੈ। ”- ਦੇਵ ੫, ੨੮, ੨ : ੧ (534) 
ਰ ਅਗਿਆਨਤਾ ਮਾਇਆਧਾਰੀ -- ਧਨਵਾਨ, ਅਮੀਰ 
ਜਿਨਿ ਉਪਾਈ।”” -- ਜਪੁ ੧, ੨੭ : ੧੯ (6) ਲਾਗੇ।” -- ਗਉ ੪, ੬੨, ੪ : ੧ (172) 
“ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ । ਮਾਇਆਰਸ -- ਮਾਇਆ ਦੇ ਸੁਆਦ 
ਕਾਰਫਿ ੋਵੋ।” (ਅਗਿਆਨਤਾ) “ਸੁਖ ਸੰਪਤਿ ਮਾਇਆਰਸ ਮੀਠੇ ਇਹ ਨਹੀ ਮਨ 
-- ਵਡ ੧, ਅਲਾ ੧, ੪ : ੩ (579) ਮਹਿ ਧਰਣੀ।” 


-- ਜੈਤ ੫, ੧੨, ੨ : ੧ (702) 


ਮਾਈ -- 1. ਮਾਂ, ਮਾਤਾ 


“ਗੁਰੂ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ 
ਮਾਈ। ” == ਜਪ ੧. ੫ ? ਇ (2). 
“ਹਉ ਰਹਿ ਨ ਸਕਾਂ ਬਿਨੁ ਦੇਖੇ ਮੋਰੀ ਮਾਈ।” 
(ਹੇ ਮੋਰੀ ਮਾਂ) _ -- ਮਾਝ ੪, ੧, ੪ : ੨ (94) 


“ਜੋ ਜੋ ਚਿਤਵੈ ਦਾਸੁ ਹਰਿ ਮਾਈ। ” (ਹੇ ਮਾਂ) 


-- ਗਉਂ ੫, ੧੧੪", ੧ : ੧ (203) 
(ਮਹਾਨ ਕੋਸ਼ ਇਥੇ “ਮਾਈ” ਦੇ ਅਰਥ ਕਰਤਾਰ 
ਕਰਦਾ ਹੈ) ਰ੍ 


_ਮਾਈਏ 





1912 


ਮਾਸਿ 





(ਮਾਇਆ--ਮਾਂ) 
- ਮਾਰੂ ੩, ਸੋਲਾ ੨੨, ੨ : ੧ (1066) 
` ਹੈ) 
2. ਮਾਇਆ, ਸ੍ਰਿਸ਼ਟੀ ਦਾ ਕਾਰਣ ਰੂਪ ਈਸ਼ਵਰੀ 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ 
ਪਰਵਾਣੁ । ” - ਜਪੁ ੧, ੩0 : ੧ (7) 
3. ਮਾਇਆ, ਅਵਿਦਿਆ, ਰ 
“ਤਾ ਕੈ ਨਿਕਟਿ ਨ ਆਵੈ ਮਾਈ।” 
ਰ੍ - ਗਉ ੫, ੮੮, ੫ : ੪ (182) 
4. ਮਮਤਾ ਰ 
“ਮੁਈ ਮੇਰੀ ਮਾਈ ਹਉ ਖਰਾ ਸੁਖਾਲਾ।” 
- ਆਸਾ ਕਬ, ੩, ੨ : ੧ (476) 
5. ਮਾਇਆ, ਧਨ ਦੋਲਤ 
ਹਿ - ਰਾਮ ੧, ਅਸ ੨, ੪ : ੨ (903) 
ਮਾਈਏ -- ਹੇ ਮਾਈ - 
“ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ।” 
- ਵੇਡ ੧, ਅਲਾ ੩, ੫ : ੩ (580) 
ਮਾਏ -- 1. ਮਾਇਆ, ਧਨ ਦੌਲਤ 
“ਉਨ ਤੇ ਦੁਗੁਣ ਦਿੜੀ ਉਨ ਮਾਏ।” 
ਰ੍‌ ਰ੍ -” ਗਉਂ ੫, ੭੮. ੧: ੪ (178) 
2. ਹੇ ਮਾਈ! ਰਿ ਰ 
“ਗੁਰ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ 
ਸਾਧਨ ਸੁਖੁ ਪਾਏ।” 
ਰ੍ -- ਗਉ ੩, ਛੰਤ ੧, ੪ : ੩ (244) 
“ਨਾਨਕ ਤਾ ਕੈ ਨਿਕਟਿ ਨ ਮਾਏ।” 


ਮਾਏ” -- ਵਿਚ 

ਵਿ `_ '= ਭੈਰ ੫, ੧੫, ੧੯ : ੧ (1139) 

ਮਾਸ -- ।. ਮਾਂਸ, ਪ੍ਰਾਣੀ ਦੇ ਸਰੀਰ ਦੇ ਚਮੜੀ ਦੇ 
ਥਲੇ ਦਾ ਨਰਮ ਪਦਾਰਥ,ਗੋਸ਼ਤ 

_ “ਜੈਤੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ 

_ ਮਾਸ ਰਤੁ ਕੇਰੀ।” 








- ਗਉ ੫. ਬਾਅ ੭ : ੮ (251). 








-- ਗਉਂ ੪, ੫੧, ੩ : ੧ (168) 
“ਸਿੰਘ ਰੂਚੈ ਸਦ ਭੋਜਨੁ ਮਾਸ। ” 
- ਬਸੰ ੫, ੨, ੩ : ੧ (1180) 
2. ਮਹੀਨੇ 
ਮਾਸ।” 
- ਆਸਾ ੧, ਵਾਰ ੯ਸ, ੧, ੧ : ੪ (467) 


- ਮਾਝ ੧, ਵਾਰ ੧੪ਸ, ੧, ੨ : ੧ (144) 
ਮਾਸਹੁ -- ਮਾਸ ਤੋਂ 
“ਪਹਲਿਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ। ” 
- ਮਲਾਂ ੧, ਵਾਰ ੨੫ਸ, ੧, ੧ : ੧ (1289) 
ਮਾਸਪੁਰੀ - ਮਾਸ ਨਾਲ ਲੋਥਾਂ ਭਰੀ ਹੋਈ 
ਨਗਰੀ,ਇਥੇ ਭਾਵ ਸੈਦਪੁਰ 
(ਐਮਨਾਬਾਦ) 
“ਸਾਹਿਬ ਦੇ ਗੁਣ ਨਾਨਕੁ ਗਾਵੈ ਮਾਸਪੁਰੀ ਵਿਚਿ 
ਆਖੁ ਮਸੋਲਾ।”” 
- ਤਿਲੰ ੧, ੫, ੨ : ੧ (722) 
ਮਾਸਾ - ।. ਤੋਲ ਦੀ ਇਕ ਇਕਾਈ 
“ਪੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ 
ਕਢਾਵਣਿਆ। ” 
= ਮਾੜੇ ੩, ਅਸੇ ੩੯, ੫ ' > (127) 
2. ਥੋੜਾ ਜਿਹਾ ਵੀ ਰ 
ਨ ਮਾਸਾ ਹੇ।” 
- ਮਾਰੂ ੫, ਸੋਲਾ ੨, ੧੨ : ੩ (1073) 
3. ਮਹੀਨੇ ___ ਰ 
“ਨਾਨਕ ਮਿਲਹੁ ਕਪਟਦਰ ਖੋਲਹੁ ਏਕ ਘੜੀ 
ਖਟੁ ਮਾਸਾ। ” 
ਰ੍ - ਭੁਖਾ ੧, ਬਾਰ ੧੨ : ੬ (1109) 
_ਮਾਸਾਰਾ -- ਦਾਹੜੀ ਰ੍ 
“ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ। ” 
ਰ - ਸੂਹੀ ੫, ੪੫, ੨ : ੧ (746) 


ਮਾਸਿ -- ਮਾਸ ਨੂੰ ਹਰ 
“ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ 
ਮਾਸਿ।” - ਸਲੋ ਫਰ, ੬੭ : ੧ (1381) 


ਮਾਸੀ 
ਮਾਸੀ -- ਮਹੀਨੀ, ਮਹੀਨਿਆਂ ਵਿਚ 


ਕਰਿ ਮੁਹਲਤਿ ਕਰਮ ਕਮਾਹਿ।” 
-- ਸਿਰੀ ੫, ਪਹ ੪, ੧ : ੨ (77) 
ਮਾਸੀਆ -- ਮਾਂ ਦੀ ਭੈਣ 
“ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ। ” 


- ਮਾਰੂ ੧, ਅਸ ੧0, ੨ : ੧ (1015) ` 


ਮਾਸੁ -- ।. ਮਾਸ ਦਾ 
“ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ 
ਮਾਸੁ । -- ਸਿਰੀ ੧, ੪, ੨ : ੨ (15) 
ਮੈਦਾ ਮਾਸੁ ।” 
- ਮਾਝ ੧, ਵਾਰ ੧0ਸ, ੧, ੨ : ੩ (142) 
2..ਸਰੀਰ ਰ੍ 
“ਸਾਸੁ ਆਸੁ ਸਭੁ -ਜੀਉ ਤੁਮਾਰਾ ਤੂ ਮੈ ਖਰਾ 
ਪਿਆਰਾ। ” -- ਧਨਾ ੧, ੨, ੨ : ੧ (660) 
3. ਮਹੀਨਾ ਰ 
“ਰੁਤਿ ਸਰਸ ਬਸੰਤ ਮਾਹ ਚੇਤੁ ਫੈਸਾਖ ਸੁਖ ਮਾਸੁ 
ਜੀਉ।”” _-- ਰਾਂਮ ੫, ਰੁਤੀ ੨ : ੧ (927) 
ਮਾਸੈ - ਮਾਸ ਵਿਚ ਅੰਦਰ 


“ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ।” 


-- ਮਲਾ ੧, ਵਾਰ ੨ਪਸ, ੧, ੧ : ੧ (1289) 
“ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ 
ਸਾਸੁ।” (ਮਾਸ ਹੀ) 

-- ਮਲਾ ੧, ਵਾਰ ੨ਪਸ, ੧, ੧ : ੪ (1289) 
ਮਾਹ = ।. ਵਿਚ 
ਮਾਹ। ` -- ਸਿਰੀ ੧, ੨੩, ੪ : ੩ (23) 
2. ਮਹੀਨੇ, ਮਹੀਨਾ 
“ਮਾਹ ਦਿਵਸ ਮੂਰਤ ਭਲੇ ਜਿਸ ਕਉ. ਨਦਰਿ 
ਕਰੇ।”” -- ਮਾਝ ੫, ਬਾਰਾ ੧੪ : ੭ (136) 
'ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ। ” 
- ਬਸੰ ੧, ੧, ੧ : ੧ (1168) 
ਹਾ _ਵਡਿਆਈ/ਮਾਣਤਾ ਵਾਲੀ, ਆਗੂ 


-- ਆਸਾ ੫, ੮੧, ੨ : ੧ (390). 


ਹੋਰ ਰੂਪ -- ਮਾਹਰੁ -- 


1913 





“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ 
ਪੰਜਿ ਸਰੀਕ ਜੀਉ।” (ਚੌਧਰੀ, ਮੁਖੀ) 
-- ਸਿਰੀ ੫, ਅਸ ੨੯, ੪ : ੩ (731) 


ਪ੍ਰਧਾਨ) 
- ਆਸਾ ੧, ਅਸ ੧੯, ੧ : ੧ (421) 
ਮਾਹਾ - 1. ਮਹੀਨੇ 

“ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ। ” 

-- ਮਾਝ ੧, ਵਾਰ ੬ : ੧ (140) 

2. ਅੰਦਰ, ਵਿਚ 

“ਜਪਿ ਜਗਦੀਸੁ ਜਪਉ ਮਨ ਮਾਹਾ। ” 

-- ਜੈਤ ੪, ੯, ੪ : ੧ (699) 
ਹੋਰ ਰੂਪ -- ਮਾਹਿ - 

“ਜਿਨ ਕੈ ਰਾਮੁ ਵਸੈ ਮਨ ਮਾਹਿ।” (ਵਿਚ) 

-- ਜਪੁ ੧, ੩੭ : ੮ (8) 
ਮਾਹਿ - ।. ਮਹੀਨੇ ਵਿਚ 

“ਮੰਘਿਰਿ ਮਾਹਿ ਸੋ ਹੰਦੀਆ ਹਰਿ ਪਿਰ ਸੰਗਿ 

ਬੈਠੜੀਆਹ। ” 

_- ਮਾਝ ੫, ਬਾਰਾ ੧0 : ੧ (135) 

2. ਵਿਚ, ਵੇਖੋ 'ਮਾਹਾ” (2) 

“ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ 
ਉਦਾਸਾ। ” -- ਮਾਝ ੧, ਵਾਰ ੫ : ੭ (140) 
ਮਨ ਮਾਂਹਿ।” (ਵਿਚ) ੍ 
- ਮਲਾ ੧, ਵਾਰ ੬ਸ, ੩, ੨ : ੨ (1260) 

3. ਵਿਚੋਂ 

“ਸਭ ਪਰਵਾਰੈ ਮਾਹਿ ਸਰੇਸਟ। ” 

- `- ਆਸਾ ੫, ੩, ੪ : ੧ (371) 
ਮਾਹਿਰ -- ਪ੍ਰਧਾਨ ਚੌਧਰੀ 

“ਜਾ ਪਿਰੁ ਬਾਹਰਿ ਤਾਂ ਧਨ ਮਾਹਿਰ।” 

-- ਰਾਮ ੫, ਵਾਰ ੧੮ਸ, ੫. ੧ : ੨ (965) 
ਮਾਹੀ -- ਵਿਚ, ਅੰਦਰ 

“ਗੁਰ ਕੇ ਚਰਣ ਵਸੇ ਮਨ ਮਾਹੀ।” (ਅੰਦਰ) 

- ਮਾਝ ੫, ੪੩, ੧ : ੧ (107) 

“ਗੁਣ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ 





ਲੀਆ ਖਿਨ ਮਾਹੀ।” (ਵਿਚ) 
- ਵਡ ੫, ਛੰਤ ੧, ੪ : ੪ (577) 
ਬਨ ਮਾਹੀ।” (ਵਿਚ) 
-- ਸੋਰ ੫, ਅਸ ੩, ੨ : ੧ (641) 
ਹੋਰ ਰੂਪ -- ਮਾਂਹੀ -- 
“ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ 
ਕੇਵਲ ਜਲ ਮਾਂਹੀ।” 

- ਸੋਰ ਰਵਿ, ੧, ੧ : ੨ (657) 
ਮਾਹੀਤਿ -- (ਅ. ਮਾਹੀਯਤ) ਅਸਲੀਅਤ, ਤਤ, 
ਸਾਰ ਸੰ 

“ਮੰਗਲਵਾਰੇ ਲੇ ਮਾਹੀਤਿ।” 

ਰ੍ ____ ਗਉ ਕਬ, ਵਾ ੩ : ੧ (344) 
ਮਾਹੁ -- ਮਹੀਨਾਂ 

“ਕਵਣਿ ਸਿ ਰੁਤੀ ਮਾਹੂ ਕਵਣੁ ਜਿਤੁ ਹੋਆ 

ਆਕਾਰੁ । ” - ਜਪੁ ੧, ੨੧ : ੧0 (4) 
ਮਾਹੇ -- ਵਿਚ, ਅੰਦਰ 

“ਸੂਕੇ ਹਰੇ ਕੀਏ ਖਿਨ ਮਾਹੇ।” 

ਰ - ਗਉ ੫, ੧੨੭, ੧ : ੧ (19) 
“ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ।” 

- ਗਉ ੧, ਛੰਤ ੨, ੧ : ੧ (243) 

ਮਾਹੋ -- ਸੂਤ, ਤਾਣਾ 

“ਗਈ ਬੁਨਾਵਨ ਮਾਹੋ।” 

ਰ੍ _-- ਗਉ ਕਬ, ੫੪, ੧" 
ਮਾਕੁਰੀ -- (ਸੰ. ਸਕੰਟੀ) ਮਕੜੀ 
“ਇਨ ਬਿਧਿ ਡੂਬੀ ਮਾਕੁਰੀ ਭਾਈ ਊਂੱਡੀ ਸਿਰ ਕੈ 

ਭਾਰੀ। ” -- ਸੋਰ ੧, ਅਸ ੨, ੨ : ੩ (635) 
ਮਾਖਨ -- ਮਖਨ 

“ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ 

ਮਾਖਨ ਕੇ ਗਟਕਾਰੇ। ? 

-- ਨਟ ੪, ਅਸ ੫, ੨ : ੨ (982) 

ਹੋਰ ਰੂਪ -- _ਮਾਖਨੁ -- 
ਪੈਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ।” 
-- ਗਉ ੧, ਅਸ ੧੮, ੭ : ੨ (229) 
- ਮਖਨ, ਮਥਨ (ਰਿੜਕਨ) ਤੋਂ 


੨ ੧ (332) 


੬੬੨3 


ਰਾ 


ਮਾਖਨੁ 


1914 


ਮਾਖੀ -- ਮੱਖੀ 








- ਸਲੋ ਕਬ, ੧੮ : ੨ (1365) 
(ਮਹਾਨਕੋਸ਼ ਇਥੇ ਅਰਥ “ਸਾਰ” “ਤਤ” ਕਰਦਾ 


ਹੈ) 
2. ਦੁੱਧ 
“ਥਨ ਚੋਖਤਾ ਮਾਖਨੁ ਘੁਟਲਾ।”” 
- ਗੋਂਡ ਨਾਮ, ੪, ੨ : ੨ (874) 
ਮਾਖਿਉ = ਸ਼ਹਿਦ 


“ਕੂੜ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ।” 
- ਆਸਾ ੧, ਵਾਰ ੧0ਸ, ੧, ੧: ੮ (466) 
ਹੋਰ ਰੂਪ -- ਮਾਖਿਓ -- 
"ਫਰੀਦਾ ਸਕਰ ਖੰਡੁ ਨਿਵਾਤ ਗੁਤੁ ਮਾਖਿਓ 
ਮਾਂਝਾ ਦੁਧੂ। ' 
-- ਸਲੋ ਫਰ, ੨੭ : ੧ (1379) 
ਮਾਖਿਅ - 
“ਫਰੀਦਾ ਰਬ ਖਜੂਰੀ ਪਕੀਆ ਮਾਖਿਅ ਨਈ 
ਵਹੀਨ੍ਹ।” (ਸ਼ਹਿਦ ਦੀਆਂ) 


-- ਸਲੋ ਫਰ, ੮੯ : ੧ (1382) 


ਮਾਖੀ ਪਚੈ ਪਚਾਇ।” 
- ਸਿਰੀ ੪, ੭0, ੧: ੩ (41) 
ਮਾਗ -- ।. ਮੰਗ 
“ਮਾਗਨਿ ਮਾਗ ਤ ਏਕਹਿ ਮਾਗ।”? 
-- ਗੋਉ ੫, ਬਾਅ ੪੧ : ੭ (258) 
2. ਚੀਰ, ਇਸਤ੍ਰੀਆਂ ਦੇ ਵਾਲ ਗੁੰਦਨ ਲਗਿਆਂ 
___ ਬਣਾਈ ਕੇਸਾਂ ਦੀ ਰੇਖਾ 
“ਮਾਠਿ ਗੁੰਦਾਂਈ ਪਟੀਆ ਭਰੀਐ ਮਾਗੇ ਸੰਧੂਰੇ।” 
- ਵਡ ੧, ੩, ੧ : ੧੧ (558) 
_ਹੋਰ ਰੂਪ -- ਮਾਂਗ -- ਰ 
“ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ।” 
- ਸਿਰੀ ੧, ੧੩, ੪ : ੧(19) 
ਮਾਗਉ -- ਮੈ' ਮੰਗਦਾ ਹਾਂ 
"ਸਾਧ ਜਨਾ ਕੀ ਮਾਗਉ ਧੂਰਿ।” 
` ਗਉ੫, ਅਸ ੨0, ੧ : ੩ (289) 


-- ਸੋਰ ਕਬ, ੧੧, ੧: ੩ (656) 


ਮਾਗਤ __ 1915 ਰ ਮਾਂਗੀ 





ਮਾਂਗਹ -- “ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ 
“ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਹਰਿ ਦਾਨ ।”” (ਮੰਗਣ) 
ਸਭ ਭਾਗਿ ਸਤਿਗੁਰ ਪਿਛੈ ਪਈ । ” (ਮੰਗੀਏ) -- ਕਾਲਖ, 3੧, ੨ : 3 (1302) 
- ਤੁਖਾਂ ੪, ਛੰਤ ੪, ੫ : ੪ (।।।6) | ਮਾਗਨਹਾਰ -- ਮੰਗ ਕਰਨ ਵਾਲਾ 
ਮਾਗਹਿ -- ''ਮਮਾ ਮਾਗਨਹਾਰ ਇਆਨਾ। ” 
“ਜਉ ਮਾਗਹਿ ਤਉ ਮਾਗਹਿ ਬੀਆ।” (ਮੰਗਦਾ -- ਗਉਂ ੫, ਬਾਅ ੪੧ : ੧ (258) 
ਹੈ) __- ਗਉ ੫, ਬਾਅ ੪੧ : ੫ (256) | ਮਾਗਨਾ -- ਮੰਗਨਾ, ਮੰਗਕਰਨੀ 
“ਸਭਿ ਜਾਂਚਿਕ ਤੂ ਏਕੋ ਦਾਤਾ ਮਾਗਹਿ ਹਾਥ “ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ।” 
ਪਸਾਰੀ।”” (ਮੰਗਦੇ ਹਨ) _ ` -- ਬਿਲਾ ੫, ੪੨, ੪ : ੧ (811) 
- ਗੁਜ ੪, ਅਸ ੧, ੩ : 2 (207) ਹੋਰ ਰੁਪ -- ਮਾਗਨਿ -- 
ਮਾਂਗਹਿ -- ੍ “ਕਰਿ ਆਸਾ ਆਇਓ ਪ੍ਰਭ ਮਾਗਨਿ। ” (ਮੰਗ 
“ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਕਰਨ ਲਈ ਮੰਗਣ ਲਈ) 
ਲੇਵਹਿ ਰਹਹਿ ਨਹੀ।”? (ਮੰਗਦਾ ਹੈ) -- ਬਿਲਾ ੫, ੯, ੧" : ੧ (804) 
-- ਮਲਾ ੧, ੧, ੨ : ੧ (1254) ਮਾਂਗਨਿ -- 
“ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ “ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ 
ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ।” | ਕੇ ਹਰਿ ਪ੍ਰਾਨ।” (ਮੰਗ, ਮੰਗਨ ਵਾਲੀ ਵਸਤ) 
- - ਕਲਿ ੪, ਅਸ ੨, ੧: ੨ (1324) -- ਸਾਰ ੫, ੫੮, ੨ : 2 (1215) 
ਮਆਾਗਰੂ - ੍ ਮਾਗਨੁ -- 
ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ “ਸੇਵਾ ਥੋਰੀ ਮਾਗਨੁ ਬਹੁਤਾ।” (ਮੰਗਨਾ, ਮੰਗਾਂ) 
ਮਾਗਹੁ ਤੁਝ ਪਾਸਹੁ ਹਰਿ ਦਾਨੈ। ਰ -- ਸੂਹੀ ੫, ੭, ੧ : ੧ (738) 
` ਕਲਿ ੪, ੫, ੩ : ੧ (1321) | ਮਾਗਰਮਛੁ -- ਮਗਰ ਮੱਛ, ਮਛੀ ਜਾਤੀ ਦਾ ਇੱਕ 
ਮਾਗਤ -- ਮੰਗਦਿਆਂ ਰ੍ ਿ ਹੋਰ ਰੂਪ ਜੋ ਆਕਾਰ ਵਿੱਚ ਬਹੁਤ 
“ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਵਫਾ ਨੂੰਦਾ ਹੈ 
ਪਾਇਆ।”” _ - ਰਾਮ ੧, ੮, ੪ : ੧ (67) | “ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ।” 
ਹੋਰ ਰੂਪ -- ਮਾਂਗਤ -- - ਮਾਰੂ ੧, ਅਸ ੨, ੫ : ੧ (1009) 


“ਸੁਖੁ ਮਾਂਗਤ ਦੁਖੁ ਆਗੇ ਆਵੈ। ” (ਮੰਗਦਿਆਂ) | ਮਾਂਗਿਆ -- ਮੰਗਿਆ, ਯਾਚਨਾ ਕੀਤਾ 
- ਗਉ ਕਬ, ੩੬, ੧ : ੧ (330) । “ਸੇ ਸਖ ਹਮਹ ਨ ਮਾਂਗਿਆ ਭਾਵੈ।” 


ਮਾਗਤੂ =- . ਰੱ - ਗਉ ਕਬ, ਅਸ ੩੬, ੧ : ੨ (330) 
“ਮੈ ਦਰਿ ਮਾਗਤੁ ਭੀਖਿਆ ਪਾਇ।” | ,ਆਗ਼ੀ - ਮੰਗੀ ਹੈ 


€ ਸੈ | ` “ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ 
-- ਤਿਲ ੧, ੨, ੧" : ੨ (721) ਭਗਤਿ ਇਕਾਗੀ।” 
੪ ਲੀ ੍ ਰਾ / - ਧਨਾ ੪, ੬, ੧" : ੨ (668) 
“ਨਾਨਕੁ ਮਾਂਗਤੁ ਨਾਮ ਅਧਾਰੋ।` (ਮੰਗਦਾ . ਰੀ .< 1. 9 ਤਥਾ 
ਹੈ) __-- ਗਉ ੫, ੧੧੭”, ੪ : ੩ (203) “ਜਿਨ ਸਿਰਿ ਵੱ 1 ਗੀ ਪਾਸ 
ਦਲ ਹਿਤ ਹੀ ਦਲ ਸੰਧੁਰੁ। - ਆਸਾ ੧, ਅਸ ੧੧, ੧ : ੧ (417) 


ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ |. ਮੰਗੀ; ਮੰਗ ਕੀਤੀ 


0 


ਰੰਗ।” _-- ਗਉ ੫, ਬਾਅ ੪੧ਸ : ੨ (256) “ਕਰਤ ਅਦਾਲੀ 'ਬਰਤੀ' ਮੰਗੀ ਰੰਜ 
ਹੋਰ ਰੂਪ -- ਮਾਂਗਨ -- ਸੇ ਨ ਲਹ 


1916 


ਮਾਜੀਠੈ 





ਮਾਘਿ 
ਬਹਾਨੈ । ” 
- ਪ੍ਰਭਾ ੧, ਅਸ ੪, ੩ : ੧ (1344) 
ਹੋਰ ਰੂਪ -- ਮਾਂਗੀਐਂ -- 
ਹਵਾਲੂ।” (ਮੰਗੀਏ) 
- ਸਲੋ ਕਬ, ੧੮੭ : ੨ (1374) 
ਮਾਗੁ - 
ਕਾਮੀ।” (ਮੰਗ) 


- ਸਾਰ ੫, ੧੩੪, ੧" : ੧ (1230) 
ਮਾਂਗ -- 
“ਐਸੀ 'ਮਾਂਗੁ ਗੋਬਿਦ ਤੇ।”” (ਮੰਗ) 
-- ਕਾਨ ੫, ੪. ੧“ : ੧ (1298) 
ਮਾਗੇ -- 
“ਹਮਰਾ ਬਿਨਉ ਸੁਨਹੁ ਪਰ੍ਭ ਠਾਕੁਰ ਹਮ ਸਰਣਿ 
ਪ੍ਰਭੂ ਹਰਿ ਮਾਗੇ।” (ਮੰਗਦੇ ਹਾਂ) 
- ਗਉਂ ੪, ੬੨,੫:੧(172) 
ਮਾਗੈ -- 
“ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ 
ਸੰਤਨ ਕੀ ਧੂਰੇ।” (ਮੰਗਦਾ ਹੈ) 
- ਗਉ ੫. ਸੋਹ ੫, ੪ : ੨ (13) 
ਮਾਂਗੈ -- 
ਸੰਜੋਗੁ।” (ਮੰਗਦਾ ਹੈ) 

- ਗਉ ੪, ਵਾਰ ੩੨ਸ, ੫, ੨ : ੨ (317) 
ਮਾਘਿ -- ਬਿਕਰਮੀ ਸੰਗਤ ਦਾ ਗਿਆਰਵਾਂ ਮਹੀਨਾ 
“ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ 

ਇਸਨਾਨੁ ।” 
- ਮਾਝ ੫, ਬਾਰਾ ੧੨, ੧ : ੧ (135) 
ਹੋਰ ਰੂਪ - ਮਾਘ - 

“ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ 

ਤਤ 

- ਰਾਮ ੫. ਰੁਤੀ ੭ : ੧ (929) 
ਮਾਚਿ - ਮਚ ਕੇ ਭਾਵ ਖੂਬ ਖੁਸ਼ ਹੋ ਕੇ ਰ 
“ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ 
ਨਹੀ ਗਾਵਾਰੀ।” 
-- ਸਾਰ ੫, ੫੯, ੧: ੨ (1216) 
ਹੋਰ ਰੂਪ - ਮਾਚੇ -- 





“ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪੁ 
ਹਰਿ ਹਰਿ ਹਰਿ ਮਨੁ ਮਾਚੇ।” (ਮਚਦਾ, 
ਖੁਸ਼ ਹੁੰਦਾ ਹੈ) ___ 

-- ਗਉ ੪, ੫੫, ੧ : ੨ (169) 
ਮਾਛਲੋ -- ਮੱਛੀ 
“ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ।” 
- ਗੂਜ ਨਾਮ, ੨, ੨ : ੨ (525) 
ਮਾਛਿੰਦੋ -- ਮਾਛੰਦਰ ਜੋਗੀ 
“ਨਾ ਤਦਿ ਗੋਰਖੁ ਨ ਮਾਛਿੰਢੋ। ” 
- ਮਾਰੂ ੧, ਸੋਲਾ ੧੫, ੯ : ੨ (1035) 
ਹੋਰ ਰੂਪ -- ਮਾਛਿੰਦ੍ਰਾ - 
“ਸੁਣਿ ਮਾਛਿੰਦ੍ਰਾ ਨਾਨਕੁ ਬੋਲੇ।” (ਹੇ ਮਛਿੰਦਰ) 
-- ਰਾਮ ੧, ੫, ੧ : ੧ (877) 
ਮਾਛੀ -- ਮਛੀਆਂ ਪਕੜਨ ਵਾਲਾ, ਮਾਹੀਗੀਰ 
“ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੂ।” 
ਰ੍ -- ਸਿਰੀ ੧, ੨੫, ੨ : ੧ (23) 
ਮਾਛੂਲੀ -- ਮੱਛੀ 
ਮਾਤੇ ਰਾਮ ਰਾਜੇ।” 
- ਆਸਾ ੫, ਛੰਤ ੩, ੨ : ੧ (454) 
ਮਾਂਜਸਿ - ਮਾਂਜਨਾ, ਸ਼ੁਧ ਕਰਨਾ __ 


- ਸੋਰ ਕਬ, ੮, ੧“ : ੧ (656) 


। ਮਾਂਜਾਰ -- (ਸੰ. ਗਯਨ) ਬਿੱਲੇ 


“ਮਾਂਜਾਰ ਗਾਡਰ ਅਰੁ ਲੂਬਰਾ। ” 
- ਭੈਰ ਕਬ, ੧੩, ੪ : ੩ (1160) 
ਮਾਂਜਿ -- ਮਾਂਜਕੇ ਭਾਵੇ ਸ਼ੁਧ ਕਰਕੇ 
ਜਲਾਵਹਿ। -- ਆਸਾ ਕਬ, ੨, ੨ : ੧ (476) 
ਮਾਜੀਐ -- ਮਾਂਜੀਏ, ਸ਼ੁਧ ਕਰੀਏ 
“ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ।” 
- ਗੂਜ ੧, ੧, ੨ : ੨ (489) 
ਹੋਰ ਰੂਪ -- ਮਾਂਜੀਐ -- 
ਕੈ ਨਾਮਿ ਨਿਵਾਸੁ।” 
- ਸੋਰ ੫, ਅਸ ੧, ੩ : ੨ (639) 


ਮਾਜੀਠੈ -- ਮਜੀਠ ਨਾਲ 


ਮਾਂਜੈ 
“ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ। ” 
- ਸੋਰ ੪, ਵਾਰ ੫ਸ, ੩, ੨ : ੨ (644) 
ਮਾਂਜੈ -- ਮਾਂਜਨ ਨਾਲ, ਸ਼ੁਧ ਕਰਨ ਨਾਲ 
“ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ। ” 
ਰ੍ - ਧਨਾ ੧, ਛੰਤ ੧, ੪ : ੬ (66) 
ਮਾਝ -- ਵਿਚ, ਭੀਤਰ ਅੰਦਰ 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ 
ਰਸਿ ਗਾਊਂ ਰੇ।” 
-- ਗਉ ਕਬ, ੬£, ੧ : ੧ (338) 
“ਪਿਤਾ ਹਮਾਰੇ ਪ੍ਰਗਟੇ ਮਾਝ। ” 
- ਭੈਰ ੫, ੨੨,੪:੧(1141) 
ਹੋਰ ਰੂਪ - ਮਾਝਾ -- 
“ਮੇਰਾ ਮਨ ਜਪਿ ਰਾਮ ਨਾਮੁ ਹਰਿ ਮਾਝਾ। ” 
(ਅੰਦਰ ਹੈ) -- ਜੈਤ ੪, ੫, ੧" : ੧ (697) 
ਮਾਝਾ -- 1. ਅੰਦਰ, ਭੀਤਰ, ਵੇਖੋ “ਮਾਝ” 
2. ਵਿਚੋਲੋਪਣ ਨਾਲ ਵਿਚ ਆਉਣ ਨਾਲ 
“ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ 
ਪਾਈਐ ਸਤਿਗੁਰ ਮਾਝਾ।” 
-- ਜੈਤ ੪, ੫, ੨ : ੧ (697) 
3. ਭਾਵ ਵਿਆਪਕ 
“ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ 
ਘਟਿ ਨਾਨਕ ਮਾਝਾ।” 
--- ਸੂਹੀ ੫, ੫0, ੪ : ੨ (747) 
ਮਾਂਝਾ =- ਮੱਝ ਦਾ ਰ 
ਦੁਧੁ।” -- ਸਲੋ ਫਰ, ੨੭ : ੧ (1379) 
ਮਾਂਝੈ =- ਮੈਨੂੰ 
“ਸੰਤ ਚੀ ਸੰਗਤਿ ਸੰਤ ਕਥਾ ਰਸੁ ਸੰਤ ਪ੍ਰੇਮ ਮਾਝੈ 
ਦੀਜੈ ਦੇਵਾ ਦੇਵ।” 
ਰ -- ਆਸਾ ਰਵਿ, ੨, ੧" 
ਮਾਵੀ - ਲੜਕੀ ਦੇ ਪੇਕਿਆਂ ਦਾ ਸਬੰਧੀ 
ਦੇਵਾ।” _-- ਆਸਾ ੫, ਛੰਤ ੧, ੨ : ੪ (452) 
ਹੋਰ ਰੂਪ -- ਮਾਵੀਆ -- 
“ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ 
ਉਪਜੀ ਮਾਵੀਆ। ” (ਲੜਕੀ ਦੇ ਸਬੰਧੀਆਂ 
ਦਾ ਇਕੱਠਾ ਹੋਇਆ ਮੇਲ) 





1917 








: ੧ (486) 


ਮਾਠਿ 


-- ਬਿਲਾ ੫, ਛੰਤ ੧, ੩ : ੪ (846) 
ਮਾਟ -- ।. ਮਿੱਟੀ ਦੀ ਭਾਵ ਕਚੀ ਰ 
ਮਟੂਕੀ ਮਾਟ।”-- ਮਾਲੀ ੪, ੬, ੩ : ੨ (986) 
(ਮਹਾਨਕੋਸ਼ ਇਸ ਦੇ ਅਰਥ 'ਝਟ” ਕਰਦਾ ਹੈ) 
2. ਮਿਟਦੇ, ਪੈਂਦੇ (ਦਰਪਣ) 
“ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ 
ਮਾਟ।” (ਸ਼ਬਦਾਰਥ ਅਰਥ “ਸਰੀਰ” ਨਿਰਣੈ 
ਹਨ) _- ਮਲਾ ੫, ੧੪, ੨ : ੨ (1269) 
ਮਾਟਾ -- ਮਟਕੀ, ਚਾਟੀ ਰ੍ 
“ਸਮੁੰਦੁ ਬਿਲੋਵਨ ਕਉ ਮਾਟਾ।” 
-- ਸੋਰ ਕਬ, ੫, ੧ : ੨ (655) 
ਮਾਟੀ =- ਮਿੱਟੀ, ਰਾਖ 
ਮੋਹਿ ਮਨੁਰੁ।” -- ਸਿਰੀ ੧, ੧੫, ੧ : ੧ (19) 
“ਮਾਣੀ ਮਹਿ ਜੋਤਿ ਰਖੀ ਨਿਵਾਜਿ।” (ਭਾਵ ਮਿਟੀ 
- ਗੋਂਡ ੫, ੩, ੧ : ੨ (662) 
“ਉਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ' 
ਮਿਥਨ ਮੋਹਾਸਾ ਹੇ।” (ਭਾਵ ਦੇਹ, ਸਰੀਰ) 
- ਮਾਰੂ ੫, ਸੋਲਾਂ ੨, ੧0 : ੩ (1073) 
ਮਾਣੁ - “ਟ, ਘੜਾ 
“ਕਾਮ ਕ੍ਰੋਧ ਫੂਟੈ ਬਿਖੁ ਮਾਣੁ ।” 

-- ਗਉ ੧, ੬, ੪: ੨ (153) 
ਮਾਟੁਕੇ - ਅੱਖ ਝਮਕਣ ਵਿਚ ਲਗਾ ਸਮਾ _ 
“ਕਬੀਰ ਆਖੀ ਕੇਰੇ ਮਾਣੁਕੇ ਪਲੁ ਪਲੂ ਗਈ 

ਬਿਹਾਇ।” -- ਸਲੋ ਕਬ, ੨੨੭ : ੧ (1376) 
ਮਾਟੁਲੀ - ਮਟਕੀ ਭਾਵ ਸਰੀਰ 
“ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ 
ਰੇ ਮਾਟੁਲੀ।” 
-- ਸਾਰ ੫, ੬੧, ੧": 
ਮਾਠਾ -- ਮੱਠਾ, ਢਿਲਾ 
“ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ। ” 
- ਮਾਰੂ ੫, ੧੫. ੧ : ੧ (1003) 
-ਮਾਠਿ - ਘੋਟ ਕੇ, ਕੰਘੀ ਨਾਲ ਵਾਹ ਕੇ, ਹਮਵਾਰ, 
ਪਧਰਾ ਕਰਕੇ 
“ਮਾਠਿ ਗੁੰਦਾਤ ਪਟੀਆ ਭਰੀਐ ਮਾਗ ਸੰਧੂਰੇ। ” 





੨ (1216) 


ਮਾਂਡਿਓ 


"ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।” 
- ਮਾਰੂ ਕਬ, ੧0, ੧ : ੨ (1105) 


ਮਾਂਡੀਅਲੇ -- ਜੁੜਿਆ ਰਹਿੰਦਾ ਹੈ ਦਰਪਣ/ਧਾਰਦਾ 


ਹੈ (ਸ਼ਬਦਾਰਥ); ਲਗ ਜਾਂਦਾ ਹੈ 


(ਕੋਸ਼) 
“ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ। ” 
- ਰਾਮ ਨਾਮ, ੧, ੧” : 2 (972) 
ਮਾਡੀਐ -- ਸਜਾਈਏ 


“ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ।” 

- ਸਿਰੀ ੧, ਅਸ ੨, ੫: ੧ (54) 
ਮਾਂਡੈ -- ਧਰੇ, ਲਗਾਵੇ, ਜਮਾਏ 
“ਉਦਕ ਮਾਹਿ ਜੈਸੇ ਬਗੁ ਧਿਆਨੁ ਮਾਂਡੈ।” 

-- ਆਸਾ ਨਾਮ, ੪, ੧ : ੨ (485) 
ਮਾਂਡੈ -- 1. ਭਰਦਾ ਹੈ ਭਾਵ ਸਜਾਉਂਦਾ ਹੈ 
ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ 

ਹਾਟ।” - ਸਲੋ ਕਬ, ੧੬੨ : ੧ (1373) 
2. ਠਾਣਦਾ/ਸੋਚ ਲੈਂਦਾ ਹੈ 
“ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ। ” 


- ਬਸੰ ਨਾਮ, ੧, ੨ : ੧(1195) 


ਮਾਣਇ -- ਮਾਣਦਾ ਹੇ 
“ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ।” 
- ਸਵ ੪, ਕਲ ੫ : ੪ (1397) 
ਮਾਣਸ - ਮਨੁੱਖ 
“ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ 
_ਹਉਮੈ ਰੋਇ।” - ਸਿਰੀ ੫, ੭੧, ੪ : ੩ (42) 


-" ਆਸਾ ੧, ਵਾਰ ੧੬ਸ, ੧, ੨ : ੧ (471) 
ਮਾਣਸਾ -- ।. ਮਨੁੱਖ 
“ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ।” 
- ਸਿਰੀ ੧, ਅਸ ੪, ੧" : ੨ (55) 
ਹੋਰ ਰੂਪ -- ਮਾਣਸਿ -- 


“ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰ | 


ਨ ਹੋਇ।” (ਮਨੁੱਖ ਵਿਚ) 


2 ₹ਦਟੂਦ ੧ 


1918 


- ਵਡ ੧. ੩, ੧ : ੧੧ (558) | 2. ਮਨੁੱਖਾਂ ਦੀ/ਦੇ 








- ੨ -੨ਪਮੈੰਕ! ਢੋ=ਅਸ ੧, ੨ : ੨ (1346) | 


ਮਾਣਕ 





“ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ 
ਚੀਤੂ।” 

- ਮਾਝ ੧, ਵਾਰ ੬ਸ, ੧, ੧ : ੨ (140) 
'ਮਾਣਸਾ ਕਿਅਹੁ ਦੀ ਬਾਣਹੁ ਕੋਈ ਨਸਿ ਭਜਿ 
_ਨਿਕਲੈ ਹਰਿ ਦੀ ਬਾਣਹੁ ਕੋਈ ਕਿਥੈ 
ਜਾਇਆ। ” 

- ਵਡ ੪, ਵਾਰ ੧੪ : ੩ (591) 
ਹੋਰ ਰੂਪ - ਮਾਣਸਾਂ -- 

(ਮਨੁੱਖਾਂ ਨੂੰ) 

- ਸਾਰ ੪, ਵਾਰ ੧੧ਸ, ੧, ੨ : ੩ (1241) 

ਮਾਣਸੀ -- ਮਾਣੇਗਾ 

ਨੇਹਿ।”” -- ਸਿਰੀ ੧, ਅਸ ੫, ੧" : ੨ (56) 
ਮਾਣਸੁ -- ਮਨੁੱਖ 

“ਮਾਣਸੁ ਭਰਿਆ ਆਣਿਆ ਮਾਣਸ ਭਰਿਆ 
ਆਇ।” 

- ਬਿਹਾ ੪, ਵਾਰ ੧੬ਸ, ੩, ੧ : ੧ (554) 

ਮਾਣਹਿ -- ਮਾਣਦਾ ਹੈ _____ 
“ਰਸ -ਭੋਗਹਿ ਖੁਸੀਆ ਕਰਹਿ ਮਾਣਹਿ ਰੰਗ 
ਅਪਾਰ। '` -- ਸਿਰੀ ੫, ੭੧, ੧ : ੨ (42) 
ਹੋਰ ਰੂਪ -- ਮਾਣਹੀ -- 
“ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗ 
ਮਾਣਹੀ।” (ਮਾਣ ਸਕਦੀ ਹੈ) 
- ਜੈਤ ੫, ਵਾਰ ੧0ਸ, ੫, ੧ : ੨ (1097) 


ਮਾਣਹੁ -- 
"ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ 
ਦੂਖ ਖੋਵਹੁ।” (ਮਾਣੋ) 
-- ਸਿਰੀ ੪, ਪਹ ੩, ੪ : ੪ (77) 
ਮਾਣਕ -- ਲਾਲ ਰੰਗ ਦਾ ਕੀਮਤੀ ਹੀਰਾ, ਹੋਰ ਵੇਖੋ 
“ਮਾਲਿਕ” 
“ਪ੍ਰਭੂ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ 
ਲਾਲ। ”” - ਸਿਰੀ ੧, ੯, ੨ : ੧(17) 
ਹੋਰ ਰੂਪ -- ਮਾਣਕਾ -- 
“ਰਤਨ ਪਦਾਰਥ ਮਾਣਕਾ ਸੁਇਨਾ ਰੂਪਾ 
ਖਾਕੁ।”” (ਹੀਰੇ) 


ਮਾਣਦਾ 1919 ਮਾਣਿਓ 


-- ਸਿਰੀ ੫, ੮੪, ੨ : ੧ (47) [ “ਪਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ 
ਸਹਜੇ ਦੀਤਾ।” 


“ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ 
ਗਿਆਨ ਤਤਿ ਲਿਵ ਲਈਆ।” (ਹੀਰੇ) 
-- ਬਿਲਾ ੪, ਅਸ ੧, ੩ : ੧ (833) 

ਮਾਣਕੀ -- 
“ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ। ” 
(ਹੀਰੇ)-- ਸਿਰੀ ੧, ਅਸ ੧0, ੨ : ੩ (59) 

ਮਾਣਕੁ -- 
“ਮਨ ਮਹਿ ਮਾਣਕੁ ਲਾਲ ਨਾਮੁ ਰਤਨੁ ਪਦਾਰਥ 
ਹੀਰੁ।” -- ਸਿਰੀ ੧, ੨੧, ੪ : ੧ (22) 


ਮਾਣਕੁ ਲਹੀਐ। ” (ਆਤਮਕ ਗਿਆਨ ਰੂਪੀ 


ਹੀਰਾ) _-- ਗਉ ਕਬ, ੫੧, ੩ : ੨ (334) 
ਮਾਣੰਦਾਂ -- ਭੋਗਦਾ 
“ਮਨ ਇਛੇ ਸੁਖ ਮਾਣਦਾ ਕਿਛੂ ਨਾਹਿ ਵਿਸੂਰੇ। ” 
-- ਜੈਤ ੫, ਵਾਰ ੬ : ੩ (707) 
ਹੋਰ ਰੂਪ -- ਮਾਣਦੋ -- 
“ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ 
ਮਾਣਦੋ। (ਮਾਣਦੇ ਭੋਗਦੇ) 
- ਸਿਰੀ ੫, ਛੰਤ ੩, ੫੩ : ੨ (61) 
ਮਾਣੰਨਿ =- ਭੋਗਦੇ ਹਨ, ਮਾਣਦੇ ਹਨ 
-- ਮਾਝ ੫, ਬਾਰਾ ੪ : ੮ (134) 


-- ਆਸਾ ੧, ਅਸ ੧੧, ੩ : ੨ (417) 
ਮਾਣਾ -- 1. ਮਾਨ, ਆਸਰਾ, ਭਰੋਸਾ, ਸਹਾਰਾ 
“ਗਰੀਬਾ ਅਨਾਥਾ ਤੇਰਾ ਮਾਣਾ। ” 
- ਮਾਝ ੫, ੧੪, ੧ : ੨ (98) 
2. ਮਾਣ, ਅੰਹਕਾਰ 
“ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ 
ਕੂੜਾ ਤਿਨ ਮਾਣਾ। ” 
-- ਗਉ ੪, ਵਾਰ ੧0 : ੪ (305) 
3. ਇਜ਼ਤ, ਮਾਣ, ਵਡਿਆਈ, ਹੋਰ ਵੇਖੋ “ਮਾਣਿ” 
(3) 


-- ਵੰਡ ੫, ਛੰਤ ੧, ੨ : ੫ (577) 
4. ਮਾਣਿਆ, ਭੋਗਿਆ 
“ਠਾਕੁਰ ਭਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ 
ਮਾਣਾ। ” 
- ਸੂਹੀ ੫, ਛੱਤ ੪, ੩ : ੫ (779) 
ਹੋਰ ਰੂਪ -- ਮਾਣਿ -- 
“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ 
ਹੁਲਾ।” (ਭੋਗ ਲੈ) 
- ਸਿਰੀ ੧, ੨੪, ੧" : ੧ (23) 
5. ਰਤਨ, ਮਣੀ 
“ਵਡ ਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ 
ਰਾਮ।? (ਭਾਗਾਂ ਦੀ ਮਣੀ) 
-- ਬਿਲਾ ੪, ਛੰਤ ੧, ੧ : ੩ (844) 
ਮਾਣਿ -- ।. ਭੋਗ, ਮਾਣ, ਵੇਖੋ 'ਮਾਣਾ” (4) 
2. ਮੰਨ, ਪੂਜ, ਸਤਿਕਾਰ ਕਰ 
“ਪੁਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ 
ਮਾਣਿ।” 
-- ਮਾਰੂ ੩, ਵਾਰ ੧੩ਸ, ੧, ੩ : ੧ (1090) 
3. ਮਾਣ, ਵਡਿਆਈ 'ਹੋਰ ਵੇਖੋ “ਮਾਣਾ” (3) 
“ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ 
ਮਹਤਿ ਪ੍ਰਭ ਤੇਰੈ। ” 
ਰ੍ -- ਸਾਰ ੫, ੫0, ੧" : ੨ (1214) 
“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ 
ਜਿਨਿ ਮਾਣਿਓ।” -- ਸਵ ੧. ੨ : ੪ (1389) 
ਹੋਰ ਰੂਪ -- ਮਾਣਿਅਉ -- 
“ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ 
ਲਖਾਯਉ।” (ਭੋਗਿਆ ਮਾਣਿਆ ਹੈ) 
-- ਸਵ ੫, ਕਲ ੮ : ੧ (1407) 
ਮਾਣਿਆ -- 
"ਸਰਬ ਸੂਖ ਰੰਗ ਮਾਣਿਆ।  (ਭੋਗਿਆ) 
-- ਗਉ ੫, ੧੪੭”, ੩ : ੨ (212) 
ਮਾਣਿਹ -- 
“ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ 
ਜੀਉ।”” (ਭੋਗੇ) ੍ 
 '% “ਨੀਲੀ ਉਇ; 1 2 2 (175) 








ਮਾਣਿਕ -- ਹੀਰਾ, ਰਤਨ, ਹੋਰ ਵੇਖੋ “ਮਾਣਕ” 
“ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ 


ਗੁਰ ਕੀ ਸਿਖ ਸੁਣੀ।” -- ਜਪੁ ੧,੬:੩(2) 
ਹੋਰ ਰੂਪ -- ਮਾਣਿਕਾ -- 
“ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ 
ਨਾਉ ।(ਰਤਨ,ਹੀਰਾ) 


-- ਸਿਰੀ ੫, ੮੭, ੪ : ੧ (48) 
ਮਾਣਿਕੁ -- 
“ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ 
ਜੀਉ।” _- ਸੂਹੀ ੧, ਕੂਚ ੧ : ੭ (762) 
ਮਾਣਿਕੂ -- 
(ਹੀਰਾ) 
- ਮਾਰੂ ੫, ਵਾਰ ੧੨ਸ, ੫, ੨ : ੧ (1098) 
ਮਾਣੀ =- ਮਾਣ ਰਿਹਾ ਹੈ 
ਗਰ ਜੋਗੀ ਪੁਰਖੁ ਸਿਲਿਆ ਰੰਗੁ ਮਾਣੀ ਜੀਉ" 
- ਗਉਂ ੪, ੬੫, ੨ : ੧ (173) 
“ਸੰਨੀ ਦੇਨ੍੍‌ ਵਿਖੰਮ ਥਾਇ ਮਿਠਾ ਮਦੁ ਮਾਣੀ।” 
(ਮਾਣਦੇ/ਭੋਗਦੇ ਹਨ) 
-- ਗਉ ੪, ਵਾਰ ੨੭ : ੩ (315) 
ਮਾਣੀਆ -- 1. ਮਾਣ, ਭਰੋਸਾ 
“ਸਜਣੁ ਤੂਹੈ ਸੈਣੂ ਤੂ ਮੈ ਤੁਝ ਉਪਰਿ ਬਹੁ 
ਮਾਣੀਆ। ”- ਸੂਹੀ ੫, ਅਸ ੪, ੨ : ੧ (761) 
ਮਾਣੀਆ। ” 
__- ਸੂਹੀ ੫, ਅਸ ੪, ੬ : ੨ (761) 
ਹੋਰ ਰੂਪ -- ਮਾਣੀਐ -- 
“ਸਤਿਗੁਰ ਹੋਇ ਦਇਆਲੁ ਤਾ ਹਰਿ ਰੰਗੁ 
ਮਾਣੀਐ।” (ਭੋਗੀਏ) ਰ 
-- ਮਾਝ ੧, ਵਾਰ ੨੫ : ੪ (149) 


ਮਾਣੁ -- 1. ਆਦਰ, ਸਤਿਕਾਰ, ਇਜ਼ਤ 


ਮਾਣੂ।” ___- ਸਿਰੀ ੧, ੫, ੧“ : ੨ (15) 
_ ਪਾਈਐ ਮਾਣੁ ਜੀਉ।” 


-- ਆਸਾ ੧, ਛੰਤ ੪, ੩ : ੨ (438) 


1920 








2. ਆਸਰਾ, ਸਹਾਰਾ, .ਭਰੋਸਾ 
“ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰ ਕਰੇ 
ਸਾਬਾਸਿ।”-- ਸਿਰੀ ੪, ੬੮, ੨ : ੨ (41) 
“ਖਤੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ 
ਮਾਣੁ।” (ਭਰੋਸਾ) 
- ਸਿਰੀ ੧, ਪਹ ੨, ੪ : ੫ (76) 
3. ਫਖਰ 
“ਹਉ ਮਾਣੂ ਤਾਣੁ ਕਰਉ ਤੇਰਾ ਹਉ ਜਾਨਉ 
ਆਪਾ। ` -- ਸਿਰੀ ੫, ੯੭, ੨ : ੧(51) 
“ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ 
ਥਾਇ ਜੀਉ।” 
- ਸਿਰੀ ੫, ਅਸ ੨੯, ੧੪ : ੩ (74) 
4. ਅਹੰ, ਅਹੰਕਾਰ 
“ਮਾਣੁ ਤਾਣੁ ਤਜਿ ਮੋਹੁ ਅੰਧੇਰਾ।” 
-- ਮਾਝ ੫; ੨੭, ੪ : ੨ (102) 
ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ 
ਜਾਣਦਾ ਗੁਰਮੁਖਿ ਨਿਮਾਣਾ ਹੋਹੁ।”” 
- ਆਸਾ ੩, ਛੰਤ ੭, ੭ : ੧ (441) 


5. ਮਾਣਦੇ (ਭੋਗਦੇ) ਹਨ ` 
“ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ 
ਮਾਣੁ। ਰ 
- ਗਉ ੫, ਬਾਅ ੧੩ਸ : ੧ (252) 
ਮਾਣੂ ਮਨੁੱਖ 
“ਮਾਣੂ ਘਲੈ ਉਠੀ ਚਲੈ।” 
`-- ਸਲੋ ੧, ੨੪ : ੧ (1412) 
ਹੋਰ ਰੂਪ -- ਮਾਣੂਆ -- ਰ੍ 
“ਮਾਣੂਆ ਮੰਗਿ ਮੰਗਿ ਪੈਨੈ ਖਾਇ। ” (ਮਨੁੱਖਾਂ 
ਤੋਂ) 


- ਸਾਰ ੪, ਵਾਰ ੯ਸ, ੧, ੧ : ੫ (1240) 
ਮਾਣੇਂ -- ਭੋਗੇ ___ ਰ ਰੱ... 
“ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ 
ਸੀਗਾਰੁ।” -- ਸਿਰੀ ੧, ਅਸ ੯, ੧: ੨ (58) 

ਹੋਰ ਰੁਪ -- ਮਾਣੇਹਿਂ -- 
“ਅਪੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ।” 
_- ਤਿਲੰ ੧, ੪2੧ : ੨ (722) 

ਮਾਣੈ -- ।. ਮਾਣ, ਅਹੰਕਾਰ 





ਗਵਾਇਆ। ”-- ਸਿਰੀ ੧, ੨੭, ੧" : ੨ (24) 
2. ਮਾਣਦਾ/ਭੋਗਦਾ ਹੈ 
“ਮਾਣੈ ਰੰਗ ਭੋਗ ਬਹੁ ਨਾਰੀ।”” 
-- ਗਉ ੫, ੭੧, ੩ : ੨ (176) 
ਮਾਣੋ -- 1. ਮਾਣ, ਆਸਰਾ 
“ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ 
ਮਨਿ ਮਾਣੋ ਜੀਉ।” 
-- ਮਾਂ ੫, ੪੪, ਦ> : ੩ (107) 


2. ਇਜ਼ਤ, ਸਤਿਕਾਰ 


“ਜਾਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ 


ਮੇਰਾ ਮਾਣੋ।” 
-- ਵਡ ੧, ੩, ੧ : ੪ (557) 
3. ਫਖਰ 
“ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ। ” 
-- ਰਾਮ ੫, ਛੰਤ ੧, ੩ : ੧ (924) 
ਮਾਤ -- ।. ਮਾਂ, ਮਾਤਾ 
-- ਸਿਰੀ ੫, ੭੯, ੨ : ੧ (45) 
2. ਮੱਤਾ, ਮਸਤ, ਮੋਹਿਤ 
“ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ 
ਕਵਨ ਮਾਤ। ” 
-- ਆਸਾ ੫, ਛੰਤ ੧੪, ੧ : ੫ (462) 
“ਅਨਿਤ ਬਿਉਹਾਰ` ਅਚਾਰ ਬਿਧਿ ਹੀਨਤ 
ਮਮਮਦ ਮਾਤ ਕੋਪ ਜਰੀਆ।” 
- ਕਾਨ ੫, ੩0, ੨ : ੧ (1303) 
3. ਮਾਤਰ, ਭਰ 
“ਤੁਛ ਮਾਝ ਸੁਣਿ ਸੁਣਿ ਵਖਾਣਹਿ।” (ਭਾਵ 
ਥੋੜੀ ਜਿਹੀ) 
-- ਮਾਰੂ ੫, ਸੋਲਾ ੭, ੧0 : ੨ (1078) 
“ਧਨੂ ਜੋਬਨੁ ਸੰਧੈ ਸੁਖ ਭ੍ਰੋਗਵੈ ਸੰਗਿ ਨ ਨਿਬਹਤ 
ਮਾਤ। ` (ਰਤਾ ਭਰ) 
- ਕੇਦਾ ੫, 2, ੧: ੧ (1120) 


-- ਸਾਰ ੫, ੧੨੯, ੩ : ੨ (1229) 
ਆਤਰ -- ਮਾਤਾ 


1921 


ਕਰ 


“ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ 
ਬੇਚਾਇਓ।” 
-- ਸਾਰ ੫, ੧੩੭, ੧ : ੧ (1230) 
ਮਾਤਲੋਕ -- ਸੰਸਾਰੀ, ਇਸ ਸੰਸਾਰ ਦੇ ਲੋਕ 
“ਨੇੜੈ ਦਿਸੈ ਮਾਤਲੋਕ ਤੁਧੁ ਸੁਝੈ ਦੂਰੁ।” 
-- ਰਾਮ ਬਸ, ੫ ! ੮ (967) 
ਮਾਤਾ - ।. ਮਾਂ 
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। ” 
“੨ ਜਿੰਪੂੰ ੧, ੩੮ਸ ? ੧ (8) 
2. ਮੱਤਾ, ਮਸਤ ਹੋਇਆ 
“ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ 
ਰਸਾਇਨ ਮਾਤਾ। ” 
-- ਸਿਰੀ ਕਬ, ੩, ੪ : ੨ (92) 
“ਮਾਤਾ ਭੈਸਾ ਅੰਮੁਹਾ ਜਾਇ।” (ਮੱਤਾ ਭਾਵ 
ਅਹੰਕਾਰੀ) 
-- ਗਉ ਕਬ, ੧੪, ੨ : ੧ (326) 
ਹੋਰ ਰੂਪ -- ਮਾਤਿਆਂ -- ਕਹ 
“ਏਕੁ ਜਾਨਹਿ ਏਕੁ ਮਾਨਹਿ_ਰਾਮ ਕੈ ਰੰਗਿ 
ਮਾਤਿਆ। ” (ਮਗਨ/ਮਸਤ ਹਨ) 
- ਬਿਹਾ ੫, ਛੰਤ ੩, ੩ : ੪ (543) 


ਪੰਜੇ ਇੰਦੀਆਂ ਆਪਣੇ ਰਸ ਵਿਚ 
ਮਗਨ/ਗਲਤਾਨ ਹਨ) 
- ਗਉ ੫, ੮੯, ੨ : ੧ (182) 
`_ ਨਾਮੁ ਵਖਾਣੈ।” (ਮਸਤ ਹੋਈ) 
-- ਵਡ ੩, ਛੰਤ ੧, ੩ : ੪ (566) 
ਮਾਤੀ -- 1. ਮਸਤ ਹੋਈ, ਮਰਨ ਹੋਈ, ਵੇਖੋ 
'ਮਾਤਾ” (2) 
2. ਮਾਤਰ ਭਰ, ਥੋੜਾ ਜਿਹਾ 
“ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ 
ਸਕਹਿ ਅੰਤੁ ਮਾਤੀ।” 
-- ਧਨਾ 8, ੫, 2 : ੧ (668) 
ਮਾਤੇ - ਮਸਤ, ਮਗਨ _. 
“ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ 
ਸੰਸਾਰ। ” -- ਸਿਰੀ ੫, ੯੫, ੨ : ੧ (51) 


ਮਾਤ 


19ਡ 


ਮਾਧਵ 





੯੫ 


ਹੋਰ ਰੂਪ -- ਮਾੜੋ -- 
“ਮਾਤੋ ਹਰਿ ਰੰਗ ਮਾਤੋ।” (ਮਸਤ ਹੋਣਾ) 


-- ਗਉ ੫, ੧੫੭, ੧" : ੧ (214) 
ਮਾਤ -- 
ਮਨਾ ਇਿਲਫ ਸਹ ਮਦ ਮਾ ਸਮਰਤ ਨਾਹ 
" (ਮਸਤ ਹੈ) 
-- ਸਾਰ ੫, ੧੨0, ੧" : ੨ (1227) 
ਮਾੜ੍ -- ।. ਮਾਤਾ 


“ਮਾੜ੍ਰ ਬੂੰਦ ਤੇ ਧਰਿ ਚਕੁ ਫੇਰਿ।” 
- ਬਸੰ ੧, ਅਸ ੧, ੨ : ੩ (1187) 
(ਕੋਸ਼ ਇਥੇ ਅਰਥ 'ਥੋੜਾ” ਕਰਦਾ ਹੈ) 
2. ਕੇਵਲ, ਸਿਰਫ 
“ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ 
ਮਾਤ ਉਧਰ ਧਰੇ। ” 


3. ਥੋੜਾ,ਤਿਨਕ 
“ਤਾਰਣ ਤਰਣ ਖਿਨ ਮਾੜ੍ਹ ਜਾ ਕਉ ਦ੍ਰਿਸਿ ਧਾਰੈ 
ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧ ਖੋਵੈ ਜੀਉ।” 
- ਸਵ ੪, ਨਲ ੧ : ੨ (1398) 
ਮਾਥ -- ਮਥਾ;, ਮਸਤਕ 

“ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ। ” 
- ਰਾਮ ੫, ਛੰਤ ੪, ੪ਸ : ੨ (927) 

ਹੋਰ ਰੂਪ -- ਮਾਥਾ -- _ 
“ਸਫਲੁ ਓਹ ਮਾਥਾ ਸੰਤ ਨਮਸਕਾਰਸਿ। ” 
(ਮਥਾ) _-- ਗਉਂ ੫, ੧੨੯. ੩ : ੧ (191) 


ਆਬ --- 
“ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ 
ਧੁਰਿ ਲੇਖੁ ਮਾਥੁ। ” (ਮਥਾ) 
- ਤੁਖਾ ੪, ਛੰਤ ੩, ੧ : ੨ (1115) 
ਮਾਥੇ -- ਰ੍ 
“ਗੁਰ ਕੇ ਚਰਣ ਊਪਰਿ ਮੇਰੇ ਮਾਥੇ।” (ਮਥਾ) 
-- ਗਉ ੫, ੧0੭, ੧ : ੧ (167) 
“ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ।” (ਮਥੇ ਤੋਂ) 
_-- ਗਉਂ ੫, ਸੁਖ ੨੪, ੩ : ੯ (295) 
(ਮਹਾਨਕੋਸ਼ ਇਸ ਦੇ ਅਰਥ ਦਿਮਾਗ ਕਰਦਾ 
ਹੈ) 
“ਨਾਮ ਬਿਹੂਣੈ ਮਾਥੇ ਛਾਈ।” (ਮੱਥੇ ਤੇ ਭਾਵ 
ਸਿਰ ਵਿਚ) - ਆਸਾ ੧, ੨, ੧: ੪ (412) 





`- ਸਵ ੪, ਕਲ 2 : ੩ (1396) 





ਧਾਰੇ ਮੇਰੈ ਮਾਥੇ।” (ਮਥੇ ਤੇ ਭਾਵ ਸਿਰ 
ਉਪਰ) _-- ਸਾਰ ੫, ੪੩, ੨ : ੧ (1213) 
ਮਾਥੈ -- 
“ਜਾ ਕੈ ਮਾਥੈ ਏਹੁ ਨਿਧਾਨੁ ।” (ਮਥੇ ਤੇ ਭਾਵ 
ਭਾਗਾਂ ਵਿਚ) 
- ਗਉ ੫, ੮੭,੪:੧(185) 
“ਪ੍ਰਭੁ ਕੀ ਆਗਿਆ ਮਾਨੈ ਮਾਥੈ।” (ਮਥੇ ਤੇ 
ਭਾਵ ਸਿਰ ਉਪਰ) 
-- ਗਉ ੫. ਸੁਖ ੫, ੨ : ੮ (268) 
“ਓਹੁ ਹਮਰੈ ਮਾਥੈ ਕਾਇਮੁ ਅਉਰੁ ਹਮਾਰੈ 
ਨਿਕਟਿ ਨ ਆਵੈ।” (ਭਾਵ ਸਿਰਤੇ) ਰ੍ 
- ਆਸਾ ਕਬ, ੪, ੩:੨ (476) 
“ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ 
ਰਬਾਬਾ।” (ਮਥੇ ਦਿਮਾਗ ਵਿਚ) 
- ਰਾਮ ੫, ੭, ੧ : ੧ (884) 
“ਮਾਥੈ ਉਭੈ ਜਮੁ ਮਾਰਸੀ ਨਾਨਕ ਮੇਲਣ 
ਨਾਮਿ।” (ਭਾਵ ਮੂੰਹ ਭਾਰ) 
- ਮਾਰੂ ੩, ਵਾਰ ੧੩ਸ, ੧, ੩ : ੨ (1090) 
ਮਾਦ -- ਮਦ, ਮਸਤੀ, ਖੁਮਾਰੀ 
“ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ 
ਮਾਦ। ` _ -- ਸਾਰ ੫, ੧0੩, ੧ : ੧ (1224) 
ਮਾਂਦਲੂ -- ਨਗਾਰਾ, ਢੌਲ 
“ਕਬੀਰ ਸਭੁ ਜਗੁ ਹਉ ਫਿਰਿਓ ਮਾਂਢਲੂ ਕੰਧ 
ਚਢਾਇ। ” _ -- ਸਲੋ ਕਬ, ੧੧੩ : ੧ (1370) 
ਮਾਦਿ -- ਨਸ਼ੇ ਵਿਚ, ਮਸਤੀ ਵਿਚ 
“ਬਿਕਾਰ ਮਾਇਆ ਮਾਢਿ ਸੋਇਓ ਸੂਝ ਬੂਝ ਨ 
ਆਵੈ।”” _ -- ਆਸਾ ੫, ੧੫੨, ੧ : ੧ (408) 
ਮਾਧਉ -- ਮਾਧਵ, ਮਾਇਆ ਤੇ ਮਾਲਕ, ਪ੍ਰਭੂ 
“ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁਤਰਿਆ।” 
- ਗੂਜ ੫, ਸੋਦ ੫, ੧“ : ੧ (10) 
ਮਾਧਵ -- ।. ਮਾਇਆ ਤੇ ਪਤੀ,ਵਿਸ਼ਨੂੰ ਭਾਵ ਪ੍ਰਭੂ 
`. - ਮਾਰੂ ੫, ਸੋਲਾ ੧੧, ੨ : ੧ (1082) 
2. ਰਾਗੁ ਭੈਰਉ ਦੇ ਅੱਠ ਪੁਤਰਾਂ ਵਿਚੋਂ ਇਕ ਬਾਕੀ 
ਸਤ ਹਨ--ਪੰਚਮ, ਹਰਖ, ਦਿਸਾਖ ਬੰਗਾਲਮ, 
ਮਧੁ, ਲਲਤ ਤੇ ਬਿਲਾਵਲ 


ਸਾਧਾਣਾ 


1923 


ਮਾਨ 








“ਬੰਗਾਲਮ ਮਧੁ ਮਾਧਵ ਗਾਵਹਿ ।” 
- ਰਾਗ ੧ : ੧0 (1429) 
ਹੋਰ ਰੂਪ -- ਮਾਧਵਹ -- 
“ਨਾਨਕ ਜਿਹ ਸੁ ਪ੍ਰਸੰਨ ਮਾਧਵਹ। ” (ਪ੍ਰਭੂ) 
-- ਸਸ ੫, ੧0 : ੫ (1354) 


ਮਾਧਵਾ -- 


ਨ ਜਾਇ।” (ਹੇ ਪ੍ਰਭੂ) 
-- ਗਉ ਰਵਿ, ੧, ੨ : ੧ (346) 
ਮਾਧਵੇ -- 
“ਮਾਧਵੇ ਕਿਆ ਕਹੀਐ ਭੁਮੁ ਐਸਾ।” (ਹੇ 
ਪ੍ਰਭੂ) __-- ਸੋਰ ਰਵਿ, ੧, ੧” : ੧ (657) 


-- ਰਾਮ ਬਸ, ਵਾਰ ੪ : ੩. (967) 
ਹੋਰ ਰੂਪ -- ਮਾਧਾਣੀ -- 
“ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ 
ਮਾਧਾਣੀ। ” (ਮੰਥਨ (ਰਿੜਕਨ) ਦਾ ਯੰਤਰ) 
- ਮਾਝ ੧, ਵਾਰ ੨੬ਸ, ੧, ੧ : ੧੪ (150) 
ਮਾਧਾਣੀਆ -- 
“ਲਾਟੂ. ਮਾਧਾਣੀਆ ਅਨਗਾਹ। ” 
__- ਆਸਾ ੧, ਵਾਰ ਪਸ, ੧, ੨ : ੧੭ (465) 
ਮਾਂਧਾਤਾ -- ਮਾਨਧਾਤਾ, ਇਕ ਬਲੀ ਰਾਜਾ 
“ਮਾਂਧਾਤਾ ਗੁਣ ਰਵੈ ਜੇਨ ਚਕ੍ਰਵੇ ਕਹਾਇਓ। ” 
-- ਸਵ ੧, ੧0 : ੨ (1390) 
ਮਾਧੋ - ਮਾਇਆ ਦਾ ਪਤੀ, ਵਿਸ਼ਨੂੰ, ਪ੍ਰਭੂ 
"ਜਪਿ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰਿ 
ਮਾਧੋ।” -- ਗਉ ੫, ੩, ੧ : ੧ (248) 
“ਮਾਧੋ ਤੂ ਠਾਕੁਰੁ ਸਿਰਿ ਮੋਰਾ।” (ਹੇ ਪ੍ਰਭੂ) 
-- ਸੋਰ ੫, ੧੮, ੧” : ੧ (613) 
ਮਾਨ -- 1. ਆਦਰ, ਸਤਿਕਾਰ, ਇਜ਼ਤ 
“ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ।” 
ਰ੍ - ਸਿਰੀ ੫, ੯੬, ੨ : ੧ (51) 
“ਮਾਨੂ ਨਿਮਾਨੁ ਵਵਾ ਦੀਆਂ ਹਰਿ ਚਰਣੀ ਲਾਗੋ ।” 


-- ਬਿਲਾ ੫, ਛੰਤ ੪, ੧ : ੨ (848) ` 








2. ਅਹੰਕਾਰ 
ਨਹੀ ਬੂਝੈ” 
- ਸਿਰੀ ਬੇਣੀ, ੧, ੫ : ੧ (93) 
ਹੋਰ ਰੂਪ - ਮਾਨ -- 
- ਸਸ ੫, ੧੩ : ੩ (1355) 
“ਰਾਜੰਤ ਮਾਨ ਅਭਿਮਾਨ ਤ ਹੀਨੰ।” 

-> ਸੋਸ ੫, ੧2 : ੩ (1355) 
(ਮਹਾਨਕੋਸ਼ ਇਸ ਦੇ ਅਰਥ 'ਰੋਸ” ਰੰਜ ਕਰਦਾ 
ਹੈ) 
ਮਾਂਨ -- 

“ਬਾਣੀ ਮੌਤੂ ਮਹਾ ਪੁਰਖਨ ਕੀ ਮਨਹਿ ਉਤਾਰਨ 
ਮਾਂਨ ਕਉ।” 
- ਸਾਰ ੫, ੨0, ੨ : ੧ (1208) 
3. ਮਨ ਦਾ 
“ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ 
ਸੁਖੁ ਪਾਵਣਿਆ।” 
- ਮਾਝ ੫, ਅਸ ੩੭, ੧: ੩ (131) 
“ਮੇਰੇ ਮਾਨ ਕੋ ਅਸਥਾਨੁ।” (ਮਨਦਾ) 
- ਮਾਰੂ ੫. ਅਸ ੨, ੧" : ੧ (1017) 
4. ਮੰਨ ਗਿਆ, ਨਿਸ਼ਾ ਹੋ ਗਈ, -ਸ਼ਰਧਾਵਾਨ 
ਹੋਇਆ _ 
“ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ 
ਮਨੂਆ ਮਾਨ ਜੀਉ।” 

- ਆਸਾ ੪, ਛੰਤ ੧੨, ੧ : ੪ (446) 
“ਅਉਸਰੁ ਬੀਤਿਓ ਜਾਤੂ ਹੈ ਕਹਿਓ ਮਾਨ ਲੈ 
ਮੇਰੋ।” (ਮੰਨ ਲੈ, ਵਿਸ਼ਵਾਸ਼ ਲਿਆ) 

- ਤਿਲੰੰ ੯, ੩, ੧" : ੨ (727) 
ਹੋਰ ਰੂਪ - ਮਾਨ - 
“ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ 
ਅਗਾਮੰ।” (ਮੰਨਣ ਨਾਲ) 
-- ਸੋਰ ੧, ਅਸ ੧, ੫ : ੪ (635) 
5. ਫਖ਼ਰ 
“ਮੋਹਨੁ ਪ੍ਰਾਨ ਮਾਨ ਰਾਗੀਲਾ।” (ਮਨ ਦਾ ਫਖਰ) 
- ਗੂਜ ੫, ੧੩, ੧" : ੧ (498) 
6. ਮੰਨਣ ਵਾਲੇ 
“ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ - 


1924 





ਕਹਨਹਾਰੇ ।” 
ਸਾਰ ੫, ੫੫; ੨ ! ੧ (1215) 


7. ਮਨ 
-_ “ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ 
ਜਾਇ।” 
`-- ਕਾਨ ੫, ੧੪, ੧" : 
ਮਾਨਉਂ -- 1. ਮੰਨੋ, ਸਮਝੋ, ਜਾਣੋ 
“ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ 
ਕੋ ਜੋ ਪਾਨੀ।” -- ਗਉ ੯, ੭, ੩ : ੨ (220) 
2. ਆਦਰ ਦੇਣਾ, ਸਵੀਕਾਰਨਾ 
` ਮੋਰੀ।” _-- ਰਾਮ ਕਬ, ੪, ੧ : ੧ (969) 


ਮਾਨਈ -- 1. ਪ੍ਰਵਾਨ ਕਰੇ 


ਦੇ (1300) 


“ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ।” 


-- ਰਾਮ ੫, ਗਤ ੩ : ੫ (925) 
'2. ਮੰਨਦਾ _ 
“ਕਹਿਆ ਸਬਦੁ ਨ ਮਾਨਈ ਹਉਮੈ ਛਤੈ ਨ 
ਕੋਇ।” 
-- ਰਾਮ ੩, ਵਾਰ ੪ਸ, ੩, ੨ : ੨ (948) 


ਲਿਆ 


ਉਦਾਸ।” (ਮੰਨੋ 
-- ਸਲੋ ਕਬ, ੯੫ : ੨ (1369) 

ਹੋਰ ਰੁਪ -- ਮਾਂਨਈ -- 
“ਬਨ ਸੰਗਤਿ ਇਉ ਮਾਂਨਈ ਹੋਇ ਗਈ ਭਠ 


ਛਾਰ।” (ਸਮਝੋ, ਮੰਨੋ) 
-- ਸਲੋ ਕਬ, ੧੯੫ : ੨ (1375) 


ਮਾਨਸ -- 1. ਮਨੁਖਾ 


ਗ਼ਵਾਵਉ ।” 
2. ਮਨੁੱਖ 
“ਨਾਨਕ ਕਾ ਰਾਖਾ ਆਪਿ ਪ੍ਰਭ ਸੁਆਮੀ ਕਿਆ 
ਮਾਨਸ .ਬਪੁਰੇ ਕਰੀਐ। ” 
ਰ -- ਬਿਲਾ ੫, ੯੫, ੨ : ੨ (823) 
“ਮਾਨਸ ਤੇ ਦੇਵਤੇ ਭਏ ਸਚੀ ਭਗਤਿ ਕਸ 
_ਦੋਇ।” 
-- ਬਿਲਾ ੪, ਵਾਰ ੪ਸ, ੩, ੨ : ੨ (6850) 
3. ਮਨੋਰਥ, ਸੰਕਲਪ 


-- ਗਉ ੯, ੫, ੧: ੨ (219) 








“ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ 
ਮਾਨਸ ਤਿਨਛੇ। ” 
- ਬਸੰ ੪, ੪, ੩ : ੧ (1176) 
ਮਾਨਸਰੋਵਰ -- ।. ਤਿਬਤ ਦੀ ਇਕ ਸੁ ਪ੍ਰਸਿਧ 
ਝੀਲ ਜੋ ਪੁਰਾਣਾਂ ਅਨੁਸਾਰ 
ਬ੍ਰਹਮਾ ਨੇ ਕੈਲਾਸ ਪਰਬਤ ਕੋਲ 
ਰਚੀ ਸੀ, ਇਥੇ ਹੰਸਾਂ ਦਾ ਨਿਵਾਸ 
ਹੈ ਇਥੋਂ ਸੁਚੇ ਮੋਤੀ ਨਿਕਲਦੇ 
ਹਨ ਜੋ ਹੰਸਾ ਦੀ ਖੁਰਾਕ ਹਨ 
“ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨਸਰੋਵਰ 
ਹੰਸੁਲਾ। _ -- ਧਨਾ ਨਾਮ, ੩, ੩ : ੧ (693) 
2. ਭਾਵ ਸਤਿਸੰਗਤ 
“ਕਬੀਰ ਹੀਰਾ ਬਨਜਿਆ ਮਾਨਸਰੋਵਰ ਤੀਰ।” 
-- ਸਲੋ ਕਬ, ੧੬੧ : ੨ (1373) 
ਹੋਰ ਰੂਪ -- ਮਾਨਸਰੋਵਰਿ -- 
'“ਮਾਨਸਰੋਵਰਿ ਕਰਿ ਇਸਨਾਨੁ।” 
(ਮਾਨਸਰੋਵਰ ਵਿਚ ਭਾਵ ਹਰੀ ਰੂਪੀ 
ਮਾਨਸਰੋਵਰ ਵਿਚ) 
-- ਭੈਰ ਕਬ, ੧, ੬ : ੨ (1162) 
ਮਾਨਸਰੋਵਰੁ -- 
“ਗੁਰੁ ਸਰਵਰੁ ਮਾਨਸਰੋਵਰੁ ਹੈ ਵਡਭਾਗੀ ਪੁਰਖ 
ਲਹੰਨ੍।” 
` '- ਸੂਹੀ ੩, ਅਸ ੪, ੨ : ੧ (756) 
ਮਾਨਸੁ -- ਮਨੁੱਖ 
“ਦਸੀ ਮਾਸੀ ਮਾਨਸੂ ਕੀਆ ਵਣਜਾਰਿਆ ਮਿਤ੍ਰਾ 
ਕਰਿ ਮੁਹਲਤਿ ਕਰਮ ਕਮਾਹਿ। ” 
- ਸਿਰੀ ੫, ਪਹ ੪, ੧ : ੨ (77) 


“ਅਵਗੁਨੀਆਰੇ ਮਾਨਸੈ ਭਲੋ ਨ 


== ਸਲੋਂ ਕਬ, 22. : ੨ (1368) 


| ਮਾਲਹਿ -- 1. ਮੰਨਦਾ ਹੈ, ਮੰਨਦਾ ਹੈ 


“ਬਿਨੁ ਹਰਿ ਭਉ ਕਾਹੇ ਨ ਮਾਨਹਿ। ” (ਮੰਨਦਾ 
ਹੈ) -- ਗਉ ੫, ੯੫, ੧" : ੧ (184) 
“ਜਿਸਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ 

ਦਾਹਾ।” (ਮੰਨਦਾ ਹੈ) 
-- ਆਸਾ ੫, ੧੨੩, ੧ : ੧ (401) 


ਮਾਨੂਕ 


1925 


ਮਾਨਿ 


“ਛੜਾ "ਜਜ ਜਨ ਫ਼ਰਜ਼ 7 
-- 1. ਮੰਨਿਆ, ਪੁਤੀਜਿਆ 


ਹੋਰ ਰੂਪ -- ਮਾਨਹੁ -- 
ਜਸ ਰਤੀ ਬਰਸ ਸਿ ਦਿ 
ਓਹੀ ਧਿਆਈਐ ਰੇ।” (ਮੰਨੋ 
-- ਗਉ ੫, ਆ 


ਘਟਿ ਰਾਮੁ ਸਮਾਵੈ।” (ਸਮਝੋ) 
-- ਗਉ ੯, ੬, ੨ : ੨ (220) 
“ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ 
ਸਦਾ ਨਿਹਾਲਾ।” (ਕਰਦੇ) 
-- ਰਾਮ ੫, ੬, ੨ : ੨ (684) 
2. ਮਨਾਉਂਣਾ 
-- ਗੋਂਡ ੫, ਅਸ ੧, ੬ : ੨ (869) 
ਮਾਨਕੁ -- ਮੋਤੀ, ਹੀਰਾ 
“ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ 
ਥਾ।” (ਨਾਮ ਰੂਪੀ ਹੀਰਾ) 
- ਮਾਰੂ ੫, ੧੨, ੧" 
“ਮਨੁ ਮਾਨਕੁ ਲਿਵ ਤਤੁ ਲੁਕਾਨਾ। ` 


! ੧ (1002) 


-- ਪ੍ਭਾ ਕਬ, ੧, ੨ : ੨ (1349) 


ਮਾਨਤ =- ਮੰਨਣ ਵਾਲੇ 
“ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ 
ਨਿਧਾਨਾ।” _ -- ਬਿਲਾ ੩, ੪, ੪ : ੨ (798) 
2.. ਮੰਨਦੇ ਹਨ 
“ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ 
ਫੁਨਿ ਗਰਭਪਰਨ । ” 
-- ਸਾਰ ੫, ੧੩, ੨ : ੨ (1206) 
ਮਾਨਨ -- ਮਾਨ ਸਨਮਾਨ 
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ 


__ ਅਭਿਮਾਨੀ।” - ਸੋਰ ੫, ੧੬, ੧ : ੧ (613) 
ਮਾਨਵ -- ਮਨੁੱਖ 

“ਇਕੁ ਬਿੰਨਿ ਦੁਗਣਜੁ ਤਉ ਰਹੈ ਜਾ ਸੁਮੰਤ੍ਰਿ ਮਾਨਵ 
ਹਿਲਹਿ।” - ਸਵ ੩, ੧੪ : ੫ (1395) 


(ਇਸ ਤੁਕ ਵਿਚ ਪਦ ਛੇਦ 'ਮਾਨਵਹਿ ਲਹਿ” 
ਕਰ ਕੇ ਵੀ. ਕਰ ਲਿਆ ਜਾਂਦਾ ਹੈ) 
ਮਾਨੜਾ --ਮਾਨ ਭਾਵ, ਮਾਨ ਅਹੰਕਾਰ 
“ਇਆਨੜੀਏ ਮਾਨੜਾ ਕਾਇ ਕਰੇਇ। ” 
- - ਤਿਲੰ ੧; ੪, ੧ : ੧ (722) 











ਮਾਨਾ 
“ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ 
ਮਾਨਾ ਜੀਉ।” -- ਮਾਝ ੫, ੨0,੨ : ੩ (100) 
ਹੋਰ ਰੂਪ -- ਮਾਨਾਂ - ਰ੍ 
“ਪਾਈ ਜੋਰਿ ਬਾਤ ਇਕਿ ਕੀਨੀ ਤਹ ਤਾਂਤੀ 
ਮਨੁ ਮਾਨਾਂ।” (ਪ੍ਰਤੀਜ ਗਿਆ) 
-- ਆਸਾ ਕਬ, ੩੬, ੩ : ੧ (484) 
2. ਵਾਂਗ, ਸਮਾਨ 
ਅਵਲਿੰ ਅਉਲਿ ਦੀਨੁ ਕਰਿ ਮਿਨਾ ਮਸਕਲ 
ਮਾਨਾ ਮਾਲੁ ਮੁਸਾਵੈ । ” 
-- ਮਾਝ ੧, ਵਾਰ ਦਸ, ੧, ੧: ੨ (141) 
3. ਮੰਨ ਲਿਆ 
“ਮੀਤੁ ਕਰੈ ਸੋਈ ਹਮ ਮਾਨਾ। ” 
-- ਗਉ ੫, ੧0੯, ੧ : ੧ (187) 
“ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ 
ਮਾਨਾ।” (ਸਮਝਿਆ ਮੰਨਿਆ) 
-- ਆਸਾ ੫, ੪੧, ੩ : ੨ (381) 
4. ਮਾਨਿਆ 
“ਗੁਰਮੁਖਿ ਮਿਲਿਆ ਰੰਗੁ ਮਾਨਾ।” 
-- ਰਾਮ ੫, ੧੪, ੧ : ੪ (886) 
-- 1. ਪਤੀਜ ਗਿਆ, ਵੇਖਾਂ “ਮਾਨਾਂ” (1) 
2. ਮਾਨ, ਇਜ਼ਤ, ਆਦਰ ਵਡਿਆਈ 
ਦੇਵੈ ਮਾਨਾਂ ਹੇ।” 
- ਮਾਰੂ ੫. ਸੋਲਾ ੪, ੪ : ਤੇ (1075) 
ਮਾਨਾਨਾਂ -- ਪਤੀਜ ਗਿਆ 
“ਕਹਿ ਕਬੀਰ, ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ 
ਮਨੁ ਮਾਨਾਲਾਂ। ” 
-- ਗਉ ਕਬ, ੭੪, ੪ : ੨ (340) 
ਮਾਨਿ -- ।. ਮੰਨ ਲੈ 
“ਸੰਤ ਕਾ ਕੀਆ ਸਤਿ ਕਰਿ ਮਾਨਿ।” 
-- ਗਉ ੫. ੭੪, ੧" : ੨ (177) 
“ਮਨਸਾ ਏਕ ਮਾਨਿ ਹਾਂ।” (ਮੰਨ/ਧਾਰੰ) 
-- ਆਸਾ ੫, ੧੫੮, ੧": ੨ (409) 
2. ਮੰਨ ਕੇ 
“ਮਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ 
ਗਵਾਇਓ। ”” 


ਮਾਨਿਓ 





1926 





- ਗਉ ੫, ੧੩੬", ੩ : ੧ (209) | 3. ਭੋਗਣਾ, ਮਾਣਨਾ 


` 3. ਮਾਣ, ਅੰਹਕਾਰ 
“ਖਿਨ ਭੰਗੂਨਾ ਕੈ ਮਾਨਿ ਮਾਤੇ ਅਸੁਰ ਜਾਣਹਿ 
ਨਾਹੀ।” 
_. - ਆਸਾਂ ੫, ੧੫੨, ੧੯ 
4. ਮਾਣਨਾ, ਭੋਗਨਾ 

“ਹਰਿ ਰਸ ਰਸਹਿ ਮਾਲਿ ਹਾਂ।” 
- ਆਸਾ ੫, ੧੫੮, ੨ : ੪ (409) 

_ “ਪ੍ਰੇਮ ਭਗਤਿ ਜੋਰੀ ਸੁਖ ਮਾਨਿ।” 
- ਰਾਮ ੫, ੫੧, ੨ : ੪ (899) 


5. ਇਜ਼ਤ/ਸਤਿਕਾਰ ਵਾਲਾ 


: ਏ (408) 


“ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨਫੀਟੇ ਕੋਇ।” 


-- ਰਾਮ ੧, ਓਅੰ ੩੪ : ੨ (934) 
“ਤੇਰੈ ਮਾਨਿ ਹਰਿ ਹਰਿ ਮਾਨਿ।” (ਸਤਿਕਾਰ 
` ਵਾਲੇ) __-- ਕਲਿ ੫, ੪, ੧" : ੧ (1322) 
ਪਹਿਲੇ 'ਮਾਨਿ” ਦਾ ਅਰਥ 'ਮੰਨ ਕੇ” ਹੈ। 
ਮਾਨਿਓ -- 1. ਮੰਨਿਆ, ਸਮਝਿਆ __ 
ਰੈਨਾਈ।” __- ਗਉ ੯, ੨,੧: ੨ (29) 
2. ਮਾਣ/ਇਜ਼ਤ ਬਣਾਉਣੀ 
“ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ 
ਦਰਗਹ ਭੀ ਮਾਨਿਓ।” 
ਰ - ਸਾਰ ੫, ੬੨, ੧" : ੨ (1216) 
ਮਾਨਿਆ -- 1. ਪਤੀਜਿਆ, ਸੰਤੁਸ਼ਟ ਹੋ ਗਿਆ 
"ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ 
ਚੀਤੁ ।” 
“ਜਨਮੁ ਜੀਤਿ ਮਰਣਿ ਮਨੁ ਮਾਨਿਆ।” (ਨਿਸ਼ਾ 
ਹੋਈ) - ਗਉ ੧,੮,੨:੧(153) 
ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ।” 
(ਪਰਚ ਗਿਆ) 
-- ਆਸਾ ੧, ਅਸ ੨੦, ੨ : ੨ (421) 
“ਸੁਕ੍ਤਿ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ 
ਮਾਨਿਆ। ” (ਸੰਤੁਸ਼ਟ ਹੋ ਗਿਆ) 


- ਆਸਾ ਕਬ, ੧, ੩ : ੨ (485)' 


2. ਮੰਨਿਆ, ਸਮਝਿਆ 
ਵਜੀਰ ਹਵਾ 
ਨਿਧਿ ਮਾਨਿਆ।” 


- ਸਿਰੀ ੫, ਛੰਤ ੩, ੩ : ੪ (81) 





- ਸਿਰੀ ੫, ੭੫, ੪ : ੩ (44). 








“ਜਿਉ ਗੂੰਗੇ ਸਾਕਰ ਮਨੁ ਮਾਨਿਆ।” 
- ਗਉ ਕਬ, ੧੮, ੧ : ੪ (327) 
4. ਮਾਣ ਦਿੱਤਾ ਹੈ 
“ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ 
ਮਾਨਿਆ।” 
_ - ਜੈਤ ੫, ਛੰਤ ੨, ੪ : ੪ (705) 
5. ਮੰਨਣ ਨਾਲ 
“ਗੁਰਮਤਿ ਮਾਨਿਆ ਕਰਣੀ ਸਾਰੁ।” 
- ਬਿਲਾ ੩, ਅਸ ੧, ੮ : ੧ (833) 
6..ਭਾਵ ਪ੍ਰਸੰਨ ਹੋ ਗਿਆ ਰ੍ 
“ਧੰਨੁ ਅਨਾਦਿ ਠਾਕੁਰ ਮਨੁ ਮਾਨਿਆ। ” 
_- ਗੋਂਡ ਕਬ, ੧੧, ੪ : ੪ (873) 
“ਜਿਸੁ ਉਪਰਿ ਹਰਿ ਕਾ ਮਨੁ ਮਾਨਿਆ।” 
- ਮਾਰੂ ੪, ੮, ੩ : ੧ (998) 
ਹੋਰ ਰੂਪ -- ਮਾਨਿਐ -- 
“ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ 
ਹੋਇ।” (ਮੰਨਣ ਨਾਲ) ਸਾ 
- ਮਾਝ ੧, ਵਾਰ ੧ਸ, ੧, ੧ : ੨ (137) 
ਮਾਨਿਕ -- ਲਾਲ ਰਤਨ. 
'ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ 


ਪਾਸਾਰੀ।” -- ਕੇਦਾ ਕਬ, ੨, ੩ : ੧(1123) 
ਮਾਨੀ -- ।. ਮਾਣੀ, ਭੋਗੀ 
“ਆਤਮ ਚੀਨਿ ਪਰਮ ਰੰਗ ਮਾਲੀ।” 
- ਗਉ ੫, ੧੦੭, ੧" : ੨ (167) 
2. ਮੰਨੀ, ਪਰਵਾਨ ਕੀਤੀ 


`-- ਗਉ ੫, ਬਾਅ ੨੪ : ੪ (255) 
“ਭੁਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀਅ ਕੀ 
ਮਾਨੀ।” (ਮੰਨੀ) 
-`" ਆਸਾ ੫, ੧2੮, ੧”: ੨ (403) 
“ਮੇਰਾ ਮਨੁ ਰਾਮ ਨਾਮਿ ਮਨੁ ਮਾਨੀ। ” (ਪਰਵਾਨ 
ਕੀਤੀ, ਪਸੀਜ ਗਿਆ) 
"ਸਾਰ ੪,੫, ੧" 
. ਮਾਨ ਵਾਲਾ, ਸਤਿਕਾਰਿਤ 
ਪਤੇ ਨਮਕ ਵਰਗ ਮਾਲੀ” 
-- ਗਉ ੫, ਸੁਖ ੧, ੩ : ੬ (262) 
“ਮਾਨੀ ਤੂੰ ਰਾਮ ਕੈ ਦਰਿ ਮਾਨੀ।” (ਦੂਜੇ 'ਮਾਨੀ” 


: ੧ (1199) 


ਮਾਨੀਅਹਿ 1927 ਮਾਨੁਖ 














ਦੇ ਅਰਥ ਹਨ ਸਤਿਕਾਰਿਤ ਕੀਤੀ ਗਈ) | 2. ਮੰਨਣਾ, ਨਿਸ਼ਾ ਹੋਣੀ 
-- ਸਾਰ ੫, ੧੨੭, ੧" : ੧ (1228) | _“ਜੀਅਰੇ ਰਾਮ ਜਪਤ ਮਨੁ ਮਾਲੂ। ` 
4. ਮਾਨ ਦੇਣਾ, ਸਤਿਕਾਰ ਦੇਣਾ -- ਸਿਰੀ ੧, ੧੮, ੧” : ੧ (20) 
ਬਣਾ। ` - ਆਸਾ ੧, ਅਸ੬,੧:੧(414) ' 
-- ਆਸਾ ੫, ਛੰਤ ੭, ੨ : ੫ (457) | 3੨. ਅਭਿਮਾਨ, ਅੰਕਾਰ __ 
ਮਾਨੀਅਹਿ - ਮੰਨਦੇ ਹਨ, ਪੂਜਦੇ ਹਨ “ਕੀਤਾ ਕਹਾ ਕਰੇ ਮਨਿ ਮਾਲੁ।” 
“ਜਾ ਕੈ ਈਦਿ ਬ ਕਰੀਦਿ ਕੁਲ ਗਊ ਰੇ ਬਧੁ - ਸਿਰੀ ੧, ੩੨, ੧ : ੧ (25) 
ਕਰਹਿ ਮਾਨੀਅਹਿ ਸੇਖ ਸਹੀਦ ਪੀਰਾ।” . “ਮਾਨੁ ਛੋਡਿ ਗੁਰ ਚਰਨੀ ਲਾਗੂ । ”” 
- ਮਲਾ ਰਵਿ, ੨, ੨ : ੧ (1293) - ਆਸਾ ੫,੮,੪: ; ੩ (372) 


ਰਾ ਸਤਿਕਾਰ ਪ੍ਰਾਪਤ । 4. ਮੌਨ, ਵਿਸ਼ਵਾਸ ਲਿਆ, ਸਮਝ 
“ਕਹੁ ਨਾਨਕ ਅਪਰੰਪਰ ਮਾਨੂ। ” 


ਨਾ 1 ਆ -- ਗੋਉ ਬੋ. ਅਸ ੬, ੮ : ੨ (223) 
ਜਨਮੁ ਕੁਲ ਉਧਰਹੁ ਦ੍ਰਾਰਿ ਹਰਿ ਮਾਨੀਅਹੁ। ” “ਜੋ ਕਛੁ ਕਰੈ ਸੋਈ ਸੁਖੁ ਮਾਲੂ। ” 
-- ਸਵ ੪, ਨਲ ੧੩ : ੪ (1400) - ਗਉ ੪, ਸੁਖ ੧੫, ੪ : ੫ (263) 
ਮਾਨੀਐ -- 1. ਮੰਨੀਆਂ ਜਾਂਦੀਆਂ, ਪਰਵਾਨ । _5. ਮਨ ਰ 
“ਆਗੈ ਤਿਲੁ ਨਹੀ ਮਾਨੀਐ। ” -- ਆਸਾ ੫, ੨੩, ੩ : ੧ (376) 
-- ਗਉਂ ੫, ੧੪੨", ੨ : ੨ (211) “ਲੀਆ ਤਦੀਆ ਮਾਨੂ ਜਿਨ ਸਿਉ ਸੇ ਸਜਨ 
2. ਮਾਨ/ਇਜ਼ਤ/ਸਤਿਕਾਰ ਪ੍ਰਾਪਤ ਕਰਦਾ ਹੈ ਕਿਉ ਵੀਸਰਹਿ।” 
“ਜਿਸ ਨੋ ਮੰਨੇ ਆਪਿ ਸੋਈ ਮਾਨੀਐ। ” -- ਸੂਹੀ ੧, ਛੰਤ ੪, ੨ : `੩ (765) 


-- ਆਸਾ ੫, ੧੦੮, ੩ : ੧ (398) 6. ਦਾਦੀਆ, ਭਰੋਸਾ __ 
“ਗਹਿ ਭੂਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ “ਪਲੇ ਮਰਿ ਅਨ ਸਤ ਹਿ ਲਾ ਅਪਨ 


ਮਾਨੀਐ।” (ਮਾਨ ਪਾਈਦਾ ਹੈ) ਹੀ ਪਹਿ ਅਰਥਾ।”” 
-- ਮਲਾ ੫. ਛੰਤ ੧, ੩ : ੪ (1278) " == ਹਜਠ ਖੇਪ? ੧ 2 2 (1215) 
3. ਮੰਨੀਏ, ਪ੍ਰਵਾਨ ਕਰੀਏ ਮਾਨੁਖ =- (ਸੰ. ਸਜੂਹਯ) ਆਦਮੀ, ਮਾਨਵ 
“ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ | ਭਏ ਪਰਾਪਤਿ ਮਾਨੁਖ ਦੇਹੁਰੀਆ।” 
ਬਣਾਇਰੀ।” -- ਆਸਾ ੫; ਸੋਪ ੪. ੧ : ੧ (12) 


- ਆਸਾ ੫, ੧੧੮, ੨ : ੧ (400) | “ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ 
“ਜੈਸਾ ਮਾਨੀਐ ਹੋਇ ਨ ਤੈਸਾ।” (ਭਾਵ ਸਮਝੀਏ) | ਜਾਨੇ।” (ਮਨੁੱਖ) ਰ੍ 


- ਸੋਰ ਰਵਿ, ੧, ੧" : ੨ (657). -- ਧਨਾ ੫, ੩੬, ੧ : ੧ (680) 
ਮਾਨੁ - ।. ਇਜ਼ਤ, ਸਤਿਕਾਰ, ਸਨਮਾਨ,”। ਹੋਰ ਰੁਪ - ਮਾਨੁਖਾ - 
ਵਡਿਆਈ ਸੱ “ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ 
“ਜਿਨਿ ਸੇਵਿਆ ਤਿਨਿ ਪਾਇਆ ਮਾਨੁ। ਪੋਚ ।? (ਮਨੁੱਖ ਵਾਲਾ ਮਨੁੱਖ ਦਾ) 
<- ਜਪੁ ੧, ੫ : ੩ (2) -- ਆਸਾ ਰਵਿ, ੧, ੨ : ੨ (486) 
“ਕਿਸਹੀ ਮਾਨੁ ਕਿਸੈ ਅਪਮਾਨੁ।” ਮਾਨਖ਼ -- 





ਰੇ “ਕਰਪੂਰ ਪੁਹਪ ਸੁਰੰਧਾ ਪਰਸ ਮਾਲ ਦਰ 


ਮਲੀਣੰ।” (ਮਨੁੱਖੀ) 
- ਗਾਥਾ ੫, ੧ : ੧ (1360) 





ਮਾਨੁਖੁੰ - 
“ਗਣ ਗੰਧਰਬ ਦੇਵ ਮਾਨੂਖ੍ਰੰ ਪਸੁ ਪੰਖੀ 
ਬਿਮੋਹਨਹ।”-- ਸਸ ੫, ੪੫ : ੨ (1358) 
ਮਾਨੋ -- ।. ਮੰਨੇ, ਜਾਨੇ, ਸਮਝੇ 
_ “ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ।” 
-- ਗਉ ੪, ੫੬, ੧" : ੧ (169) 
“ਨਾਮੁ ਜਪਤ ਪ੍ਰਭ ਸਿਉ ਮਨ ਮਾਨੇ।” (ਮੰਨ 
ਗਿਆ ਹੈ) -- ਗਉ ੫, ੧੧੧”, ੩ : ੩ (202) 
“ਹਰਿ ਕੈ ਰੰਗਿ ਰਤਾ ਮਨੁ ਮਾਨੇ।” (ਮੰਨ ਜਾਂਦਾ 
ਭਾਵ ਪ੍ਰਤੀਤ ਆ ਜਾਂਦੀ ਹੈ) 
- ਬਿਲਾ ੧, ੪, ੧ : ੨ (796) 
“ਸੋ ਬਾਜਾਰੀ ਹਮ ਗੁਰ ਮਾਨੇ।” (ਮੰਨਦੇ ਹਾਂ) 
- ਗੋਂਡ ਕਬ, ੧੦, ੩ : ੪ (873) 
_ 2. ਵਡਿਆਏ ਗਏ, ਇਜਤ ਪ੍ਰਾਪਤ ਕੀਤੀ, ਸਨਮਾਨੇ 
ਗਏ 
“ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ 
ਮਾਨੇ।”" _-- ਸੋਰ ੫. ੨੪, ੨ : ੧ (615) 
"ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ 
ਮਾਨੇ। ”-- ਸਾਰ ੫, ੧੨੮, ੨ : ੨ (229) 
3. ਕਬੂਲੇ, ਪਰਵਾਣ ਕਰੇ 
“ਜੋ ਪ੍ਰਿਅ ਮਾਨੇ ਤਿਨ ਕੀ ਰੀਸਾ।” 
੧ 'ਸੂਹੀ ੫, 2, ੧੯ ੧ ੧73੬) 
4. ਮਾਨਦੇ ਹਨ 
“ਸਬਦੁ ਸਹਜ ਰਸੁ ਅੰਤਰਿ ਮਾਨੇ।” 
- ਮਾਰੂ ੧, ਸੋਲਾ ੧, ੧੫ : ੨ (1021) 
ਮਾਨੈ =- 1. ਮੰਨੇ, ਸਮਝੇ 
“ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ।” 
- ਸਿੱਜੀ ੧, ਅਸੱ੨, ੩ : ੧੧੨੫) 
“ਗੁਰਮੁਖਿ ਸੰਧਿ ਮਿਲੇ ਮਨੁ ਮਾਨੈ।” (ਮੰਨਦਾ 
ਪਤੀਜਦਾ ਹੈ) 
“-ਗਉਂ ਦੈ, ਅਸ ੧੬. ::2.(0269 
“ਜੋ ਜੋ ਹੋਇ ਸੋਈ ਸੁਖੁ ਮਾਨੈ।” (ਪਰਵਾਨ ਕਰੇ) 
- ਗਉ ੫. ਸੁਖ ੨੩, ੪ : ੭ (294) 


“ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ।” 


(ਪਤੀਜਦਾ ਹੈ) 
-- ਗਉ ਕਬ, ੧੦, ੨ : ੨ (325) 


1928 














ਖਯ 


“ਜਿਉਂ ਅਪੂਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ 
ਪਾਵਉ। (ਸਮਝੇ) 
- ਦੇਵ ੫, ੫, ੧ : ੨ (529) 
2. ਮਾਣ ਕਰਦਾ ਹੈ, ਅੰਕਾਰ ਕਰਦਾ ਹੈ 
“ਅਪਨਾ ਕੀਆ ਆਪਹਿ ਮਾਨੈ।” 
- ਗਉ ੫, ਸੁਖ ੫, ੮ : ੨ (269) 
3.' ਮਾਨ ਦੇਂਦੇ/ਆਦਰ ਕਰਦੇ/ਸਤਿਕਾਰਦੇ ਹਨ 
“ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ।” 
- ਗਉ ੫, ਸੁਖ ੬, ੨ : ੫ (270) 
“ਭਰੁ ਮਾਨੈ ਮਾਨੈ ਸਭੁ ਕੋਇ।” 
- ਮਲਾ ੩, ੧੩, ੫ : ੧ (1262) 
4. ਭਾਵ ਪ੍ਰਸ਼ਨ ਕਰੇ, ਖੁਸ਼ ਕਰੇ 
''ਬੀਸ ਬਿਸਵੇ ਗੁਰ ਕਾ ਮਨੁ ਮਾਨੈ।” 
- ਗਉ ੫. ਸੁਖ ੧੮, ੩ : ੧ (287) 
5. ਮਾਨਦਾ, ਭੋਗਦਾ 
“ਸੁਖੁ ਮਾਨੈ ਭੇਟੈ ਗੁਰ ਪੀਰੂ।” 
-- ਆਸਾ ੧, ਅਸ ੩, ੫ : ੩ (413) 
6. ਪਰਵਾਨ ਕਰਨ, ਮੰਨ ਲੈਣਾ 
"ਤਾ ਕਾ ਕੀਆ ਮਾਨੈ ਸੋਇ।” 
- ਰਾਮ ੧, ੭, ੨ : ੨ (878) 
7. ਮਨ 
_ “ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ।” 
- ਪੁਭਾ ਨਾਮ, ੧, ੨ : ੧ (1350) 
ਮਾਨੋ -- ।. ਮੰਨ ਲਵੋ, ਜੇ ਕਰ “ 
“ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ।” 
_ ` ਹਉ ਰਵਿ, ਅਸ ੧, ੫ : ੨ (346) 
2. ਸਮਝੋ, ਜਾਣੋ, ਮੰਨੋ 
“ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ 
ਮਾਨੋ।” 
- ਆਸਾ ੧, ਛੰਤ ੩, ੧ : ੪ (437) 
“ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ 
ਗਾਈ।” -- ਰਾਮ ੯, ੨, ੨ : ੨ (902) 
3. ਮੰਨਦਾ, ਪਰਵਾਨ ਕਰਦਾ 
“ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ 
ਪਈ ਹੈ।” 
- ਗੂਜ ਕਬ, ੧, ੨ : ੨ (524) 
4. ਮਾਣ, ਅਹੰਕਾਰ 
"ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ।” 


- ਸੂਹੀ ੫, ਛੱਤ ੧, ੩ : ੧ (777) 
ਨ 


. ਮਨ 
“ਅਵਿਗਤ ਸਿਉ ਮਾਨਿਆ ਮਾਨੋ।” 
- ਸਾਰ ੫. ੨੩, 2 : ੧ (1006) 
6.-ਮਾਣਾਂ, ਭੋਗਾਂ 
“ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ 
ਸੁਖ ਮਾਨੋ। ” 
-- ਮੱਲਾਂ ੫, ੧੫, 2 : 2 (1269) 
ਮਾਨੋਰਥ੍ਂ ਦਲਾਲ ਮਨੋਰਥ, ਉਦੇਸ਼, ਲਕਸ਼ 
“ਹਰਿ ਮਿਲੇ ਨਰਾਇਣ ਨਾਨਕਾ ਮਾਨੋਰਬ੍ੋ ਪੂਰਾ।” 
-- ਆਸਾਂ ੫, ਛੰਤ ੩, ੪ : ੬ (454) 
ਹੋਰ ਰੂਪ -- ਮਾਨੋਰਥੋ. -- 


“ਹਰਿ. ਮਿਲੇ ਨਰਾਇਣ ਨਾਨਕਾ ਮਾਨੋਰਥੋ . 


ਪੂਰਾ। 
-- ਆਸਾ ੫, ਛੰਤ ੩, ੪ : ੧ (454) 
ਮਾਨੋ -- ਇਉਂ ਸਮਝੋ ਜਿਵੇ' 
“ਮਾਨੋ ਸਭ ਸੁਖ ਨਉਨਿਧਿ ਤਾ ਕੈ ਸਹਜਿ ਸਹਜਿ 
ਜਸੁ ਬੋਲੈ ਦੇਵ।” 
-- ਬਿਲਾ ਕਬ, ੧੨, ੧" : ੨ (857) 
ਮਾਨ੍ਹਿਉ - ਮੰਨ ਗਿਆ 
“ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ 
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ। ” 
ਰ -- ਸਵ ੪, ਨਲ ੪ : ੫ (1399) 
ਮਾਪਹਿ -- ਮਿੰਨਦਾ 
“ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ। ” 
-- ਸੂਹੀ ਕਬ, ੫. ੨ : ੨ (793) 


ਮਾਪਿਆ = ਮਾਂ ਪਿਉ, ਜਨਮ ਦਾਤੇ 


“ਫਰੀਦਾ ਕਿਥੈ ਤੈਡੈ ਮਾਖਿਆ ਜਿਨੀ ਤੂ 


ਜਣਿਓਹਿ।”” _-- ਸਲੋ ਫਰ, ੭੩ : ੧ (1381) 
ਮਾਮਲਾ -- (ਅ. ਮਆਮਲਹ) ਝਗੜਾ, ਵਿਵਾਦ, 
ਧੰਧਾ ਰ 
“ਫਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ।” 

-- ਮਾਝ ੧, ਵਾਰ ੨੨ਸ, ੨, ੨ : ੩ (148) 
ਮਾਮਲੇ =- ਜ਼ਿੰਮੇਵਾਰੀਆਂ, ਧੰਧੇ ਰ 
“ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ। ” 


-- ਸਲੋ ਫਰ, ੬੩ : ੧ (1381) 


ਮਾਮਾਣੀਆ - ਮਾਮੀਆਂ, ਮਾਂ ਦੇ ਭਰਾਵਾਂ ਦੀਆਂ 


1929 





ਮਾਰਸੀ 
ਪਤਨੀਆਂ 
“ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ।” 
-- ਮਾਰੂ ੧, ਅਸ ੧੦, ੩ : ੧ (1015) 
ਮਾਮੂਰ -- (ਅ. ਮਘਮੂਰ) ਰਜੇ ਹੋਏ ਭਾਵ ਅਮੀਰ, 
ਖੁਸ਼ਹਾਲ 
“ਊਹਾਂ ਗਨੀ ਬਸਹਿ ਮਾਮੂਰ। ” 
ਰ੍ - ਗਉ ਰਵਿ, ੨, ੨ : ੪ (345) 
ਮਾਮੇ = ਮਾਂ ਦੇ ਭਰਾ ਰ 
“ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ।” 
-- ਮਾਰੂ ੧, ਅਸ ੧੦, ੩ : ੧ (1015) 
ਮਾਯਾ -- ਮਾਇਆ 
“ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ 
ਮਾਯਾ ਇਹੁ ਬਿਉਹਾਰੁ । ” 
ਹੋ -- ਗਉਂ ਕਬ, ੫੭, ੩ : ੧ (336) 
ਮਾਰ - ।. ਕੁਟ, ਸਜ਼ਾ 
“ਕੇਤਿਆ ਦੂਖ ਭੂਖ ਸਦ ਮਾਰ।” 
ਦਲ ਜਪ ਬੋ, 28੧ 7 (5) 
'ਠਾਕੇ ਬੋਹਿਕ ਦਰਗਹ ਮਾਰ ।” (ਭਾਵ ਫਿਟਕਾਰ) 
-- ਗਉ ੧, ੭,੪: ੨ (153) 
2. ਮੌਤ 
“ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ 
ਮਾਰ।” (ਮੌਤ ਦਿੰਦਾ ਹੈ) 
-- ਆਸਾ ੧, ਵਾਰ ੨੩ : ੨ (475) 
ਮਾਰਉ -- 1. ਮਾਰਾਂ 
“ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ। ” 
-- ਗਉਂ ਕਬ, ੩੧, ੨ : ੨ (329) 
2. ਮਾਰਦਾ ਹਾਂ 
“ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ 
ਬਬਾੜੇ ।” 
-- ਆਸਾਂ ੫, ੩੮, ੨ : ੨ (380) 
3. ਮਾਰਨਾ 
“ਝਖ ਮਾਰਉ ਸਾਕਤੁ ਵੇਚਾਰਾ।” ਰ 
-- ਬਿਲਾ ੫, ੧੮, ੨ : ੨ (806) 
ਮਾਰਈ -- ਮਾਰਦਾ, 
“ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ। ” 
-- ਸਲੋ ੫, ੬ : ੧ (1425) 
ਮਾਰਸੀ -- 1. ਮਾਰੇ ਗਾ, ਕੁੱਟੇ ਗਾ 


ਪਛੁਤਾਇ। ” 
- ਵਡ ੪, ਵਾਰ ੧੫ਸ, ੩੧:8੪ (591) 
2. ਮਾਰੇਗਾ ਭਾਵ ਵਸ ਵਿਚ ਕਰੇਗਾ 





“ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ 


ਕਤੁ। '` _ -- ਮਾਰੂ ੧, ੧੦. ੧ : ੩ (992) 
3. ਮਾਰੇ ਗਾ ਭਾਵ ਡੇਗੇ ਗਾ 
“ਮਾਥੈ ਉਭੈ ਜਮੁ ਮਾਰਸੀ ਨਾਨਕ ਮੇਲਣ ਨਾਮਿ। ” 
- ਮਾਰੂ ੩, ਵਾਰ ੧੩ਸ, ੧, ੩ : ੨ (1090) 
ਮਾਰਹਿ -- ।. ਮਾਰਦਾ ਹੈ 
ਪੁਕਾਰ ਜਨਾ।” 
- ਗਉ ੧, ੧੪, ੧: ੨ (155) 
2. ਮਾਰਨਾ ਭਾਵ ਵਸ ਵਿਚ ਕਰਨਾ 
“ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ 
ਰਾਮ।  -- ਵਡ ੩, ਛੰਤ ੩, ੪ : ੨ (569) 
ਮਾਰਹੁ -- 1. ਮਾਰ (ਕੁੱਟ) ਤੋਂ 
“ਗੁਰ ਪਰਸਾਦੀ ਮਰਹੁ ਡਰੈ । ” 


- ਗੋਂਡ ਕਬ, ੭, ੩ : ੨ (872) 


2. ਮਾਰੋ ਭਾਵ ਕਾਬੂ ਕਰੋ 
ਹਕੀਕਤਿ ਜਿਤੁ ਫਿਰਿ ਨ.ਮਰਾ।” 
- ਮਾਰੂ ੫, ੧੨, ੩ : ੩ (1083) 
ਮਾਰਕੰਡੇ -- ਇਕ ਰਿਸ਼ੀ ਜੋ ਦੀਰਘ ਆਯੂ ਦਾ 
“ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ 
ਮੂੰਡ ਬਲਾਏ।” ਰ 
- ਧਨਾ ਨਾਮ, ੧, ੧ : ੨ (692) 
ਮਾਰਗ -- ਰਸਤਾ, ਰਾਹ 
“ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ।” 
ਸਾ - ਗਉ ੫, ਸੁਖ ੨, ੪ : ੧ (264) 
“ਜੈਨ ਮਾਰਗ ਸੰਜਮ ਅਤਿ ਸਾਧਨ।” (ਭਾਵ ਮਤਿ) 


- ਗਉਂ ੫, ਸੁਖ ਤੇ, ੨ : ੬ (265) 


1930 


“ਆਰੂੜਤੇ ਅਸੂ ਰਥ ਨਾਗਹ ਸ਼ੁਝੰਤੇ ਪ੍ਰਭ 
- ਮਾਰਗਹ। ” (ਰਸਤੇ) 
-- ਸਸ ੫, ੨੯ : ੩ (1356) 
ਮਾਰਗਿ -- ਰ 
“ਮੰਨੈ ਮਾਰਗਿ ਠਾਕ ਨ ਪਾਇ।” (ਰਸਤੇ 
ਵਿਚ, ਰਾਹ ਵਿਚ)-- ਜਪੁ ੧, ੧੪ : ੧ (3) 
"ਭੁਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ 
ਬੀਚਾਰਿ।” (ਰਸਤੇ ਤੇ) . 
-- ਸਿਰੀ ੫, ੮੮, ੪ : ੩ (49) 
“ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ 
ਇਤੁ ਮਾਰਗਿ ਭੈਣੇ ਮਿਲੀਐ। ” 
- ਵਡ ੪, ੩, ੩ : ੩ (561) 
ਮਾਰਗੁ -- 
"ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ।” 
(ਰਸਤਾ, ਰਾਹ) 

-- ਸਿਰੀ ੩, ੫੧, ੩ : ੧ (33) 
ਮਾਰਣ -- ।. ਮਸਾਲਾ, ਹੋਰ ਵੇਖੋ “ਮਾਰਣ” 
“ਖਟ ਤੁਰਸੀ ਮੁਖਿ ਬੋਲਵਾ ਮਾਰਣ ਨਾਦ ਕੀਏ ।” 

- ਸਿਰੀ ੧, ੭, ੧: ੨ (16) 
"ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ 

ਜਾਇ।” (ਮਸਾਲੇ) 
- ਮਾਝ ੧, ਵਾਰ ੭ਸ, ੧, ੨ : ੪ (141) 
2. ਵਧ ਕਰਨ, ਮਾਰ ਦੇਣ __ 
"ਮਨੁ ਮਾਰਣ ਕਾਰਣਿ ਬਨ ਜਾਈਐ।” 
- ਗਉ ਕਬ, ੧, ੧ : ੧ (323) 


- ਮਾਰੂ ੩, ਵਾਰ ੨੨ਸ, ੩, ੧ : ੨ (1093) 
ਮਾਰਣਿ -- ਕੁਟਨ ਲਈ, ਝੰਬਣ ਲਈ 
“ਲੋਹਾ ਮਾਰਛਿ ਪਾਈਐ ਢਹੈ ਨ ਹੋਇ ਕਪਾਸ।” 
- ਮਾਝ ੧, ਵਾਰ ੧=ਸ, ੧, ੧: 2 (143) 
ਮਾਰਣੁ -- ।. ਮਸਾਲਾ, ਵੇਖੋ ਮਾਰਣ (1) 
“ਗੁਰ ਸਬਦੁ ਮਾਰਣ ਮਨ ਮਾਹਿ ਸਮਾਹਿ।” 
- ਗਉਂ ੩, ੨੮, ੧: ੨ (160) 
“ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ 
ਗੁਰਮੁੰਖਿ ਪਾਇਆ ਜਾਇ।” (ਗਾਲਣ ਵਾਲਾ 


ਮਾਰਣੇ ___. `` 1931 


ਮਾਰਿ 





ਮਸਾਲਾ) 

ਰ੍ - ਗੁਜ ੩, ਵਾਰ ੧੩ਸ, ੩, ੧ : ੫ (213) 

2. ਉਲਟ ਅਸਰ ਕਰਨ ਵਾਲੀ ਦਵਾਈ, _ਅਵਜ੍‌ 

“ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ 
ਸਬਦੁ ਮੁਖਿ ਪਾਇ।” 


-- ਸਲੋ ੩, ੨੨ : ੨ (1415). 


ਮਾਰਣੇ -- ਮਾਰੇ ਜਾਣ, ਬੱਧ ਕੀਤੇ ਜਾਣ 
“ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ।” 


- ਫੁਨ ੫, ੧੬: ੨(1363) 1. 


- 


ਮਾਰਤ -- ।. ਮਾਰਦੇ 
“ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ 
ਮੇਰੇ ਭਾਈ ਮੀਤ।” 


--- ਬਿਲਾ ੫, ੧੧੧, ੧” : ੨ (826) ਹ 


2. ਮਾਰੇ ਹੋਏ ਭਾਵ ਕਾਰਨ 
ਦੁਖ ਭੋਗਤੇ ।” 
-- ਸਸ ੫, ੨੪ : ੨ (1356) 
ਮਾਰਤਾ” -- ਮਾਰਦਾ 
“ਪਗਾ ਬਿਨੁ ਹੁਰੀਆ ਮਾਰਤਾ। ? 
-- ਬਸੰ ਕਬ, ੩, ੨ : ੧ (1194) 
ਮਾਰਦਾ -- ਬੱਧ ਕਰਦਾ, ਮਾਰਦਾ 
“ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ 
. ` ਮਾਰਦਾ। ` 
ਮਾਰਨਿ -- ਮਾਰਦੇ ਹਨ 


“ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ 


ਘੁੰਮਿ।” -- ਸਲੋ ਫਰ, ੭ : ੧ (378) 
ਮਾਰਨੁ -- ਮਾਰਦੇ ਹਨ 
“ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ 
ਸਭਿ ਝਖ ਮਾਰਨੂ ਦੁਸਟ ਕੁਪਤੇ ਰਾਮ।” 
-- ਬਿਹਾ ੪, ਛੰਤ ੫, ੩ : ੩ (541) 
ਮਾਰਫਤਿ -- (ਅ. ਮਅਰਫਤ) ਗਿਆਨ: ਆਤਮ 
ਗਿਆਨ 
'ਮਾਰਫਤਿ ਮਨੁ ਮਾਰਹੁ ਅਬਦਾਲ ਮਿਲਹੁ 
ਹਕੀਕਤਿ ਜਿਤੁ ਫਿਰਿ ਨ ਮਰਾ।” 
- ਮਾਰੂ ੫, ਸੋਲਾ ੧੨, ੩ : ੩ (1083) 


ਮਾਰਵਾੜਿ -- ਰੇਤਲਾ ਖੁਸ਼ਕ ਇਲਾਕਾ ਜਰਾ 


-- ਸਿਰੀ ੪, ਵਾਰ ੧੮ : ੩ (90) 


ਰਾਜਸਥਾਨ ਵਿਚ ਜੋਧਪੁਰ ਦਾ 
ਇਲਾਕਾ 
“ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ 
ਕਰਹਲਾ। ” -- ਧਨਾ ਨਾਮ, ੩, ੧ : ੧ (693) 
ਮਾਰਾ -- ।. ਮਾਰਿਆ, ਬਧ ਕੀਤਾ 
“ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ। ” 
- ਗਉ ੫, ਸੁਖ ੧੩, ੩ : ੪ (260) 
2. ਮਾਰੀ ਜਿਵੇਂ 'ਝੱਖ ਮਾਰੀ” 
ਝਖ ਮਾਰਾ। ” 
-- ਆਸਾਂ ੪, ਛੰਤ ੨੦, ੩ : ੩ (451) 
3. ਮਾਰ/ਕੁਟ ਪੈਣੀ 
“ਸਾਹੁਰੜੈ ਘਰਿ ਵਾਸੁ ਨ ਪਾਏ ਪੇਈਘੜੈ ਸਿਰਿ 
ਮਾਰਾ ਹੇ।” 
- ਮਾਰੂ ੧, ਸੋਲਾ ੭, ੧੨ : ੩ (1027) 
ਮਾਰਾਹਾ - ਮਰਵਾਉਂਦਾ ਹੈ 
“ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ 
ਕੰਸੁ ਕੇਸੁ ਮਰਾਹਾ। ” 
- ਸੋਰ ੪, ੬, ੩ : ੨ (606) 


| ਮਾਰਿ -- ।. ਮਾਰ ਕੇ 


“ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ 

ਮਰੁ ਮਾਰਿ।” -- ਸਿਰੀ ੧, ੧੮, ੨ : ੨ (21) 

“ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮ 

ਵਸਾਇਆ।” (ਭਾਵ ਖਤਮ ਕਰਕੇ, ਮੁਕਾਕੇ) 
-- ਸਲੋ ੪, ੨੮ : ੩ (1424) 

2. ਮਾਰਨਾ, ਬਧ ਕਰਨਾ 

“ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ 


ਕੋਇ।” -- ਸਿਰੀ ੫, ੭੫, ੨ : ੩ (43) 
“ਸਬਦਿ ਮਰੈ ਤਾ ਮਾਰਿ ਮਰੁ ਭਾਗੇ ਕਿਸੁ ਪਹਿ 
ਜਾਉ।” 


- ਮਾਰੂ ੧, ਅਸ ੩, ੧ : ੧ (1010) 
(ਮਹਾਨ ਕੋਸ਼ ਅਰਥ 'ਮਰਨ ਵਾਲੀ ਮਰੁ (ਮੌਤ) 
ਕਰਦਾ ਹੈ) 
3. ਕੁਟ ਕੇ, ਮਾਰ ਕੇ 
“ਹਰਿ ਨਾਮੁ ਨ ਪਾਇਆ ਜਨਮੁ ਬਿਰਥਾ 
ਗਵਾਇਆ ਨਾਨਕ ਜਮੁ ਮਾਰਿ ਕਰੇ 
ਖੁਆਰ। ” 


ਮਾਰਿਓ 1932 ਮਾਰੀਐ 
-- ਗੁਜ ੩, ਵਾਰ ੧ੋਸ, ੩, ੨ : ੪ -] ਅਣੀਆ ਰਾਮ ਰਾਜੇ।” (ਘਾਇਲ ਕੀਤਾ) 








(5099 
“ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ | - ਆਸਾ ੪, ਛੰਤ ੧੫, ੨ : ੧ (449) 
ਸੰਤਹੁ ਜਿਨਿ ਵਿਚਹੁ ਕਾਇਆ ਨਗਰੀ | “ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ।” 
ਦੁਸਮਨ ਦੂਤ ਸਭਿ ਮਾਰਿ ਕਢੀਏ।” (ਚੋਟ ਲਾਈ, ਸੱਟ ਲਾਈ) 
- ਬਿਲਾ ੪, ਵਾਰ ੬ : ੪ (851) - ਸਲੋ ਕਬ, ੧੩ : ੨ (1365) 


“ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ | ਮਾਰੀ - ।. ਮਾਰ ਲਿਆ, ਖਤਮ ਕਰ ਲਿਆ 
ਕੀਚਹਿ ਕੂੜਿਆਰ।” (ਮਾਰ, ਮਾਰਕੇ) “ਜਿਨਾ ਪੇਤੈ ਪੁੰਨੁ ਤਿਨ ਹਉਮੈ ਮਾਰੀ।” 


- ਰਾਮ ੩, ਵਾਰ ੯ਸ, ੩, ੨ : ੪ (950) -- ਗਉਂ ੩, ੨੭, ੪ : ੧ (160) 

ਮਾਰਿਓ -- ਮਾਰਿਆ “ਇਸੁ ਮਾਰੀ ਬਿਨੁ ਥਾਇ ਨ ਪਰੈ।” (ਮਾਰਨ, 
“ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਖਤਮ ਕਰਨ) 

ਨਹੀ ਮਾਰਿਓ।”” (ਭਾਵ ਪਾਇਆ ਸੁੱਟਿਆ) -- ਗਉ ੫, ਅਸ ੫, ੬ : ੧ (238) 


- ਦੇਵ ੫, ੩੦, ੧" : ੨ (534) । 2. ਚੋਟ ਕਰਨਾ, ਸਟ ਲਾਉਣੀ 
“ਇਨ ਦੂਤਨ ਖਲੁ ਬਧੁ ਕਰਿ ਮਾਰਿਓ।” (ਕੁਟਿਆ) “ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ 
-- ਜੈਤ ਰਵਿ, ੧, ੫ : ੧ (710) ਡੋਰਾ।” -- ਆਸਾ ੫, ੪੨, ੧" : ੨ (381) 
“ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ। (ਸੱਟ ਲਾਉਣਾ, | 3. ਬਦ ਕਰਮ ਕਰਨਾ, ਬੇਹੂਦਾ ਕੰਮ ਕਰਨਾ 
ਚੋਟ ਲਾਉਣੀ) -- ਗੋਂਡ ਕਬ, ੪, ੧ : ੨ (870) | _ “ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ 





“ਰਾਮ ਚੰਦਿ ਮਾਰਿਓ ਅਹਿ ਰਾਵਣੁ। ” (ਬੱਧ ਕੀਤਾ, ਸਿਉ ਬਣਿ ਆਈ।”” (ਇਥੇ ਭਾਵ ਨਿੰਦਾ 
ਮਾਰਿਆ) _ - ਰਾਮ ੧, ਸਿਗੋ ੪੦ : ੩ (942) ਕੀਤੀ) _ -- ਬਿਲਾ ੪, ਵਾਰ ੪ : ੪ (850) 
ਮਾਰਿਅਨੁ -- ਮਾਰ ਦਿਤੇ, ਖਤਮ ਕਰ ਦਿੱਤੇ “ਮੂਰਖ ਸਿਉ ਬੋਲੇ ਝਖ ਮਾਰੀ।” (ਭਾਵ ਬੇਅਰਥ 
“ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਜਾਂਦਾ ਹੈ) -- ਗੋਂਡ ਕਬ, ੧, ੨ : ੨ (870) 
ਆਹਰੁ ।” ਮਾਰੀਅਹਿ -- ਮਾਰੇ ਜਾਂਦੇ ਹਨ, ਕੁਟੇ ਜਾਂਦੇ ਹਨ 
- ਗਉ ੪, ਵਾਰ ੨੭ਸ, ੫, ੧ : ੧ (315) | “ਜਮ ਦਰ ਬਧੇ ਮਾਰੀਅਹਿ ਕੂਕ ਨ ਸੁਣੈ ਪੁਕਾਰ।” 
ਮਾਰਿਅੜਾ -- ਮਾਰ ਦਿੱਤਾ, ਖਤਮ ਕਰ ਦਿੱਤਾ - ਸਿਰੀ ੩, ਅਸ ੨੫, ੫ : ੨ (69) 
“ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ | ਹੋਰ ਰੂਪ -- ਮਾਰੀਅਨ -- ਰ੍ 
ਮਾਰਿਅੜਾ ਜਮਕਾਲਿ। ” “ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ 
-- ਗਉ ੪, ਕਰ ੨, ੭ : ੨ (235) ਲਹੰਨਿ।” 
ਮਾਰਿਆ =- ਮਾਰ ਦਿੱਤਾ, ਖਤਮ ਕਰ ਦਿੱਤਾ - ਗਉਂ ੩, ਅਸ ੯, ੧ : ੨ (233) 
“ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ | ਮਾਰੀਆ -- ਮਾਰਨਾ ਭਾਵ ਟਪਣਾ 
ਕੋਧੁ ਲੋਕੁ ਮਾਰਿਆ।” “ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ।” 
-- ਸਿਰੀ ੫, ਛੰਤ ੩, ੫ :੫ (81) -- ਆਸਾ ੧, ਵਾਰ ੧੧ਸ, ੧, ੩ : ੨ (469) 
“ਗੁਰਮੁਖ ਆਪਣਾ ਮਨੁ ਮਾਰਿਆ ਸਬਦਿ ਕਸਵਟੀ | ਮਾਰੀਐ -- 1. ਕੁਟੀਏ, ਸਜ਼ਾ ਦੇਈਏ 
ਲਾਇ।” (ਕਾਬੂ ਕਰ ਲਿਆ) “ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ।” 
-- ਸਿਰੀ ੪, ਵਾਰ ੧੨ਸ, ੩, ੨ : ੪ (87) -- ਸਿਰੀ ੧, ਅਸ ੧੩, ੭ : ੩ (61) 


“ਸਚੁ ਸਚਾ ਸਤਿਗੁਰੁ ਪੁਰਖੁ ਹੈ-ਜਿਨਿ ਕਾਮੁ ਕ੍ਰੋਧੁ | 2. ਖਤਮ ਕਰੀਏ 

ਬਿਖੁ ਮਾਰਿਆ। ? (ਖਤਮ ਕੀਤਾ, ਮੁਕਾ ਦਿਤਾ) “ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ 
-- ਗਉ ੪, ਵਾਰ ੧੭ : ੨ (310) ਜਾਇ।” 

“ਹਰਿ ਪ੍ਰੰਮ ਬਾਣੀ ਮਨੁ ਮਾਰਿਆ ਅਣੀਆਲੇ -- ਸਿਰੀ ੩, ਅਸ ੨੧, ੭ : ੨ (67) 


ਮਾਰੂ-ਮਾਰੂ 


1933 


ਮਾਰੈ 





“ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ | -- ਆਸਾ ੧. ੩੯, ੧" : ੨ (360) 


ਸਜਾਇ।” (ਤਬਾਹ ਕਰੀਏ) 

_-- ਗਉ ੪, ਕਰ ੧, ੬ : ੨ (234) 
3. ਕਾਬੂ ਕਰੀਏ ਰ 
“ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ 

ਮਿਰਤਕੁ ਹੋਇ। ” 
- ਰਾਮ ੩, ਵਾਰ ੪ਸ, ੩, ੨ : ੧ (946) 
ਮਾਰੁ-ਮਾਰੁ - ਮਾਰੋਮਾਰ, ਤੇਜ਼ ਗਤੀ ਨਾਲ, ਛੇਤੀ 
ਛੇਤੀ ਇ 
“ਮਾਰੁ-ਮਾਰੁ ਸੁਪਨੀ ਨਿਰਮਲ ਜਲਿ ਪੈਠੀ।” 
-- ਅਸ ਕਬ, ੧੯, ੧" : ੧ (480) 
ਮਾਰੂ -- 1. (ਸੰ. ਸਲ ਮਰੂ, ਰੇਤਲਾ ਇਲਾਕਾ, 
ਰੇਗਸਤਾਨ) 


ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ।” ` 


-- ਮਾਝ ੧, ਵਾਰ ੨੩ਸ, ੧, ੧ : ੧ (148) 

2. ਤਪਦਾ ਥੱਲ, ਰੇਗਸਤਾਨ ਦਾ ਇਲਾਕਾ ਜਿਥੇ 
ਬਹੂਤ ਗਰਮੀ ਪੈਂਦੀ ਹੈ 

“ਮਾਰੂ ਤੇ ਸੀਤਲੁ ਕਰੇ ਮਨੂ ਰਹੁ ਕੰਚਨੁ ਹੋਇ। ” 

- ਮਾਰੂ ੩, ੫, ੧ : ੧ (994) 

੨. (ਸੰ. ਸਨ) ਨਿਰਜਨ ਬਸ, ਸੁੰਨਾ ਜੰਗਲ, ਉਜਾੜ 


ਥਾਂ 
“ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ। 
-- ਮਾਰੂ ੩, ਵਾਰ ੧੦ਸ, ੩, ੨ : ੧ (189) 
(ਸ਼ਬਦਾਰਥ ਇਥੇ ਵੀ ਅਰਥ 'ਮਾਰੂਥਲ” ਹੀ 
ਕਰਦਾ ਹੈ) ਰ੍ 
4. ਇਕ ਰਾਗ, ਮਾਲ ਕਉਕ ਰਾਗ ਦੇ ਅੱਠ ਪੁੱਤਰਾਂ 
ਵਿਚੋਂ ਇਕ, ਬਾਕੀ ਦੇ ਸਨ--ਮਸਤ ਅੰਗ, 


ਮੇਵਰਾ, ਪ੍ਰਬਲ ਚੰਡ, ਕਉਸਕ, ਉਭਾਰਾ, 


“ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ 
ਇਹੁ ਰਾਗੁ।` -- ਸਲੋ ੫, ੩ : ੨ (1425) 
ਮਾਰੇ -- ।. ਮਾਰਿਆ, ਸਜ਼ਾ ਦਿਤੀ 
“ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ 

ਜਮਜੰਦਾਰੁ। ” 

--'ਸਿਰੀ ੪, ਵਾਰ ੧ਦਸ, ੩, ੨ : ੫ (90) 
“ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ 
-ਹੋਈ।” (ਸਜ਼ਾ ਦੇਵੇ) 


“ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ 
ਬਾਰੋ।” (ਸਟ ਮਾਰੇ) 
-- ਵਡ ੧, ਛੱਤ ੪, ੩ : ੪ (581) 
2. ਖਤਮ ਕਰੇ, ਮੁਕਾ ਦੇਵੇ 
“ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ।” 
-- ਮਾਝ ੩, ਅਸ ੧੭, ੨ : ੨ (119) 
3. ਮੌਤ ਦੇ ਘਾਟ ਉਤਾਰੇ, ਨਿਰਜਿੰਦ ਕਰ ਦੇਵੇ 
“ਆਪੇ ਮਾਰੇ ਆਪਿ ਜੀਵਾਏ।” 
-- ਮਾਝ ੩, ਅਸ ੨੭, ੭ : ੧ (125) 
“ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ।” (ਚੋਟ 
ਮਾਰਨਾ) -- ਮਾਝ ੧, ਵਾਰ ੨੦ : ੫ (147) 
4. ਕਾਬੂ ਕਰੇ, ਵਸ ਕਰੇ 
“ਮਨੂ ਮਾਰੇ ਧਾਤੁ ਮਰਿ ਜਾਇ। ” 
-- ਗਉ ੩, ੨੫, ੧ : ੧ (159) 
5. ਭਾਵ ਫਿਟਕਾਰੇ 
“ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ।” 
-- ਗਉ ੪, ਵਾਰ ੧੨ : ੭ (306) 
“ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ 
ਮਾਰੇ।” 
-- ਗਉ ੪, ਵਾਰ ੧੪ਸ, ੪, ੧ : ੧ (307) 
6. ਭਾਵ ਤੜਫਾਨਾ, ਦੁਖੀ ਕਰਨਾ 
“ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ।” 
-- ਅਸ ਕਬ, ੩੫, ੧ : ੧ (484) 
7. ਸੁੱਟਣਾ, ਪਟਕਣਾ 
“ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ। ” 
` -- ਮਲਾ ੩, ੩, ੨ : ੨ (1258) 
ਮਾਰੇਹਿਸੁ -- ਇਸ ਨੂੰ ਮਾਰੇ/ਖਤਮ ਕਰੋ 
“ਮਾਰੇ ਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ 
ਪ੍ਰਭ ਮਿਲਣ ਨ ਦਿਤੀਆ।” 
- ਸੂਹੀ ੪, ਛੰਤ ੬, ੧ : ੧ (776) 
ਮਾਂਰੈ -- ।. ਕਾਬੂ ਕਰੇ, ਵੇਖੋ “ਮਾਰੇ” (4) 
“ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ 
ਪਾਵਣਿਆ। ” 
- ਮਾਝ ੩, ਅਸ ੧੩, ੩ : ੩ (117) 
“ਵੀਚਾਰਿ ਮਾਰੈ ਤਰੈ ਤਾਰੈ ਉਲਟਿ `ਜੋਨਿ ਨ 
ਆਵਏ।” (ਵਿਚਾਰਾ ਦੁਆਰਾ ਆਪਣਾ ਆਪ 
ਮਾਰੇ 'ਭਾਵ ਆਪੇ ਤੇ ਕਾਬੂ ਕਰੇ) 








ਮਾਲ 1934 ਰ੍ ਮਾਲਨੀ 
4. ਮਾਲੂੰ, ਖੂਹ ਦੀ ਮਾਲ੍ਹ 
ਮਨੁ ਜੋਵਹੂ।” 
- ਬਸੰ ੧, ੯. ੨ : ੧(1171) 
5. ਇਕ ਰਾਗ ਰਾਗ ਮਾਲ ਕਉਸ, ਵੇਖੋ 'ਮਾਲ 
“ਮਾਲ ਰਾਗ ਕਉਸਕ ਸੰਗਿ ਲਾਈ।” 
- ਰਾਮ ੧ : ੧੮ (1429) 












- ਧਨਾ ੧, ਛੰਤ ੧, ੨ : ੩ (688) 
2. ਮੌਤ ਦੇ ਘਾਟ ਉਤਾਰੇ 
“ਖਾਂਚੈ ਰਾਖੈ ਏਕੋ ਸੋਇ।” 
- ਗਉ ੫, ੧੩੦, ੧" : ੨ (192) 
3. ਸੱਟ ਮਾਰੇ 
'ਅਫਰਿਉ ਕਾਲੁ ਕੂੜੁ ਸਿਰਿ ਮਾਰੈ।” 
- ਗਉ ੧, ਅਸ ੧੪, ੫ : ੩ (227) 
4. ਖਤਮ ਕਰੇ 
“ਸੋ ਜਨੁ ਸਾਚਾ ਜਿ ਹਉਮੈ ਮਾਰੈ।” 
.- ਗਉਂ ੩, ਅਸ ੩, ੪ : ੧ (230) 
. ਮੁਹਾਵਰੇ ਵਿਚ “'ਭਝਖ ਮਾਰਨਾ” ਭਾਵ ਵਿਅਰਥ 
ਖੇਚਲ ਉਠਾਉਣੀ 
“ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ 
ਮਾਰੈ। - ਆਸਾ ਕਬ, ੨੯, ੧ : ੨ (483) 
6. ਮਾਰਨੀਆਂ 


ਮਾਲੰ -- ਧਨ, ਦੌਲਤ 
"ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ।” 

- ਮਾਰੂ ੧, ਅਸ ੧੧, ੪ : ੧ (1015) 
ਮਾਲਕਉਸਕ -- ਭੈਰਵੀ ਠਾਠ ਦਾ ਇਕ ਰਾਗ 
“ਦੁਤੀਆ ਮਾਲਕਉਸਕ ਆਲਾਪਹਿ।” 

- ਰਾਗ ੧ : ੩੩ (1429) 
ਮਾਲਕਾ -- ਮਾਲਕ, ਸੁਆਮੀ 
“ਅਪਨਾ ਸਿਮਰਨੁ ਦੇ ਪ੍ਰਤਿਪਾਲਿਆਓਹੁ ਸਗਲ 
ਘਟਾ ਕਾ ਮਾਲਕਾ। ” 

- ਮਾਰੂ ੫, ਸੋਲਾ ੧੩, ੨ : ੩ (1084) 
ਮਾਲਕੁ -- (ਅ. ਮਾਲਿਕ) ਮਾਲਕ, ਸੁਆਮੀ 
“ਦਿਲਾ ਕਾ ਮਾਲਕੁ ਕਰੇ ਹਾਕੁ।” 

-" ਚਾਮ ੫. ੪੫, ੩ : ੩ (897) 
ਮਾਲਣਾ -- ਮਲਣਾ 
''ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ। ” 
- ਆਸਾਂ ੫, ੧੧੦, ੩ : ੧ (398) 
ਮਾਲਣਿ -- ਮਾਲਾ (ਹਾਰ) ਬਣਾਉਣ ਵਾਲੀ, 
_ਮਾਲਿਨੀ, ਮਾਲਣਾਂ 


ਕਢਨੀ) _-- ਗੋਂਡ ਕਬ, ੪, ੧ : ੩ (870) 
“ਜਮ ਜੰਦਾਰੁ ਨ ਮਾਂਰੈ ਫੇਟੈ।” (ਭਾਵ ਸਟ 
ਲਾਉਣੀ) 
- ਮਾਰੂ ੧, ਸੈਲਾ ੧੬, ੬ : ੨ (1036) 
“ਮਤਿ ਕੋਊ ਮਾਰੈ ਈਂਟ ਢੇਮ।” (ਮਾਰਨਾ) 
- ਬਸੰ ਕਬ, ੧, ੪ : ੨ (1196) 
7. ਸਜ਼ਾ ਦੇਂਦਾ ਹੈ 
“ਪੁਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ 
ਤਾ ਕਉ.ਮਾਰੈ। ” 
“ਦਾਰ ਪੀ. ਇੰ, ਐਂ 24 1217) 


ਮਾਲ -- ।. (ਅ. ਮਾਲ) ਧਨ, ਦੌਲਤ ੩ 

ਨ “ਭਾਰ ਅਨਠਾਰਹ ਮਾਲਛਿ ਤੇਰੀ।” 
“ਮਾਲ ਕੇ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮ - ਮਾਰੂ ੧, ਸੋਲਾ ੧੩, ੬ : ੧ (1033) 
ਗਵਾਇਆ। ” -- ਸਿਰੀ ੧, ੨੭, ੧" : ੨ (24) ਹੋਰ ਰਖ -- ਮਾਲਣੀ -- ਵਾ ਰਹ 
2. ਸਾਜ਼ ਸਾਮਾਨ “ਅਨਾਰਹ ਭਾਗ ਬਨਾਸਪਤੀ ਮਾਲਣੀ ਛਿਨਵੈ 


“ਮਿਥਿਆ ਰਾਜ ਜੋਬਨ ਧਨ ਮਾਲ।” 
-- ਗਉ ੫. ਸੁਖ ੫, ੪ : ੩ (268) 


ਕਰੋੜੀ ਮੇਘ ਮਾਲਾਪਾਣੀ ਹਾਰੀਆ।” 
- ਮਲਾ ਨਾਮ, ੧. ੪ : ੨ (1292) 
ਮਾਲਤ -- ਮਲਦਿਆ, ਕਬਜ਼ਾ ਕਰਦਿਆਂ 
“ਕਾਹੂ ਬਿਹਾਵੈ ਸੋ ਪਿੜੂ ਮਾਲਤ।” 
ਰ੍ - ਰਾਮ ੫, ਅਸ ੩, ੫: ੨ (914) 
ਮਾਲਨੀ -- ਮਾਲਣ, ਫੁਲਾਂ ਦੇ ਹਾਰ ਬਣਾਉਣ ਵਾਲੀ 
“ਭੂਲੀ ਮਾਲਨੀ ਹੈ ਏਉ।” 


3. ਮਾਲਾ 
“ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ 
ਪਰਹਰੀਐ।” (ਗਲ ਦਾ ਹਾਰ) 
-- ਗਉ ੪, ਵਾਰ ੧੧ : ੪ (320) ` 
“ਰਮ ਰਾਮ ਰਾਮ ਮਾਲ। ” (ਸਿਮਰਨੀ) 
- ਮਲਾ ੫, ੨੩, ੨ : ੩ (।272) 


1935 


ਮਾਵਾਸੀ 











- ਆਸਾ ਕਬ, ੧੪, ੧" : ੧ (479) 
ਮਾਲਾ -- ।. ਹਾਰ 
“ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ। ” 
-- ਗਉ ੧, ੧੦, ੨ : ੧ (225) 
2. ਸਿਮਰਨੀ 
“ਹਰਿ ਹਰਿ ਅਖਰ ਦੁਇ ਇਹ ਮਾਲਾ। ” 
- ਆਸਾ ੫. ੭੦, ੧ : ੧ (386) 
3. ਮਾਲ 
“ਜੀਉ ਪਿੰਡੁ ਸਭੁ ਤੁਮਰਾ ਮਾਲਾ। ” 
- ਸੂਹੀ ੫, ੩੮, ੧ : ੨ (744) 
4. ਸਿਲਸਿਲਾ 
“ਫਿਰਤੀ ਮਾਲਾ ਬਹੁ ਬਿਧਿ ਭਾਇ। ” 
-- ਰਾਮ ੫, ੧੨, ੩ : ੩ (886) 
5. ਮਾਲ੍ਹ 
“ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ 
ਸਖਨੀ ਹੋਰ ਫੇਰ ਭਰੀਅਤ ਹੈ ।”” 
-- ਪ੍ਰਭਾ ੧, ੮, ੨ : ੧ (1329) 
ਮਾਲਿ -- ਧਨਾ ਨਾਲ 
“ਜੋਰੁ ਨ ਰਾਜਿ ਮਾਲਿ ਮਨਿ ਸੋਰੁ। ” 
-- ਜਪੁ ੧, ੩੩ : ੪ (7) 
ਮਾਲਿਨਿ -- ਮਾਲਣ, ਵੇਖੋ 'ਮਾਲਣਿ” 


“ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ। ” 
-- ਆਸਾ ਕਬ, ੧੪, ੫ : ੧ (479) 
ਹੋਰ ਰੁਪ -- ਮਾਲਿਨੀ -- 


-- ਆਸਾ ਕਬ, ੧੪, ੧ : ੧ (479) 
ਮਾਲੀ -- ।. ਬਾਗ ਬਾਗ, ਫੁਲ ਲਾਉਣ ਵਾਲਾ 
“ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ। ” 
-- ਮਾਝ ੩, ਅਸ ੧੫, ੫: ੧(11%) 
2. ਭਾਵ ਪ੍ਰਭੂ 
“ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ 
ਹੋਵਹੁ।” -- ਬਸੰ ੧, ੯,੨:੨(1171) 
ਮਾਲਤੈ -- ਧਨ ਨਾਲ 
“ਨ ਭੀਜੈ ਰੂਪਤ ਮਾਲੱਤੀ ਰੰਗਿ।” 
ਰ੍ -- ਸਾਰ ੪, ਵਾਰ ੧ਸ, ੧, > : ੪ (1237) 
ਮਾਂਲੀਹ -- ਮਲੀਹ/ਗੋਹੇ ਵਾਂਗ 
“ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹਾ ਮਾ ਪਿਰੀ।” 





-- ਸਲੋ ਫਰ, ੮੭ : ੨ (1382) 
ਮਾਲੂ =- ।. ਸਾਜ਼ ਸਾਮਾਨ 
-- ਜਪੁ ੧, ੨੩ : ੩ (5) 
2. ਧਨ 
“ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ 
ਨਿਧਾਨ ।” 
-- ਗਉ ੫, ੧੭੨", ੪ : ੧ (216) 
ਮਾਲੂਮੁ -- (ਅ. ਮਅਲੂਮ)-ਗਿਆਨ ਵਿਚ 
ਆਇਆ ਹੋਇਆ, ਜਾਣਿਆ 
ਹੋਇਆ 
“ਤੈ ਮੈ ਕੀਆ ਸੁ ਮਾਲੂਮੁ ਹੋਈ। ” 
-- ਪ੍ਰਭਾ ਨਾਮ, ੪, ੧“ : ੨ (1351) 
ਮਾਲੈ -- ਧਨ ਨਾਲ 
ਪਲੰਘੁ।” 
- ਮਲਾ ੧, ਵਾਰ 2੩ਸ, ੧, ੧: ੨ (126) 
ਮਾਵਈ -- ਸਮਾਉਂਦਾ 
“ਚੂਹਾ ਖਡ ਨ ਮਾਵਈ ਤਿਕਲਿ ਬੰਨੋ ਛਜ। ” 
-- ਮਲਾ ੧, ਵਾਰ ੧੯ਸ, ੧,੧: ੨ (1286) 
ਮਾਵਤ -- ।. ਮਸਤ ਨਸ਼ੇ ਵਿਚ 
“ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ 
ਮਦ ਮਾਵਤ ਹੇ ।” 
- ਬਿਲਾ ੫, ੮੮, ੩ : ੨ (822) 
2. ਮਿਓਣਾ, ਸਮਾਉਣਾ 
“ਏਤਾ ਗਬੁ ਅਕਾਸਿ ਨ ਮਾਵਤ ਬ਼ਿਸਟਾ ਅਸੂ 
ਕ੍ਮਿ ਉਦਰੁ ਭਰਿਓ ਹੈ।” 
-- ਸਮੁਂ ੫, ੮" : ੨ (1388) 
ਮਾਵਨੀ -- ਮਿਉਣਾ, ਸਮਾਉਣਾ 
“ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ 


ਪਾਇ।” - ਸੋਰ ੧, ੧, ੩ : ੨ (595) 
ਮਾਵਾਂ -- ਸਮਾਉਂਦਾ 
“ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ। ” 


-- ਮਾਝ ੧, ਵਾਰ ੧੯ਸ, ੧, ੧ : ੪ (147) 
ਮਾਵਾਸੀ - ਆਕੀ, ਖੁਦਮੁਖਤਿਆਰ 


“ਕੋਧ ਪਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ 
ਰਾਜਾ।” _ -- ਭੈਰ ਕਬ, ੧੭, ੨:੨(1161) 


੧ 


1936 


ਮਾਵੈ ਮਿਹਮਾਨੁ 
ਮਾਵੈ -- ਸਮਾਉਂਦਾ | _ “ਇਕਿ ਪਾਧੇ ਪੰਡਿਤ ਮਿਸਰ ਕਹਾਵਹਿ।” 





“ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ! 


ਪਛੂਤਾਵੈ ।” 
-- ਮਲਾ ੧, ਵਾਰ ੧੯ਸ, ੧, ੨ : ੮ (286) 
ਮਾੜੜੀਐ -- ਮਾੜੀ, ਮੰਦਰ 
“ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ 


ਰਾਮ।' _ -- ਸੂਹੀ ੧, ਛੰਤ ੩, ੪ : ੧ (765) 
ਮਾੜੀ -- ਮਨੋ ਹਵੇਲੀ, ਮਹਲ, ਉਚੇ ਮਕਾਨ 
'ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ।” 
- ਗਉ ੧, ੧੩, ੫ : ੩ (155) 
ਹੋਰ ਰੂਪ - ਮਾੜੀਆਂ -- 
ਪਾਸਾਰਿਆ। ” (ਉੱਚੇ ਘਰ) 
- ਆਸਾ ੧, ਵਾਰ ੧੭ : ੨ (472) 
ਮਿਆਨੇ -- ਅੰਦਰ, ਭੀਤਰ 
“ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ 
ਨਾਹਿ।” _-- ਤਿਲੰ ਕਬ, ੧. ੨ : ੨ (727) 
ਹੋਰ ਰੂਪ - ਮਿਆਨੁ -- 
ਮਿਆਨੂਂ।” (ਵਿਚ ਵਿਚਾਲੇ) ਰ 
- ਸਿਰੀ ੧, ੩੧, ੪ : ੧ (25) 
ਮਿਆਲਾ -- (ਅ. ਮੁਆਲ) ਵੱਟ, ਡੌਲ 
“ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ।” 
- ਗੂਜ ੩, ਵਾਰ ੨੧ਸ, ੩, ੧ : ੧ (517) 
ਮਿਸਟ =- (ਸੰ. ਸਿਦ) ਮਿੱਠੇ _` 
“ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ।” 
-- ਸੂਹੀ ੫ ੪2, ੨ : ੧ (745) 
ਹੋਰ ਭੂਪ -- ਮਿਸਟੰ - 
“ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ 
ਨਚ ਮਿਸਟੰ ਸੁਖ ਮਾਇਆ। ” (ਮਿੱਠਾ) 
--- ਜੈਤ ੫, ਵਾਰ ੧੧ਸ, ੫, ੧ : ੧ (705) 


ਮਿਸਟਾਏ -- 


ਸੀ ਸਕ ਨ ਰਿ 


ਮਿਸਟਾਏ। ” (ਮਿੱਠੇ) 
ਰ੍ - ਮੱਲਾਂ ੫. ੧, 2 : ੧ (12661 
ਮਿਸਰ -- (ਸੰ. ਸਿਸ) ਆਦਰਯੋਗ, ਬ੍ਰਾਹਮਣ ਦੀ 
ਉਪਾਧੀ, ਬ੍ਰਾਹਮਣ 





- ਰਾਮ ੧, ਅਸ ੪, ੭ : ੧ (904) 
ਮਿਸਲ -- ਵਰਗੀ, ਬਰਾਬਰੀ 
“ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ 
ਕਰੰਮਿ। ” _-- ਸਲੋ ਫਰ, ੧੧੧ : ੨ (1384) 
(“ਨਿਰਣੈ` ਅਰਥ ਮਰਯਾਦਾ” ਕਰਦਾ ਹੈ) 
ਮਿਸਿਮਿਲਿ =- ਮਾਰ ਦੇਹ 
'ਮਿਸਿਮਿਲਿ ਤਾਮਸੁ ਭਰਮੁ ਕਦੂਰੀ।” 
- ਭੈਰ ਕਬ, ੪, ੨ : ੧ (1158) 
ਮਿਸੁ - ਮਿਸਾ ਭੋਗ 
“ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ 
ਪ੍ਰਗਟ ਸੰਤਾਪੈ।” 
-- ਸਿਰੀ ਬੇਣੀ, ੧, ੨ : ੨ (93) 
ਮਿਸੂ - ਮਿੱਠਾ, ਵੇਖੋ “ਮਿਸਟ” 
ਰਸੁ ਸਦਾ ਚਾਯ ਮੁਖਿ ਮਿਸੂ ਬਾਣੀ।” 


੮-- ਸੇਵ ੩; ੮ : ੧ (1393) 


| ਮਿਹੰਡਾ`-- ਮੇਰਾ 


“ਗੋਸਾਈ ਮਿਹੰਡਾ ਇਠੜਾ। ” 
- ਸਿਰੀ ੫, ਅਸ ੨੯, ੧ : ੧ (73) 
ਹੋਰ ਰੂਪ - ਮਿਹਡਿਆ -- 
_"ਪੰਜਿ ਕਿਰਸਾਣ ਮੁਜੇਰੇ ਮਿਹਡਿਆ। ” (ਮੇਰੇ) 
-- ਸਿਰੀ ੫, ਅਸ ੨੯, ੫ : ੨ (73) 
ਮਿਹਡੀ -- 
“ਗੁਰਿ ਕਟੀ ਮਿਹਡੀ ਜੇਵੜੀ।” (ਮੇਰੀ) 
- ਸਿਰੀ ੫, ੨੯, ੨੧ : ੨ (74) 
ਮਿਹਮਾਣਾ -- ਪਰਾਹੁਣੇਨੇ, ਮਹਿਮਾਨ ਨੇ 
ਗਾਰਬੁ ਕੀਜੈ। ” 
-- ਵਡ ੧, ਅਲਾ ੧, ੨ : ੩ (579) 
ਮਿਹਮਾਣੀ -- ਖਾਤਰਦਾਰੀ 
“ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ।” 
-- ਗਉਂ ੫, ਵਾਰ ੪ : ੫ (319) 
ਮਿਹਮਾਣੂ - ਮਿਹਮਾਣ ਭਾਵ ਮੁਸਾਫਰ 
“ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ।” 
>> ਸਾਂਝ ੧, ਵਾਰੋ ੨੭ਸ, ੨, ੨ : ੩ (148) 


ਮਿਹਮਾਨੁ -- ਪ੍ਾਹੁਣਾ 


ਮਿਹਰ 


1937 


ਮਿਟਵਾਇਆ - 





“ਗੁਰ ਪਰਸਾਦਿ ਜਾਣੈ ਮਿਹਮਾਨੁ।” 
- ਆਸਾ ੧. ੪, ੪ : ੩ (350) 
ਮਿਹਰ -- (ਫਾ. ਮਿਹਰ) ਕ੍ਰਿਪਾ, ਦਇਆ __ 
“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ 
ਰਾਸਿਿ।” __- ਸਿਰੀ ੫, ੭੭, ੩ : ੩ (44) 
ਮਿਹਰਵਾਨਿ- -- ਕਿ੍‌ਪਾਲੂ, ਦਇਆਵਾਨ (ਫਾ. 
ਮਿਹਰਬਾਨ) 


'ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ।” । 


- ਬਿਲਾ ੪, ਵਾਰ ੧੧ : ੨ (854) 


ਹੋਰ ਰੁਪ -- ਮਿਹਰਵਾਨੁ -- 


“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ 


ਆਵੈ ਰਾਸਿ।” 

-- ਸਿਰੀ ੫, 2੭, ੩ : ੩ (44) 
ਮਿਹਰਾਮਤਿ -- (ਮਰਹਮਤ) ਕਿਪਾ, ਦਇਆ. 
"ਤੂ ਕਰਿ ਮਿਹਰਾਮਤਿ ਸਾਈ। ” 

- ਪ੍ਭੂ ਕਬ, ੨, ੧" : 
ਮਿਹਰੀ -- ਇਸਤਰੀ 

“ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ 
ਮਾਇ।” _-- ਕੇਦਾ ਕਬ, ੬, ੧ : ੧(1124) 
ਮਿਕਦਾਰਾ -- ਸਮਾਨ, ਤੁਲ, ਬਰਾਬਰ, ਵਾਕਰ, 
ਨਿਆਈ 
“ਮਨੁ ਮੈ ਮਤੁ ਮੈਗਲ ਮਿਕਦਾਰਾ। ” 
ਰ੍ -- ਗਉਂ ੩, ੨੫, ੨ : ੩ (159) 


ਮਿਕਿਓਨੁ -- ਇਕ ਕਰ ਲਿਆ, ਮਿਲਾਇਆ 


੨ (1349) 


ਮਿਕਿਓਨੁ । -- 
ਮਿਚਲਿ -- ਅਭੇਦ 
ਪਲੰਘੂ।” ਨ 

-- ਮਲਾ ੧, ਵਾਰ 2੩ਸ, ੧, ੧: ੨ (1288) 
ਮਿਟ -- ਮਿਟਾ ਦੇਣਾ ਰ 
“ਦਸ ਬੈਰਾਗਨਿ ਮੋਹਿ ਬਸਿ ਕੀਨੀ ਪੰਚਹੁ ਕਾ ਮਿਟ 
ਨਾਵਉ।”” _ -- ਧਨਾ ਨਾਮ, ੨, ੧ : ੧ (693) 
ਮਿਟਈ -- ਮਿਟਦਾ, ਖਤਮ ਹੁੰਦਾ, ਦੂਰ ਹੁੰਦਾ 
“ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ 
ਕਿਆ ਹੋਸੀ।” 


₹= ਅਲ ਛੜਾ, ੧! ਰਿ, 


ਰਾਮ ਬਸ, ਵਾਰ ੪ : ੭ (967) 








ਹੋਰ ਰੂਪ -- ਮਿਟਈਆ - 

“ਜਿਸੁ ਸਤਿ ਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ 
ਲਿਖਿਆ ਸੁ ਮਿਟੈ ਨ ਮਿਟਈਆ। ” 
(ਮਿਟਾਇਆਂ) 

-- ਬਿਲਾ ੪, ਅਸ ੨. ੩ : ੨ (834) 

ਮਿਟਸਿ -- ਦਿਦਦਾ,`ਦੂਰ ਹੁੰਦਾ, ਮੁਕਦਾ 
“ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ 
ਗਵਾਰਾ।” -- ਭੈਰ ੧, ੭, ੩ : ੧ (1127) 
ਮਿਟਹਿ - ਜਿਦ ਜਾਏ, ਦੂਰ ਹੋ ਜਾਏ, ਮੁਕ ਜਾਏ/ਗਏ 

“ਮਿਟਹਿ ਕਲੇਸ ਸੁਖੀ ਹੋਇ ਰਹੀਐ।” 
- ਗਉ ੫, ੯੩, ੧: ੩ (183) 

ਹੋਰ ਰੁਪ - ਮਿਟਹੀ -- 
“ਨੀਕੇ ਗੁਣ ਗਾਉ ਮਿਟਰੀ ਰੋਗ। ” (ਦੂਰ ਹੋਣਗੇ) 
- ਟੋਡੀ ੫, ੮, ੧" : ੧ (713) 


ਮਿਟਤ -- ਮੁੱਕ ਜਾਣਾ 


“ਉਆ ਕੀ ੜਾੜਿ ਮਿਟਤ ਬਿਨਸਾਹੀ। ” 
-- ਗਉ ੫, ਬਾਅ ੪੭ : ੪ (260) 


ਹੋਰ ਰੂਪ -- ਮਿਟੰਤ -- ਰ 
“ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ 
ਫਾਸ। ” (ਮਿਟ ਜਾਂਦੇ ਹਨ) 
-- ਗੂਜ ੫, ੩੧, ੧“ : ੨ (502) 
"ਜਲੁ ਪੀਵਤ ਜਿਉ ਤਿਖਾ ਮਿਟੰਤ।” (ਦੂਰ 
ਹੁੰਦੀ ਭਾਵ ਤ੍ਰਿਪਤ ਹੁੰਦੀ) 


-- ਰਾਮ ੫, ਅਸ ੪, ੨ : ੧ (914) 
ਮਿਟੰਤਿ -- ਰ 
-- ਸਸ ੫, ੮ : ੨ (1354) 
ਮਿਟੰਤੁ -- 
“ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ। ” 
(ਦੂਰ ਹੁੰਦਾ ਹੈ) 
- ਸੂਹੀ ੩, ਵਾਰ ੧੭ਸ, ੧, ੧ : ੪ (791) 
ਮਿਟਨਾਈ -- ਮਿਟ ਜਾਂਦੇ ਹਨ 
“ਪਰਪਚ ਧ੍ਰੋਹ ਮੋਹ ਮਿਟਨਾਈ। ” 
- ਗਉ ੫, ਬਾਅ ੩੭ : ੫ (258) 
ਮਿਟਵਾਇਆ -- ਖਤਮ ਕਰ ਲਿਆ _ 
“ਜੀਵਨ ਮਰਨ ਦੋਊ ਮਿਟਵਾਇਆ। ” 


- ਗੋਂਡ ਕਬ, ੫, ੪ : ੨ (871) 


ਮਿਟਵੀ 
ਮਿਟਵੀ -- ਖਤਮ ਹੋ ਗਈ, ਮਿਟ ਗਈ 
“ਜਨਮ ਮਰਣ ਕੀ ਮਿਟਵੀ ਡੰਝਾ।” 
- ਮਾਰੂ ੫, ਸੋਲਾ ੯, ੧੦ : ੨ (1080) 
ਮਿਟਵੇ -- ਮਿੱਟੀ ਦੇ ਭਾਂਡੇ 
“ਪਾਂਚ ਨਾਰਦ ਕੇ ਮਿਣਵੇ ਫੂਟੇ । ” 
- ਗੋਂਡ ਕਬ, ੮, ੫ : ੩ (872) 
ਮਿਟਵੈ -- ਮਿਟਦਾ, ਖਤਮ ਹੁੰਦਾ 
“ਜਲਤ ਰਹੈ ਮਿਟਵੈ ਕਬ ਨਾਹਿ।” 
- ਭੈਰ ਨਾਮ, ੮, ੧“ : 
ਮਿਟਣਾਇ -- ਦੂਰ ਕਰੇ, ਖਤਮ ਕਰੇ 
“ਜਨਮ: ਮਰਣ ਕੀ ਤਾਸ ਮਿਟਾਇ। ” 
- ਗਉ ੫, ੧੨੦, ੩ : ੨ (190) 
“ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ 
ਪਰਤਾਪੁ।” (ਦੂਰ ਕਰਕੇ) 
- ਬਿਲਾ ੫, ੮੦, ੧ : ੨ (820) 
“ਭਇਓ ਕਿਰਪਾਲ ਸਰਬ ਕੋ ਠਾਕੁਰੁ ਸਗਰੋ 
ਦੂਖੁ ਮਿਟਾਇਓ।” (ਦੂਰ ਕੀਤਾ) 
-- ਸੋਰ ੫, ੬੧, ੪ : ੧ (624) 
ਮਿਟਾਇਆ -- ਰ 
“'ਜਿਨਿ.ਜਮ ਕਾ ਪੰਥ ਮਿਫਾਇਆ। ” (ਦੂਰ 
ਕੀਤਾ, ਭਾਵ ਜਨਮ ਮਰਨ ਤੋਂ ਬਚਾ ਲਿਆ) 
- ਸੋਰ ੫, ੫੮, ੨ : ੨ (625) 


ਤਾ ਸਹਸਾ ਸਗਲ ਮਿਟਾਇਆ। ” (ਦੂਰ 


= (1165) 





ਕੀਤਾ) __-- ਸੋਰ ੫, ੬੬, ੧ : ੪ (626) 
ਮਿਟਾਇਣ -- ਰ੍ 
“ਨਾਨਕ ਜਿਸੁ ਮਨਿ ਵਸੈ ਤਿਸੁ ਕੇ ਸਭਿ ਦੁਖ 


ਮਿਟਾਇਣ। ” (ਮਿਟਾ ਦੇਵੇ, ਦੂਰ ਕਰ ਦੇਣੇ) 


-" ਵਾਮ ੫. ਵਾਰ ੧੧ਸ, ੫,3: ੪ (962) 


ਮਿਟਾਈ - 


“ਹਰਿ ਨਾਮੂ ਧਿਆਇਆ ਦੂਖੁ ਸਗਲ . 


ਮਿਟਾਈ। ” (ਦੂਰ ਕੀਤਾ) 
-- ਗਉ ੩, ਅਸ ੮, ੬ : ੨ (233) 
ਮਿਟਾਈਆਂ -- 
“ਸਿਵਿ ਸਕਤਿ ਮਿਟਾਈਆ 
ਅੰਧਿਆਰਾ।” (ਦੂਰ ਕੀਤਾਂ) 
- ਗਉਂ ਡੇ, ੩੮, ੧ : ੩ (163) 


=ਣ ਲਾ 


ਚੂਕਾ 


ਲਿਆ 





8 ਰ ਮਿਟਾਵੈ 


ਮਿਟਾਈਐ -- 
ਮਿਟਾਈਐ। ` (ਖਤਮ ਕਰੀਏ) 
-- ਜੈਤ ੫, ਛੰਤ ੨, ੨ : ੫ (704) 
ਮਿਟਾਏ -- 
“ਜਿਨਿ ਸਗਲੇ ਰੋਗ ਮਿਟਾਏ।”” (ਦੂਰ ਕੀਤੇ) 
- ਸੋਰ ੫, ੮੮, ੨ : ੪ (630) 
ਮਿਟਾਹਿਓ -- 
“ਜਨਮ ਜਨਮ ਕੇ ਮਹਾ ਪਰਾਛਤ ਦਰਸਨੁ 
ਭੇਟਿ ਮਿਟਾਹਿਓ। ” (ਦੂਰ ਕੀਤੇ) ਰ 
- ਕਾਨ ੫, ੨੬, ੧ : ੧ (1303) 
ਮਿਟਾਨਾ -- ਦੂਰ ਕਰਨਾ 
“ਮਨ ਅਪੁਨੇ ਤੇ ਬੁਰਾ ਮਿਟਾਨਾ।” (ਭਾਵ ਛਡ 
ਦੇਣਾ) - ਗਉ ੫. ਸੁਖ ੩, ੬ : ੭ (266) 
ਹੋਰ ਰੂਪ -- ਮਿਟਾਨੇ -- 
'ਮਿਟਾਨੇ ਸਭਿ ਕਲਿ ਕਲੇਸ।” (ਦੂਰ ਕੀਤੇ) 
- ਰਾਮ ੫, ੪੯, ੪ : ੧ (898) 
ਮਿਟਾਵਉ -- ਦੂਰ ਕਰਾਂ, ਖਤਮ ਕਰਾਂ 
“ਕਲਿ ਕਲੇਸ ਤਨ ਮਾਹਿ ਮਿਟਾਵਉ। ” 
- ਗਉਂ ੫, ਸੁਖ ੧, ੧ : ੨ (262) 
ਮਿਟਾਵਹਿ -- ਦੂਰ ਕਰੇ, ਖਤਮ ਕਰੇ 
“ਤਿਸ ਕੈ ਦਰਸਿ ਸਭ ਪਾਪ ਮਿਟਾਵਹਿ।” _ 
- ਗਉ ੫. ਸੁਖ ੧੭, ੮ : ੬ (266) 


ਕਰੋ, ਖਤਮ ਕਰੋ) 
-_ -- ਗਉ ੫, ੭੩, ੪ : ੩ (177) 
ਮਿਟਾਵਣਿਆ -- ਦੂਰ/ਖਤਮ ਕਰਦਾ ਹਾਂ 
ਤਿਸਾ ਮਿਟਾਵਣਿਆ। ” 

- ਮਾਂਝ ੩. ਅਸ ੨੦, ੧: ੨ (12) 
ਮਿਟਾਵਨਾ =- ਦੂਰ ਕਰਨਾ, ਖਤਮ ਕਰਨਾ 
“ਸੰਤ ਕਿ੍‌ਿਪਾ ਤੇ ਹਿਰਦੈ ਵਾਸੈ ਦੂਜਾ ਭਾਉ 

ਮਿਟਾਵਨਾ।  -- ਮਾਰੂ ੫, ੫. ੨ : ੧ (1015) 
ਮਿਟਾਂਵੈ -- ਦੂਰ ਕਰੇ 
ਮਿਟਾਵੈ। ” -- ਸਿਰੀ ੪, ਪਹ ੨, ੫ : ੫ (76) 


ਮਿਟਿ 


1939 


ਮਿਠੜਾ 





“ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ। ” 
(ਖਤਮ ਕਰੇ) 
- ਮਾਰੂ ੫. ਸੋਲਾ ੨, ੧੩ : ੨ (1073) 
ਮਿਟਿ - ਮੁਕ ਗਿਆ, ਦੂਰ ਹੋ ਗਿਆ 
“ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ 
ਮਿਟਿ ਗਇਆ।” 
-- ਸਿਰੀ ੫, ੭੨, ੧“ 
ਹੋਰ ਰੂਪ -- ਮਿਟਿਓ -- 
“ਨਾਮੁ ਜਪਤ ਸਭੁ ਮਿਟਿਓ ਅੰਦੇਸਾ।” (ਦੂਰ 
ਹੋ ਗਿਆ, ਖਤਮ ਹੋ ਗਿਆ) 
-- ਗਉ ੫. ੧੪੨, ੧" : ੨ (194) 
“ਭਇਓ ਅਨਗ੍ਹ ਮਿਟਿਓ ਮੋਰਚਾ ਅਮੋਲ 
ਪਦਾਰਧੁ ਲਾਧਿਓ। ” 
- ਦੇਵ ੫, ੧੩, ੨ : ੧ (530) 
ਇਟਿਅਉ -- 
“ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧ 
ਮਿਟਿਅਉ ਜੁ ਤਿਣੰ।” (ਖਤਮ ਹੋ. ਗਏ) 
-- ਸਵ ੪, ਬਲ ੪ : ੧ (1405) 
ਮਿਟਿਆਂ -- 
“ਤਹ ਭਇਆ ਪਗਾਸੁ ਮਿਟਿਆ ਅੰਧਿਆਰਾ 
ਜਿਉ ਸੂਰਜ ਰੈਣਿ ਕਿਰਾਖੀ।” (ਦੂਰ 
ਹੋਇਆ, ਮੁਕਿਆ) 


-- ਸਿਰੀ ੪, ਵਾਰ ੧੨ : ੪ (87) . 


ਮਿਟਿਹੈ -- 
“ਕਲਿ ਘੋਰ ਸਮੁਦ੍‌ ਮੈ ਬੂਡਤ ਥੇ ਕਬਹੂ ਮਿਟਿਹੈ 
ਨਹੀ ਰੇ ਪਛੁਤਾਯਉ। ” (ਮੁਕਦਾ, ਦੂਰ ਹੁੰਦਾ) 
ਰ੍ -- ਸਵ ੫, ਮਥ ੬ : ੨ (1409) 
ਮਿਟਿਯਉ -- 
“ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ ਦੁਖੁ ਦਰਿਦ੍ਰ 
ਮਿਟਿਯਉ ਜੁਖਿਣੰ।” (ਦੂਰ ਹੁੰਦਾ ਹੈ) 
-- ਸਵ ੪, ਬਲ ੪ : ੨ (1405) 
ਮਿਟੀ -- 1. ਦੂਰ ਹੋਈ 
“ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ 
ਪ੍ਰਗਟਾਇਆ ਜੀਉ। ” 
` ਮਾਝ ੫, ੩੨, ੩ : ੨ (104) 
2. ਮ੍ਰਿਤਕਾ, ਮਿੱਟੀ 
“ਨੰਢੀ ਤਾਤੀ ਮਿਟੀ ਖਾਈ।” (ਭਾਵ ਮਿਟੀ 
ਵਿਚ` ਦਬਿਆ ਗਿਆ) 





: ਦੇ (42) 


-- ਆਸਾ ੫, ੩੩, ੧" : ੧ (378) 
“ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਿਆਰ।” 
-- ਆਸਾਂ ੧, ਵਾਰ ੬ਸ, ੧, ੨ : ੧ (466) 
“ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ। ” 
(ਭਾਵ ਮਿਟੀ ਦਾ ਸਰੀਰ) 
- ਰਾਮ ੫, ਵਾਰ ੧੨ਸ, ੫, ੨ : ੫ (963) 
3. ਸਮਾਈ, ਰਲ ਗਈ _ 
“ਖਸਮਿ ਮਿਟੀ ਫਿਰਿ ਭਾਨੀ।” 
-- ਮੱਲਾਂ ੧, ਵਾਰ ੧੯ਸ, ੧, ੨ : ੪ (1286) 
ਮਿਟੀਆ -- ਮਿਟੀ, ਮ੍ਰਿਤਕਾ 
“ਇਕਿ ਮਿਟੀਆ ਮਹਿ ਮਿਟੀਆ ਖਾਹਿ। ” 
-- ਮਾਝ ੧, ਵਾਰ ੧੪ਸ, ੧, ੨ : ੩ (144) 
ਮਿਟੁ = ਦੂਰ ਹੋ ਜਾ 
“ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ 
ਦਿਨੁ ਚਰੈ।” . 
-_ ਬਿਲਾਂ ੫ ਛੰਤ ੩, ੪ : ਮੀਨ 
ਮਿਟੇ - ਦੂਰ ਹੋਏ 
“ਸੰਤ ਪ੍ਰਸਾਦਿ ਸਗਲ ਦੁਖ ਮਿਟੇ।” 
-- ਗਉ ੫, ੯੧, ੨ : ੩ (163) 
ਹੋਰ ਰੂਪ -- ਮਿਟੈ - 
ਅੰਧਾਰੁ।” (ਦੂਰ ਹੋਵੇ) 
- ਸਿਰੀ ੫, ੯੫, ੨ : ੨ (51) 
ਮਿਠ -- (ਸੰ. ਸਿਦ) ਮਿਠਾ 
ਨ ਲੇਖਏ।  -- ਗਉ ੧, ਛੰਤ ੧, ੧ : ੪ (282) 
ਮਿਠਤੁ -- ਮਿਠਾਸ 
“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ । ” 
- ਆਸਾ ੧, ਵਾਰ ੧੪ਸ, ੧, ੧ : ੪ (470) 
ਮਿਠਬੋਲੜਾ -- ਮਿਠਾ ਬੋਲਣ ਵਾਲਾ 
“ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।” 
-- ਸੂਹੀ ੫, ਛੰਤ ੧੧, ੧ ? ੧ (784) 
ਮਿਠੜਾ -- ਮਿਨਾ 
“ਅੰਮ ਅਬੇ ਥਾਵਹੁ ਮਿਠੜਾ। ” 
-- ਸਿਰੀ ੫, ਅਸ ੨੯, ੧ :੨ (73) 


ਮਿਠਾ 


1940 


ਮਿਤਿ 





ਮਿਠੜੇ ਵੈਣ। ” (ਮਿਠੇ) 
- ਮਾਝ ੫, ਦਿਨ ੧ : ੨ (136) 
ਮਿਠਾ -- ।. ਮਧੁਰ, ਪਿਆਰਾ 
“ਸਹਜਿ ਸੰਤੋਖਿ ਸੀਗਾਰੀਆ- ਮਿਠਾ ਬੋਲਣੀ। ” 
-- ਸਿਰੀ ੧, ੧੦, ੨ : ੨ (17) 
“ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ।” 
_-- ਸਿਰੀ ੩, ੪੬, ੨ : ੨ (31) 
ਨਾਨਕ ਲੇਖ ।  -- ਸਿਰੀ ੫, ੮੯. ੪ : ੩ (49) 
“ਗੁੜ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ 
ਮਾਖੀ ਪਚੈ ਪਚਾਇ।” 
-- ਸਿਰੀ ੪, ੭੦, ੧: ੩(4।) 


ਮਿਲਕ ਪਇਆ ਗਤ ਬੋ 


ਸਾਂਦੂ। ` _-- ਸਿਰੀ ੫, ੯੧, ੧ : ੧ (50) 
3. ਭਾਵ ਗੰਨਾ, ਕਮਾਦ 
ਪਾਇ।” 
- ਮਾਝ ੧, ਵਾਰ ੧੧ਸ, ੧, ੨ : ੧ (143) 
4. ਭਾਵ ਚੰਗਾ _ 
“ਅੰਮ੍ਰਿਤ ਬਾਣੀ ਉਚਰਾ ਗੁਰਿ ਜਸੁ ਮਿਠਾ ਲਾਗੈ 
_ ਤੇਰਾ ਭਾਣਾ ਰਾਮ।” 


-- ਬਿਹਾ ੫, ਛੰਤ ੩, ੧ : ੨. (543) . 


ਮਿਠੀ -- ਮਿੱਠੀਆਂ, ਭਲੀਆਂ, ਸੁਖਦਾਈ 
“ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ।” 
- ਸਲੋ ੫, ੧੧ : ੧ (1425) 


ਮਿਠੀਆਂ -- ਸਵਾਦਿਸ਼ਟ, ਚੰਗੇ ਮਿਠੇ ਸੁਆਦ (ਰਸ) 
` ਵਾਲੀਸ” 


“ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ।” _ 


ਕੰ -- ਸਲੋ ਫਰ, ੨੭ : ੨ (1379) 
ਮਿਠੇ -- ।. ਸਵਾਦਿਸ਼ਟ, ਮਿਸ਼ਠ 
- ਸਿਰੀ ੧, ੭, ੧ : ੧ (16) 
2. ਮੱਧੁਰ, ਚੰਗੇ ਲਗਨ ਵਾਲੇ, ਸੁਖਦਾਇਕ 
“ਗੰਢੂ ਪਰੀਤੀ ਮਿਠੇ ਬੋਲ ।” 
-- ਮਾਝ ੧, ਵਾਰ ੧੨ਸ, ੧, ੨ : ੮ (143) 








- ਮਾਰੂ ਪ, ਅਸ ੮, ੧ : ੨ (1019) 
ਮਿਠੈ -- ਮਿਠੇ ਉਪਰ ੍ 
'ਮਿਠੈ ਮੁਖ ਮੁਆ ਕਿਉ ਲਏ ਉਡਾਰੀ ।” 

- ਆਸਾ ੫, ਛੰਤ ੧੧, ੩ : ੧ (460) 
“ਮਖਨ ਮਿਠੈ ਮਰਣਾ। ” 

-- ਮਲਾ ੧, ਵਾਰ ੧੯ਸ, ੧, ੨ : ੧੫ (1286) 
ਮਿਠੈ-ਪਤਰਿਐ -- ਮਿਠੇਂ ਪੱਤਰਾਂ ਵਾਲੇ ਭਾਵ ਮੰਨੇ 
“ਨਾਨਕ ਮਿਠੈ-ਪਤਰਿਐ ਵੇਖਹੁ ਲੋਕਾ ਆਇ। ” 

- ਮਾਝ ੧, ਵਾਰ ੧੧ਸ, ੧, ੨ : ੫ (143) 
ਮਿਣਿਆ -- ਮਿਣਤੀ ਕੀਤੀ, ਮਾਪਿਆ 
“ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲਣਿ ਮਿਣਿਆ 
ਖੋਤਾਰੁ।” __ -- ਸਿਰੀ ੫, ੭੪, ੨ : ੩ (43) 
ਮਿਤ -- ਮਿੱਤਰ 
"ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ।” 

-- ਗਉਂ ੫. ੧੬੮, ੧ : ੧ (217) 
“ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ।” 

(ਭਾਵ ਹਰੀ) 

- ਗੂਜ ੫, ਵਾਰ ੨੦ਸ, ੫, ੨ : ੭ (523) 
ਮਿਤੜਾ -- ਪਿਆਰਾ ਮਿੱਤਰ 
“ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ 
ਜੀਉ।””  -- ਸੂਹੀ ੧, ਅਸ ੨, ੬ : ੧ (751) 
ਮਿਤਾ -- ਮਿੱਤਰ, ਸਜਨ 
“ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੇ ਮਿਤਾ। ” 

- ਗਉ ੫, ਵਾਰ ੧੯ : ੧ (322) 
“ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ 
ਭਾਈਆ। ” (ਮਿੱਤਰਾਂ) 

- ਸੇਰ ੪, ਵਾਰ ੧੪ : ੪ (648) 
ਮਿਤਿ -- ।. ਮਿਣਤੀ, ਹਦ, ਅੰਦਾਜ਼ਾ 
“ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ 

ਗੋਵਿੰਦੁ।? __-- ਸਿਰੀ ੫, ੮੮, ੨ : ੧ (48) 

ਜਾਨਾ ਹੋਇ ਕੈਸੋਰੇ।” (ਹਦ ਵਿਚ ਰਖ ਕੇ) 
-- ਸੇਰ ੫, ੧੩, ੩ : ੧ (612) 
“ਤੁਮਰੀ ਗਤਿ ਮਿਤਿ ਤੁਮਹੀ ਜਾਨੀ।” 
- ਗਉ ੫, ਸੁਖ ੪, ੮ : ੯ (268) 
(ਮਹਾਨਕੋਸ਼ ਇਥੇ ਅਰਥ “ਕੀਮਤ” ਕਰਦਾ ਹੈ) 
“ਉਤਮ ਗਤਿ ਮਿਤਿ ਹਰਿ ਗੁਨ ਸਰੀਰ।” (ਭਾਵ 


ਮਿਤੁ 1941 ਮਿੰਨਤਿ 


“ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ 
ਹਾਥਿ।” 





ਅਵਸਥਾ”) -- ਬਸੰ ੧, ੫, ੪ : ੧ (1169) 
2. ਮਰਯਾਦਾ 


“ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ -- ਗਉਂ ੫, ਵਾਰ ੩ਸ, ੫, ੨ : ੧ (318) 
ਹਰਿ_ਜੀਉ ਮੰਨਿ ਵਸਾਏ।” ਮਿਤ੍ਰ - ਮਿੱਤਰ, ਦੋਸਤ 
- ਸਿਰੀ ੩, ਅਸ ੨੨, ੫ : ੨ (67) | “ਮੇਰਾ ਮਿਤ੍ਰ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ 
ਹੋਰ ਰੂਪ -- ਮਿਤੀ -- ਨਰਹਰੀਐ ਜੀਊ।” 
“ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ। ” - ਮਾਝ ੪, ੩, ੨ : ੩ (95) 
(ਅੰਦਾਜ਼ੇ/ਹਦ ਤੋਂ) | ਮਿਥ -- ਮਿਥਿਆ, ਝੂਠੇ ਰ੍ 
- ਜੈਤ ੫, ਵਾਰ ੧੫ਸ, ੫, ੨ : ੧ (709) | “ਮ੍ਰੋਮ ਪਿਰੰਮ ਨ ਬੇਧਿਓ ਉਰਝਿਓ ਮਿਥ 
ਮਿਤੁ - ਮਿੱਤਰ ___ ਬਿਉਹਾਰ।” ___-- ਚਉ ੫, ੬ : ੨ (1364) 
“ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ।” | ਮਿਥਨ =- ਝੁਠੇ, ਮਿਥਿਆ 
-- ਸਿਰੀ ੫, ੭੯, ੨ : ੧ (45) | “ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿਮੁਖਿ 
ਮਿਤ੍ਰ - ਮਿੱਤਰ, ਦੋਸਤ, ਸਜਨ ਸਤਿ ਕਹੇ।” 


“ਸੁਣਿ ਮਨ ਮਿੜ੍ਰ ਪਿਆਰਿਆ ਮਿਲੁ ਵੇਲਾ ਹੈ 


-- ਆਸਾਂ ੫, ੧੪੨, ੨ : ੧ (406) 


ਏਹ।” - ਸਿਰੀ ੧, ੧੭, ੧ : ੧ (20) | ਹੋਰ ਰੂਪ -- ਮਿਥਨੀ -- 
“ਪ੍ਰਭੂ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ “ਮਿਥਨੀ ਬਿਸਥਾਰੁ।” ਰ 
ਲਥੁ।” (ਹੇ ਮਨ ਮਿੱਤਰ) ___ -- ਸਾਰ ੫, ੧੩੦, ੧ : ੨ (1229) 
- ਗਉ ੪, ਵਾਰ ੩੨ਸ, ੫, ੧ : ੨ (317) । ਮਿਥਿਆ -- ਝਠਾ 
ਹੋਰ ਰੂਪ -- ਮਿਤ੍ਰੰ - “ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ 
“ਨਚ ਮਿੜ੍ਰੰ ਨਚ ਇਸਟੰ ਨਚ ਬਾਧਵ ਨਚ । _ਮਾਇ।” __- ਸਿਰੀ ੫, ੭੬, ੧" : ੨ (44) 


ਮਾਤ ਪਿਤਾ ਤਵ ਲਜਯਾ। ” (ਮਿੱਤਰ) 


-- ਸਸ ੫. ੪੮ : ੩ (13568) 
ਮਿਤ੍ਸੁ - ਮਿੱਤਰ 
-- ਸਸ ੫, 22 : ੧ (1356) 


“ਬੋਲਹਿ ਸਾਚੁ ਮਿਬਿਆ ਨਹੀ ਗਈ। ” (ਝੂਠ) 
- ਗਉ ੧, ਅਸ ੧੫, ੧ : ੧ (227) 
“ਮਿਥਿਆ ਤਨੁ ਧਨੁ ਕੁਟੰਬੁ ਸਸ਼ਾਇਆ। ” (ਭਾਵ 
ਨਾ ਰਹਿਣ ਵਾਲਾ) - 


-- ਗਉ ੫, ਸੁਖ ੫, ੪ : ੧ (266) 


ਮਿਤ੍ਰੇਖੁ - ਮਿੱਤਰ ਮਿਥੇਨਾ -- ਮਿਥਿਆ, ਨਾਸ਼ ਹੋਣ ਵਾਲਾ 
“ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਧਵਹ। | “ਦ੍ਰਿਸਟਿਮਾਨ ਹੈ ਸਗਲ ਮਿਥੇਨਾ।” 
ਰ - ਗਾਥਾ ੫, ੪ : ੧ (1360) - ਮਾਰੂ ੫, ਸੋਲਾ ੧੧, ੧੮ : ੧ (1083) 
ਮਿੜ੍ਰਾ - ਹੇ ਮਿੱਤਰ ਮਿਥ੍ਹੰਤ - ਮਿਥਿਆ, ਝੂਠੀ, ਨਾਸਵਾਨ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ | “ਮਿਥ੍ਰੰਤ ਦੇਹੰ ਖੀਣੰਤ ਬਲਨੰ।” 
ਪਇਆ ਗਰਭਾਸਿ। ” - ਸਸ੫,੩:੧(1554) . 
ਰਤ - ਸਿਰੀ ੧, ਪਹ ੧, ੧ : ੧ (74) | ਮਿਥ੍ਹਾ - ਮਿਥਿਆ, ਝੂਠਾ ਸਾ 
ਹੋਰ ਰੂਪ -- ਮਿਤ੍ਰਾਂ -- “ਤਤਹ ਕੁਟੰਬ ਮੋਹ ਮਿਥ੍ਹਾ ਸਿਮਰੰਤਿ ਨਾਨਕ ਰਾਮ 
“ਦੋਹੀ ਦਿਚੈ ਦੁਰਜਨਾ ਮਿਨ੍ਹਾਂ ਕੂੰ ਜੈਕਾਰੁ। | __ਰਾਮ_ਨਾਮਹ।” -- ਸਸ ੫, ੩੦ : ੨ (1356) 
(ਦੋਸੱਤਾਂ, ਮਿੱਤਰਾਂ) | ਮਿੰਨਤਿ -- (ਅ. ਮਿਨਤ) ਬੇਨਤੀ, ਤਰਲਾ, 


-- ਸਲੋ ੧, ੨ : ੩ (1410) 


ਮਿਤ੍ਰਾਈ -- ਦੋਸਤੀ, ਮਿੱਤਰਤਾ 


ਪਰਾਬਨਾ 
“ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ 


ਮਿਨਾ 1942 ਮਿਰਤਕਾ 





ਚਾਉ।” - ਸਿਰੀ ੪, ੬੮, ੧ : ੩ (41) | “ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ 
ਮਿਨਾ =- ਤੋਲਾਂ, ਮਾਪਾ ਚਾਲੈ।”” __-- ਆਸਾ ਕਬ, ੭, ੨ : ੨ (477) 
“ਗਰਿ ਗੰਭੀਰ ਅਥਾਹ ਸੁਆਮੀ ਅਤੁ ਲੁ ਨ ਜਾਈ | ਮਿਰਗੀ -- ਹਿਰਨੀ 
ਕਿਆ ਮਿਨਾ।” ਦਸ ਮਿਰਗੀ ਸਹਜੇ ਬੰਧਿ ਆਨੀ।” (ਭਾਵ 
- ਮਾਰੂ ੫, ਸੋਲਾ ੮, ੧੩ : ੩ (1079) ਇੰਦਰੀਆਂ) __-- ਭੈਰ ੫, ੪, ੧ : ੧ (1136) 
ਹੋਰ ਰੂਪ -- ਮਿਨਿ - ਮਿਰਗੁ -- ਹਿਰਨ 
“ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ | _“ਮਿਰਗੁ ਮਰੈ ਸਹਿ ਅਪੁਨਾ ਕੀਨਾ।” 
ਲੋਗ।” (ਮਾਪ ਕੇ, ਤੋਲ ਕੇ) -- ਗਉਂ ੧, ਅਸ ੧੧, ੩ : ੨ (225) 
` ਗਉਂ ੫. ਬਾਅ ੧੯ਸ : ੧ (254) । “ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।” (ਭਾਵ 
ਮਿਨੀਐ -- ਜਾਨਵਰ) __-- ਗਉ ਕਬ, ੪, ੧ : ੨ (324) 
“ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ | ਮਿਰਤ -- ਮਾਤ ਲੋਕ, ਇਹ ਸੰਸਾਰ _ 
ਸੇਰ ਅਢਾਈ। ” (ਮਾਪੀਏ) “ਸੁਰਗ ਪਇਆਲ ਮਿਰਤ ਭੁਅ ਮੰਡਲ ਸਰਬ 
-- ਗਉ ਕਬ, ੫੪, ੨ : ੧ (335) ਸਮਾਨੋ ਏਕੈ ਓਹੀ।” __ 
_ ਮਿਰਗ -- ਹਿਰਨ, ਇਕ ਚੌਪਾਇਆ ਜੰਗਲੀ - ਗਉ ੫, ੧੨੯", ੧ : ੧ (207) 
ਜਾਨਵਰ “ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ 
“ਫਾਹੀ ਫਾਬੈ ਮਿਰਗ ਜਿਉ ਦੂਖੁ ਘਣੋ ਨਿਤ ਰੋਇ।” | _ ਮਾਇ।” __ -- ਧਨਾ ੫, ੨੧, ੨ : ੧ (676) 
- ਸਿਰੀ ੧, ੨੩, ੨ : ੩ (23) (ਮਹਾਨ ਕੋਸ਼ ਅਰਥ “ਹਵਾ ਭਰਿਆ ਗਗਨ 
“ਗੁਰ ਦਿਖਲਾਈ ਮੋਰੀ।” ਮੰਡਲ” ਕਰਦਾ ਹੈ) 
“ਜਿਤੁ ਮਿਰਗ ਪੜਤ ਹੈ ਚੋਰੀ।” (ਕਾਮਾਦਿਕ | 2. ਮੌੜ 
ਰੂਪੀ ਹਿਰਨ) '“ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ 
- ਸੋਰ ਕਬ, ੧੦, ੧ : ੧;੨ (656) ਰਮਣੰ।” 
ਮਿਰਗਮੈ -- ਮਿਰਗ-ਮਦ, ਕਸਤੂਰੀ - ਗੂਜ ੧, ਅਸ ੫, ੨ : ੧ (505) 
“ਕੇਸਰਿ ਕੁਸਮ ਮਿਰਗਸੈ ਹਰਣਾ ਸਰਬ ਸਰੀਰੀ | 3. ਮਰ ਰਿਹਾ ਹੈ 
ਚੜ੍ਹਣਾ।” - ਤਿਲੰ ੧, ੨, ੨ : ੧ (721) '“ਮਿਰਤ ਮੋਹੰ ਅਲਪ ਬੁਧੂੰ ਰਚੰਤਿ ਬਨਿਤਾ ਬਿਨੋਦ 
ਮਿਰਗਾਂ -- ਹਿਰਨਾਂ ਸਾਹੰ।” __-- ਸਸ ੫, ੧੧ : ੧ (1354) 
“ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ | ਮਿਰਤਕ -- ਮਿੱਟੀ ਦੇ ਰ 
ਹੋਇ।” “ਮਿਜ਼ਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ 
- ਮਲਾ ੧, ਵਾਰ ੨ਸ, ੧, ੧ : ੨ (1279) ਅਗਿਆਨ ਸੁ ਨਾਗਾ।” 
ਹੋਰ ਰੂਪ -- ਮਿਰਗਾਏ -- _ - ਸਿਰੀ ਬੇਣੀ, ੧, ੧ : ੨ (93) 
“ਨਾਦ ਭ੍ਰਮੇ ਜੈਸੇ ਮਿਰਗਾਏ।” (ਹਿਰਨ) 2. (ਸੰ. ਸ਼ਕ) ਮੁਰਦਾ, ਪ੍ਰਾਣ ਹੀਣ 
- ਗੋਂਡ ਲਾਮ, ੨, ੧ : ੧ (873) “ਕਵਨ ਅਰਥ ਮਿਰਤਕ ਸੀਗਾਰ। ” 
ਮਿਰਗਾਹਿ -- -- ਗਉਂ ੫, ੧੧੧, ੨ : ੨ (188) 
“ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ।” । ਮਿਰਤਕੜਾ -- ਮੁਰਦਾ, ਪ੍ਰਾਣਹੀਣ ਸਰੀਰ 
(ਹਿਚਨਾਂ ਨੂੰ) “ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ 
- ਆਸਾ ੧, ਵਾਰ ੧੪ਸ, ੧, ੧ : ੭ (470) ਅੰਭਨੜੇ ਬਾਰੇ ।”? 
ਮਿਰਗਾਣੀ -- ਮ੍ਰਿਗ ਚਰਮ/ਹਿਰਨ ਦੀ ਖਲੜੀ ਦਾ - ਵਡ ੧, ਅਲਾ ੩, ੫ ; ੨ (580) 


ਆਸਨ ਮਿਰਤਕਾ -- ਮੁਰਦਾ 


ਮਿਰਤਕੁ 


“ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ 
ਨ ਪਾਈ।”” -- ਸਾਰ ੫, ੧੭, ੧“ : ੨ (1207) 

ਮਿਰਤਕੁ -- ਮੁਰਦਾ 

“ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ 
ਸੰਸਾਰਿ।” 

ਰ੍ -- ਸਿਰੀ ੧, ਵਾਹਰ ੧੪ਸ, ੩, ੧ : ੨ (8੧) 
“ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ 
ਮਿਰਤਕੁ ਹੋਇ। ” (ਸੰਸਾਰ ਵਲੋਂ ਮੁਰਦਾ) 

- ਰਾਮ ੩, ਵਾਰ ੪ਸ, ੩, ੨ : ੧ (946) 

“ਜਿਥੇ ਡਿਠਾ ਮਿਰਤਕੋ ਇਲ ਬਹਿਠੀ ਆਇ। ” 

(ਮੁਰਦਾ) 

- ਗਉ ੫, ਵਾਰ ੧੭ਸ, ੫, ੨ : ੨ (322) 
ਮਿਰਤਲੋਕ -- ਮਾਤ ਲੋਕ 
“ਮਿਰਤਲੋਕ ਪਇਆਲ ਸਮੀਪਤ ਅਸਥਿਰ ਥਾਨੁ 

ਜਿਸੁ ਹੈ ਅਭਗਾ। ” 
- ਮਾਰੂ ੫, ਸੋਲ ੧੧, ੧੨ : ੩ (1083) 
ਮਿਰਤਿ -- ਮਾਤ ਲੋਕ ਵਿਚ 
“ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ 
ਪਇਆਲਿ।” 

- ਮਾਰੂ ੩, ਵਾਰ ੧ਪਸ, ੧, ੧ : ੧ (1091) 
“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ 
ਜਰਾ। ” -- ਸਿਰੀ ੫, ੭੬, ੪ : ੩ (44) 

ਮਿਰਿਆ = ਮਿਰਗਾਂ ਨੂੰ 
“ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ 
ਖਾਇ।” 

-- ਮਲਾ ੧, ਵਾਰ ੧੯ਸ, ੧, ੨ : ੭ (1286) 
ਮਿਰੀਆ -- ਮਿਲ ਗਈ, ਮਿਲੀ 
“ਸਾਧ ਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ 

ਹਰਿ ਸੰਗਿ ਮਿਰੀਆ।” 
-- ਸਾਰ ੫, ੨੪, 3 : ੨ (208) 
ਮਿਲਉ -- ਮਿਲਾਂ 
“ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ। ” 
-- ਗਉ ੫, ੧੧੯", ੧" : ੧ (204) 
ਹੋਰ ਰੂਪ -- ਮਿਲਉਗੀ -- 
“ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ 


1943 








ਮਿਲਉਗੀ ਬਾਹ ਪਸਾਰਿ।”” (ਮਿਲਾਂਗੀ) 
-- ਗਉ ੧, ੧੯, ੩ : ੨ (157) 


। ਮਿਲਈ -- ਮਿਲਣ ਤੇ, ਸੰਪਰਕ ਵਿਚ ਆਉਣ ਤੇ 


ਮਿਲਈ। ”-- ਆਸਾ ੫, ੧੨੪, ੧" 
2. ਪ੍ਰਾਪਤ ਹੁੰਦਾ, ਮਿਲਦਾ 
“ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ 
ਜੀਅੜੇ ਭਾਰੀ ਜੀਉ।” 
- ਮਾਰੂ ੧, ੧੨, ੪ : ੨ (993) 


! ਤੌ ਆ 


3. ਮਿਲਦਾ 
“ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ 
ਮਾਇ। ” - ਮਾਰੂ ੫, ੧੧, ੩ : ੨ (1001) 


ਮਿਲਈਆ -- ਮਿਲ ਜਾਣਾ, ਰਲ ਜਾਣਾ, ਲੀਨ ਹੋ 


ਜਾਣਾ 
ਜੋਤਿ ਮਿਲਈਆ। ” 
-- ਬਿਲਾ ੪, ਅਸ ੧, ੧ : ੨ (833) 
ਮਿਲਸੀ -- ਮਿਲੇਗਾ 
“ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ 
ਅਵਰ ਸਭ ਤਿਆਗਿ ਓਹਾ ਹਰਿ ਭਾਨੀ।” 
-- ਧਨਾ ੪, ੧੧, > : ੨ (669) 
ਮਿਲਹ -- ਮਿਲੀਏ ਰ 
“ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ। ” 
-- ਸਿਰੀ ੧, ੧੦, ੧ : ੧ (17) 
ਮਿਲਹਿ -- 1. ਮਿਲਣ, ਪ੍ਰਾਪਤ ਹੋਣ 
“ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ 
ਚਾਉ।” - ਸਿਰੀ ੧,੬,੨:੧(16) 
2. ਮਿਲੇ, ਸੰਪਰਕ ਵਿਚ ਆਵੇ 
“ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ। ” 
-- ਸਿਰੀ ੧, ਅਸ ੧੩, ੯ : ੨ (62). 
“ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ 
ਸਚਿ ਸਮਾਵਣਿਆ।” (ਮਿਲਦੇ ਹਨ) 
-- ਮਾਝ ੩, ਅਸ ੨੩. ੨ : ੩ (123) 
“ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ 
ਧੋਵਹ ਪਾਇ। ” (ਮਿਲਣ) 
- ਆਸਾ ੪, ੬੩. ੧ : ੨ (368) 


“ਕਿਉ ਨ ਮਿਲਹਿ ਕਾਟਹਿ ਮਨ ਪੀਰ।” 





(ਮਿਲਦਾ) -- ਰਾਗ ੧, ਓਅੰ ੧੬ : ੨ (931) 
ਹੋਗ ਰੂਖ -- ਮਿਲਹੀ -- 
“ਮਨਮੁਖਿ ਬੰਨ੍ਹਿ ਚਲਾਈਅਹਿ ਨਾ ਮਿਲਹੀ 
ਵਗਿ ਸਗਿ!” (ਮਿਲਦੇ) 
ਇ -- ਸਲੋ ੩, ੬ :੪ (1413) 
` ਮਿਲਹੁ - 
"ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ 


ਮਿਲਾਇ। (ਮਿਲੋ/ਸੰਪਰਕ ਵਿਚ ਆਵੋਂ/ 


ਇਕਠੀਆਂ ਹੋਵੋ) 
ਸਾ - ਸਿਰੀ ੩, ੬੧, ੩ : ੩ (38) 
ਮਿਲਹੈ -- 
“ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲੰਹੈ 
ਆਇ।” (ਮਿਲਦੇ, ਇਕੱਠੇ ਹੁੰਦੇ) 
-- ਸਲੋ ਕਬ, ੮੦ : ੨ (1368) 
ਮਿਲਕ -- (ਅ. ਮਿਲਕ) ਮਿਲਖ, ਜਾਗੀਰ 
“ਰਾਜ ਮਿਲਕ ਸਿਕਦਾਰੀਆ ਰਸ ਭੋਗਣ 
ਬਿਸਥਾਰ।” _ ਰ੍ 
- ਸਿਰੀ ੫, ਅਸ ੨੬, ੬ : ੧ (70) 
ਮਿਲਖ -- ।. ਵੇਖੋ 'ਮਿਲਕ”, ਜਾਗੀਰ 
“ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ।” 


-- ਮਾਝ ੧, ਵਾਰ ੮ :੬(141)। 


2. ਮਾਲਕੀ 
“ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ।” 
ਰ - ਰਾਮ ੫, ਅਸ ੩, ੧: ੩ (914) 
ਮਿਲਖਵੰਤ -- ਜਾਗੀਰਦਾਰ 
ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ 
ਕਜ਼ਾਣ।” - ਗੋਂਡ ੪, ੪, ੨ : ੧ (861) 
ਮਿਲਖਾ -- ਜਾਗੀਰ, ਜਾਇਦਾਦ 
“ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ 
ਬਾਪ ਮਹਤਾਰੀ। ” 
-- ਸਾਰ ੫, ੫੭, ੨ ? ੧ (1215) 
ਮਿਲਛੇ -- ਮਿਲੇ ਹਨ 
“ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ 
. ਰਮ ਪ੍ਰ ਹਿਲ] 
- ਬਸੰ ੪, ੪, ੪: ੧(1178) 


9 ਮਿਲਾਪ, ਸੰਪਰਕ, ਇਕੰਠੇ ਹੋਣ ਦੀ 


1944 





ਕਿਰਿਆ . 
“ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।” 
- ਆਸਾਂ ੫, ਸੋਪੁ ੪, ੧ : ੨ (12) 
“ਰਾਮ ਮੇਰੇ ਮਨਿ ਤਨਿ ਲੋਚ ਮਿਲਣ ਹਰਿ ਕੇਰੀ।” 
(ਮਿਲਾਪ ਦੀ) -- ਗਉ ੪, ੫੮, ੧" : ੧ (170) 
“ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ 
ਨ ਦੇਇ ਬੁਰੀ।” (ਸੰਪਰਕ ਨਹੀ ਹੋਣ ਦਿੰਦੀ) 
- ਆਸਾਂ ੧, ੨੨, ੨ : ੧ (355) 
“ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ।” (ਮਿਲਾਪ, 
ਸੰਜੋਗ) -- ਸੂਹੀ ੫, ੩, ੧" : ੧ (737) 
ਹੋਰ ਰੂਪ -- ਮਿਲਣਾ -- 
“ਹੁਕਮੁ ਪਛਾਣਿ ਤਾ ਖਸਮੈ ਮਿਲਣਾ।” (ਦੇ 
ਨਿਕਟ ਹੋਣਾ, ਮਿਲਾਪ ਹੋਣਾ) 
- ਸਿਰੀ ਕਬ, ੧, ੩ : ੨ (92) 
“ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ।” 
(ਮਿਲਾਪ) -- ਗੂਜ ੩, ਵਾਰ ੧੩ : ੧ (514) 
ਮਿਲਣੂ -- 


- ਮਾਏ ੫, ੧੪, 8 : ਤੇ (98) 


ਮਿਲਣੈ -- 
“ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲੈ 
ਕਾ ਚਾਉ।” (ਮਿਲਣ ਦਾ) 


-- ਸਿਰੀ ੪, ੬੮; ੧: ੩ (41) 
“ਪ੍ਰਭ ਮਿਲੈ ਕੀ ਏਹ ਨੀਸਾਣੀ।” (ਮਿਲਾਪ) 
-- ਮਾਝ ੫, ੪੨, ੩ : ੧ (106) 
ਮਿਲਤ -- ।. ਮਿਲਿਆ 
“ਅਨਦ ਭਏ ਗੁਰ ਮਿਲਭ ਕ੍ਰਿਪਾਲ। ” 
- ਗਉ ੫, ੧੨੨, ੩ : ੧(190) 
ਹੋਰ ਰੁਪ -- ਮਿਲੰਤ --- 
ਮੱਖਕ ਉਤਮ ਪੰਥ ਸਿਓਂ ਗੁਰ ਲੌਕਤਿ ਭਿਰ 
ਮਿਲੰਤ ਜਮ ਤ੍ਰਾਸ ਮਿਟਾਈ।” (ਮਿਲਿਆਂ) 
- ਸਵੇ ੪, ਕੀਰ ੪ : ੪ (1406) 


-- ਬਿਲਾ ੫, ੪੧, ੧" : ੧ (810) 
`“ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ 


੧ 


ਕਉ ਦਰਸਨੁ ਦੀਜੈ।” (ਮਿਲਿਆ) 
-= ਮਲ਼ਾ ੫, ੯, ੨ ? ੧ (12668) 
2. ਮਿਲਦਾ ਰ ਰ੍ 
“ਮਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ 
ਗੋਸਾਈਐ।” 

== ਦੈਂਵ ੫, 22, ੧੯ : 2 (532) 
“ਬੂਝਤ ਦੀਪਕ ਮਿਲਤ ਤਿਲਤ।” (ਮਿਲਦਾ ਹੈ) 
-- ਮਾਲੀ ੫, ੩, ੧ : ੨ (987) 

ਹੋਰ ਰੂਪ -- ਮਿਲਤਾ -- 
“ਮਤ ਕੋਈ ਮਨ ਮਿਲਤਾ ਬਿਲਮਾਵੈ।” (ਮਿਲਦੇ 
ਨੂੰ) _-- ਗਉ ਕਬ, ਬ਼ਾਅ ੩੧ : ੩ (342) 


ਮਿਲੰਥਾ -- ਮਿਲ ਕੇ, ਨਾਲ ਜੁੜਿਆਂ 
“ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ 
ਚਲਹ ਮਿਲੰਥਾ। ” 
-- ਜੈਤ ੪, ੧, ੪ : ੨ (696) 
ਹੋਰ ਰੁਪ -- ਮਿਲਥੇ -- 
“ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ 
ਕੋਈ ਮੇਲੈ ਪ੍ਰਭ ਮਿਲਥੇ । (ਮਿਲਿਆ 
ਹੋਇਆ) -- ਕਲਿ ੫, ੩, ੩ : ੨ (1320) 


ਮਿਲੰਦੜੋ -- ਮਿਲੇ, ਮਿਲਾਪ ਹੋਵੇ 
“ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ 
ਪਿਰੀ।” 


-- ਜੈਤ ੫, ਵਾਰ ੧ਪਸ, ੫, ੨ : ੨ (709) 
ਰਾ ਮਿਲਾਪ ਹੁੰਦਿਆਂ 
“ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ 
ਕਰੇ।” 


`- ਵਡ ੪, ਵਾਰ ੨੦ਸ, ੧, ੧ : 2 (594) 


ਹੋਰ ਰੂਪ -- ਮਿਲਦੋ -- 
“ਭਣਿਤ ਨਾਨਕ ਸਤਿਗੁਰ ਕਉ ਮਿਲਦੋ ਮਰੈ 
ਗੁਰਕੈ ਸਬਦਿ ਫਿਰਿ ਜੀਵੈ ਕੋਇ।”” (ਮਿਲ 
ਕੇ, ਮਿਲਿਆ) 
-- ਵਡ ੩, ੧, ੪ : ੧ (558) 
ਮਿਲਨ -- ਮਿਲਾਪ, ਸੰਜੋਗ 
“ਮਿਲੁ ਜਗਦੀਸ ਮਿਲਨ ਕੀ ਬਰੀਆ।” 


1945 


-- ਮਾਝ ੫, ੮, ੩ : ੧ (96) 








-- ਗਉ ੫, ੭੨, ੧" : ੧ (176) 
ਹੋਰ ਰੂਪ -- ਮਿਲਨਿ -- 
“ਚਿਰੀ_ਵਿਛੂੰਨੇ ਭੀ ਮਿਲਨਿ ਜੋ ਸਤਿਗੁਰੁ 
ਸੇਵੰਨਿ।” (ਮਿਲਦੇ ਹਨ) 


- ਸੂਹੀ ੩, ਅਸ ੩, ੩੨ : ੧ (756) 

ਮਿਲੰਨਿ -- 
“ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ।”” 
- ਗੂਜ ੫, ਵਾਰ ੧੧ਸ, ੫, ੧ : ੨ (520) 


ਨ ਮਿਲਨੀ ਪਾਸਿ।” (ਮਿਲਦਾ) 


-- ਸੋਰ ੪, ਵਾਰ ੩ਸ, ੩, ੧: ੪ (643) . 


ਮਿਲਨੂੰ -- 
“ਸੇਜ ਏਕ ਪੈ ਮਿਲਨੁ ਦੁਹੇਰਾ।” (ਮਿਲਾਪ) 


-- ਆਸਾ ਕਬ, ੩੦, 2 : (463) 


ਮਿਲਨ੍ਹਿ ਹਦੂਰਿ।” (ਮਿਲਦਾ) 
- ਆਸਾ ੧, ਅਸ ੧੧, ੧ : ੩ (417) 


ਮਿਲੰਨ੍ਹਿ -- 
“ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹਿ।” 
_ _-- ਸਲੋ ਫਰ, ੧੧੯: ੨ (1384) . 
ਮਿਲਬੇ - ।. ਮਿਲਣੇ ਨੂੰ 
-- ਗਉ ੫, ੧੧੯, ੧": ੧ (204) 
“ਬਿਨੁ ਮਿਲਬੇ ਸਾਂਤਿ ਨ ਉਪਜੈ ਤਿਲੁ ਪਲੂ ਰਹਣੁ 
ਨ ਜਾਇ।” (ਮਿਲਣ ਦੇ) 


- ਰਾਮ ੫, ੫, ੨ਸ : ੧ (928) 
2. ਮਿਲਾਪ 
“ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ।” 
-- ਆਸਾ ੫, ੧੧, ੩ : ੫ (373) 
ਮਿਲਾ =- ਮਿਲਾਂ, ਮਿਲਾਪ ਕਰਾਂ, ਸੰਪਰਕ 
“ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ । ” 
-- ਵਡ ੪, ੧, ੨ : ੨ (561) 


<< 


ਹੋਰ ਰੂਪ -- ਮਿਲਾਂ -- 
“ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ 
ਮਿਲਾਂ ਪ੍ਰੀਤਮ ਪਿਆਰੇ।” 
-" ਵਡ ੩, ਅਲਾ ੩, 2 : ੧ (554) 
ਮਿਲਾਉ -- 1. ਮਿਲੇ ਰਹੋ, ਜੁੜੇ ਰਹੋ 
“ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ।” ` 


-- ਸਿਰੀ ੩, ੪੪, ੧" : ੨ (30) 
2. ਮਿਲਾਪ 
“ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ 
ਮਿਲਾਉ। -- ਸਿਰੀ ੩, ੪੫, ੪ : ੩ (31) 
3, ਮੈਂ ਮਿਲਾਂ 
“ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ 
ਮਿਲਾਉ। ” 

- ਸਿਰੀ ੧, ਅਸ ੮, ੨ : ੧ (58) 
ਮਿਲਾਇ -- 1. ਮਿਲਾ, ਮਿਲਾਪ ਕਰਵਾ ਲਿਆ 
“ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ। ” 

-- ਸਿਰੀ ੧, ੧੦, ੪ : ੩ (18) 
ਮਿਲਾਇ। ” -- ਸਿਰੀ ੧, ਅਸ ੪, ੫ : ੧ (55) 
2. ਰਲਾ ਲਿਆ 
“ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ 
ਮਿਲਾਇ । ” 
`__=- ਸਿਰੀ ੩..੫੯, ੩ : ੨ (37) 
“ਘਰਿ ਹੀ ਪਰਚਾ ਪਾਇਆ ਜੋਤੀ ਜੋਤਿ 
ਮਿਲਾਇ। ” 
-- ਵੱਡ ੪, ਵਾਰ ੪ਸ, ੩, ੨ : ੬ (587) 
“ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ 
ਮਿਲਾਇ। ” -- ਸੋਰ ੩, ੮, ੧ : ੨ (602) 
3. ਮਿਲਾ ਦਿਓ 
“ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ 
ਗੁਣ ਰਵਾ ਬਲਿ ਰਾਮ ਜੀਉ।” 

-- ਸੂਹੀ ੪, ਛੰਤ ੧, ੧ : ੧ (772) 

“ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ 
ਮਿਲਾਇ।” (ਮਿਲਾ ਦਿਤੇ) 
-- ਬਿਲਾ ੪, ਵਾਰ ੨ਸ, ੩, ੨ : ੫ (849) 


ਮਿਲਾਇਓ -- ਮਿਲਾਪ ਕਰਾਇਆ, ਭੇਟ ਕਰਵਾਈ 


“ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ 


1946 





ਮਿਲਾਇਓ। ” 

- ਗਉ ੫, ੧੨੩", ੪ : ੨ (205) 
"ਦੀਨ ਦਇਆਲਿ ਮਿਲਾਇਓ ਗੁਰੂ ਸਾਧੂ ਗੁਰਿ 

ਮਿਲਿਐ ਹੀਰੁ ਪਰਾਖਾ।” 
- ਜੈਤ ੪, ੨, ੧੯ 

ਹੋਰ ਰੂਪ -- ਮਿਲਾਇਓਨੁ -- 
“ਸਤਿਗੁਰੂ ਜਿਨਾ ਮਿਲਾਇਓਨੁ ਪਿਆਰੇ ਸਾਚਾ 

ਨਾਮੁ ਸਮਾਲਿ।” (ਮਿਲਾ ਦਿੱਤਾ) 


- ਸੋਰ ੫, ਅਸ ੨, ੬ : ੪ (641) 


: ੨ (696) 


- ਸਵ ੫, ਕਲ ੫ : ੬ (1407) 
ਮਿਲਾਇਅਨੁ -- ਰ੍ 
“ਨਾਨਕ ਆਪਿ ਮਿਲਾਇਅਨੂ ਪੂਰੈ ਸਬਦਿ 
ਅਪਾਰ।” (ਮਿਲਾਇਆ ਹੈ) 
- ਸਿਰੀ ੩, ੪੯, ੪ : ੩ (32) 
ਮਿਲਾਇਆ -- 
“ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ। ” 
(ਮਿਲਾਪ ਕਰਾਇਆ) 


- ਆਸਾ ੪, ਸੋਪੁ ੨, ੧: ੪ (11) 


ਹੋਇ।” (ਮਿਲਾਉਂਦਾ ਹੈ) 
- ਸਿਰੀ ੩, ੬੦, ੪ : ੩ (37) 
ਮਿਲਾਈ -- ਰਲਾਈ, ਸੰਗਮ ਕਰਵਾਇਆ 
“ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ 
ਮਿਲਾਈ।” _-- ਸਿਰੀ ੩, ੪੫, ੨ : ੩ (31) 
“ਗੁਰ ਪਰਸਾਦੀ ਕਿਸੈ ਮਿਲਾਈ।” (ਮਿਲਾਪ 
ਕਰਵਾਇਆ) 
- ਮਾਝ ੩, ਅਸ ੨੩, ੩ : ੩ (123) 
ਹੋਰ ਰੂਪ -- ਮਿਲਾਈਆ -- 
“ਜੋ ਹਰਿ ਕੰਤਿ ਮਿਲਾਈਆ ਸਿ ਵਿਛੜਿ 
ਕਤਹਿ ਨ ਜਾਇ।” (ਮਿਲਾਈਆਂ ਹਨ) 





-- ਮਾਝ ੫, ਬਾਰਾ ੮ : ੭ (135) 


“ਮੈ ਢਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ 


ਮਿਲਾਈਆ। (ਮਿਲ ਸਕਾਂ) 


- ਮਾਰੂ ੫. ਵਾਰ ੧2 : ੪੩ (10968) 


-- ਸਿਰੀ ੧, ੨੦, ੨ : ੧ (21) 
“ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ। ” 


(ਮਿਲਾਓ) __-- ਮਾਝ ੪, ੬, ੪ : ੩ (96) 
ਮਿਲਾਏ -- 
“ਆਪੈ ਆਪੁ ਮਿਲਾਏ ਬੂਝੈ ਤਾ ਮਿਰਮਲੁ ਹੋਵੈ - 


ਸੋਈ।” (ਮਿਲਾਵੈ, ਮਿਲਾਪ ਕਰਾਏ) 

-- ਸਿਰੀ ੩, ੪੮, ੧ : ੨ (32) 
ਮਿਲਾਸਾ -- ਮਿਲਦੇ ਹਨ 
ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ 
ਤੇ ਸਭਿ ਅਪਨੈ ਸੁਆਇ' ਮਿਲਾਸਾ। ” 

- ਗੋਂੜ ੪, ੨, ੩ : ੧ (860) 
-- 'ਮਿਲਾਸਿ -- 
ਰੀ ਰਸ ਸਰਿ ਗਜ 

ਮਿਲੈ ਮਿਲਾਸਿ।” (ਮਿਲੇ, ਮਿਲ ਪਵੇ) 

-- ਮਾਰੂ ੪, ੪, ੧ : ੩ (996) 
ਮਿਲਾਸੀ -- 

“ਜਾ ਕਉ ਹੋਂਹਿ ਕ੍ਰਿਪਾਲ ਸੁਜਨੁ ਪ੍ਰਭ ਤੁਮਹਿ 
ਮਿਲਾਸੀ।” (ਮਿਲਾਏਗਾ) 

-- ਸਮੁੰ ੫, ੫ : ੪ (1386) 
ਮਿਲਾਹ -- ਮਿਲ ਪਵਾਂ, ਮੇਲ ਹੋ ਜਾਏ 
“ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ 
ਮਿਲਾਹ। ” 

-- ਸਿਰੀ ੫, ਵਾਰ ੭ਸ, ੧, ੨ : ੬ (੧15) 
“ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ। ” 
(ਭਾਵ ਇਕੱਠੇ ਹੋਈਏ) 

-- ਆਸਾਂ ੫, ੧੧੩, ੧" : ੧ (399) 
ਹੋਰ ਰੂਪ -- ਮਿਲਾਹਾ -- 
“ਅਉ ਸਖੀ ਹਰਿ ਮੇਲਿ ਮਿਲਾਹਾ। ” (ਮਿਲੀਏ, 

_ਉਜਇ -- ਜੈਤ ੪, ੮, ੩ : ੧ (988) 


ਪਤ 


1947 . 





ਮਿਲਾਹਿ। ? (ਮਿਲਾਵੈ) 


-- ਸੋਰ ੪, ਵਾਰ ੭ਸ, ੩, ੧ : ੪ (645) 


“ਆਪੇ ਆਪਿ ਦਇਆਲੁ ਹੈ ਪਿਆਰਾ ਜਨ 
ਨਾਨਕ ਬਖਸਿ ਮਿਲਾਹੁ।” (ਮਿਲ ਪੈਂਦਾ ਹੈ) 
-- ਸੋਰ ੪, ੧, ੪ : ੩ (604) 


ਮਿਲਾਤ -- ਮਿਲਦਾ ਹੈ 


-- ਬਿਲਾ ੫, ੮੪, ੨ : ੨ (821) 


ਹੋਰ ਰੂਪ -- ਮਿਲਾਤਾ -- 
“ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ 
ਸਲਲ ਮਿਲਾਤਾ ਹੇ।” (ਮਿਲ ਜਾਂਦਾ ਹੈ) 


- ਮਾਰੂ ੧, ਸੋਲਾ ੧੧, ੧੨ : ੩ (1032) 
ਮਿਲਾਤਿ_ -- 

“ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ 
ਜਨ ਨਾਨਕ ਸਲਲੈ ਸਲਲ ਮਿਲਾਤਿ। (ਮਿਲ 
ਜਾਂਦਾ ਹੈ) -- ਸਾਰ ੪, ੮, ੨ : ੨ (1201) 

ਮਿਲਾਨਾ =- ਮੇਲ ਹੋਣਾ/ਕਰਨਾ ਮਿਲ ਲੈਣਾ 
“ਸੰਗਿ ਜੋਤੀ ਜੋਤਿ ਮਿਲਾਨਾ ਰਾਮ।” 
-- ਵਡ ੫, ਛੰਤ ੨, ੪ : ੨ (578) 
“ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ 
ਬਿਛੁਰਿਆ ਚਿਰੀ ਮਿਲਾਨਾ। ” 
-- ਜੈਤ ੪, ੩, ੪ : ੧ (697) 
ਮਿਲਾਪੂ -- ਮੇਲ 
“ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ 
ਮਿਲਾਪੁ।” _ -- ਸਿਰੀ ੧, ੧੭, ੩ : ੧ (20) 
ਮਿਲਾਯਉ -- ਮਿਲਾ ਦਿੱਤਾ 
“ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ 
ਮਿਲਾਯਉ। ” _ -- ਸਵ ੩, ੧੬ : ੪ (1395) 
“ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ 
ਸਿਧਿ ਕਉ ਬਿਧਿ ਮਿਲਾਯਉ। (ਭਾਵ ਬਣਾ 
ਦਿੱਤੀ) - ਸਵ ੪, ਨਲ ੧੦ : ੨ (1400) 
ਮਿਲਾਵਉ -- ਰਲਾ/ਮਿਲਾ ਦਿਉ 


ਮਿਲਾਵਏ 
“ਉਲਟੀ ਗੰਗਾ ਜਮੁਨ ਮਿਲਾਵਉ।” 
ਸਾ ਗਉ ਕਬ, ੧੮ ੩ > ੧ (427) 


ਮਿਲਾਵਏ -- ਮਿਲਾ ਦੇਵੇ 


੫0 0 ਨ 


-- ਸਲੋ ੪, ੫ : ੨ (1427) 
ਮਿਲਾਵਹਿ -- ।. ਮਿਲ-ਆਵੈ, ਮਿਲਣ ਆਉਂਦੇ 
ਰਹ : ਐੱਲ. 

“ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ 
ਮਿਲਾਵਹਿ। ”-- ਬਿਲਾ ੫, ੭੨, ੧ : ੨ (818) 
2. ਮਿਲਾ ਦੇਂਦਾ ਹੈ, ਮਿਲਾਪ ਕਰਾ ਦੇਂਦਾ ਹੈ 
“ਸਤਿਗੁਰੂ ਮਿਲਾਵਹਿ ਕਰਹਿ ਸਾਰ।” 
- ਬਸੰ ੧, ੫, ੩ : ੨ (1169) 
ਹੋਰ ਰੂਪ -- ਮਿਲਾਵਹੀ -- 
“ਆਪੇ ਮੇਲਿ ਮਿਲਾਵਹੀ ਸਾਚੈ ਮਹਲਿ 
ਹਦੂਰਿ।” (ਮਿਲਾਉਂਦਾ ਹੈ) 
- ਸਿਰੀ ੧, ੧੬, ੨ : ੩ (20) 
ਮਿਲਾਵਹੁ -- 


“ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੁ ਘਾਸਿ ` 


ਗਰੁੜੁ ਸਬਦੁ ਮੁਖਿ ਲੀਠਾ।” (ਮਿਲਾਪ ਕਰਾ 
ਦਿਓ, ਮੇਲੋ) ਰ੍ 
- ਗਉਂ ੪, ੬੧,੪:੨(171) 
ਮਿਲਾਵਣਹਾਰ -- ਮਿਲਾਪ ਕਰਵਾਉਣ ਵਾਲਾ, 
ਮਿਲਾ ਦੇਣ ਵਾਲਾ 
“ਨਾਨਕ ਆਂਪਿ ਮਿਲਾਵਣਹਾਰ। ” 
- ਗਉ ੫. ਸੁਖ ੧੧, ੫ : ੧੦ (277) 
ਹੋਰ ਰੂਪ -- ਮਿਲਾਵਣਹਾਰਾ -- 
“ਜੋਤੀ ਜੋਤਿ ਮਿਲਾਵਣਹਾਰਾ।” (ਮਿਲਾਪ ਕਰਾ 
ਦੇਣ ਦੇ ਸਮਰਥ) 
- ਆਸਾ ੧, ਅਸ ੧, ੫ : ੪ (411) 
ਮਿਲਾਵਣਹਾਰੀਆ -- 
“ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ। ” 
- ਸੋਰ ੪, ਵਾਰ ੮ : ੪ (645) 
ਮਿਲਾਵਣਹਾਰੁ -- 
“ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ 
ਮਿਲਾਵਣਹਾਰੁ । ” 
-- ਸਿਰੀ ੩, ਅਸ ੨੩, ੯ : ੨ (68) 


ਮਿਲਾਵਣਿਆ = ਮੇਲ ਹੁੰਦਾ ਹੈ, ਮਿਲਾਉਂਦਾ ਹੈ 


1948 














ਰ੍ - ਮਾਝ ੩, ਅਸ ੩, ੩: ੩ (110) 
“ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ 
ਮਿਲਾਵਣਿਆ। ” (ਮਿਲਾਉਂਦਾ ਹੈ) 
- ਮਾਝ ੩, ਅਸ ੩, ੮ : ੩ (11) 
ਮਿਲਾਵੜਾ -- ਮੇਲ, ਮਿਲਾਪ, ਭੇਂਟ 
“ਸਹਜੇ ਸਾਜਿ ਮਿਲਾਵੜਾ ਸਾਚੁ ਵਡਾਈ ਦੇਇ।” 
- ਸਿਰੀ ੩, ੪2, ੧ : ੩ (31) 
ਮਿਲਾਵਾ =- ।. ਮਿਲਾਪ, ਮੇਲ 
“ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ 
ਹੋਇ।” -- ਸਿਰੀ ੩, ੩੬, ੧" : ੨ (27) 
“ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ 
ਹੋਇ।” 
- ਸੂਹੀ ੩, ਵਾਰ ੨੦ਸ, ੨, ੨ : ੨ (792) 
2. ਰਲਵਾ, ਮਿਲਣਾ 
“ਬਾਬਾ ਬਿੰਦਹਿ ਬਿੰਦ ਮਿਲਾਵਾ।” 
-- ਗਉਂ ਕਬ, ਬਾਅ ੨੯ : ੧ (341) 
“ਭਭਾ ਭੇਦਹਿ ਭੇਦ ਮਿਲਾਵਾ। ” (ਮਿਲਾ ਦਿੱਤਾ, 
ਰਲਾ ਦਿੱਤਾ) 
- ਗਉ ਕਬ, ਬਾਅ ੩੦ : ੧ (342) 
ਮਿਲਾਵੇ - ਮਿਲਾਏ 
''ਪਾਵ ਮਿਲਾਵੇ ਕੋਲਿ ਕਵਲਜਿਵੈ ਬਿਗਸਾਵਦੋ। ” 
(ਛੁਹਾਏ) 
- ਮਾਰੂ ੫, ਵਾਰ ੧੩ਸ, ੫, ੨ : ੨ (1098) 
ਹੋਰ ਰੂਪ -- ਮਿਲਾਵੈ -- 
“ਸਤਿਗੁਰੂ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ 
ਮਿਲਾਵੈ ਸੋਇ।” (ਮੇਲਾਪ ਕਰਾਏ, ਮੇਲੇ) 
-- ਸਿਰੀ ੪, ੬੫, ੨ : ੧ (39) 
“ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ।” 
(ਕਰਾਏ) 
- ਗਉ ੧, ਅਸ ੧੨, ੬ : ੩ (226) 


| ਮਿਲਿ -- ।. ਮਿਲ ਕੇ, ਸੰਪਰਕ ਵਿਚ ਆ ਕੇ 


“ਸਭਿ ਸੁਰਤੀ ਮਿਲਿ ਸੁਰਤਿ ਕਮਾਈ।” 
=- ਆਸਾ ੧, ਸੈਂਦ ੨, ੨ ! ੧ (9) 
ਜੀਵੇ ਮੀਨਾ।” 


ਲਿਓ 


1949 


ਮਿਲੀ 





-- ਸਿਰੀ ੫, ਛੰਤ ੨, ੫ : ੨ (80) 
2. ਰਲ ਕੇ, ਇਕਠੇ ਹੋ ਕੇ 
““ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ 
ਤੇਲੂ।” _ -- ਗਉ ੧, ਸੋਹ ੧, ੩ : ੧ (12) 
“ਮਿਲਿ ਕੈ ਕਰਹ ਕਹਾਣੀਆ ਸੰਮ੍ਥ ਕੰਤ ਕੀ 
ਆਹ।” (ਇਕਠੀਆਂ ਹੋਕੇ) 
-- ਸਿਰੀ ੧, ੧੦, ੧: ੨ (17) 
ਬਾਤ ਨ ਕਰਤੇ ਭਾਈ। ” 


-- ਗਉ ੫, ੧੨੨”, ੨ : ੧ (205). 


3. ਸਮੋ ਕੇ, ਰਲ ਕੇ 
“ਆਪ ਗਇਆ ਸੁਖੁ ਪਾਇਆ ਮਿਲਿ ਸਲਲੈ 
ਸਲਲ ਸਮਾਇ। ” 
-- ਸਿਰੀ ੧, ੨੨, ੨ : ੨ (22) 
4. ਮਿਲੀ 
“ਸਹਜ ਕਲਾਲਨਿ ਜਉ ਮਿਲਿ ਆਈ।” 
ਰ੍ - ਗਉ ਕਬ, ੨੭, ੨ : ੧ (326) 
ਮਿਲਿਓ -- ਮਿਲਿਆ, ਲਭਾ, ਪ੍ਰਾਪਤ ਹੋਇਆ 
“ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾਂ ਜਮਿ 
ਪਕੜਿ ਚਲਾਇਆ। ” 
- ਸਿਰੀ ੧, ਪਹ ੧, ੪ : ੩ (75) 
“ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ।” (ਮਿਲ 


ਪਿਆ) - ਗਉ ੫, ਤੇ, ੪ : ੪ (236) 
- “ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ 
ਰੰਗਿ ਗਿਆਨੀ।” | 


- ਟੋਡੀ ੫, ੧, ੧: ੨ (711) 
ਮਿਲਿਓਹਿ -- ਮਿਲਿਆ ਹੈ 
“ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ।” 
<- ਸਿਰੀ ੫, ਛੰਤ ੩, ੪ਡ : ੧ (81) 
ਮਿਲਿਅਉ -- ਮਿਲਿਆ 
“ਅਨਿਕ ਭੇਖ ਅਰੁ ਕਿਆਨ ਧਿਆਨ ਮਨਹਨਿ 
'ਮਿਲਿਅਉ ਨ ਕੋਇ।” 
-- ਗਉ ੫, ਬਾਅ ਪਸ : ੧ (251) 
ਮਿਲਿਆ -= ।. ਪ੍ਰਾਪਤ ਹੋਇਆ 
ਦਰਵਾਰੂ । ” - ਸਿਰੀ ੧, ੫, ੧: ੩ (15) 








- ਸਿਰੀ ੫, ੭੫, ੧ : ੪ (43) 


-- ਸਿਰੀ ੩, ੩੬, ੪ : ੪ (27) 
“ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ। ” 
(ਭਾਵ ਦਰਸ਼ਨ ਹੋਏ) 
- ਮਾਝ ੫, ੧੭, ੧ : ੧ (99) 
“ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ 
ਕਿਸੇ ਨ ਮਿਲਿਆ ਭੇਤੁ।” (ਭਾਵ ਪ੍ਰਾਪਤ 
ਹੋ ਗਿਆ, ਲਭਾ) 
- ਸਿਰੀ ੧; ਪਹ ੧, ੪ : ੨ (75) 
“ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ 
ਹਰਿ ਨਾਹੁ।” (ਮਿਲ ਪਿਆ) 
- ਮਾਝ ੫, ਬਾਰਾ ੧੧ : ੧ (135) 
3. ਰਲ ਗਿਆ, ਸੰਜੁਗਤ ਹੋ ਗਿਆ 
“ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ 
ਜਨਮਿ ਨ ਆਹੀ।” 
-- ਗਉਂ ੩, ੩੫, ੪ : ੨ (162) 
4. ਮਿਲਣ ਨਾਲ, ਮਿਲਿਆ 
“ਜਿਨ ਮਿਲਿਆ ਦੁਖ ਜਾਹਿ ਹਮਾਰੇ। ” 
-- ਗਉ ੪, ੪੧, ੧" : ੨ (164) 
“ਜਿਨ ਮਿਲਿਆ ਆਤਮ ਪਰਗਾਸੁ । ” 
- ਗਉ ੫, ੧੭੦, ੧ : ੨ (200) 
ਹੋਰ ਰੂਪ -- ਮਿਲਿਆਂ -- 
“ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ 
ਦੁਰਮਤਿ ਮੈਲੁ ਹਰੈ।” (ਮਿਲਣ ਨਾਲ) 
-- ਮਲਾ ੪, ੩, ੨ : ੨ (1263) 
ਮਿਲਿਐ -- 
“ਸਾਜਨ ਮਿਲਿਐ ਸੁਖੁ ਪਾਇਆ ਜਮਦੂਤ ਮੁਏ 
ਬਿਖੁ ਖਾਇ।” (ਮਿਲਣ ਤੇ) ਰ੍ 
- ਸਿਰੀ ੧, ਅਸ ੪, ੫ : ੨ (55) 
ਮਿਲਿਬੋ -- ਮਿਲੇਗਾ 
“ਤਿਨ ਕਉ ਮਿਲਿਬੋ ਸਾਰਿੰਗ ਪਾਨੀ।” 
-- ਗੋਂਡ ਕਬ, ੧੧, ੧ : ੪ (873) 
ਮਿਲੀ -- ।. ਸੰਜੁਗਤ ਹੋਈ, ਮਿਲਾਪ ਵਿਚ ਆਈ 
“ਸਬਦਿ ਮਿਲੀ ਨ ਵੀਛੂੜੈ ਪਿਰ ਕੈ ਅੰਕਿ ਸਮਾਇ।” 
__-- ਸਿਰੀ ੩, ਅਸ ੨੧, ੨ : ੩ (66) 


ਹੋਰ ਰੂਪ - ਮਿਲੀਆ -- 
“ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ।” 
___ - ਰਾਮ ੫, ਵਾਰ ੧੫ : ੮ (964) 
2. ਰਲੀ, ਮਿਲ ਗਈ, ਵਿਚ ਸਮਾਈ, ਸਮਾ ਗਈ 
“ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ 

ਇਕੁ ਪਸਾਰਿਆ ਜੀਉ।” 
-- ਮਾਝ ੫, ੧੦, ੪ : ੩ (97) 

ਹੋਰ ਰੂਪ - ਮਿਲੀਆਂ -- 

“ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ।” 
- ਗਉਂ ੪, ੬੬,੧:੪ (173) 





3. ਪ੍ਰਾਪਤ ਹੋਈ 
ਨਾਨਕ ਭਗਤ ਮਿਲੀ ਵਡਿਆਈ। ” 
- ਆਸਾ ੫, ੨੪, ੪ : ੨ (377) 
“ਅਬ ਮਸਲਤਿ ਮੌਹਿ ਮਿਲੀ ਹਦੂਰਿ।” 
(ਦਰਗਾਹ ਤੋਂ ਸਲਾਹ ਪ੍ਰਾਪਤ ਹੋਈ) 


”" ਆਜਾ ੫, ੫੩, ੧.: 2 (384) ` 


ਮਿਲੀਆਸੁ -- ਮਿਲ ਸਕੀ 
“ਧਨ ਕੂ ਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ।” 
- ਸਲੋ ਫਰ, ੫੪ : ੨ (1380) 
ਮਿਲੀਐ =- 1. ਮਿਲੀਦਾਂ ਹੈ, ਮਿਲ ਸਕੀਦਾ ਹੈ 
“ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ._ ਪਿਰ 
ਕੂਰਿ।” - ਸਿਰੀ ੧, ੯, ੧: ੨ (17) 
“ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ।” 
(ਮਿਲੀਏ, ਭੇਂਟ ਕਰੀਏ) 
== ਮਾਂਬ ੫, ੮, ੩ : ੨ (97) 
2. ਮਿਲਓ 
“ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ 
ਨਾਨਕ ਭਗਤਿ ਓਮਾਹਾ।” 
-- ਜੈਤ ੪, ੮, ੪ : ੩ (699) 
ਮਿਲੀਹੈ -- ਮਿਲਦਾ ਹੈ, ਰਲ ਜਾਂਦਾ ਹੈ 
“ਜਿਉ ਪ੍ਰਤਿਬਿੰਬੂ ਬਿੰਬ ਕਉ ਮਿਲੀਹੈ ਉਦਕ ਕੁੰਭੁ 
ਬਿਗਰਾਨਾ। ”-- ਆਸਾ ਕਬ, ੧. ੪ : ੧ (475) 
ਮਿਲੀਜੈ -- 1. ਮਿਲੀਏ 
“ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ।” 
-- ਆਸਾਂ ੫, ੧੫੦, ੨ : ੧ (408) 
2. ਮਿਲ ਪਵੇ _ 
“ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ 


1950 














ਮਿਲੀਜੈ। ”-- ਗੂਜ ੩, ਵਾਰ ੧੬ : ੫ (515) 
3. ਮਿਲਣਯੋਗ 
“ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ 
ਕਰਿ ਮਿਲਹ ਮਿਲੀਜੈ। ” 
-- ਕਲਿ ੪, ਅਸ ੨, ੮ : ੧ (1324) 
ਮਿਲੀਤਾ =- ਮਿਲਾ ਦਿੱਤਾ 
“ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ। ” 
- ਗੁਜ ੩, ਵਾਰ ੪ : ੪ (510) 
ਮਿਲੁ -- ਰਲੋ ਮਿਲੋ ਰ 
“ਮਿਲੁ ਸਾਧਸੰਗਤਿ ਭਜੁ ਕੇਵਲ ਨਾਮ।” 
- ਆਸਾ ੫. ਸੋਪੁ ੪, ੧ : ੪ (12) 
“ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ 
ਏਹ।” - ਸਿਰੀ ੧, ੧੭, ੧ : ੧ (20) 
ਮਿਲੇ -- 1. ਰਲਦੇ/ਮਿਲਾਪ ਕਰਦੇ/ਮਿਲ ਜਾਂਦੇ ਹਨ 
“ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ।” 
- ਗੂਜ ੫, ੫, ੧" : ੧ (10) 
2. ਮਿਲਦੀ ਭਾਵ ਪ੍ਰਾਪਤ ਹੁੰਦੀ ਹੈ 
“ਸਹਜਿ ਸੁਭਾਇ ਮਿਲੇ ਸਾਬਾਸਿ।” 
-- ਹੋਉ ੧, ੧੧, 2੨158) 
ਸੋ ਫਲੁ ਪਾਇਆ ਰਾਮ।” 
- ਆਸਾ ੪, ਛੰਤ ੯, ੬ : ੨ (443) 
3. ਮਿਲਿਆ, ਮਿਲਣ ਨਾਲ 
“ਹਰਖ ਜੋਗ ਹਾਨਿ ਮਿਰਤੁ ਦੂਖ ਸੁਖ ਚਿਤਿ 
ਸਮਸਰਿ ਗੁਰ ਮਿਲੇ। ” 
- ਗਉ ੫, ੧੫੯", ੧੯ : ੨ (214) 
ਮਿਲੇਇ -- ਮਿਲਦਾ ਹੈ 
“ਨਾਨਕ ਤੇ ਜਨ ਨਾਮਿ ਮਿਲੇਇ।” 
- ਗਉ ੫, ਸੁਖ ੧੧, ੩ : ੧੦ (277) 
ਮਿਲੈ =- 1. ਮਿਲਦੀ ਹੈ 
“ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ। ” 
- ਜਪੁ ੧,੨:੨(1) 
“ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ।” 
(ਮਿਲ ਪਵੇ) __-- ਸਿਰੀ ੧, ੯, ੪ : ੩ (17) 
2. ਪ੍ਰਾਪਤ ਹੁੰਦਾ/ਲਭਦਾ ਹੈ 
“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ 
ਮਿਲੈ ਲਈ।”” __-- ਜਪੁ ੧, ੬੨72) 





3. ਰਲਣਾ, ਮਿਲਣਾ 
“ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ 
ਸਮਾਇ।” -- ਸਿਰੀ ੧, ੧੨, ੧: ੧(18) 
4. ਜੁੜਦੇ, ਮੇਲ ਪ੍ਰਾਪਤ ਕਰਦੇ 
“ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ 
ਲਏ ਮਿਲਾਇ ।” 


-- ਸਿਰੀ ੩, ੩੬, ੨ : ੧ (27) ' 


3. ਮਿਲਦਾ ਭਾਵ ਹੁੰਦਾ 
“ਅਉਗੁਣ ਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ 
-- ਸਿਰੀ ਝ. ੫੯, ੨ : ੧ (37) 
ਮਿਲੈਗਾ -- ਸੰਜੋਗ ਹੋਏਗਾ, ਸੰਪਰਕ ਵਿਚ ਆਵੇਗਾ 
“ਮਿਲੈਗਾ ਪ੍ਰੀਤਮ ਤਬ ਕਰਉਗੀ ਸੀਗਾਰੋ। ” 
-- ਆਸਾਂ ੫, ੩੪, 2 ? > (359) 
ਹੋਰ ਰੁਪ -- ਮਿਲੈਗੋ -- 
“ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ 
ਮੋਲਿ।” (ਮਿਲੇਗਾ) 
. `> ਸਲੋ ਕਬ, ੨੨੫ : ੨ (1376) 
ਮਿਲੋ -- ਮਿਲ ਗਿਆ 
ਮਿਲੋ। ” -- ਸਾਰ ੫, ੩, ੪ : ੨ (1203) 
ਮਿਲੋਗਨੀ -- ਮਿਲ ਜਾਂਦਾ ਹੈ 
“ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੂ 
ਮਿਲੋਗਨੀ।”? _-- ਰਾਮ ੫, ੩, ੪ : ੨ (੧੧3) 
ਮਿਲ੍ਿਉਂ - ਮਿਲ ਗਿਆ 
“ਗੁਰੁ ਮਿਲ੍ਿਉ ਸੋਇ ਭਿਖਾ ਕਹੈ ਸਹਜ ਰੰਗਿ 
ਦਰਸਨੁ ਦੀਅਉ।” 
-- ਸਵੇ ੩, ੧੯ : ੬ (1395) 
ਮਿਲ੍ਹਿ - ਮਿਲਿਆ, ਰਲਿਆ 
“ਕੁਲ ਜਨ ਮਧੇ ਮਿਲ੍ਹਿ ਸਾਰਗ ਪਾਨ ਰੇ। ” 
-- ਧਨਾ ਭ੍ਰਿਲੋ, ੧, ੧ : ੨ (695) 
ਮੀਆਂ =- ।. ਪਤੀ, ਖਾਵੰਦ 
“ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ। ” 
-- ਆਸਾ ੧, ਵਾਰ ੧੦ਸ, ੧, ੧ : ੫ (468) 
2. ਸਰਦਾਰ, ਚੌਧਰੀ 
“ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ 
ਵਡਾਈ। ” -- ਬਿਲਾ ੧, ੧, ੧ : ੧ (795) 
3. ਪਿਤਾ ' .!ਨ ਦੇਵਾ 


1951 


ਤੁਮਾਰੀ।” 
-- ਬਸੰ ੧, ਅਸ ੮,੬:੨(1191) 
ਮੀਹ -- ਮੀਂਹ, ਬਾਰਸ਼ 
“ਕਾਲਾ ਗੰਢੁ ਨਦੀਆ ਮੀਹ ਝੋਲ।” 
-- ਮਾਂਝ ੧, ਵਾਰ ੧੨ਸ, ੧, ੨ : 2 (143) 
ਮੀਹਾਹੁ -- ਮੀਂਹ ਤੋਂ 
“ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ । ” 
-- ਸਲੋ ਫਰ, ੧੦੫ : ੨ (1383) 
ਮੀਹਿ -- ਮੀਂਹ ਨਾਲ, ਬਾਰਸ਼ ਨਾਲ 
“ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ। ” 
-- ਮਾਝ ੧, ਵਾਰ ੨੩ਸ, ੧, ੧ : ੧ (148) 
ਹੋਰ ਰੂਪ -- ਮੀਹੁ -- 
"ਮੀਹੁ ਪਇਆ ਪਰਮੇਸਰਿ ਪਾਇਆ।” 
(ਬਾਰਸ਼) -- ਮਾਝ ੫, ੩੯, ੧ : ੧ (105) 


- ਪ੍ਰਭਾ ੫, ੩, ੪ : ੨ (1336) 
ਮੀਕਾ -- ਬਰਾਬਰ, ਤੁਲ 
“ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ 
ਮੀਕਾ ਕਾਖਾ।” (ਕਖ ਦੇ ਬਰਾਬਰ) 
- ਜੈਤ ੪, ੨, ੧ : ੧ (696) 
ਮੀਕੇ - ਇਕਮਿਕ ਹੋ ਗਏ, ਮਿਲ ਗਏ 
ਰਾਮ।” -- ਬਿਲਾਂ ੫, ਛੰਤ ੫, ੪ : ੪ (848) 
ਮੀਚ - ਮੌਤ __ 
“ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ 
ਆਇ ਪਹੂਚੀ ਮੀਚ।” 
-- ਸਾਰ ੫, ੧੦੬, ੧" : ੨ (1224) 
“ਨਰਕ ਸੁਰਗ ਭੁਮਤਉ ਘਣੋਂ ਸਦਾ ਸੰਘਾਰੈ 
-- ਗਉਂ ੫, ਥਿਤੀ ੩ : ੨ (297) 
ਮੀਟਹਿ -- - ਮੀਟਦੇ, ਬੰਦ ਕਰਦੇ 
“ਅਖੀ ਤੇ ਮੀਟਹਿ ਨਾਕ ਪਕੜਹਿ ਠਗਣ ਕਉ 
ਸੰਸਾਰੁ।” __-- ਧਨਾ ੧, ੮, ੧" : ੨ (662) 
ਹੋਰ ਰੂਪ -- ਮੀਟਦੇ -- 


ਮੀਟਿ ਰ੍ 1952 ` ਰ੍ ਮੀਤਿ 
“ਜੋ ਬਿਨੁ ਪਰਤੀਤੀ ਕਪਟੀ ਕੁੜੀ ਕੁੜੀ ਅਖੀ [ - ਮਾਝ ੫, ੪੯, ੧ : ੨ (108) 
ਮੀਟਦੇ. ਉਨ ਕਾ ਉਤਰਿ ਜਾਇਗਾ ਝੂਠੁ ਮੀਠੀ -- 
ਗੁਮਾਨੁ ।” - ਸੂਹੀ ੪, ੧੧, ੩ : ੨ (734) “ਅੰਮ੍ਰਿਤ ਬਾਣੀ ਗੁਰ ਕੀ ਮੀਠੀ।”” 








ਮੀਟਿ -- ਬੰਦ ਕਰਕੇ, ਮੀਟ ਕੇ - ਮਾਝ ੩, ਅਸ ੮, ੧ : ੧(113) 
“ਚਉਥੈ ਆਈ ਊਂਘ ਅਖੀ ਮੀਟਿ ਪਵਾਰਿ | ਮੀਠੂਲੀ -- ਮਿਨ 
ਗਇਆ।” “ਬਈਅਰਿ ਬੋਲੈ ਮੀਠੂਲੀ ਭਾਈ ਸਾਚੁ ਕਹੈ ਪਿਰ 
- ਮਾਝ ੧, ਵਾਰ ੧੭ਸ, ੧, ੧ : ੭ (146) ਭਾਇ। ” _ -- ਸੋਰ ੧, ਅਸ ੪, ੮ : ੧ (637) 
ਮੀਠ -- ਮਿਠਾ ਮੀਠੇ -- ਮਿਠੇ, ਸਵਾਦਿਸ਼ਟ 
“ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ | “ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਵੈ ਰਸ 
ਸਤਿਗੁਰ ਮੀਠ ਰਸ ਗਾਨੇ ।” ਕਸ ਮੀਲੇ।” 
- ਗਉਂ ੪, ੫੬, ੨: ੨ (170) - ਸਿਰੀ ੧, ਪਹ ੨, ੨ : ੩ (75) 
“ਪ੍ਰਭ ਕਾ ਕੀਆ ਜਨ ਮੀਠ ਲਗਾਨਾ।” ਹੋਰ ਰੂਪ -- ਮੀਠੈ -- ਰ 
- ਗਉ ੫. ਸੁਖ ੧੪, ੮ : ੫ (282) ` “ਰਸਨਾ ਸੋਈ ਲੋਭਿ ਮੀਠੈ ਸਾਦਿ।” (ਮਿਠੇ, 
ਹੋਰ ਰੂਪ -- ਮੀਠਾ -- ਸ੍ਰਾਦਿਸ਼ਟ) -- ਗਉ ੫, ੮੯, ੧ : ੩ (182) 
“ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮੀਠੋ -- _ 
ਮਾਸੁ।” (ਮਿਠਾ) "ਪੂਰਨ ਪਰਮਾਨੰਦ ਮਨਿ ਮੀਠੋ ਤਿਸੁ ਬਿਨੁ 
ਰ੍ - ਸਿਰੀ ੧, ੪, ੨ : ੨ (15) ਦੂਸਰ ਨਾਹਿ।” (ਮਿਠਾ ਭਾਵ ਪਿਆਰਾ) 
ਮੀਠੀ -- `.- ਸਾਰ ੫, ੯੫, ੧ : ੨ (1222) 
“ਸਕਰਖੰਡੁ ਮਾਇਆ ਤਨਿ ਮੀਠੀ ਹਮ ਤਉ | ਮੀਡਕੋ -- (ਸੰ. ਸੜ੍ਹਕ ਮੰਡੂਕ) ਮੈਂਡਕ, ਡੜੂ 
ਪੰਡ ਉਚਾਈ ਰੇ।” “ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ 
- ਗਉ ੧, ੧੬, ੨ : ੧ (156) ਸਾਰ ਨਹੀ ਮੁਲਿ ਪਾਈ।” 
“ਇਉ ਕਿੰਕੁਰੀ ਆਨੁਪ ਵਾਜੈ।” __ = ਸਿਰੀ ੧, ੨੭, ੨ : ੧ (24) 
“ਸੁਣਿ ਜੋਗੀ ਕੈ ਮਨਿ ਮੀਠੀ ਲਾਗੈ।” ਮੀਤ -- ਮਿੱਤਰ, ਦੋਸਤ 
ਦਾ ਦਿਨ) ਰ੍ “ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ।” 
` ਰਾਮ ੫, ੧੨, ੪” : ੧੨ (866) -- ਗੁਜ ੪, ੪, ੧“: ੧(10) 
2. ਮਿਠਾ ਭਾਵ ਪਿਆਰਾ ਰ ਮੀਤਹ -- ਮਿਤਰ ਦੀ _ 
'ਜਿਨ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ।  <ਨ੍ਹ ਚਿੰਤਾ ਬਨਿਤਾ ਸੁਤ ਮੀਤਰ ਪਰਵਿਰਤਿ ਮਾਇਆ 
ਉਤਮ ਹਰਿ ਹਰਿ ਲੋਗ ਜੀਉ।” ਸਨਬੰਧਨਹ।” ` -- ਸਮ ੫, ੧੫ : ੨ (1355) 


-“ ਆਸਾ ੪, ਛੱਤ ੧੦, ੪ : ੧ (445) ਮੀਤਾ =- ਹੇ ਮਿੱਤਰ 
“ਜਿਨ ਸਤਿਗੁਰ ਪੁਰਖੁ ਜਿਨਿ ਹਰਿ ਪ੍ਰਭ ਮਾਇਆ | .ਮਰਊ ਬੇਨੰਤੀ ਸਦ ਮੋਰੋ ਮੀਡਾ ਸੰਤ ਟਰਲ-ਕੀ 


ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ। ਬੇਲਾ।” __ -- ਗਉ ੫. ਸੋਹ ੫, ੧ : ੧(।3) 


` ਗੂਜ 8, ੬, ੧ : ੧ (494) ਮੀਤਿ -- ਮਿੱਤਰ/ਦੋਸਤ ਨੇ 


ਹੋਰ ਰੂਪ -- ਮੀਠਾ -- & ੍ ੍ 


ਨਾਨਕ ਨਾਮਿ ਮਨੁ ਭੀਜੈ ਜੀਉ। ” (ਪਿਆਰਾ) ॥ 
ਂ ਰੇ - ਤਿਲੰ ੪, ਅਸ ੨, ੧ : ੧ (725) 
-" ਮਾਝ ੪. 6, ੪. : ੩. (95) 


ਨੀ ਪਦ ਪਾ ੨ ਹੋਰ ਰੂਪ -- ਮੀਤੁ -- 
ਤਦ] ਲੇਨ 


ਮੀਤੁਲਾ 


ਦਰਗਹ ਜਾਇ। ” (ਮਿੱਤਰ) 


-- ਸਿਰੀ ੧, ੨੦, ੪ : ੩ (22). 


। ਮੀਰੰਨ -- ਬਾਦਸ਼ਾਹ 


ਮੀਤੁਲਾ -- ਮਿੱਤਰ 


ਜੀਉ।”  -- ਗਉ ੫, ੧੧੬", ੧" 
ਮੀਨ -- (ਸੰ. ਸੀਜ) ਮੱਛੀ 
“ਤੂੰ ਜਲਨਿਧਿ ਹਮ. ਮੀਨ ਤੁਮਾਰੇ।” 


-- ਮਾਬ ੫, ੨੧, ੧ : ੧ (100) 


: ੧ (203) 


1953 ੍ 
ਤਕ ਬਦ ਤਤ ਬਾਵਾ ੜ ਤਤ ਤਣ ਦਾ ੜੜਣ-ਵਰਰਰ 


ਮੁਇਓ 


ਦ੍ਰਿਸਟਿ ਨਿਹਾਰਹੁ।” (ਬਾਦਸ਼ਾਹ) 


- ਸਮੁ ੫, ੫: ੪ (1388) 


ਨੀ 


- ਮਾਰੂ ੫. ਵਾਰ ੧2ਸ, ੫, ੧ : ੧ (10968) 


ਮੀਰਾ - ਮਾਲਕ, ਸ਼ਾਹ (ਫਾ. ਮੀਰ) 


“ਤੂ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ 
ਜਾਵਣਿਆ। ” 


“ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ - ਮਾਝ ੫, ਅਸ ੩੭, ੮ : ੩ (132) 


ਪੂਜ ਕਰਾਵੈਗੋ।”` (ਮਹਾਨ ਕੋਸ਼ ਇਥੇ ਅਰਥ | ਹੋਰ ਰੂਪ -- ਮੀਰਾਂ -- 

ਬਿਆਸ ਰਿਸ਼ੀ ਦੀ ਮਾਂ 'ਮਤਸਯੋਦਰੀ” ਕਰਦੇ “ਮੀਰਾਂ ਦਾਨਾਂ ਦਿਲ ਸੋਚ।” (ਹੇ ਸਰਦਾਰ) 
ਹਨ) -- ਕਾਨ-੪, ਅਸ ੨, ੬ : ੧(1309) ਰ੍ -- ਤਿਲੰ ੫, ੫, ੧" : ੧ (724) 
ਹੋਰ ਰੂਪ -- ਮੀਨ -- __ ਮੱਤੋਰਾ - 

“ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ | “ _ “ਕਹੁ ਕਬੀਰ ਨਦਰਿ ਕਰੇ ਜੇ ਮੱਤੈਰਾ।” 


ਚਾਤ੍ਰਿਕ ਮੇਘ ਮੰਡਲਹ।” (ਮੱਛੀ) __ 
-- ਜੈਤ ੫, ਵਾਰ ੧੨ਸ, ੫, ੧ : ੧ (708) 


(ਬਾਦਸ਼ਾਹ, ਸਰਦਾਰ) 
- ਆਸਾ ਕਬ, ੧੦, ੪ : ੧ (478) 


ਮੀਨਾ -- ਮੀਰੁ - 
“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ “ਕੋਈ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ 
ਮਿਲਿ ਜੀਵੇ ਮੀਨਾ।” (ਮੱਛੀ) ਧਾਇਆ। ” 


-- ਸਿਰੀ ੫, ਛੰਤ ੨, ੫ : ੨ (80) - ਆਸਾ ੧, ਅਸ ੧੨, ੪ : ੨ (417) 


ਮੀਨਿ - ਮੀਰੇ -- 
“ਫੂਲੁ ਭਵਰਿ ਜਲੁ ਮੀਨਿ ਬਿਗਾਰਿਓ। ” (ਮਛੀ “ਗਰੀਬ ਨਿਵਾਜਿ ਕਰੇ ਪ੍ਰਭੁ ਮੀਂਰੇ।” (ਸ਼ਾਹ 

ਨੈ) - ਗੁਜ ਰਵਿ, ੧, ੧ : ੨ (525) ਅਮੀਰ) 
ਮੀਨੁ -- - ਮਾਰੂ ੫, ਸੋਲਾ ੧, ੪ : ੨ (1071) 
“ਬਿਨੁ ਜਲ ਕਮਲ ਸੁਨਾ ਥੀਐ ਬਿਨੁ ਜਲ ਮੀਨੁ | ਮੁਓ -- ਮਰ ਗਿਆ 

ਮਰਾਇ। ” (ਮੱਛੀ) “ਜਨਮਤ ਕਸ ਨ ਮੁਓ ਅਪਰਾਧੀ ।” 

- ਸਿਰੀ ੧, ਅਸ ੧੫, ੮ : ੨ (63) -- ਗਉ ਕਬ, ੨੫, ੧" : ੨ (328) 

ਮੀਨਾ ਮੁਆ - ਮਰ ਗਿਆ, ਖਤਮ ਹੋ ਗਿਆ, ਮੁਕ 
“ਹਰਿ ਜਲ ਨਿਧਿ ਹਮ ਜਲ ਕੇ ਮੀਨੋ ਜਨ | ਗਿਆ 





ਨਾਨਕ ਜਲ ਬਿਨੁ ਮਰੀਐ ਜੀਉ।” | “ਮਈ ਖਰੀਤਿ ਪਿਆਰੁ ਗਇਆ ਮੁਆ ਵੈਰੁ 


(ਮੱਛੀਆਂ) _-- ਮਾਝ ੪, ੩, ੪ : ੩ (95) ਵਿਰੋਧੁ।” - ਸਿਰੀ ੧, ੧੪, ੩ : ੧(19) 
ਮੀਰ -- (ਫਾ : ਮੀਰ) ਸਰਦਾਰ, ਅਮੀਰ ਦਾ ਸੰਖੇਪ | ਮੂਇਓ -- ਮਰੇ 


“ਨਾਮੇ ਕੇ ਸ੍ਰਾਮੀ ਮੀਰ ਮੁਕੰਦ। ” 
- ਤਿਲੰ ਨਾਮ, ੩, ੪ : ੨ (727) 
“ਜੈਸੀ ਦਾਸੇ ਧੀਰ ਮੀਰ।” (ਭਾਵ ਮਾਲਕ) 
- ਬਸੰ ੫, ੬,੧:੩(।।81) 
“ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ 


“ਸਾਕਤੁ ਮੂੜ ਲਗੇ ਪਚਿ ਮੁਇਓ।”” 
- ਗਉ ੫, ਅਸ ੧੩, ੨ : ੨ (241) 
ਹੋਰ ਰੁਪ -- ਮੁਇਓਹਿ -- 
“ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ _ 
ਮੁਇਓਹਿ।” 


ਮੁਇਆਸੁ 1954 ਮੁਸਕੀ 





- ਸਲੋ ਫਰ, ੧੦੭ : ੧ (1383) ਨਾਰੇ।” _.-- ਵਡ ੩, ਛੰਤ ੧, ੧ : ੧ (567) 

ਮੁਇਆ -- ਮੁਏ -- ਮਰੇ, ਮਰ ਗਏ 
“ਮੁਇਆ ਜਿਤੁ ਘਰਿ ਜਾਈਐ ਤਿਤੁ ! “ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ।” 
ਜੀਵਦਿਆ ਮਰੁ ਮਾਰਿ।” (ਮਰਨ ਉਪਰੰਤ) -- ਸਿਰੀ ੧, ੧੪, ੨ : ੨ (19) 


-- ਸਿਰੀ ੧, ੧੮, ੨ : ੨ (21) ਮੁਸਕ -- ਖੁਸ਼ਬੁ, ਸੁਗੰਧ 
“ਆਇਆ ਗਇਆ ਮੁਇਆ ਨਾਉ। ” (ਮਰ | “ਰਸੀਆ ਹੋਵੈ ਮੁਸਕ ਕਾ ਤਬਫੁਲੁ ਪਛਾਣੈ।” 
ਗਿਆ, ਨਾ ਮਰ ਗਿਆ, ਨਾਂ ਖਤਮ ਹੋ - ਤਿਲ ੧, ਅਸ ੧, ੯ : ੨ (725) 


ਗਿਆ) ਮੁਸਕਲ -- ਔਖ, ਮੁਸ਼ਕਲ 


= ਮਾਝ ੧, ੧ਸ, ੧, 2 : ੧੩ (138) “ਜਹ ਮੁਸਕਲ ਹੋਵੈ ਅਤਿ ਭਾਰੀ।”” 
“ਮੁਇਆ ਗੰਢੁ ਨੇਕੀ ਸਤੁ ਹੋਇ। (ਮੋਇਆਂ -- ਗਉ ੫, ਸੁਖ ੨, ੧ : ੫ (264) 


ਹੋਇਆਂ ਦੀ) ਹੋਰ ਰੂਪ -- ਮੁਸਕਲੁ -- 
-- ਮਾਝ ੧, ਵਾਰ ੧੨ਸ, ੧, ੨ : ੧੦ (143) “ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ 
ਮੁਇਆਸੁ - ਮੋਇਆ ਹੋਇਆ __` ਦੇਇ।”” _ -- ਸਿਰੀ ੫, ੨੬, ੧ : ੧ (70) 


ਮਤੁ ਜਾਣਹੁ ਜਗੁ ਜੀਵਦਾ ਦੂਜੇ ਭਾਇ ਮੁਇਆਸੁ।” । ਮਸਕਾਈ -- (ਫਾ. ਮੁਸ਼ਕ) ਕਸਤੂਰੀ ਦੀ 


ਕੇ 


- ਸੋਰ ੪, ਵਾਰ ੩ਸ, ੩, ੧ : ੩ (643) “ਅੰਤਰਿ ਵਾਸੁ ਬਹੁਤੁ ਮੁਸਕਾਈ ਕ੍ਰਮਿ ਕੂਲਾ ਮਿਰਗੁ 


ਮਨਮੁਖੀਆ ਦੌਹਾਗਣੀ ਆਵਣ ਜਾਣਿ ਸਿੰਬਰਾਰੇ।” -- ਨਟ ੪, ਅਸ ੪, ੪ : ੧ (982) 


ਮੁਈਆਸੁ ।” (ਮਰਦੀਆਂ) ਮੁਸਕਾਕ -- (ਸੰ. ਗਕੰ = ਅੱਕ ਦੀ) ਅੱਕ ਦੀ ਗੰਧ 
`-' ਸਨ ੩. ੨੧ :੪ (1416) ਅਰਥਾਤ ਬਦਬੁ 
ਮੁਈ -- ਮਰੀ “ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ 
"ਭਲੀ ਸਰੀ ਜਿ ਉਬਾਰੀ ਹਉਮੈ ਮੁਈ ਘਰਾਹੁ।” | ਸਕੀ ਮਸਕਾਕ।” ਰ੍‌ 


<- ਸਿਰੀ ੧, ੧੧, ੧ : ੧ (18) - ਕਾਨ ੪, ੩ : ੨ (1295) 
“ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰ | ਮਸਕਾਰੈ -- ਹਸਦਾ/ਮੁਸਕਰਾਉਂਦਾ ਹੈ __ 


ਵਿਰੋਧੁ।” (ਮੁਕ ਗਈ) “ਕਾਟੈ ਪੇਡ ਡਾਲ ਪਰਿ ਠਾਢੌ ਖਾਇ ਖਾਇ 
`੍‌ ਸਿਰੀ ੧, ੧8, ੩ : ੧ (19) ਮੁਸਕਾਰੈ।” -- ਸਾਰ ੫, ੧੦, ੩ : ੧ (1205) 
ਮੁਈਆ -- ਮਰ ਗਏ ਰੂ ੰ 
ਮ . . | ਮੁਸਕਾਵਤ -- ਮੁਸਕਾਉਂਦਾ ਹੈ, ਹਸਦਾ/ਖੁਸ਼ ਹੁੰਦਾ 
“ਮਨਮੁਖਿ ਭਾਗ ਵਿਹੂਠਿਆ ਤਿਖ ਮੁਈਆ ਕੰਧੀ | ” 2 
ਪਾਸਿ।” 7” ਨੱਤ ੩, ੬, ਤੇ : ਤੇ (336) ਪਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੁੰਗਾ 


ਮੁਈਆਸਿ -- ਮਰ ਰਹੀਦਾ/ਜਾਈਦਾ ਹੈ ਮੁਸਕਾਵਤ। ” -- ਸਾਰ ੫, ੯, ੧ : ੨ (1205) 
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ | ਮੂਸਕਿ -- ਕਸਤੂਰੀ ਵਿਚ, ਖੁਸ਼ਬੂ ਵਿਚ 


ਮੁਈਆਸਿ ਜੀਉ।” “ਨਾਨਕ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ।” 


ਇਤ ਤੇ "2 
ਸੂਹੀ ੧, ਕੁਚ ੨ : ੭ (762) -- ਆਸਾ ੪, ਛੰਤ ੧੫, ੧ : ੪ (449) 











ਹੋਰ ਰੂਪ -- ਮੁਈਆਸੁ - ਰ 

ਨ ;, । ਮੁਸਕੀ -- ਖੁਸ਼ਬੂ ਫੈਲੀ ਹੈ 

ਮੁੰਢਹੁ ਭੁਲੀ ਨਾਨਕ ਫਿਰਿ ਫਿਰ “ਨਾਮੇ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ 
ਮੁਈਆਸੁ। ' (ਮਰਦੀ ਹੈ) ਮੁਸਕ ਗੰਧਾਰੇ।” 


-- ਸਿਰੀ ੪, ਵਾਰ ੧੫ਸ, ੫, ੨ : ੧ (89) 
ਮੁਈਏ -- ਮਰ ਜਾਣੀਏ, ਬੇਸਮਝੇ 
“ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ 


-- ਨਟ ੪, ਅਸ ੨, ੧: ੨ (981) 
ਉਨ ਤਿਜ ਬਲ ਬਸੀ ਛੂਟਿ ਗਈ 
ਮੁਸਕੀ ਮੁਸਕਾਨ।” (ਗੰਧ) 


ਮੁਸਕੁ 1955 ਮੁਸਾਫਰੁ 


-- ਕਾਨ ੪, ੪, ੩: ੨ (1295). ਬਜਾਵੈ ।” _ -- ਆਸਾ ਕਬ, ੬, ੨ : ੨ (477) 








ਮੁਸਕੁ -- ਸੁਗੰਧ, ਖੁਸ਼ਬੂ (ਅ. ਮੁਸ਼ਕ) ਮੁਸਲਮਾਣੂ -- (ਮੁਸਲਮਾਨ) ਇਸਲਾਮ ਨੂੰ ਮੰਨਣ 
“ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਵਾਲਾ ਰ੍ 
ਹੁਜਰਾ।” “ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ।” 
- ਮਾਰੂ ੫, ਸੋਲਾ ੧੨, ੫ : ਤੇ (1084) - ਮਾਝ ੧, ਵਾਰ ੭ਸ, ੧, ੧ : ੨ (140) 
ਮੁਸਟਿ -- (ਸੰ. ਸੂਦਿ) ਮੁਠ ਰ ਹੋਰ ਰੂਪ -- ਮੁਸਲਮਾਣੈ -- 
“ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ "ਹੋਰੁ ਫਕੜੁ ਹਿੰਦੂ ਮੁਸਲਮਾਣੈ।” 
ਤਿਆਗੁ ਦਇਓ। ” - ਰਾਮ ੩, ਵਾਰ ੧੧ਸ, ੧, ੨ : ੬ (952) 
-- ਗਉ ਕਬ, ੫੯, ੧ : ੧ (336) | ਮੁਸਲਮਾਨ -- ਇਸਲਾਮ ਨੂੰ ਮੰਨਣ ਵਾਲਾ 
ਹੋਰ ਰੂਪ -- ਮੁਸਟੀ -- “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ।” 
“ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ - ਆਸਾ ੧, ਵਾਰ ੬ਸ, ੧, ੨ : ੧ (466) 
ਲੀਨੀ ਹਾਥੁ ਪਸਾਰੁ।” ਹੋਰ ਰੂਪ -- ਮੁਸਲਮਾਨਾ -- 
-- ਗਉ ਕਬ, ੫੭, ੨ : ੧ (336) “ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ 
ਮੁਸਤਾਕ -- (ਅ. ਮੁਸ਼ਤਾਕ) ਇਛਾਵਾਨ, ਇਛਕ, ਕਰਹਿ ਬੀਚਾਰੂ ।” 
ਚਾਹਵਾਨ - ਆਸਾ ੧, ਵਾਰ ੬ਸ, ੧, ੧ : ੧ (465) 
“ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ।” ਮੁਸਲਮਾਨੀਆਂ = ਮੁਸਲਮਾਨ ਇਸਤ੍ਰੀਆਂ 
- ਆਸਾ ੫, ੧੦੫, ੩ : ੧ (397)-| "ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ 
ਹੋਰ ਰੂਪ -- ਮੁਸਤਾਕੁ -- ਕਰਹਿ ਖੁਦਾਇ ਵੇ ਲਾਲੋ।” 
“ਕਰਤੇ ਕੁਦਰਤੀ ਮੁਸਤਾਕੁ । ” -_-- ਤਿਲੰ ੧, ੫, ੧ : ੫ (722) 
- ਤਿਲੰ ੫, ੪, ੧ : ੧ (724) | ਮੁਸਲਮਾਨੂ -- ਇਸਲਾਮ ਦੇ ਮੰਨਣ ਵਾਲੇ 
ਮੁਸਨ -- ਠਗਣ “ਮੁਸਲਮਾਨੁ ਕਰੇ ਵਡਿਆਈ। ” 
-“ਸੰਗ ਹੀ ਚੋਰ ਘਰੁ ਮੁਸਨ ਲਾਗ। ” - ਰਾਮ ੩, ਵਾਰ ੧੧ਸ, ੧, ੨ : ੫ (951) 
- ਬਸੰ ਕਬ, ੨, ੧" : ੨ (1193) | ਮੁਸਲਾ -- (ਅ. ਮੁਸੱਲਾ) ਨਮਾਜ਼ ਪੜ੍ਹਨ ਲਈ ਹੇਠ 
ਮੁਸਨਹਾਰ -- ਲੂਟਣ ਵਾਲੇ ਵਛਾਈ ਜਾਣ ਵਾਲੀ “ਸਫ”, ਫੁਹੜੀ 
“ਮੁਸਨਹਾਰ ਪੰਚ ਬਟਵਾਰੇ।” “ਮਿਹਰ ਮਸੀਤਿ ਸਿਦਕੁ ਖ਼ੁਸਲਾ ਹਕੁ ਹਲਾਲੁ 
-- ਗਉ ੫, ੮੯, ੨ : ੩ (162) ਕੁਰਾਣੁ। ` ਰ੍ 
ਮੁੰਸਫ -- (ਅ. ਮੁਨਸਿਫ) ਇਨਸਾਫ ਕਰਨ ਵਾਲਾ, - ਮਾਝ ੧, ਵਾਰ ੭ਸ, ੧, ੧ : ੧ (140) 
_ਜਮੀਨ ਮਿੰਨ ਕੇ ਮਾਲੀਆ ਲਾਣ ਵਾਲਾ ਰਿ ਰਿ 
ਅਫਸਰ ਮੰਨਣ ਵਾਲਾ ਰ 
“ਨਉ ਡਾਡੀ ਦਸ ਮੁੰਸਫ ਧਾਵਹਿ ਰਈ ਅਤਿ . ਵਿ ਦੀਨ ਜਰਨਲ 
ਬਸਨ ਨ ਦੇਹੀ।” ਭਰਮੁ ਚੁਕਾਵੈ ।” 
- ਸੂਹੀ ਕਬ, ੫, ੨ : ੧ (793) - ਮਾਝ ੧, ਵਾਰ ੮ਸ, ੧, ੧: ੩ (141) 
ਮੁਸਫੀ -- ਇਨਸਾਫ/ਨਿਆਂ ਦੀ ਕ੍ਰਿਆ ਮੁਸਾਫਰੁ -- (ਅ. ਮੁਸਾਫੁਰ)--ਪਾਧੀ, ਰਾਹੀ, ਸਫਰ 
“ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ । ” ਕਰਨ ਵਾਲਾ 
-- ਆਸਾ ੧, ਵਾਰ ੧੭ਸ, ੧, ੧: ੩ (472) | “ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ 
ਮੁਸਰੀ -- ਚੂਹੀ ਕਬੂਲੁਦਰਾ।” ' 


“ਘਰ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ - ਮਾਰੂ ੫, ਸੋਲਾ ੧੨, ੧ : ੩ (1083) 


1956 





ਮੁਸਾਂਵੈ -- ਲੂਟਾ ਦੇਵੇ ` ਰ 
“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ 
_ ਮਾਲੁ ਮੁਸਾਂਵੈ।” 
-- ਮਾਝ ੧, ਵਾਰ ੮ਸ, ੧, ੧ : ੨ (141) 
ਮੁਸਿ - ।. ਤੜਪ ਕੇ, ਡੁਸਕ ਡੁਸਕ ਕੇ 
“ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ 
ਮੁਸਿ ਮੁਸਿ ਰੋਏ। _ 35 
-- ਆਸਾ ੫, ੪੨, ੧: ੨ (381) 
“ਪੂਸਿ ਮੁਸਿ ਰੋਵੈ ਕਬੀਰ ਕੀ ਮਾਈ।” 
- ਗੂਜ ਕਬ, ੨, ੧ : ੧ (524) 
2. ਲੁੱਟ ਕੇ, ਖੋਹ ਕੇ 
“ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ 
ਪਛਾਨੈ ।” 
-- ਆਸਾ ਕਬ, ੧੭, ੩ : ੨ (480) 
“ਕਬੀਰੁ ਮਾਇਆ ਚੋਰਟੀ ਮੁਸਿ ਮੁਸਿ ਲਾਵੈ 
ਹਾਟਿ।” (ਠੱਗ ਠੱਗ ਕੇ) 
-- ਸਲੋ ਕਬ, ੨੦ : ੧ (1365) 
ਹੋਰ ਰੂਪ -- ਮੁਸੀ -- 
“ਮਨਮੁਖਿ ਹਉਮੈ ਕਰੇ ਮੂਸੀਂ ਗੁਰਮੁਖਿ ਮੱਲੋ 
ਪਾਇ। ” (ਲੁੱਟੀ ਗਈ) 
-- ਸਿਰੀ ੧, ਅਸ ੧੫, ੪ : ੩ (63) 
3. ਜਿਬਹ-ਕਰਕੇ, ਮਾਰ ਕੇ 
“ਮੁਸਿ ਮੁਸਿ ਮਨੂਆ ਸਹਜਿ ਸਮਾਨਾ। ” 
-- ਭੈਰ ਕਬ, ੪, ੪ : ੨ (1।58) 
ਮੁਸੀਅਤ -- ਲੂਟੇ ਜਾ ਰਹੇ ਹੋ 
“ਦੁਨੀਆਂ ਹੁਸੀਆਰ ਬੇਦਾਰ ਜਾਗਤ ਮੁਸੀਅਤ 
_ਹਉਰੇ ਭਾਈ। ” ਸਾ 
- ਰਾਮ ਕਬ, ੧੨, ੧“ : 
_ਮੁਸੈ - ਲੁੱਟ ਲੈਂਦਾ ਹੈ 
“ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰ 
ਜਾਈ।” _-- ਗਉ ਕਬ, ੭੩, ੧" : ੨ (339) 
ਜਮ ਕਾਲੂ।” (ਭਾਵ ਧੋਖਾ ਖਾ ਜਾਣਾ) 
-- ਆਸਾ ੧, ਵਾਰ ੫ਸ, ੧, ੧ : ੪ (465) 
“ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।” 
(ਠਗਿਆ ਜਾਵੈ) 


੧ (972) 


- ਸੂਹੀ ੧, ਛੰਤ ੫, ੬.: ੨ (767) 





ਮੁਹ - ਮੂੰਹ 
“ਅਸੰਖ ਸੂਰ ਮੂਹ ਭਖ ਸਾਰ।” 
- ਜਪੁ ੧, ੧੭ : ੭ (4) 
“ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ 
ਨਾਹੀ।” (ਮੁਖ) 


- ਆਸਾ ੧, ੧੨, ੧ : ੩ (417) 


| ਮੁਹਹਿ -- ਲੁੱਟਦੇ ਹਨ 


“ਪੰਚ ਦੂਤ ਮੁਹਹਿ ਸੰਸਾਰਾ। ” 
- ਮਾਝ ੩, ਅਸ ੭,੨:੧(113) 
ਮੁਹਹੁ - ਮੂੰਹ ਤੋਂ, ਮੁਖ ਤੋਂ ___ 
“ਇਕਿ ਵਲੁ ਛਲੂ ਕਰਿ ਕੈ ਖਾਵਦੇ ਮੁਹਹੁ ਕੂੜੁ 
ਕੁਸਤੁ ਤਿਨੀ ਢਾਹਿਆ।” 
-- ਸਿਰੀ ੪, ਵਾਰ ੮ : ੨ (85) 
ਮੁਹਕਮ -- (ਅ. ਮੁਹਕਮ) ਪਕੀ, ਮਜ਼ਬੂਤ 
“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ 
ਹਠਲੀ ਰੇ।” 
- ਆਸਾ ੫, ੧੩੨, ੨ : ੧ (404) 
ਮੁਹਛੰਦਗੀ -- ਮੁਥਾਜੀ 
“ਜਿਸ ਨੇ ਤੂ ਪ੍ਰਥ ਵਲਿ ਤਿਸੁ ਕਿਆ ਮੁਹਛੰਦਗੀ।” 


- ਰਾਮ ੫. ਵਾਰ ੮ : 2 (961) 





ਮੁਹਛੰਦਾ -- ਮਥਾਜੀ 


“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ।” 
` - ਮਾਰੂ ੫, ਵਾਰ ੭ : ੧ (1096) 
ਮੁਹਡੜਾ - ਮੋਢਾ ਰੇ 
''ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨੰ ਮੁਹਡੜਾ। ” 
- ਮਾਰੂ ੫, ਵਾਰ ੭ਸ, ੫, ੧ : ੧ (1096) 
ਮੁਹਤ -- ਸਮੇਂ ਦਾ ਇਕ ਮਾਪ, ਦੋ ਘੜੀਆਂ ਦਾ 
ਸਮਾਂ, ਲਹਜਾ 
“ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ।” 
-- ਸਿਰੀ ੫, ੭੪, ੧: ੧ (43) 
ਮੁਹਤਕ -- ਅੱਧੀ ਘੜੀ 
“ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ 
ਮੁਹਤਕ ਬੇਲਾ ਆਈ। ” 
- ਸਾਰ ੫, ਛੰਤ ੧, ੨ : ੪ (1236) 
ਮੁਹਤਾਈਐ -- ਮੁਥਾਜੀ 
“ਗੁਣੇ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ 
ਮੁਹਤਾਈਐ। ” 





- ਸਾਰ ੫, ੪੯, ੨ : ੨ (1214) 
ਮੁਹਤਾਜ -- ।. (ਅ. ਮੁਹਤਾਜ) ਲੋੜਵੰਦ, ਥੁੜ 
ਵਾਲਾ 
“ਅੰਤਰ ਆਤਮੈ ਬ੍ਰਹਮੁ ਨ ਚੀਨਿਆ ਮਾਇਆ ਕਾ 
ਮੁਹਤਾਜ ਭਇਆ। ” 
-- ਆਸਾਂ ਡੇ, ਪਟੀ 2 : ੨ (435) 


ਤਰਲੇ ਕਢਣ ਵਾਲਾ _ 
“ਹਰਿ ਬਿਸਰਤ ਸਭ ਕਾ ਮੁਹਤਾਜ। ” 
-- ਬਿਲਾ ੫, ੩, ੩ : ੪ (802) 
_ਮੁਹਤਾਜਾ - ਮੁਥਾਜੀ ਭਾਵ ਆਸਰਾ 


“ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ 
_ਮੁਰਤਾਜਾ। - ਸੋਰ ੫, ੧, ੧" : ੨ (608) , 
ਹੋਰ ਰੂਪ -- ਮੁਹਤਾਜਿ -- 


_“ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ | 


ਫਿਰਿ ਪਛੁਤਾਈ।” (ਮੁਥਾਜੀ/ਲੋੜਾਂ ਵਿਚ) 
-- ਰਾਮ ੧, ਓਅੰ ੬ : ੩ (930) 
ਮੁਹਤਾਜੀ -- 

“ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ 
ਅੰਗੁ ਕਰਿ ਬੈਠਾ ਪਾਸਿ।” (ਖੁਸ਼ਾਮਦ, 
ਨਿਰਭਰਤਾ) 

-- ਗਉ ੪. ਵਾਂਰ ੧੦ਸ, ੪, ੨ : ੨ (305) 

“ਹਉ ਜੀਉ ਤੇਰਾ ਦਿੱਤਾ ਸਭੁ ਕੋ ਖਾਵੈ ਸਭੁ 
ਮੁਹਤਾਜੀ ਕਢੈ ਤੇਰੀ।” (ਖੁਸ਼ਾਮਦ) 

- ਬਿਹਾ ੪, ਵਾਰ ੧੬ : ੨ (555) 


ਕਾ ਮੁਹਤਾਜ ਭਇਆ।” (ਲੋੜਵੰਦ, 
ਖੁਸ਼ਾਮਦੀ) 
- ਭੈਰ ੧, ਅਸ ੧, ੮ : ੨ (1153) 
ਮੁਹਤਿ_-- ਦੋ ਘੜੀਆਂ ਦੇ ਸਮੇਂ ਅੰਦਰ, ਵੇਖੋ 
ਰ੍ ਆਂ 
“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ 


ਪਹੂਚੂ । ---ਸਿਰੀ ੧, ਅਸ ੧੭, ੪ : ੨ (64) 
ਹੋਰ ਰੂਪ -- - ਮੁਹੜੁ -- 
ਜਤ ਨ ਰਹ ਬਿਲ ਕਰੀ ਮਾਈੀਐ? 


(ਦੋ ਘੜੀਆਂ ਦਾ ਸਮਾਂ, ਮਹੂਰਤ) 


1957 





-- ਮਾਝ ੧, ਵਾਰ ੨੦ ” 2 (147) 
ਮੁਹਨ੍ਹਿ - ਲੁਟਦੇ ਹਨ 

“ਪੰਚ ਚੋਰ ਤਿਨਾ ਘਰੁ ਮੁਹਨਿਿ ਹਉਮੈ ਅੰਦਰਿ 

ਸੰਨ੍ਹ” 

-- ਬਿਲਾ ੪, ਵਾਰ ੧੨ਸ, ੩, ੧ : ੨ (854) 
ਮੁਹਬਤਿ -- (ਅ. ਮੁਹਥਤ) ਪਿਆਰ, ਪ੍ਰੇਮ, ਸਨੇਹ 
“ਭੋਈ ਭਰਮੁ ਵਵਾਇ ਪਿਰੀ ਮੁਹਬਤਿ ਹਿਕੁ ਤੂ । ” 

-- ਗਉਂ ੫, ਵਾਰ ੧੯ਸ, ੫, ੧ : ੧ (322) 
ਹੋਰ ਰੂਪ -- ਮੁਹਬਤੇ -- 

ਮੋਚ।” (ਪ੍ਰੇਮ ਨਾਲ) 

- ਤਿਲ ੫, ੫, ੧” : ੨ (724) 
(ਅ. ਮੁਹਲਤ) ਅਵਧਿ, ਸਮਾਂ, ਸਮੇਂ 
ਦੀ ਹਦ, ਮਿਆਧ 
“ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਥਾਰੂ । ” 

-- ਸਿਰੀ ੫, ੯੨, ੧ : ੨ (50) 
ਮੁਹਲੀ -- ਛੋਟਾ ਮੂਸਲ, ਓਖਲੀ ਵਿਚ ਧਾਨ ਕੁਟਨ 
ਵਾਲਾ ਮੋਟਾ ਡੰਡਾ 
“ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ। ” 
-= ਰਾਂਮਪ, ਵਾਰ ੨੦ਸ, ੫. 2 ? ੧ (965) 
ਮੁਹਾਇ -- ਠਗੇ ਗਏ 
“ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ। ” 
-- ਸਿਰੀ ੩, ੫੪, ੩ : ੧ (34) 
ਮੁਹਾਇਓਨੁ -- ਲੁਟਿਆ ਗਿਆ ਰ 

“ਕਿੜੀ ਪਵੰਦੀ ਮੁਹਾਇਓਨੁ ਭਾਈ ਕਿਆ ਮੁਹੁ 

ਦੇਸੀ ਜਾਇ।” 


-- ਸੋਰ ੩, ਅਸ ੩, ”- ਦੇ (639) 


ਮੁਹਲਤਿ -- 


| ਮੁਹਾਈਐ -- ਲੁਟੀਦਾ ਹੈ 


“ਦਿਹੁ ਦੀਵੀ ਅੰਧ ਘੋਰੂ ਘਬੁ ਮੁਹਾਈਐ। ” 
- ਸੂਹੀ ੧, ਅਸ.੪, ੫ : ੧ (752) 

ਮੁਹਾਏ -- ਲੁਟਵਾਉਂਦਾ/ਠਗਾਉਂਦਾ ਹੈ 
“ਮੁਠਾ ਆਪਿ ਮੁਹਾਏ ਸਾਥੈ।”” 

- ਮਾਝ ੧, ਵਾਰ ਪਸ, ੧, ੧ : ੩ (140) 
ਮੁਹਾਹੁ -- ਮੂੰਹਾਂ ਦੁਆਰਾ 
“ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ 
ਆਪਿ ਮੁਹਾਹੁ। -- ਸੋਰ ੪, ੧, ੨ : ੧ (604) 
ਮੁਹਾਣੈ -- ਆਗੂ ਦਾ, ਮੁਖੀਏ ਦਾ 


ਮੁਹਾਰ 


ਅ. 


1958 ਮੁਹੇ 





"ਹੋਇ ਮੁਸਲਿਮੁ ਦੀਨ ਖੁਰਾਣੈ ਮਰਣ ਜੀਵਣ ਕਾ | 
ਭਰ ਮੁਚੁਕਾਵੈ ।” 
- ਮਾਝ ੧, ਵਾਰ ਦਸ, ੧,੧: ੩ (141) 
ਮੁਹਾਰ -- ਘੋੜੇ ਦੇ ਮੂੰਹ ਮਸਤਕ ਤੇ ਪਾਇਆ 
ਗਿਆ ਸਾਜ਼ 
“ਦੇਇ ਮੁਹਾਰ ਲਗਾਮੁ ਪਹਿ ਰਾਵਉ।” _ 
- ਗਉ ਕਬ, ੩੧. ੧ : ੧ (329) 
ਮੋਹਾਰਾ -- ਮੋਹ ਵਿਚ 
'“ਉਰਝਿ ਪਰਿਓ ਮਨ ਮੀਠ ਮੋਹਾਰਾ।” 
_ - ਪ੍ਰਭਾ ੫, ਅਸ ੧, ੧ : ੩ (1347) 
ਮੁਹਾਵਹਿ -- ਲੁਟਦੇ ਹਨ 
“ਲੋਕ ਮੁਹਾਵਹਿ ਚਾੜੀ ਖਾਹਿ।” 
- ਰਾਮ ੧, ਵਾਰ ੧੧ਸ, ੧, ੧ : ੧੨ (951) 
ਮੁਹਿ = ।. ਮੁੰਹ ਤੇ 
“ਮੰਨੇ ਮੁਹਿ ਚੋਟਾ ਨਾ ਖਾਇ।” 
- ਜਪੁ ੧, ੧੩ : ੩ (3) 
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ 


ਮੁਹਿ ਡਿਠੈ ਸਭ ਪਾਪੀ ਤਰਿਆ।” (ਮੂੰਹ ਨੂੰ) 


-- ਸਿਰੀ ੪, ਵਾਰ ੧੧ : ੨ (87). 


ਮੁਹਿ ਅੰਬੁ ਪਇਆ। ” (ਮੂੰਹ ਅੰਦਰ/ਵਿਚ) 
- ਗਉ ੪, ਵਾਰ ੧੩ਸ, ੪, ੨ : ੬ (307) 
“ਮੁਹਿ ਚਲੈ ਸੁ ਅਗੈ ਮਾਰੀਐ।” (ਮੂੰਹ ਵਲ ਹੋ 
ਕੇ, ਭਾਵ ਅਮੋੜ ਜਾਂ ਮਨਮੁਖ) 
- ਆਸਾਂ ੧, ਵਾਰ ੧੨ : ੫ (470) 
ਹਾ ਲੁਟ ਕੇ 
“ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ 
ਦੇਇ।” 
- ਆਸਾ ੧, ਵਾਰ ੧੭ਸ, ੧, ੧ : ੧ (472) 
3. ਸੈਨ 
“ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰ 
ਸਰੀਤਾ। ” 
`..- ਬਿਲਾ ੫, ੩੭, ੪ : ੨ (810) 


“ਕਬੀਰ .ਮੁਹਿ ਮਰਨੇ ਕਾ ਚਾਉ ਹੈ ਮਰਉ ਤ . 


ਹਰਿ ਕੈ ਦੁਆਰ।” 
- ਸਲੋ ਕਬ, ੬੧ : ੧ (1367) 
ਹੋਰ ਰੂਪ - ਮੁਹਿ - 














“ਏਕੁ ਜੁ ਸਾਧੂ ਮੋਹਿ ਮਿਲਿਓ ਤਿਨਿ ਲੀਆ 
ਅੰਚਿਲ ਲਾਇ।” (ਮੈਨੂੰ) 


-- ਸਲੋ ਕਬ, ੭੮ : ੨ (1368) 


- ਰਾਮ ਕਬ, ੫, ੩ : ੧ (970) 
ਹੋਰ ਰੂਪ - ਮੋਹਿ - 
'ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ। ” 

- ਆਸਾ ਰਵਿ, ੬, ੩ : ੨ (467) 

ਮੁਹੀ - ।. ਮੂੰਹ ਵਿਚ, ਵੇਖੋ ਮੁਹ”, ਮੁਹਿ” 
“ਤੀਜੈ ਮੂਹੀ ਗਿਰਾਹ ਭੁਖ ਤਿਖਾ ਦੁਇ ਭਉ 
ਕੀਆ।” 
- ਮਾਝ ੧, ਵਾਰ ੧੭ਸ, ੧, ੧ : ੫ (146) 
2. ਮੂੰਹ ਵਾਲੀ 
"ਕਲਿ ਹੋਈ ਕੁਤੇ ਮੂਹੀ ਖਾਜੁ ਹੋਆ ਮੁਰਦਾਰੂ।” 
- ਸਾਰ ੪, ਵਾਰ ੧੪ਸ, ੧, ੧ : ੧ (1242) 
ਮੁਹੁ - ਮੁੰਹ, ਮੁਖ 
“ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ।” 
- ਸਿਰੀ ੧, ੨੯, ੪ : ੨ (24) 
ਹੋਰ ਰੂਪ -- ਮੁਹੇ -- 
ਖਾਇ। (ਮੂੰਹੋਂ) 

- ਸਿਰੀ ੧, ੧੩, 2 : ੨ (61) 

ਮਰਿ 1. ਮੂੰਹ, ਮੂੰਹੋਂ, ਵੇਖੋ 'ਮੁਹੁ” 

ਹੋਰ ਰੂਪ -- ਦੀ -- 
“ਦਫਤਹਿ ਲੇਖਾ ਨੀਕਸੈ ਮਾਰ ਮੁਹੈ ਮੁਹਿ 
ਖਾਇ।” (ਮੂੰਹੋ) 

-- ਸਲੋ ਕਬ, ੨੦੦ : ੨ (1375) 
ਮੂਹੋਂ - 
“ਮੁਰੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ 

ਪਿਆਰੁ।” (ਮੂੰਹ ਤੋਂ) 
-- ਜਪੁ ੧, ੪ : ੪ (2) 
2. ਮੁਠੇ/ਠਗੇ/ਲੱਟੇ, ਗਟੇ, ਵੇਖੋ 'ਮੁਹਿ` (2) 
“ਜੋਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ 
ਮੂੜ ਮੁਰੇ।” 
- ਪੁਭਾ ੪, ੪, ੩ : ੧ (1336) 











ਮੁਕਟ 1959 ਮੁਕਤੀ 
ਹੋਰ ਰੁਪ -- ਮੁਹੈ - “ਮੁਕਤ ਲਾਲ ਅਨਿਕ ਭੋਗ ਬਿਨੁ ਨਾਮੁ ਨਾਨਕ 
“ਜੇ ਮੋਹਾ ਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਹਾਤ।” -- ਕਾਨ ੫, ੪੨, ੨ : ੧ (1306) 


ਦੇਇ। (ਲੂਟੇ) 
-- ਆਸਾ ੧, ਵਾਰ ੧੭ਸ, ੧, ੧ : ੧ (472) 
ਮੁਕਟ -- (ਸੰ. ਸੂਗੂਟਸ) ਤਾਜ, ਸਿਰ ਦਾ ਭੂਸ਼ਨ 
-- ਮਾਰੂ ੫, ੧੧, ੧੦ : ੨ (1062) 
ਮੁਕਟੁ -- 1. (ਸੰ. ਸਰ੍ਕਰਟਸ) ਜੂੜਾ 
“ਜਟਾ ਮੁਕਟੁ ਤਨਿ ਭਸਮ ਲਗਾਈ।” 
-- ਭੈਰ ੧, ੮,੪: ੧(1127) 
2. ਤਾਜ, ਸਿਰ ਦਾ ਭੂਸ਼ਨ, ਵੇਖੋ 'ਮੁਕਟੁ” 
ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ।” 
-- ਸਵ ੪, ਗਯੰ ੮ : ੧ (1402) 
ਮੁਕਤ -- 1. ਆਜ਼ਾਦ, ਨਿਰਬੰਧ, ਛੁਟਿਆ ਹੋਇਆ, 
ਬੰਧਨ ਰਹਿਤ 
“ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਖ਼ੁਕਝ 
ਭਏ ।” -- ਗਉ ੫, ੧੫੯”, ੨ : ੨ (214) 
“ਜੀਵਤ ਮੁਕਤ ਗੁਰਮਤੀ ਲਾਗੇ।” (ਜਨਮ ਮਰਨ 
ਤੋਂ ਛੁਟਕਾਰਾ ਪਾ ਚੁਕੇ) 
-- ਮਲਾ ੩, ੧੨, ੧ : ੧ (1262) 
ਹੋਰ ਰੂਪ -- ਮੁਕਤਾ -- 
“ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ 
ਵਿਰਲਾ।” (ਆਜ਼ਾਦ) 


-- ਸਿਰੀ ੫, ੯੬, ੩ : ੨ (5।) 


“ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ। " 
(ਮੁਕਤ) 
`_` -- ਮਾਝ ੫, ਅਸ ੩੬, ੧: ੧(131) 
“ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ 
ਸੰਗਾਹਿ।” (ਮੁਕਤੀ) 
-- ਆਸਾ ੫, ੧੪੬, ੨ : ੧ (407) 
“ਨਾਨਕ ਕੇ ਪ੍ਰਭ ਸਦ ਹੀ ਮੁਕਤਾ। ” (ਨਿਰਲੇਪ, 
ਅਲਿਪਤ) -- ਬਿਲਾ ੫, ੬, ੪ : ੨ (603) 
ਮਿਲੇ ਸੁਆਮੀ।” (ਖੁਲ੍ਹਾ) 
-- ਰਾਮ ੫, ੨, ੪ : ੧ (883) 


2. ਮੋਤੀ 








ਮੁਕਤਾਹਲ -- ਮੋਤੀਆਂ ਦੀ ਲੜੀ 
“ਕਾਹੂ ਲਹਿ ਮੋਤੀ ਮੁਕਤਾਹਲ ਕਾਹੂ ਬਿਆਧਿ 
ਲਗਾਈ। ” -- ਆਸਾ ਕਬ, ੧੬, ੨ : ੨ (479) 
ਮੁਕਤਿ -- ।. ਮੁਕਤੀ 
“ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ। ” 
ਰ੍ -- ਸਿਰੀ ੧, ੧੨, ੧" : ੨ (18) 
“ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ 
ਮਹਿ ਪਾਇ।” -- ਸਿਰੀ ੩, ੩੫, ੨ : ੧ (26) 
2. ਮੁਕਤੀ ਪ੍ਰਾਪਤ ਕਰਨ -ਵਾਲੇ __ 
“ਬਨ ਕਾ ਮਿਰਗੁ ਮੁਕਤਿ ਸਭੁ ਹੋਗੁ । ” 
-- ਗਉ ਕਬ, ੪, ੧ : ੨ (324) 
ਮੁਕਤਿਦਾਤਾ -- ਮੁਕਤੀ ਦੇਣ ਵਾਲਾ, ਬੰਦ ਖਲਾਸੀ 
ਕਰਵਾਉਣ ਵਾਲਾ 
“ਗੁਰੂ ਭੇਟਿਆ ਹੈ ਮੁਕਤਿਢਾਤਾ। ” 
-- ਸ਼ਿਲਾ ੪, 2, ੧ : ੩ (801) 
ਮੁਕਤਿ ਦੁਆਰਾ - ਮੁਕਤੀ ਦਾ ਦਰਵਾਜ਼ਾ, ਮੁਕਤੀ 
ਪ੍ਰਾਪਤ ਕਰਨ ਲਈ ਜਿਸ 
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ 
ਭਾਇ।” 
- ਗੂਜ ੩, ਵਾਰ ੪ਸ, ਕਬ, ੧ : ੧ (509) 
ਹੋਰ ਰੁਪ -- ਮੁਕਤਿ ਦੁਆਰੁ -- 
“ਗੁਰਿ ਦਿਖਲਾਇਆ ਮੁਕਤਿ ਦੁਆਰੁ ।” 
(ਮੁਕਤੀ ਦਾ ਦਰਵਾਜ਼ਾ) 
-- ਪ੍ਰਭਾ ੫, ਅਸ ੩. ੨ : ੨ (1348) 
ਮੁਕਤਿ ਪੰਥ -- ਮੁਕਤੀ ਦਾ ਰਾਹ 
“ਮੁਕਤਿ ਪੰਥ ਜਾਨਿਓ ਤੈ ਨਾਹਿਨ ਧਨ ਜੋਰਨ ਕਉ 
ਧਾਇਆ।” _-- ਸੋਰ ੯, ੩, ੧ : ੧ (632) 
ਮੁਕਤਿ ਮਾਲ - ਮੋਤੀਆਂ ਦੀ ਮਾਲਾ 
“ਮੁਕਤਿ ਮਾਲ ਕਨਿਕ ਲਾਲ ਹੀਰਾ ਮਨਰੰਜਨ ਕੀ 
ਮਾਇਆ।”” __-- ਜੈਤ ੫, ੧, ੨ : ੧ (700) 
ਮੁਕਤੀ -- ਬੰਧ ਖਲਾਸੀ 
“ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ 
ਪਾਵਣਿਆ।” ਰ੍ 


-- ਮਾਝ ੩, ਅਸ ੧੩, ੩ : ੩ (117) 


ਮੁਕਤੀ ਸਰੁ 


ਮੁਕਤੀ ਸਰੁ -- ਮੁਕਤੀ ਦਾ ਮਾਲਕ, ਮੁਕਤੀ ਦਾਤਾ 





"ਆਪੇ ਮੁਕਤਿ ਦਾਨੁ ਮੁਕਤੀ ਸਰੁ ਮਮਤਾ ਮੋਹੁ 


ਚੁਕਾਇਦਾ। ” 
_ - ਮਾਰੂ ੧, ਸੋਲਾ ੧੪, ੧੪ : ੩ (1035) 
ਮੁਕਤੁ -- 1. ਬੰਧ ਖਲਾਸ, ਅਜ਼ਾਦ, ਨਿਰਬੰਧਨ 
“ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ 
40 
- ਆਸਾ ੪, ਸੋਪੁ ੧, ੩ : ਵੰ (11) 
ਹੋਰ ਰੂਪ -- ਮੁਕਤੇ -- 
“ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ 
ਸਮਾਲਿ।” (ਬੰਧ ਖਲਾਸ) ਰਾ 
-- ਸਿਰੀ ੫, ੭੩. ੨ : ੩ (43) 
“ਮੁਕਤੇ ਸੇਂਵੇ ਮੁਕਤਾ ਹੋਵੈ।” (ਮੁਕਤ ਨੂੰ) 
` ਸਾਝ ੩, ਅਸ ੧੨, ੬ : ੧(116) 
2. ਬੰਧ ਖਲਾਸ ਕਰਨ ਵਾਲਾ, ਮੁਕਤੀ ਦੇਣ ਵਾਲਾ 
“ਬੰਧਨ ਮੁਕਤੁ ਸੰਤਹੁ ਮੇਰੀ ਰਾਥੈ ਮਮਤਾ।” 


ਦੇਦੇ ਸਿਚ 46 ਵਰ ($90 


<<. ਪਲੀ ਪੇ ੮, ੧”: ੨ (1340) 
ਮੁਕਤੇ -- ।. ਮੁਕਤ, ਬੰਧ ਖਲਾਸ, ਵੇਖੋ 'ਮੁਕਤੁ' 
ਹੋਰ ਰੂਪ -- _ਮੁਕਤੈ -- 


“ਮੁਕਝੈ ਗੁਰਿ ਅਨਲੁ ਬੁਝਾਇਆ।” (ਮਕਤ 
ਗੁਰੂ ਨੇ) -- ਰਾਮ ਕਬ, ੧੦, ੧ : ੨ (971) 
ਮੁਕਤੋ -- 
“ਗੁਰਮੁਖਿ ਮੁਕਝੋਂ ਬਹ ਨ ਪਾਇਆ।”(ਮੁਕਤ 
ਹੈ) - ਗਉ ੧, ੬, ੨ : ੩ (152) 
2. ਖੁਲੀ, ਮੋਕਲੀ ਰ੍ 
“ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ 
ਦੂਰਿ ਰਹਿਆ।” 
-- ਆਸਾ ੫, ੯੧, ੧" 
3. ਖੁਲ੍ਹਦੇ ਹਨ 
"ਬਜਰਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ 
ਲਾਈ।”” _-- ਸੋਰ ੧, ੬, ੩ : ੨ (597) 
4. ਮੁਕਤੀ ਦਾ ਰ੍ 


- ਮਾਰੂ ੧, ਅਸ ੧, ੮ : ੨ (009) 


2 ਦੇ (393) 


1960 














ਮੁਕੰਦ =- ਮੁਕਤੀ ਦਾਤਾ 
“ਨਾਮੇ ਕੇ ਸ੍ਹਾਮੀ ਮੀਰ ਮੁਕੰਢ।” 
- ਤਿਲੰ ਨਾਮ, ੩, ੪ : ੨ (727) 


- ਗਉ ੧, ਅਸ ੧੪, ੫ : ੧ (227) 
2. ਅਹਿਲਕਾਰ, ਮਾਮਲਾ ਉਗਰਾਹੁਣ ਵਾਲਾ 
ਮੁਲਾਜ਼ਮ 
“ਰਾਜੇ ਸੀਹ ਮੁਕਦਮ ਕੁਤੇ।” 
` ਮਲਾ ੧, ਵਾਰ 22ਸ, ੧, 2 : ੫ (1288) 
ਮੁਕੰਦਾ -- ਮੁਕਤੀ ਦਾਤਾ, ਪ੍ਰਭੂ 
. ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ 
ਕਹਸਿ ਮੁਕੰਦਾ।” 
-- ਆਸਾ ਕਬ, ੨੬, ੧" 
ਮੁਕਦੀ -- ਖਤਮ ਹੁਦੀ 
“ਲਗਾ ਕਿਤੁ ਕੁਛਕੜੇ ਸਭ ਮੁਕਦੀ ਚਲੀ ਰੈਣਿ।” 
- ਸਿਰੀ ੫, ੭੩, ੧" : ੨ (43) 
ਮੁਕੰਦੁ -- ਮੁਕਤੀ ਦਾਤਾ ਭਾਵ ਪ੍ਰਭੂ ਰ੍ 
“ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ 
ਫਾਸੀ।” _-- ਗਉ ਕਬ, ੫੮, ੨ : ੨ (336) 
ਦੁਖ ਫਾਧੋ।” (ਮੁਕਤੀ ਦਾਤਾ) ਰ 
- ਗਉਂ ੫, ਛੰਤ ੩, ੧ : : ੨ (248) 
ਮੁਕਰ -- (ਸੰ. ਸੂਕ੍‌ਕ) ਸ਼ੀਸ਼ਾ 
“ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ 
ਜੈਸੇ ਛਾਈ।” -- ਧਨਾ ੯, ੧੧: ੧ (684) 
ਮੁਕਰਨ -- ਇਨਕਾਰ ਕਰਨ, ਮੁਕਰਨ ਦੀ 
“ਜੋ ਜੋ ਕੀਨੋ ਸੋ ਤੁਮ੍‌ ਜਾਨਿਓ ਪੇਖਿਓ ਠਉਰ ਨਾਹੀ 
ਕਛੁ ਢੀਠ ਮੁਕਰਨ।” _ 
- ਬਿਲਾ ੫, ੧੧੮, ੧ : ੧ (826) 


: ਦੇ (462) 


| ਮੁਕਰਾਈ -- ਹੁਜਤ, ਤਰਕ, ਉਜ਼ਰ 


“ਜਿਉਂ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ 
ਮੁਕਰਾਈ ਹੇ। ” 
` -- ਮਾਰੂ ੧, ਸੋਲਾ ੧, ੧ : ੩ (020) 
ਮੁਕਰਾਈਐ -- ਮੁਕਰ ਜਾਣਾ 
"ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ 


ਮੁਕਰਾਨੀ 196। ਰ੍ ਮਖ 


ਸਭ ਵੇਖੈ ਮਨਿ ਮੁਕਰਾਈਐ ਰਾਮ। ” ਮੁਕਾਮਿ। ` (ਟਿਕਾਣੇ ਤੇ) 
- ਬਿਹਾ ੪, ਛੰਤ ੬, ੧ : ੨ (541) - ਸਿਰੀ ੧, ਅਸ ੧੭, ੨ : ੧ (64) 
ਮੁਕਰਾਨੀ -- ਮੁਕਰਦੇ ਹਨ, ਇਨਕਾਰ ਕਰਦੇ ਹਨ ਮੁਕਾਮੁ -- 
“ਲੂਕਿ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਧ “ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ 
ਮੁਕਰਾਨੀ। ” ਧੋਖ।”” (ਟਿਕਾਣਾ) 
- ਆਸਾਂ ੫, ੧੨੮, ੧ : ੧ (403) -- ਸਿਰੀ ੧, ਅਸ ੧੭, ੧ : ੧ (64) 
ਮੁਕਰਿ -- ਇਨਕਾਰੀ ਹੋਣਾ ਮੁਕਾਮੇ - 
“ਤੁ ਦੇਖਹਿਂ ਹਉ ਮੁਕਰਿ ਪਾਉ।” “ਦੁਨੀਆ ਕੈਸਿ ਮੁਕਾਮੇ।” (ਟਿਕਣ ਦੀ ਥਾਂ) 
ਰਹ _-- ਸਿਰੀ ੧, ੩੧, ੨ : ੩ (25). - ਸਿਰੀ ੧, ਅਸ ੧੭, ੧" : ੧ (64) 
ਹੋਰ ਰੂਪ -- ਮੁਕਰੁ - ਮੁਕਾਮੈ -- 

“ਕੇਤੇ ਲੈ ਲੈ ਮੁਕਰੁ ਪਾਹਿ।” ( ਇਨਕਾਰੀ “ਪੰਜਵੈ ਪੰਜੇ ਇਕਤੁ ਮੁਕਾਸੈ ਏਹਿ ਪੰਜਿ ਵਖਤ 
ਹੋਣਾ) -- ਜਪੁ ੧, ੨੫ : ੬ (5) ਤੇਰੇ ਅਪਰਪਰਾ।”' (ਥਾਂ ਟਿਕਾਣੇ) 
ਮੁਕਲਾਊ -- ਮੁਕਲਾਵਾ ਲੈ ਜਾਣ ਵਾਲੇ ਭਾਵ ਯਮਰਾਜ - ਮਾਰੂ ੫, ਸੋਲਾ ੧੨, ੯ : ੩ (1084) 

“ਪਾਹੂ ਘਰਿ ਆਏ ਮੁਕਲਾਊ ਆਏ।” 2. ਕਾਇਮ/ਥਿਰ ਰੰਹਿਣ ਵਾਲਾ 
-- ਗਉ ਕਬ, .੫੦, ੧" : ੨ (333) “ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ 
ਮੁਕਲਾਈ -- ਮੁਕਲਾਵੇ ਲਿਆਂਦੀ ਭਾਵ ਵਿਆਹੀ ਖੁਦਾਇ ਦਰਾ।” 
“ਸੁਤਿ ਮੁਕਲਾਈ ਅਪਨੀ ਮਾਉ।” - ਮਾਝ ੫, ਸੋਲਾ ੧੨, ਦ : ੩ (1084) 


ਹੋਰ ਰੂਪ -- ਮੁਕਾਮੁ -- 
“ਸਭ ਦੂਨੀ ਆਵਣ ਜਾਵਣੀ ਮੁਕਾਮੁ ਏਕੁ 
ਰਹੀਮੁ।” (ਸਥਿਰ ਰਹਿਣ ਵਾਲਾ) 
-- ਸਿਰੀ ੧, ਅਸ ੧੭, ੬ : ੨ (64) 
“ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ।” 


- ਬਸੰ ਕਬ, ੩, ੧" : ੨ (1194) 
ਮੁਕਲਾਵਣਹਾਰ -- ਮੁਕਲਾਵੇ ਤੋਰ ਯੋਗ, ਵਿਆਹੁਣ 
ਯੋਗ 
“ਸਭਨਾ ਸਾਹੁਰੇ ਵੰਵਣਾ ਸਭਿ ਮੁਕਲਾਵਣਹਾਰ। ” 

- ਸਿਰੀ ੫, ੯੩, ੬ : ੧ (50) 
(ਸਥਿਰਤਾ) 
ਦਿ - ਗਉ ੧, ਅਸ ੧੪, ੪ : ੧ (227) 
ਪੂਲ ਨਹੀ ਜਾਇ ਨਮੰਕਾਬੀ ਲੜੀ ਲੱਤ ਮੁਕਿਹਿ - ਮੁਕ ਜਾਂਦੇ/ਖਤਮ ਹੋ ਜਾਂਦੇ ਹਨ 
ਇ ' “ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ 
ਨ ਭਾਰੀ।” -- ਗਉ ਕਬ, ੪੮, ੧" : ੨ (333) ਮੰੜਿੰਹਿ।” __--ਜਵੜ %8.੨ ਤੇ (19941 
ਮੁਕਾਮ = 1. ਟਿਕਾਣੇ, ਠਹਿਰਨ ਦੀ ਥਾਂ (ਅ. | __2 ਦਮਾ 


ਮੰਕਾਮ) ਸਗਆ “ਪਲ 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਫਿ ਮੁਿ ਕੁਇਰ ਹਰ 
ਰੁਲਾਇਆ।” ਘੁ | --” ਸਨ ਫੋਰ, ੭ : ੧ (13768) 


ਮੁਕੇ - ਖਤਮ ਹੋ ਗਏ 
ਰ - ਆਸਾ ੧,-ਅਸ ੧੨, ੪ : ੨ (417) |”, ੨ 
ਹੋਰ ਰੂਪ -- ਮੁਕਾਮਾ -- “ਚਰਣ ਕਰ ਦੇਖਤ ਸੁਣਿ ਥਕੇ ਦਿਹ ਮੂਕੇ ਨੇੜੈ 


“ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ [ _ “ਏਂ ।” 


ਠਉਰ ਮੁਕਾਮਾ।”” (ਟਿਕਾਣਾ) - ਬਿਹਾ ੪, ਵਾਰ ੪ਸ, ੩, ੨ : ੬ (550) 
___ ੨>ਖੂਡਾਕਥ, ੨, ੨ ::21349). 1 ਦੀ” ” “> ਦੋਹਰੀ ਜਿ 
_ ਖ਼ੁਕਾਮਿ - “ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।” 


“ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ('ਮੁਖ ਉਜਲੇ' ਭਾਵ ਸੁਰਖਰੂ) 


1962 





-” ਜਪੁ ੧, ੩੮ਸ : ੬ (6). 


“ਬੰਬਾ ੜਿਆਨੁ ਨਹੀ ਮੁਖ ਬਾਤਉ।” 
- ਗਉ ੫, ਬਾਅ ੫ : ੧ (251) 
“ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ 
ਹੋਇ। ”-- ਗਉ ੫, ਬਾਅ ੫ਯੋਸ : ੧ (260) 
ਹੋਰ ਰੂਪ -- ਮੁਖਹਿ -- 
“ਜੈਸੇ ਬਾਰਿਕ ਮੁਖਹਿ ਖੀਰ। ” (ਮੂੰਹ ਵਿਚ) 
- ਮਾਲੀ ੫, ੩, ੧ : ੪ (987) 
ਮੁਖਹੁ - 
“ਉਸਤਤਿ ਕਹਨ ਨ ਜਾਇ ਮੁਖਹੁ 
ਤੁਹਾਰੀਆ।” (ਮੂੰਹ ਤੋਂ) 


-- ਗਉਂ ੫, ਬਾਅ ੫ਪਸ : ੩ (261) 


“ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ।” 


(ਮੂੰਹ ਜ਼ੁਬਾਨੀ) 


-- ਗਉ ੫, ਸੁਖ ੫, 2 : ੨ (269). 


ਮੁਖਨੇ =- ਮੁਕਤ ਰੁਪ, ਮੁਕਤ ਕਰਨ ਯੋਗ 
“ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ 
ਮੋਖ ਮੁਖਨੇ।” -- ਨਟ ੪, ੫, ੩ : ੨ (976) 


ਮੁਖਬਚਨੀ -- ਮੁੰਹ ਜ਼ੁਬਾਨੀ 


“ਚਤੁਰ ਬੇਦ ਮੁਖਬਚਨੀ ਉਚਰੈ ਆਗੈ ਮਹਲੁ ਨ | 


ਪਾਈਐ।”” -- ਗਉ ੫, ੧੬੪", ੩ : ੧ (216) 


ਮੁਖਫਾ -- (ਅ. ਮੁਖਿਫ) ਹਲਕਾ ਕਰਨ ਵਾਲਾ | 


(ਕੇਵਲ ਮਹਾਨ ਕੋਸ਼) ਮੁਖੀ, ਇਜ਼ਤ 

ਵਾਲੇ 
“ਤੁਮਰੇ ਜਨ ਤੁਮਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ 
ਮੁਖਫਾ। ` __-- ਪ੍ਰਭਾ ੪, ੫, ੪ : ੧ (1336) 
ਮੁਖਮੰਗਾ -- ਮੂੰਹ ਮੰਗੇ, ਮਨਚਾਹੇ 
“ਐਸੋ ਮਿਲਿਓ ਮਨੋਹਰੁ ਪ੍ਰੀਤਮੁ ਸੁਖ ਪਾਏ 
ਮੁਖਮੰਗਾ। ” 
ਮੁਖਾ = ਮੂੰਹ, ਮੁਖ 
“ਨਾਮ ਬਿਹੂਨ ਸੂਨੇ ਸੇ ਮੁਖਾ।” 

_-- ਗਉ ੫, ੧੩੪, ੧ : ੨ (192) 
“ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ 
ਹਰਿ ਲਾਗੇ ਮੁਖਾ। ” (ਮੂੰਹ ਨੂੰ) 

- ਵਡ ੪, ਵਾਰ ੬ : ੫ (586) 
ਮੁਖਾਗਰ -- ਮੂੰਹ ਜ਼ੁਬਾਨੀ 


- ਸਾਰ ੫, ੩੦,੧:੨ (1210) 


“ਸਾਸਤ ਸਿੰਮ੍ਰਿਤਿ ਬੇਦ ਜ਼ਾਰਿ ਮੁਖਾਗਰ ਬਿਚਰੇ।” 
- ਸਿਰੀ ੫, ਅਸ ੨੬, ੫ : ੧ (70) 
ਮੁਖਾਰਬਿੰਦ -- ਕੰਵਲ ਵਰਗਾ ਮੁਖ 


“ਅਵਿਲੋਕਉ ਰਾਮ ਕੋ ਮੁਖਾਰਬਿੰਦ ।” 


-- ਕਾਨ ੫, ੩੨, ੧” : 
ਮੁਖਿ - ।. ਮੁਖ ਤੋਂ, ਮੁਖ ਨਾਲ, ਮੁੰਹੋਂ 
“ਸੁਣਿਐ ਮੁਖਿ ਸਾਲਾਹਣਮੰਦੁ।” (ਜਿਹਬਾ ਦੁਆਰਾ) 
-- ਜਪੁ ੧, ੯ ? ੨ (2) 
“ਖਟੁ ਸਾਸਤ ਬਿਚਰਤ ਮੁਖਿ ਗਿਆਨਾ।” (ਮੂੰਹ 
ਜ਼ੁਬਾਨੀ) -- ਮਾਝ ੫, ੧੨, ੨ : ੧ (98) 
“ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ 
ਨਾਉ।” (ਮੂੰਹ ਵਿਚ) 
- ਮਾਝ ੧, ਵਾਰ ੧੮ਸ, ੨, ੧ : ੫ (146) 
(ਮੁੰਹ ਜੋੜਨ ਭਾਵ ਮੇਲ ਅਥਵਾ ਸਬੰਧ ਰਖਨ 
- ਬਿਲਾ ੫, ੪੪, ੪: ੧(811) 
2. ਚਿਹਰੇ ਉਪਰ 
- ਸਿਰੀ ੧,.੧, ੨: ੨(੧4). 
“ਤਿਨ ਮੁਖਿ ਟਿਕੇ ਨਿਕ ਲਹਿ ਜਿਨ ਮਨਿ ਸਚਾ 
ਨਾਉ।” -- ਸਿਰੀ ੧, ੬, ੨:੨(16) 
“ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ 
ਪਿਤਾ ਮਾਤ ਥੀਵਿਆ।” (ਭਾਵ ਮਥੇ ਲਗਾ) 
- ਸਿਰੀ ੪, ਪਹ ੩, ੧ : ੪ (76) 
ਤਿਤੁ ਮੁਖਿ ਨਾਮੁ ਜਪਾਤੀ।” (ਮਥੇ ਤੇ) 
- ਸਿਰੀ ੪, ਵਾਰ ੧੩ : ੫ (88) 


੧ (1304) 


3. ਮੁਖੀ 
“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ 
ਪ੍ਰੀਤਿ ਲਗਾਤੀ।” (ਮੁਖੀ ਸ਼੍ਰੋਮਣੀ ਗੁਰਮੁਖੀ 
ਨਾਲ) __-- ਸਿਰੀ ੪, ਵਾਰ ੧੩ : ੪ (88) 
“ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ 
ਮੋਲਸਾ।” (ਮੁਖੀ ਗੁਰੂ) 
- ਆਸਾ ੪, ਛੰਤ ੨੧, ੬ : ੩ (452) 
ਮੁਖਿ ਦੀਏ।” (ਮੁਖੀ ਦੀਵੇ) 
-- ਰਾਮ ੧, ੪, ੨ : ੧ (877) 
4. ਮੂੰਹ ਲਾਇ ਭਾਵ ਸਨਮੁਖ/ਸਾਹਮਣੇ ਬੁਲਾਏ 





“ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ 
ਲਾਇਆ।” 
-- ਸਿਰੀ ੪, ਵਾਰ ੨੧ : ੨ (91) 
“ਗੁਰਮੁਖਿ ਪ੍ਰੀਤਿ ਗੁਰੂ ਮੁਖਿ ਲਾਇ। ” (ਦਰਸ਼ਨ 
ਕਰੇ) -- ਗਉ ੪, ੪੧, ੩ : ੧ (164) 
“ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ 
ਕਤਹੁ ਨ ਡੋਲੀ।” (ਮੂੰਹ ਲਗੀ ਭਾਵ ਚੰਗੀ 
ਲਗੀ, ਭਾਅ ਗਈ) 
-- ਬਿਲਾ ੫, ੮੯, ੧ : ੨ (822) 
ਠੰਢਾ ਹੋਇ।” (ਦਰਸ਼ਨ ਦੇਹ) 
- ਮਾਰੂ ੫, ਵਾਰ ੧੮ਸ, ੫, ੧ : ੨ (100) 
5. ਮੂੰਹ 
“ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ 
ਦੇਖੁ।” (ਮੂੰਹ ਧਿਆਨੇ ਭਾਵ ਸੋਚ ਵਿਚ ਡੂਬੀ) 
- ਮਾਰੂ ੧, ਅਸ ੩, ੫ : ੨ (1010) 
“ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ 
ਬਹਿ ਗੁਣ ਗਾਇਦਾ।” (ਮੂੰਹ ਤੇ) 
- ਮਾਰੂ ੫, ਸੋਲਾ ੨੧, ੨ : ੩ (1065) 
ਮੁਖੀ -- 1. ਮੁਖੀ ਜਨ, ਉਤਮ/ਸੇਸ਼ਟ ਪੁਰਸ਼ 
“ਮਨਿ ਤਨਿ ਮੁਖ ਬੋਲਹਿ ਹਰਿ ਮੁਖੀ।” 


-- ਗਉ ੫, ਸੁਖ ੧੪, ੩ : ੫ (281) 


2. ਮੁਖ ਦੁਆਰਾ, ਮੂੰਹ ਰਾਹੀਂ, ਮੂੰਹ ਨਾਲ 
“ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ 
ਪ੍ਰਭੁ ਮਨਿ ਮੁਖੀ। ” 

-- ਆਸਾ ੫, ਛੰਤ ੬, ੧ : ੪ (456) 

“ਅਨਿਕ ਮੁਖੀ ਜਪੀਐ ਗੋਪਾਲ। ” (ਮੂੰਹਾਂ ਨਾਲ) 

-- ਸਾਰ ੫, ਅਸ ੨, ੫ : ੪ (1236) 

ਮੁਖੁ - ।. ਮੁਖ, ਮੂੰਹ ਰ 

"ਤਾ ਖ਼ੁਬੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ। ” 

-- ਸਿਰੀ ੧, ੫, ੩ : ੨ (16) 
“ਰਾਮ ਗੋਬਿੰਦ ਜਪੋਦਿਆ ਹੋਆ ਮੁਖੁ ਪਵਿਤ੍ਰ । ” 
-- ਗਉਂ ੫, ੧੭੧", ੧ : ੧ (218) 

2. ਚਿਹਰਾ 


“ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਉਜਲੁ ਹੋਇ। ” 
:੧(44) । 
“ਤਰਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ - 


-- ਸਿਰੀ ੫, ੭੮, ੧" 


ਨ ਪਛਾਣਿਆ।” 


19623 








੍ -- ਸਿਰੀ ਬੇਣੀ, ੧, ੩ : ੧ (93) 
“ਓਸੁ ਬਿਨਾ ਕੋਊ ਮੁਖੁ ਨਹੀ ਜੋਰੈ।” (ਭਾਵ 
ਮਿਲਣਾ ਨਹੀਂ ਚਾਹੁੰਦਾ) 
-- ਆਸਾ ੫, ੮੨, ੧ : ੪ (390) 
“ਹਉ ਵਾਰੀ ਮੁਖੁ ਫੇਰਿ ਪਿਆਰੇ।” (ਮੂੰਹ ਫੇਰ 
ਭਾਵ ਪਾਸਾ ਪਰਤ) 


-- ਆਸਾ ਕਬ, ੩੫, ੧" : ੧ (484) 


| ਮੁਖੇ -- ਮੁੰਹ ਵਿਚ 


“ਕੜੀ ਆਲ ਮੁਖੇ ਗੁਰਿ ਗਿਆਨੁ ਵ੍ਿਤਾਇਆ 
ਰਾਮ।” _-- ਵਡ ੪, ਘੋੜੀ ੧, ੩ : ੧ (575) 
ਹੋਰ ਰੂਪ -- ਮੁਥੈ -- 
“ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ।” 
(ਮੂੰਹ ਤੋਂ) - ਗਉਂ ੪, ਵਾਰ ੧੨ : ੨ (306) 
ਮੁਗਧ -- (ਸ. ਸ੍ਰਾਬ) ਮੁੜ੍ਹ, ਬੇਸਮਝ 
“ਹਮ ਮੂਰਖ ਮੁਗਧ ਸਰਣਾ ਗਤੀ ਕਰਿ ਕਿਰਪਾ 
ਮੇਲੇ ਹਰਿ ਸੋਇ।” 
- ਸਿਰੀ ੪, ੬੫, ੧" 
ਹੋਰ ਰੂਪ -- ਮੁਗਧਾ -- 
“ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ 
ਮੁਗਧਾ ਜਨਮੁ ਭਇਆ। ” (ਬੇਸਮਝ) 
-- ਆਸਾ ੧, ਸੋਪੁ ੩, ੨ : ੧ (12) 
ਮੁਗਧਾਹਾ -- ਮੂਰਖ 
"ਆਪੇ ਹੀ ਬਲੁ ਆਪਿ ਹੈ ਪਿਆਰਾ ਬੰਲੁ ਭੰਨੈ 
ਮੂਰਖ ਮੁਗਧਾਹਾ। 
-- ਸੇਰ ੪, ੬, ੩ : ੩ (607) 
ਮੁਗਧਾਰੀ -- ਮੂਰਖ 
“ਖਲ ਮੁਰਖ ਤੇ ਪੰਡਿਤੁ ਕਜਿਬੋ ਪੰਡਿਤ ਤੇ 
ਮੁਗਧਾਰੀ।” -- ਸਾਰ ਕਬ, ੨, ੩ : ੨ (1252) 


?: ਏ (39) 


[ ਮੁਗਧੁ -- ਮੁਰਖੁ 


“ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ 
ਗੁਬਾਰੁ। ' (ਮੂਰਖ) 

- ਸਿਰੀ ੧, ੧੬, ੪ : ੨ (20) 

ਹੋਰ ਰੁਪ -- ਮੁਗਧੌ -- 

“ਮਨ ਮੁਗਥੌਂ ਦਾਦਰੁ ਭਗਤਿ ਹੀਨੂ ।” 

-- ਬਸੰ ੧, ਅਸ ੨, ੩ : ੧ (1188) 
ਮੁਗਲ -- ਤਾਤਾਰਦੀ ਇਕ ਆਭਸ਼ਪ੍ਰਸਤ ਬਹਾਦਰ 
ਜਾਤੀ ਜੋ ਪਿਛੋਂ ਮੁਸਲਮਾਨ ਬਣ ਗਏ 


“ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ 
ਵਗਾਈ। ” 

- ਆਸਾ ੧, ਅਸ ੧੨, ੫ : ੧(418) 

ਹੋਰ ਰੂਪ -- ਮੁਗਲੁ -- ਰ 
“ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ 

ਚੜਾਇਆ।” 

- ਆਸਾਂ ੧, ੩੯, ੧ : ੨ (360) 
“ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ 
ਸੇਵ।” _-- ਆਸਾ ੫, ੧੪੦, ੧੯ : ੨ (406) 
“ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ 
ਮਹਾਂ ਮੁਘਨਾਂ।” -- ਸਮੁ ੫, ੪" : ੧ (1387) 





(ਮਹਾਨ ਕੋਸ਼” ਨੇ ਇਥੇ ਅਰਥ 'ਮਸਤ ਹੋਇਆ” ` 


ਕੀਤੇ ਹਨ) ਰ 
ਮੁੰਚਹ -- ਦੂਰ ਕਰੀਏ, ਛਡੀਏ, ਤਿਆਗੀਏ 
ਮੁੰਚਹ।” _-- ਆਸਾ ੫, ੧੧੪, ੧ : ੨ (399) 
ਮੁਚਤ -- ਕਟੇ ਜਾਂਦੇ, ਦੂਰ ਹੁੰਦੇ 
“ਜਾ ਕੈ ਸਿਮਰਨਿ ਮੁਚਤ ਪਾਪ।” 
- ਮਾਲੀ ੫, ੨, ੨ : ੩ (968) 
ਮੁਚੁ -- !. ਬਹੁਤਾ, ਅਧਿਕ 
“ਭਉ ਮੁਚੁ ਭਾਰਾ ਵਡਾ ਤੋਲੁ।” 
..` -ਗਉ੧,੧,੧:੧(151) 
“ਮੁਚੁ ਮੁਚੁ ਗਰਭ ਗਏ ਕੰਨਿ ਬਚਿਆ।” 
- ਰਉ ਕਬ, ੨੫, ੨ : ੧ (326) 
(“ਮਹਾਨ ਕੋਸ਼” ਅਰਥ 'ਗਿਰਨਾ, ਪਤਨ ਹੋਣਾ” 
ਕਰਦਾ ਹੈ) 
2. ਮੋਟਾ, ਛਤਰੀਦਾਰ, ਗੁਛੇਦਾਰ 
"ਸਿੰਮਲਾ ਰੁਖੁ ਸਰਾਇਰਾ ਅਤਿ ਦੀਰਘ ਅਤਿ 
ਮੁਚੁ । ` 
- ਆਸਾ ੧, ਵਾਰ ੧੪ਸ, ੧, ੧ : ੧ (470) 
ਮੁਚੈ - ਬਹੁਤ ਸਾਰੇ 
“ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ।”” 
- ਕੈਦਾ ੫, ੧੫, ੧ : ੧ (1122) 
ਮੁਛਾਂ -- ਉਪਰਲੇ ਸ਼ੁੱਲ ਤੇ ਉਗਨ ਵਾਲੇ ਵਾਲ/ਰੋਮ 
“ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ 


1964 











ਪਲੀਆਂ।” 


- ਸਲੋ ਫਰ, ੫੫ : ੧ (1380) 

ਮੁਛਿ ਮੁਛਿ - ਟੁਕੜੇ ਕਰਕੇ, ਟੁੱਕ ਟੁੱਕ ਕੇ 
“ਬਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ 
ਰੁਲਾਇਆ। ” 


-- ਆਸਾ ੧, ਅਸ ੧2, ੪ : > (418) 
ਮੁੰਜਿਤ -- ਮੁੰਜ ਦੀ ਤੜਾਗੀ ਵਾਲੇ ਅਰਥਾਤ ਬੈਰਾਗੀ 
“ਲੁੰਜਿਤ ਮੁਜਿੰਤ .ਮੋਨਿ ਜਟਾ ਧਰ ਅੰਤਿ ਤਊ 

ਮਰਨਾ। ` _ -- ਆਸਾ ਕਬ, ੫, ੧ : ੨ (476) 
ਮੁਜੇਰੇ -- (ਅ. ਮੁਜਾਰਿਆ) ਮੁਜਾਰਾ, ਖੇਤੀ ਕਰਨ 


ਵਾਲਾ 
“ਪੰਜਿ ਕਿਰਸਾਣ ਮੁਜੇਰੇ ਮਿਹਡਿਆ।” 
- ਸਿਰੀ ੫, ਅਸ ੨੯, ੫ : ੨ (73) 
ਮੁਝ -- ਮੇਰਾ, ਮੇਰੇ 
“ਜਬ ਲਗੁ ਜਾਨੈ ਮੁਝ ਤੇ ਕਛੁ ਹੋਇ।” (ਮੇਰੇ ਤੋਂ) 
`-- ਗਉ ੫. ਸੁਖ ੧੨, ੪ : ੧ (278) 
“ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ 
ਜਗਿ।” (ਮੈਨੂੰ) ਰ 
____ =- ਸਲੋ ਫਰ, ੮੧ : ੧ (1382) 
ਮੁਝਹਿ -- ।. ਮੈਨੂੰ ਨ 
ਬਤਾਇਓ।” ਰ 
- ਗਉ ੫, ੧੨੩", ੧" : ੨ (205) 
2. ਮੇਰੇ 
“ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ 
ਸਮਾਨੀ।” 
- ਗਉਂ ੫, ਅਸ ੧੫, ੨ : ੧ (242) 
ਮੁਝ -- ਮੇਰੇ ਵਿਚ 
“ਮੁਝੁ ਅਵਗਨ ਸਹ ਨਾਹੀ ਦੋਸੂ।” . 
- ਸੂਹੀ ਫਰ, ੧, ੧ : ੪ (794) 
ਹੋਰ ਰੂਪ -- ਮੁਝੈ -- 
ਰਾਤਓ।” (ਮੈਨੂੰ) 
-- ਆਸਾ ੧, ਛੰਤ ੫, ੨ : ੩ (439) 
ਮੁੰਵੁ -- ਕਟ ਦੇਹ, ਦੁਰ ਕਰ 
“ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਵੁ।” 
- ਬਸੰ ੪, ੭, ੧“ : ੧ (1179) 
ਮੁਠੜੀ - ਠੱਗੀ ਹੋਈ, ਮੋਹੀ ਹੋਈ 


ਮੁਠਾ 1965 ਮੁਡਾਇ 









ਵਿਧਣਕਾਰੇ । ” ਰੋਇ।” (ਮੋਹੀ ਹੋਈ) 

- ਵਡ ੧, ਅਲਾ ੩, 2 : ੨ (581) __ - ਸੈਰ ੧, ਅਸ ੩, ੬ : ੨ (636) 
“ਹੈ ਗਲਿ. ਅਉਗਣ ਮੁਠੜੀ ਬਿਨੁ ਪਿਰ ਝੂਰਿ | 3. (ਸੰ. ਸ੍ਰਬਿ, ਸ੍ਰਦਿ) ਮੁੱਠ, ਮੀਟਿਆ ਹੋਇਆ ਹਥ 
ਮਰਾਉ।” - ਮਾਰੂ ੧, ਅਸ ੯, ੨ : ੨ (1014) | ` “ਜਿਸ ਕੈ ਘਰਿ ਦੀ ਬਾਨੁ ਹਰਿ ਹੋਵੈ ਤਿਸ ਕੀ 





(ਮਹਾਨ ਕੋਸ਼` ਇਥੇ ਅਰਥ 'ਫਾਹੀ, ਫੰਧਾ” ਮੁਠੀ ਵਿਚਿ ਜਗਤੁ ਸਕੁ ਆਇਆ।” 
ਕਰਦਾ ਹੈ) -- ਵਡ ੪, ਵਾਰ ੧੪ : ੧ (591) 
ਹੋਰ ਰੂਪ -- ਮੁਠੜੇ -- ਮੁਠੀਆ - ਲੁੱਟੀ ਗਈ ਹੈ 
ਅਕਸ ਰਥ ਜਹੀ ਨਲ ਗਨ “ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ 
ਲੁੱਟੇ ਗਏ ਠਗੇ ਗਏ) ਮੁਠੀਆ। ” _- ਰਾਮਪ, ਰੂਤੀ ੩ : ੩ (928) 
ਲਤ ਮੁਠੇ = ਠੱਗੇ, ਲੁੱਟੇ 
ਮੁਠਾ -- ।. ਠਗ ਖਾਧਾ ਮਿਲ 
"ਕੂੜੁ ਛੁਰਾ ਮੁਠਾ` ਮੁਰਦਾਰੁ। ' ਮੁਠੇ ਅਹੰਕਾਰਿ।” 
੍ -- ਸਿਰੀ ੧, ੨੯, ੧ : ੩ (24) -- ਸਿਰੀ ੩, ੫੩, ੧ : ੨ (34) 
(ਮਹਾਨ ਕੋਸ਼ ਇਸ ਦੇ ਅਰਥ “ਦਸਤਾ” ਕਰਦਾ | “ਪਾਪ ਕਰੇ ਦੜ ਸਰਪਰ ਮੁਠੇ। ” (ਲੂਟੇ ਗਏ ਭਾਵ 
ਹੈ) _ ਬਰਬਾਦ ਹੋਏ) 
“ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨੁਮੁਖੁ - ਮਾਰੂ ੫, ਅਸ ੮, ੨ : ੧ (1019) 
ਅਗਿਆਨੁ ਮੁਠਾ ਬਿਖੁ ਮਾਇਆ।” (ਠਗਿਆ ਮੁਡਾਇ -- ਮੁਨਾ ਕੇ 
ਹੋਇਆ) “ਮੁੰਡੁ ਮੁਡਾਇ ਜਣਾ ਸਿਖ ਬਾਧੀ ਮੋਨਿ ਰਹੈ 
-> ਗਉ ੪, ਵਾਰ ਦਸ, ੪, ੨ : ੧ (303) ।  ਅਗਿਮਾਨਾ।” 
2. ਲੁਟਿਆ ਨ ਰ - ਮਾਰੂ ੧, ਅਸ ੭, ੫ : ੧ (1013) 
“ਗਿਆਨ ਪਦਾਰਥੁ ਖੋਦਿਆ ਠਗਿਆ ਮੁਠਾ ਹੋਰ ਰੁਪ -- ਮੁੰਡਾਇਓ -- 
ਜਾਇ।” ਰ "ਕਹਾ ਭਇਓ ਜਉ ਮੂਛੁ ਮੁਡਾਇਓ ਭਗਵਉ 
-- ਸਿਰੀ ੧, ਅਸ ੧੨, ੧ : ੩ (60) ਕੀਨੋ ਭੇਸ।” (ਮਨਾ ਲਿਆ) 
“ਖਾਲਕ ਥਾਵਹੁ ਭੁਲਾ ਮੁਠਾ। ' (ਲੁਟਿਆ ਗਿਆ) -- ਸੋਰ ੯, ੧੦, ੧" : ੨ (633) 
- ਮਾਰੂ ੫, ਅਸ ੮, ੬ : ੧ (1020) ਮੰਡਾਇਐ -- 
ਮੁਠੀ -- ।. ਠੱਗੀ ਗਈ, ਵੇਖੋ 'ਮੁੱਠਾ” (1) `“ਮੁੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੂ 
“ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ।” ਕੀਨੀ ਗੰਗਾਤਾ।” (ਮੁਨਾਇਆਂ) 
-- ਸਿਰੀ ੧, ੧੩, ੧: ੧(18) -- ਗਉ ੧, ੧੫, ੨ : ੧ (155) 
“ਕੁਬੁਧਿ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਮੁਡਾਇਐ -- 
ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ। ” “ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਡੀ 
-- ਸਿਰੀ ੪, ਵਾਰ ੨੦ਸ, ੧, ੧: ੧ (91) ਵਾਈਐ।?” -- ਸੂਹੀ ੧, ੮, ੧ : ੨ (730) 
(ਮਹਾਨ ਕੋਸ਼ ਇਥੇ ਅਰਥ ਕਰਦੇ ਹਨ 'ਸ਼ਸਤੁ੍‌ ਮੁਡਾਈ - ਰਹ ਰ 
ਦਾ ਮੁੱਠਾ') .. “ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ 
2. ਛਲੀ ਹੋਈ, ਠਗੀ ਹੋਈ, ਮੋਹੀ ਹੋਈ ੍ ਦੇਸ ਫਿਰਹਿ।” (ਮੁਨਾਣ ਨਾਲ) 
“ਅਵਗਣਿ ਮੁਠੀ ਮਹਲੁ ਨ ਪਾਏ ਅਵਗੁਣ ਗੁਣਿ -- ਰਾਮ ੩, ਵਾਰ ੧੨ਸ, ੧, ੧ : ੨ (952) 
ਬਖਸਾਵਣਿਆ। ” ਮੁਡਾਏ -- 


- ਮਾਝ ੧, ਅਸ ੧, ੬ : ੩ (109) 


“ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਏ।” 
(ਮੁਨਾ ਲੈ) -- ਸਲੋ ਕਬ, ੨੫ : ੨ (1365) 
ਮੁੰਡਾਏ -- 
ਕਾਂਇ। ” (ਮੁਨਾਏ ਹਨ) ਰ 
- ਸਲੋ ਕਬ, ੧੦੧ : ੧ (1366) 
ਮੁੰਡਿਤ -- ਮੁਨੇ ਹੋਏ 
“ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ 
ਪਾਈ।” _-- ਗਉ ਕਬ, ੫੧, ੧ : ੨ (334) 
_ਮੁੰਡੀ -- ਗਰਦਨ, ਧੌਣ 





“ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ 


ਜਾਵਹਿ।” 
- ਮਾਝ ੧, ਵਾਰ ੧ਪਸ, ੧, ੧ : ੫ (145) 
ਮੁੰਡੀਅਨ =- ।. ਸਿਰ ਮੁੰਨਿਆ, ਰੋਡਿਆ 
- ਆਸਾ ਕਬ, ੩੩, ੧" : ੧ (484) 
2. ਰੋਡੇ ਸਾਧੂ, ਸਾਧ ਜਨ, ਮੁੰਡੇ 
'ਇਨ੍ਹ ਮੁੰਡੀਅਨ ਭਜਿ ਸਰਨਿ ਕਬੀਰ।” 


-- ਗੋਂਡ ਕਬ, ੬, ੪ : ੪ (871) 


ਮੁਡੀਆ -- ਮੁੰਡਾ ਭਾਵ ਭਗਤ ਕਬੀਰ 


“ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ 


ਕਿਉ ਨ ਮੁਇਓ।” 
- ਬਿਲਾ ਕਬ, ੪, ੨ : ੧ (656) 
ਮੁੰਡੀਆ -- ।. ਮੁੰਡਾ ਭਾਵ ਭਗਤ ਕਬੀਰ, ਵੇਖੋ 
'ਮੁੰਡੀਆ” 
“ਇਆ ਮੁੰਡੀਆ ਸਿਰਿ ਚਢਿਬੋ ਕਾਲ।” 
- ਗੋਂਡ ਕਬ, ੬, ੧ : ੪ (871) 
2. ਰੋਡੇ, ਸਾਧ ਜਨ, ਮੁੰਡੇ 
“ਏ ਮੁੰਡੀਆ ਬੂਡਤ ਕੀ ਟੇਕ।” 
ਸਰ ੬, ੪ : ੧;੨ (871) 
ਮੁਡੀ'ਏ -- 


“ਸਾਤ ਜੂਤ ਬਿਨਿ ਮੂਡੀਂਏ ਖੋਏ ਖੋਏ ਇਹ ਮੁਡੀਆ 
ਕਿਉ ਨ ਮੁਇਓ।” 
- ਬਿਲਾ ਕਬ, ੪, ੨ : ੨ (856) 
ਮੁੰਢ - ਮੁੱਢ, ਮੂਲ 
“ਮੁੰਢੁ ਭੁਲੇ ਮੂੰਢ ਤੇ ਕਿਥੇ ਪਾਇਨਿ ਹਸੁ।” 


1966 








. ``- ਗਉ ੪, ਵਾਰ ੨੭ਸ, ੫, ੨: ੧ (315) 
ਮੁੰਢਹੁ -- ।. ਪਹਿਲਾਂ ਤੋ ਹੀ 
“ਮੁੰਢਹੁ ਕੂਲੇ ਮੁੰਢ ਤੇ ਕਿਥੇ ਪਾਇਨਿ ਹਥੁ ।” 
-- ਗਉਂ ੪, ਵਾਰ ੨੭ਸ, ੫, ੨ : ੧ (315) 
"ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ 
ਘੁਥਾ ਜਾਇ।” 
- ਸਿਰੀ ੩, ਅਸ ੨੩, ੬ : ੨ (68) 
ਚੌਰ ਰੂਸ <> ਮੁੰਢਾਹੁ -- 
ਪੇਡੁ ਮੁੰਢਾਰੂ ਕਟਿਆ ਤਿਸੁ ਡਾਲ ਸੁਕੰਦੇ।” 
(ਮੁੱਢ ਤੋਂ/ਜੜ੍ਹ ਤੋਂ) 
- ਗਉ ੪, ਵਾਰ ੧੨ : ੧੦ (306) 
ਮੁੰਢੈ -- ਸ਼ੁਰੂ ਦੀ, ਮੁੱਢਲੀ 
“ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ 
ਚੋਟਾ ਖਾਇ।” 
- ਬਿਹਾ ੪, ਵਾਰ ੪ਸ, ੩, ੨ : ੨ (549) 
ਮੁਣਸਾ - ਮਨੁੱਖਾਂ 
"ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ 
ਪਰਵਾਣੋ।” 
- ਵੇਡ ੧, ਅਲਾ ੨, ੩ : ੧ (579) 
ਹੋਰ ਰੂਪ -- ਮੁਣਸਾਂ -- 
“ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ 
ਮਰਹਿ ਪਰਵਾਣੋ।” 
- ਵਡ ੧, ਅਲਾ ੨, ੩ : ੬ (580) 
ਮੁਤੀ -- ।. ਛਡੀ/ਤਿਆਗੀ ਗਈ 
“ਪਿਰ ਕੀ ਨਾਰਿ ਸੁਹਾਵਣੀ ਮੁਝੀ ਸੋ ਕਿਤੁ ਸਾਦਿ।” 
- ਸਿਰੀ ੧, ਅਸ ੫, ੫: ੧(56)` 
`ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨੁ ਮਹਲੁ ਨ 
ਪਾਈ।”” _-- ਗਉ ੩, ਛੰਤ ੧, ੩ : ੪ (244) 
2. ਤਿਆਗੀ/ਛਡੀ ਹੋਈ, ਛੁਟੜ _ 
'ਕੰਤਿ ਵਿਸਾਰੀ ਅਵਗਣਿ ਮੁਤੀ।” 
-” ਮਾਝ ੩, ਅਸ ੩, ੪ : ੨ (1।0) 
“ਪਿਰੁ ਮੁਤਝੀ ਡੋਹਾਗਣੀ ਤਿਨ ਡੁਖੀ ਰੈਣਿ 
ਵਿਹਾਇ।” (ਛਡੀਆਂ ਹੋਈਆਂ) 
- ਮਾਰੂ ੧, ਅਸ ੯, ੪ : ੨ (1014) 
“ਹੇੜੇ ਮੁਤੀ ਧਾਤ ਸੇ ਜਾਨੀ ਚਲਿ ਗਏ।” 






-- ਸਲੋ ਫਰ, ੭2 : ੨ (1361) 


ਮੁਤੀਅਸੁ - ਵਿਛੜ ਗਈ 


“ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ . 


ਜੀਉ।” - ਸੂਹੀ ੧, ਕੁਚ ੧ : ੧੪ (762) 
ਮੁਤੀਆ -- 1. ਛਡੀ/ਤਿਆਗੀ ਹੋਈ 
“ਗਿਆਨ ` ਵਿਹੂਣੀ ਪਿਰ ਮੁਤੀਆ ਪਿਰਮੁ ਨ 
ਪਾਇਆ ਜਾਇ।” 
-- ਸਿਰੀ ੩, ੬੧, ੩ : ੧ (38) 
2. (ਅ. ਮੁਤੀਅ) ਆਗਿਆਕਾਰ 
"ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ।” 


-- ਸਲੋ ਕਬ, ੭੪ : ੧ (1366) 


(ਛੱਡ ਦਿੱਤੇ) -- ਗੂਜ ੫, ਵਾਰ ੨੦ : ੩ (524) 
ਮੁਦਗਰ -- (ਸੰ. ਸੂਕਗ੨) ਮੂਸਲ ਮੋਹਲਾ/ਮੁੰਗਲੀ, 


ਚਉਲ ਫਟਣ ਵਾਲਾ/ਭੰਗ ਘੋਟਨ ਵਾਲਾ ' 


ਮੋਟਾ ਸੋਟਾ 
“ਪੂੰਜੀ ਮਾਰ ਪਵੈ ਨਿਤ ਮੁਢਗਰ ਪਾਪੁ ਕਰੇ 
ਕੋਟਵਾਰੀ।” 
-- ਬਸ ੧, ਅਸ੮,੪:੧(1191) 
ਹੋਰ ਰੂਪ -- ਮੁਦਗਰੁ -- 
“ਭਾਰ ਅਠਾਰਹ ਮੁਢਗਰੁ ਤੇਰਾ ਸਹਨਕ ਸਭ 
ਸੰਸਾਰਾ।” 
-- ਭੈਰ ਨਾਮ, ੧, ੨ : ੨ (1167) 
ਮੁੰਦਣਿ -- (ਸੰ. ਸੂਕ੍ਗਸ੍) ਮੁੰਦੇ ਗਏ, ਬੰਦ ਹੋ ਗਏ 
“ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ 
ਮੋਹਣ ਮੁੰਦਣਿ ਭਈ।” (ਮੋਨ ਪੈ ਗਈ) 
- ਤੁਖਾ ੪, ਛੰਤ ੪, ੫ : ੩ (1116) 
ਮੁਦਤਿ -- (ਅ. ਮੁਦਤ) ਸਮਾਂ, ਦੇਰ 


“ਏਤੀਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ [_ 


ਪਾਇਓ।”” _ -- ਮਾਰੂ ੫, ੪, ੧" 
ਮੁੰਦਰੀ -- (ਸੰ. ਸੂਕਿਕਗ) ਅੰਗੂਠੀ 
ਲੋਈ।” __-- ਆਸਾ ੧, ੩੫, ੩ : ੧ (359) 


= ਵਾਲੇ, ਬੁੰਦੇ 


ਸਾ 





1967 ਮੁਦ੍ਰ 


“ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ। ” 
-- ਆਸਾ ੧, ਵਾਰ ੪ਸ, ੧, ੨ : ੬ (464) 
ਮੁੰਦਾ -- ਯੋਗੀਆਂ ਦੇ ਕੰਨਾਂ ਵਿਚ ਪਾਈ ਗੋਲ ਜਹੀ 
ਮੁੰਦਰੀ, ਵਾਲੀ, ਮੁੰਦਰਾ 
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ 
ਬਿ ਭੁਤਿ।” - ਜਪੁ ੧, ੨੮ : ੧ (6) 
ਬਾਹਰਿ ਖਿੰਥਾ।” 
-- ਗਉ ਕਬ, ੫੩, ੧ : ੧ (334) 
ਮੁਦਾਵਣੀ -- ਮੋਹਰ ਲਾ ਕੇ“ਬੰਦ ਕੀਤੀ, ਬੁਝਾਰਤ, 
ਅੜਾਉਣੀ, ਭੇਤ ਵਾਲੀ ਗਲ 
“ਏਹ ਮੁਢਾਵਣੀ ਕਿਉ ਵਿਚਹੁ ਕਫੀਐ ਸਦਾ ਰਖੀਐ 
ਉਰਿ ਧਰਿ। 
“ਏਹੁ ਮੁਢਾਵਣੀ ਸਤਿ ਗੁਰੂ ਪਾਈ ਗੁਰਸਿਖਾ ਲਧੀ 
ਭਾਲਿ।” 
-- ਸੋਰ ੪, ਵਾਰ ਦਸ, ੩, ੧ : ੪:੫ (645) 
ਮੁੰਦਿ -- ਬੰਦ ਕਰ ਕੇ 
“ਕਰਨ ਨ ਸੁਨਹੀ ਨਾਢੁ ਕਰਨ ਮੁੰਢਿ ਘਾਲਿਆ।” 
-- ਫੁਨ ੫, ੧੪ : ੨ (1362) 
ਮੁੰਦੀ - ਮੁੰਦਰਾਂ ਪਾਉਣ ਨਾਲ 
“ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਡੀ 
ਵਾਈਐ।” __- ਸੂਹੀ ੧, ਦ, ੧ : ੨ (730) 
ਮੁਦੂ - (ਸੰ. ਸ਼ਰਕ) ਮੋਹਰ ਛਾਪ, ਜ਼ਾਹਰੀ ਚਿੰਨ੍, ਭੇਖ 
ਹਮਰੀ ਵੀ ਦਿ ਦਿ 
ਦੁਸਟ ਦੁਸਟਾਰੀ।” 
-- ਦੇਵ ੪, ੫, ੨ : ੧ (528) 
ਹੋਰ ਰੂਪ -- ਮੁਢ੍ਰਾ - 
“ਦੁਆਦਸਿ ਮੁਦਰਾ ਮਨੁ ਅਉ ਧੂਤਾ।” (ਭੇਖ, 
ਨਿਸ਼ਾਨ, ਚਿੰਨ) 
- ਬਿਲਾ ੧, ਥਿਤੀ ੧੫ : ੧ (240) 
(12 ਮੁੰਦਰਾਂ (ਚਿੰਨ੍ਹ) ਹਨ : 5 ਬ੍ਰਹਮਚਾਰਜ ਦੇ 
ਗਿਰ ਰ 
ਤੇ ਸ਼ਿਖਾ); 3 ਚਿੰਨ੍ਹ ਵੈਸ਼ਨੂੰਆਂ ਦੇ 
ਕੰਠੀ, ਤੁਲਸੀ ਮਾਲਾ); ਵਿ ਪਿ 
ਮਾਲਾ, ਤ੍ਰਿਪਿੰਡ), । ਚਿੰਨ੍ਹ ਯੋਗੀ ਦਾ (ਮੁੰਦਰਾਂ); 
। ਚਿੰਨ੍ਹ ਸੰਨਿਆਸ ਦਾ (ਤ੍ਰਿਦੰਡ) 


ਮੁਦਾ 1968 ਮੋਨੀ 








< 1. ਭੇਖ, ਵੇਖੋ 'ਮੁਦ” - ਜਪੁ ੧, ੨੬ : ੧੮ (6) 
ਵਿ ਵੀ “ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦਰਾ ਦਿਕ 
“ਅੰਤਰਿ ਸਬਦੁ ਨਿਰੰਤਿਰ ਮੁਢਹਾ ਹਉਮੈ ਮਮਤਾ | _ ਬ੍ਰਹਮਾਦਿ ਤਰੇ।” (ਮੋਨ ਧਾਰਨ ਕਰਨ ਵਾਲੇ) 
ਦੁਰਿ ਕਰੀ।” (ਮੁੰਦਰਾਂ) - ਭੈਰ ੧, ੧, ੧: ੧ (1125) 
੍‌ - ਰਾਮ ੧, ਸਿਗੋ ੧੦ : ੧ (939) | "ਸੈ ਮੁਨਿ ਜਿਮਨ ਕੀ ਦੁਬਿਧਾ ਮਾਰੇ।” (ਮੋਨੀ) 
3. ਮਰਯਾਦਾ, ਧਾਰਨਾ, ਸਾਧਨ, ਯੋਗ ਦੇ ਪੰਜ - ਭੈਰ ੩, ੫, ੧: ੧(1128) 
ਸਾਧਨ (ਮੁਦ੍ਹਾ) ਹਨ : ਖੇਚਰੀ, ਭੂਚਰੀ, ਚੇਚਰੀ, | ਮੁਨਿ -- ਮੋਨ ਧਾਰ ਕੇ, ਚੁੱਪ 
ਗੋਚਰੀ, ਉਨਮਨੀ) “ਨੋਟਿ ਮੁਨੀਸਰ ਮਲਿ ਮਹਿ ਰਹਤੇ ।” 
“ਗਿਆਨ ਕੀ ਮੁਦਰਾ ਕਵਨ ਅਉਧੂ ਸਿਧ ਕੀ - ਭੈਰ ੫, ਅਸ ੨, ੭ : ੪ (1156) 
ਕਵਨ ਕਮਾਈ।” | ਮੁਨਿਜਨ -- ਮੁਨੀ, ਰਿਸ਼ੀ 
- ` ਰਾਮ ੧, ਸਿਗੋ ੬੧ : ੨ (944) | “ਮੁਨਿਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ।” 
4. ਮੁੰਦਣ ਵਾਲਾ ਸਾਧਨ, ਉਪਰੋਂ ਬੰਦ ਕਰਨ ਵਾਲਾ - ਸਿਰੀ ੧, ਅਸ ੭, ੬ : ੨ (57) 
ਡਾਟਾ ਤਾਂ ਜੋ ਭਾਫ ਅਥਵ ਮਦ ਨਾਲ ਵਿਚੋਂ ਹੀ | ਹੋਰ ਰੂਪ -- ਮੁਨਿਜਨਾ -- 
'ਮੁਢ੍ਹਾ ਮਦਕ ਸਹਜ ਧੁਨਿ ਲਾਗੀ ਸੁਖਮਨ ਹਰਿ ਧਿਆਇਓ।” 
ਪੋਚਨਹਾਰੀ ਰੇ।” - ਮਾਲੀ ੪, ੩, ੧" : ੧ (985) 
ਰ੍ ਰ - ਰਾਮ ਕਬ, ੧, ੨ : ੨ (969) ਮੁਨਿਜਨਾਂ =- 
ਮੁੰਦਰਾਂ - ਜੋਗੀਆਂ ਦੇ ਕੰਨਾਂ ਵਿਚ ਪਾਣ ਵਾਲੇ ਗੋਲ “ਨਾਨਕ ਵੀਚਾਰਹਿ ਸੰਤ ਮੁਨਿਜਨਾਂ ਚਾਰਿ ਵੇਦ 
ਵਾਲੇ, ਮੁੰਦਰਾਂ ਕਹੰਦੇ।” -- ਗਉ ੪, ਵਾਰ ੩੧ : ੩ (316) 


“ਮੁੰਢ੍ਰਾ ਤੇ ਘਟ ਭੀਤਰਿ ਮੂੰਦ੍ਰਾ ਕਾਇਆ ਕੀਜੈ | ਮੁਨਿੰਦੂ -- ਮੁਨੀਆਂ ਦਾ ਰਾਜਾ, ਵਿਸ਼ਨੂੰ 
ਖਿੰਥਾਤਾ। ” . _-- ਗਉ ੧, ੧੫, ੧ : ੧ (155) | “ਇੰਦ ਮੁਨਿੰਢੂ ਖੋਜਤੇ ਗੋਰਖ ਧਰਣਿ ਗਗਨ ਆਵਤ 
ਮੁੰਧ -- ਇਸਤਰੀ, ਨਾਰੀ ਫੁਨਿ ਧਾਵਤ।” -- ਸਮੁ ੫, ੭" : ੨ (1388) 
“ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਮੁਨਿਵਰ -- ਸ੍ਰੇਸ਼ਟ ਮੁਨੀ 

ਪਿਖੈ।”” __-- ਸਿਰੀ ੪, ਛੰਤ ੧, ੧ : ੧(78) “ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੇ ਕਉ ਖਾਇ।” 


ਹੋਰ ਰੂਪ -- ਮੁੰਧਿ - - ਸਲੋ ਕਬ, ੧੫੬ : ੨ (1372) 
“ਘਰ ਹੀ ਸੁੰਧਿ ਵਿਦੇਸਿ ਪਿਰੁ ਨਿਤ ਝੂਰੇ ਮੁਨੀ -- ।. ਸੰਤ, ਸਾਧ, ਰਿਸ਼ੀ ਵੇਖੋ 'ਮੁਨਿ” 
ਸੰਮ੍ਹਾਲੇ। ” ਰ "'ਖੋਜਹਿ ਜਨ ਮੁਨੀ ਹਾਂ।” 

- ਵਡ 8, ਵਾਰ 2੦ਸ, ੧, ੧: ੨ (594) . ``- ਆਸਾ ੫, ੧੫੯, ੧ : ੧ (409) 
ਮੁੰਧੇ -- "ਜਾ ਕਉ ਖੋਜਹਿ ਅਸੰਖ ਮੁਨੀ ਅਨੋਕ ਤਪੇ।” 
“ਮੂੰਥੇ ਪਿਰ ਬਿਨੁ ਕਿਆ ਸੀਗਾਰੁ।” (ਹੇ ਮੁਗਧ - ਆਸਾਂ ੫, ਛੰਤ ੫, ੧ : ੧ (455) 
ਇਸਤ੍ਰੀ) -- ਸਿਰੀ ੧, ੧੩, ੧": ੧(18) | ੭ ਮੋਨ 

ਮੁਨਾਰੇ -- (ਅ. ਮੀਨਾਰ) ਉਚਾ ਬੁਰਜ “ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ 

“ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਮੁਨੀ।” -- ਭੈਰ ੫, ੫੭, ੧ : ੨ (1153) 
ਬਹਰਾ ਹੋਇ।” ਰ _| ਮਲੀ -- ਮੋਨ ਵਰਤ ਰਖ ਕੇ ਸਾਧਨਾ ਕਰਨ ਵਾਲੇ 

- ਸਲੋ ਕਬ, ੧੮੪ : ੧ (1374) “ਪੜਿ ਪੜਿ ਪੰਡਿਤ ਮਨੀ ਥਕੇ ਦੇਸੰਤਰ ਭਵਿ ਥਕੇ 
ਮੁਨਿ -- ਮੁਨੀ, ਸੰਤ, ਸਾਧ, ਰਿਸ਼ੀ ਭੇਖਧਾਰੀ।” 


ਆਖਹਿ ਸੁਰਿ ਨਰ ਮੁਨਿ ਜਨ ਸੇਵ।” ੩ -- ਸਾਰ ੪, ਵਾਰ. ੨੪ਸ, ੩, ੧ : ੧ (1246) 





ਮੁੰਨੀਅਨਿ੍‌੍‌ 1969 ਮੁਰਾਰਿ 
ਮੰ - ਮੁੰਨੇ ਜਾਂਦੇ ਹਨ “ਲਬੁ ਕੁਤਾ ਕੂੜ ਚੂਹੜਾ ਠਗਿ ਖਾਧਾ. 
“ਸੇ ਸਿਰ ਕਾਤੀ ਮੁੰਨੀਅਨ੍ਿ ਗਲ ਵਿਚਿ ਆਵੈ ਮੁਰਦਾਰੁ।” (ਲੋਥ, ਮੁਰਦਾ ਸਰੀਰ) 
ਧੁੜਿ ।? -- ਆਸਾ ੧, ਅਸ ੧੧, ੧ : ੨ (417) _-- ਸਿਰੀ ੧, ੪, ੧: ੧ (15) 
ਮੁਨੀਸਰ -- ਸ੍ਰੇਸ਼ਟ ਮੁਨੀ “ਕੁੜੁ ਛੁਰਾ ਮੁਠਾ ਮੁਰਦਾਰ।” (ਠਗ ਖਾਧਾ 
“ਕੋਟਿ ਮੁਨੀਸਰ ਮਨਿ ਮਹਿ ਰਹਤੇ।” ਮੁਰਦਾ ਖਾਣ ਤੁਕ ਹੈ) 
-- ਭੈਰ ੫, ਅਸ ੨, ੭ : ੪ (1156) -- ਸਿਰੀ ੧, ੨੯, ੧ : ੩ (24) 
'ਰੋਰ ਰੂਪ -- ਮੁਨੀਸੁਰ -- "ਕੂੜੁ ਬੋਲਿ ਮੁਰਦਾਰੁ ਖਾਇ। ” (ਹਰਾਮ) 
“ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ - ਮਾਝ ੧, ਵਾਰ ਪਸ, ੧, ੧ : ੧ (140) 
ਰਸਕਿ ਠਾਕੁਰ ਗੁਨ ਗਾਵਤ।” “ਗੁਰੂਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ 
- ਸਮੁ ੫, ੭": ੧(1386) ਖਾਇ।” (ਹਰਾਮ ਦੀ ਕਮਾਈ) 
ਮੁਮਾਰਖੀ -- (ਅੰ. ਮੁਬਾਰਕ) ਮੁਬਾਰਕ, ਸ਼ੁਭ, -- ਮਾਝ ੧, ਵਾਰ ੭ਸ, ੧, ੨: ੨(141) 
੍‌ ਬਰਕਤ ਵਾਲਾ “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ 
“ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ। ” ਮੁਰਢਾਰੂ। _(ਲੋਥ) 
-- ਬਸੰ ੧, ੧, ੧: ੧ (1168) ` ਆਸਾ ੧, ਵਾਰ ੧੧ਸ, ੧, ੨ : ੩ (469) 
ਮੁਯਉ -- ਮਰਿਆ ਹੈ ਮੁਰਲੀ -- ਬੰਸਰੀ ੍‌ 
“ਹਰਿਬੰਸ ਜਗਤਿ ਜਸੁ ਸੰਚਰ੍ਉ ਸੁ ਕਵਣੁ ਕਹੈ ਸ੍ਰੀ ! _'ਚਿੱਖੀਂ ਕੋਸ ਗੋਵਰਧਨ ਧਾਰੀ ਮੁਰਲੀ ਮਨੌਹਰ . 


ਗੁਰੂ ਮੁਯਉ। -- ਸਵ ੫, ਹਰਿ ੧ : ੬ (1409) 
ਮੁਯੇ -- ਮਰ ਜਾਣੀਏ, ਪਿਆਰ ਨਾਲ ਦਿਤੀ ਝਿੜਕ 
“ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨਰਸ ਸਾਦ 

ਗਵਾਏ।`”” -- ਗਉ ੩. ਛੰਤ ੫, ੨ : ੨ (246) 
ਮੁਰਗਾਈ -- ਮੁਰਗਾਬੀ, ਇਕ ਪੰਛੀ, ਪਾਣੀ ਦਾ 

ਪੰਛੀ, ਆਬੀ ਮੁਰਗ 

“ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੇ 

ਸਾਣੈ। ” -- ਰਾਮ ੧, ਸਿਗੋ ੫ : ੧ (938) 
ਮੁਰਗੀ -- ਕੁਕੜੀ, ਇਕ ਮਦੀਨ ਪੰਛੀ 
“ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ 

ਕਿਉ ਮੁਰਗੀ ਮਾਰੈ । ” 

-- ਪ੍ਰਭਾ ਕਬ, ੪, ੧ : ੨ (1350) 


ਮੁਰਟੀਐ -- ਮੋੜ ਲਿਆ, ਫੇਰ ਲਿਆ 


“ਪੁਤ੍ੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ 


ਮੁਰਟੀਐ।” 


- ਰਾਮ ਬਸ, ਵਾਰ ੨ : ੧੦ (967) 


_ਮੁਰਦਾਰ -- ਲੋਥ ਤੁਲ ਅਪਵਿਤਰ ਵਸਤ, ਹਰਾਮ 
__(ਫਾ. ਮੁਰਦਾਰ) 

“ਦੁਨੀਆ ਮੁਰਢਾਰ ਖੁਰਦਨੀ ਗਾਫਲ ਹਵਾਇ। ” 

` -- ਤਿੱਲੋਂ ੫, ੧, ੧ : ੧ (723) 


ਹੋਰ ਰੂਪ -- ਮੁਰਦਾਰੁ -- 











ਹਰਿ ਰੰਗਾ।” (ਮੁਰਲੀ ਮਨੋਹਰ, ਸ੍ਰੀ ਕ੍ਰਿਸ਼ਨ 
ਭਾਵ ਪ੍ਰਭੂ) 
- ਮਾਰੂ ੫, ਸੋਲਾ ੧੧, ੧ : ੩ (1082) 
ਮੁਰਲੇ -- ਮੋਰ ਦੇ ਬਚੇ 
“ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਸ਼ਿਗਿਸੈ 
ਮੋਰ ਮੁਰਲੇ।”” -- ਨਟ ੪, ੨, ੩ : ੨ (975) 
ਮੁਰਾਰ - ਮੁਰ ਰਾਕਸ਼ ਦਾ ਵੈਰੀ, ਕ੍ਰਿਸ਼ਨ, ਇਥੇ 
ਭਾਵ ਪ੍ਰਭੂ 
“ਬਡੇ ਭਾਗ ਗੁਰੁ ਸੇਵਹਿ ਅਪਨਾ ਭੇਦ ਨਾਹੀ ਗੁਰਦੇਵ 
ਮੁਰਾਰ। ` -- ਗੂਜ ੧, ਅਸ ੨, 2 : ੧ (504) 
ਹੋਰ ਰੂਪ -- ਮੁਰਾਰਾ -- 
'ਮਤਿ ਮਲੀਣ ਪਰਕਟੂ ਭਈ ਜਪਿ ਨਾਖ 
” (ਪ੍ਰਭੂ ਦਾ) 
- ਗਉਂ ੩, ੩੮, ੧ : ੨ (163) 
ਮੁਰਾਂਰਿ -- 
'ਉਚਉ ਥਾਨੁ ਸੁਹਵਣਾ ਉਪਰਿ ਮਹਲੁ 
ਮੁਰਾਰਿ।” (ਪ੍ਰਭੂ ਦਾ) __ ਰ 
-- ਸਿਰੀ ੧, ੧੭, ੨ : ੧ (18) 
ਮੁਰਾਰਿ -- ।. ਪ੍ਰਭੂ, ਵਾਹਿਗੁਰੂ, ਵੇਖੋ 'ਮੁਰਾਰ” 
2. ਮੁਰ ਰਾਕਸ਼ ਨੂੰ ਮਾਰਨ ਵਾਲਾ, ਸ੍ਰੀ ਕ੍ਰਿਸ਼ਨ 





ਕੀਓ।” 


-- ਸਵ ੧, ੭ : ੩ (1390) 


-- ਗਉ ੧, ਅਸ ੧੦, ੮ : ੨ (225) 
2. ਹੇ ਹਰੀ, ਹੇ ਪ੍ਰਭੂ 
“ਭਵ ਸਾਗਰੁ ਤਾਰਿ ਮੁਰਾਰੀ। ” 


-- ਸੋਰ ਕਬ, ੮, ੩ : ੨ (656) 


ਹੋਰ ਰੂਪ -- ਮੁਰਾਰੇ -- 
“ਧੰਨੁ. ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ 
ਮੀਤ ਮੁਰਾਰੇ ਜੀਉ। ” (ਪ੍ਰਭੂ) 
- ਮਾਝ ੫, ੮, ੨ : ੩ (96) 
_ ਮੁਰਾਰੈ -- 
“ਸਾਚੇਂ ਸਿਰਜਣਹਾਰ ਮੁਰਾਰੈ।” (ਹਰਿ ਪ੍ਰਭੂ 
ਨੂੰ) ` ਮਾਰੂ ੧, ਸੋਲਾ ੨, ੧੩ : ੨ (1022) 
ਮੁਰਿ - ਮੁੜਕੇ 
“ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ 
ਜਾਇ।” -- ਸਲੋ ਕਬ, ੮੭ : ੨ (1369) 
ਮੁਰੀਦਾ -- (ਅ. ਮੁਰੀਦ) ਸ਼ਿੱਸ਼, ਚੇਲਾ, ਪੈਰੋਕਾਰ 
“ਜੋ ਗੁਰ ਦਸੈ ਵਾਟ ਮੁਰੀਢਾ ਜੋਲੀਐ।” 
-- ਆਸਾਂ ਫਰ, ੨, ੩ : ੨ (488) 
ਮੁਲ -- ਕੀਮਤ 


-- ਮਾਰੂ ੧, ੬, ੧ : ੧ (991) 


ਮੁਲਖੁ -- (ਅ. ਮੁਲਕ) ਦੇਸ 
"ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੂ 
ਕਿਸੁ ਕੇਰਾ।”” 

-- ਪ੍ਰਭਾ ਕਬ, ੨, ੧ : ੧ (1349) 
(ਅ. ਮੁਲੰਮਅ) ਗਿਲਟ ਕੀਤਾ ਹੋਇਆ, 
ਓਪਰੀ ਓਪਰੀ ਲਿਆਂਦੀ ਚਮਕ 

“ਕੂੜੁ ਠਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ 
ਜਾਇ।” 

-- ਗਉ ੪, ਵਾਰ ੭ਸ, ੪, ੨ : ੫ (303) 
ਮੁਲਾ -- (ਅ. ਮੁਲਾ) ਵਿਦਿਆ ਨਾਲ ਭਰਪੂਰ, 
ਵਿਦਵਾਨ, ਆਲਿਮ, ਮੌਲਵੀ 
“ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ।” 

-- ਸਿਰੀ ੧, ੨੮, ੨ : ੧ (24) 


ਮੁਲੰਮਾਂ -- 


“ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ 


1970 








ਕਹਾਵਹਿ।” 


- ਮਾਝ ੧, ਵਾਰ ੧੫ਸ, ੧, ੧ : ੩ (145) 
ਹੋਰ ਰੂਪ -- ਮੁਲਾਂ -- 
“ਕਾਜੀ ਮੁਲਾਂ ਹੋਵਹਿ ਸੇਖ।” 
- ਥਸੰ ੧, ੩, ੩ : ੧ (1169) 
ਮੁੱਲਾ -- ਰ੍ 
“ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ 
ਕਾਜੀ ਮੁੰਲਾ। ” 
-- ਮਾਂਝ ੧, ਵਾਰ ੨, ਏਸ, ੧, ੧ : ੧੦ (149) 


-- ਸਲੋ ਕਬ, ੧੮੪ : ੧ (1374) 
ਮੁਲਿ - ਖਰੀਦ ਕੇ, ਕੀਮਤ ਦੇ ਕੇ 
'ਆਪੁਨਾ ਦਾਸਰਾ ਆਪੇ ਮੁਲਿ ਲੀਉ। ” 
-- ਗਉਂ ੫, ਅਸ ੯, ੬ : ੨ (240) 

ਹੋਰ ਰੂਪ -- ਮੋਲਿ -- 

“ਮੋਲਿ ਅਮੁਲੁ ਨ ਪਾਈਐ ਵਣਜਿ ਨ ਲੀਜੈ 

ਹਾਟਿ।” (ਮੁਲ ਦੇ ਕੇ, ਮੁਲ ਨਾਲ) 

-- ਮਾਰੂ ੩, ਵਾਰ ੧ਸ, ੧, ੧ : ੪ (1087) 
ਮੁਲੀਐ -- ਮੁਲ ਮਿਲਣਾ, ਖਰੀਦਿਆ ਜਾ ਸਕਦਾ 
“ਤੋਲਿ ਨ ਤੁਲੀਐ ਮੌਲਿ ਨ ਮੁਲੀਐ ਕਤ ਪਾਈਐ 


ਮਨ ਰੂਚਾ।” -- ਦੇਵ ੫, ੩੨, ੧ : ੨ (534) 

ਮੁਲੂ -- ਕੀਮਤ ਰ 
“ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ 
ਮੁਲੂ। ` 


- ਸਿਰੀ ੪, ਵਾਰ ੮ਸ, ੩, ੨ : ੨ (85) 
ਹੋਰ ਰੂਪ -- ਮੁਲੋ -- 
"ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ 
ਨਾਮੁ ਮਜੀਠਾ।” 
- ਸੂਹੀ ੫, ਛੰਤ ੧, ੧ : ੩ (777) 
ਮੁੜਿ - ਮੁੜ ਕੇ, ਲਿਫਕੇ 
“ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ। ” 
-- ਆਸਾ ੧, ਵਾਰ ੪ਸ, ੧, ੨ : ੩ (464) 
ਹੋਰ ਰੂਪ -- ਮੁੜੇ - ਰ 
ਜਾਇ। ” (ਲਿਫਕੇ) 


੪ 


1971 


ਮੁਸਤ 








-- ਸਲੋ ਫਰ, ੩੦ : ੧ (1379) 
2. ਮੁੜ ਕੇ, ਦੁਬਾਰਾ 
“ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ 
ਤਿਨ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ। ” 
- ਸਵ ੪, ਕੀਰ, ੧ : ੩ (1405) 
ਮੂ =- ।. ਮੇਰੀਂ 
“ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ।” 


-- ਵਡ ੫, ਛੰਤ ੨, 2ਸ : ੧ (577) 





ਹੋਰ ਰੂਪ -- ਮੂੰ - 
ਪਿਆਰਿਆ।” (ਮੇਰਾ 
-- ਸਲੋ ੪, ੪ : ੨ (1421) 
$. ਮੈਂ 
“ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ! 
ਜੇਹੀਆ।” 
- ਜੈਤ ੫, ਛੰਤ ੧, ੨ : ੧ (703) 
ਹੋਜ਼ ਰੂਪ -- ਮੂੰ - 


“ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ। (ਮੈਂ) 
- ਆਸਾ ਫਰ, ੧, ੩ : ੨ (48੧) 
2. ਮੈਨੂੰ 

"ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ। ” 
-- ਜੈਤ ੫, ੧, ੩ : ੨ (703) 

ਹੋਰ ਰੂਪ -- ਮੂੰ -- 
“ਜੇ ਕੋ ਮੂੰ ਉਪਦੇਸੁ ਕਰਤ ਹੈ ਤਾ ਵਣਿ ਤ੍ਰਿਣਿ 

ਰਤੜਾ ਨਾਰਾਇਣਾ।” (ਮੈਨੂੰ) 

- ਸਿਰੀ ਭ੍ਰਿਲੋ, ੨, ੫ : ੧ (92) 


4. ਮੇਰੇ 
“ਤਉ ਭਾਵਨਿ ਤਉ ਜੇਹੀਆ ਮੂ ਜੇਹੀਆ 
ਕਿਤੀਆਹ। ” 
- ਮਾਰੂ ੧, ਅਸ ੯, ੮ : ੧ (1015) 
ਮੂਓ -- ਮਰ ਗਿਆ 


'ਜਨਮਤ ਕੀ ਨ ਮੂਓ ਆਭਾਗਾ। ” 
-- ਮਾਰੂ ੩. ਸੋਲਾ ੨, ੯ : ੨ (1045) 
ਮੂਆ -- ਮਰਿਆ, ਮਰ ਗਿਆ 
“ਦੂਜੈ ਲਾਗਿ ਜਗੁ ਖਪਿ ਖਪਿ ਮੂਆ।” 
- ਮਾਰੂ ੩, ਅਸ ੭, ੬ : ੨ (113) 
ਹੋਰ ਰੂਪ -- ਮੂਐਂ - 





(ਮਰਨ ਨਾਲ) 
- ਗਉ ਕਬ, ੧੮, ੧ : ੧ (327) 
ਮੂਇ - (ਫਾ. ਮੂਏ) ਵਾਲ, ਕੇਸ 
"ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ 
ਹੋਂਚਿਂ ਨੰ ਵਾਨੀਂ।” 
੍ - ਤਿਲੰ ੧, ੧, ੧” : ੨ (721) 
ਮੂਈ -- ਮਰੀ, ਖਤਮ ਹੋ ਗਈ, ਮੁਕ ਗਈ 
“ਮੂਈ ਸੁਰਤਿ ਬਾਦੁ ਅਹੰਕਾਰੁ ।” 
-- ਗਉਂ ੧, ੪, ੨ : ੩ (152) 
ਹੋਰ ਰੂਪ -- ਮੂਏ -- 
“ਬਿਨੁ ਮੂਏ ਕਿਉ ਪੂਰਾ ਹੋਇ।” (ਮਰਿਆ, 
ਮਰਨ ਦੇ) _-- ਗਉ ੧, ੭, ੩ : ੨ (153) 
“ਮੂਏ ਕਉ ਕਹੁ ਮਾਰੇ ਕਉਨੁ।” (ਮਰੇ ਹੋਏ, 
ਮੋਏ) _-- ਗਉ ੧, ਅਸ ੨,੫ : ੧ (221) 
ਸਾਥ।” (ਮਰ ਗਏ) 
-- ਗਉ ੫, ਬਾਅ ੩੩ਸ : ੨ (257) 
"ਮੂਏ ਮਰਮੁ ਕੋ ਕਾ ਕਰ ਜਾਨਾ।” (ਮਰੇ ਹੋਏ 


ਜੀਨ) __-- ਗਉ ਕਬ, ੮, ੩ : ੨ (325) 
ਮੂਏ' -- 
“ਜੀਵਤ ਪਿਤਰ ਨ ਮਾਨੈ ਕੋਊ ਮੂਏੱ' ਸਿਰਾਧ 


ਕਰਾਹੀ।”” (ਮਰਨ ਉਪਰੰਤ) 
- ਗਉ ਕਬ, ੪੫, ੧ : ੧ (332) 
ਮੂਸ -- 1. (ਸੰ. ਸੂਥ, ਫਾ. ਮੂਸ਼) ਚੂਹਾ 
ਮਿਰਤਕ 
ਮਹਾਂ ਮੁਘਨਾਂ। ' -- ਸਮੁ ੫, ੪" : ੧ (1387) 
2. (ਸੰ. ਸ੍ਰਥ) ਲੁਟਣਾ 
“ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ 
ਮੂਸਏ।” 
- ਤੁਖਾ ੧, ਛੰਤ ੨, ੧ : ੪ (1110) 
ਮੂਸਹੁਗੇ -- ਲੁਟੇ ਜਾਉਗੇ, ਵੇਖੋ 'ਮੂਸ” (2) 
“ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ। ” 
-- ਆਸਾਂ ੧, ਅਸ ੧੫, ੬ : ੧ (419) 
ਮੂਸਤ -- ਚੁਰਾਉਂਦਾ, ਲੁੱਟਦਾ ਰ੍ 
“ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ 
ਮੂਸਤ ਮਨ ਚੋਰ ਹੇ ਦਿਨ ਕਰੋ ਅਨਦਿਨੁ ਖਾਤ।” 


ਮੁਸਨ 


1972 


ਮੂਚਾ 





-- ਆਸਾ ੫, ਛੰਤ ੧੪, ੧ : ੨ (461) 





-- ਗਉਂ ੫, ੧੪੭, ੧ : ੧ (195) 


“ਅਖਲਾ ਪਰ ਹਸਤ ਚਾਸਿ ਲੇ ਸਕਰਿ-ਲੀ ਅਜ । ਹੂਕ >-- 1. ਮੁਕਿਆ 


ਘਰੁ ਜੋਹਨ ਲਾਗਾ।” (ਲੂਟੀਂਦਾ) 
-- ਸੋਰ ੧, ੧੦, ੧ : ੧ (594) 
ਮੁਸਨ -- ਗੁਰੁ ਅਰਜਨ ਦੇਵ ਜੀ ਦਾ ਇਕ ਸਿੱਖ 


_“ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ।” 


-- ਚਉਂ ੫. ੩ : ੨ (1364) 
(ਦਰਪਣ ਅਰਥ 'ਹੇ ਲੁਟੇ ਜਾ ਰਹੇ ਮਨੁੱਖ ਕਰਦਾ 
ਹੈ) 
ਮੂਸਲਹਿ -- ਮੋਹਲੇ ਨਾਲ 
''ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ 
ਛਰਾਇਆ।”” -- ਟੋਡੀ ੫, ੪, ੩ : ੧ (712) 
ਮੂਸਾ -- (ਸੰ. ਸ਼੍ਰ) ਚੂਹਾ 
“ਆਵ ਘਟੈ ਨਰੁ ਨ ਬੁਝੈ ਨਿਤਿ ਮੂਸਾ ਲਾਜੁ 
ਟੁਕਾਇ।” (ਕਾਲ ਰੂਪ ਚੂਹਾ) 
- ਸਿਰੀ 8, 2੦, ੧: ੨ (41) 
“ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ 
ਨਹੀ ਗਾਵਾਰੀ।” 
- ਧਨਾਂ ੫, ੪੨, ੧" 
ਮੂਸਿ - ਲੁਟ ਕੇ 
“ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ 
ਅਪ੍ਰਾਧੀ।” '-- ਸਾਰ ਸਧ, ੧, ੨ : ੧ (1253) 
ਮੂਸੀਐ -- ਲੁਟੇ ਜਾਈਦਾ ਹੈ 
'ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ 
ਦਇਆਲ।” 
ਮੁਸੇ - ।. 


(. 





: ੨ (661) 


"ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ।” 
-- ਗਉਂ ੫, ੧੬੪", ੧" : ੨ (216) 
2. ਧੋਖੇ/ਭੁਲੇਖੇ ਕਰਕੇ 
“ਭ੍ਰਮ ਕੇ ਮੂਸੇ ਤੂੰ ਰਾਖਵ ਪਰਦਾ ਪਾਛੈ ਜੀਅ ਕੀ 
ਮਾਨੀ।” 

-- ਆਸਾ ੫, ੧੨੮, ੧" 

ਹੋਗ ਰੂਪ ,-- ਮੂਸੈ -- 

ਦਰਿ ਮੂਜੈ ਮੱਥੇ ਮਸਾੜਿ" 

- ਰਾਮ ੧, ਸਿਗੋ ੨੬ : ੪ (941) 

ਮੂਕਰਿ -- ਮੁਕਰ ਕੇ, ਮੁਨਕਰ ਹੋ ਕੇ 

ਖਾਦਾ ਪੈਨ ਦਾ ਮੂਕਰਿ ਪਾਇ।” 


: ਦੇ (402) 





- ਚਉਂ ੫,੭:੨ (1364) | 





“ਪਹੁਚਿ ਨ ਮੂਕਾ ਫਿਰਿ ਪਛੁਤਾਨਾ। ” .(ਮਸਾਂ 
ਪੁਜਿਆ ਹੀ ਹੈ) 


-- ਆਸਾ ੫, ੭੫, ੨ : ੨ (389) 


2. ਮੁਕ ਗਿਆ 
“ਛੋਡਿਆ ਜਾਇ ਨ ਮੂਕਾ।” 
-- ਸੋਰ ਕਬ, ੬, ੩ : ੩ (655) 
ਮੂਕੇ -- ਮੁਕਦੇ 


'“ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ 
ਮੂਕੇ।'` __-- ਗਉ ੫, ੧੬੧", ੨ : ੨ (215) 
ਹੋਰ ਰੂਪ -- ਮੂਕੈ -- _ 
“ਜਮ ਕਾ ਡੰਡੁ ਨ ਕਬਹੂ ਮੂਕੈ।” (ਮਕੁਦਾ) 
- ਮਾਰੂ ੧, ਸੋਲਾ ੧੦, ੧੦ : ੨ (1030) 
ਮੂਖਿ -- ਮੁਖ ਵਿਚ, ਮੂੰਹ ਵਿਚ ਭਾਵ ਜਿਹਬਾ ਉਪਰ 
“ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰਮੰਤ੍ਹ 
ਮੂਖਿ ਗਰੁੜਾਰੀ। ” 
`_`- ਸਾਰ ੫, ੨੫, ੧ : ੧ (1209) 
ਮੂਚ -- ।. ਬਹੁਤੇ, ਅਧਿਕ ਗਿਣਤੀ ਵਿਚ, ਵਡਾ 
“ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ।” 
-- ਗਉ ੫. ਸੁਖ ੩, ੩ : ੧੦ (265) 
“ਹਮ ਥੋਰੇ ਤੁਮ ਬਹੁਤ ਮੂਚ।” 
- ਬੋਸ ੫, ੭. ੩ ! ੪ (1182) 
ਹੋਰ ਰੂਪ -- ਮੂਚਾ -- 
-- ਮਾਂਝ ੫. ਅਸ ੩੫, ੮ : ੨ (130) 
(ਕੋਸ਼ ਅਰਥ ਉਚਾ” ਕਰਦਾ ਹੈ) 
2. ਵਿਸਥਾਰ ਵਾਲੀ, ਬਹੁਤੀ 
“ਸਾਧ ਕੀ ਸੋਭਾ ਮੂਚ ਤੇ ਮੂਚੀ। ” 
-- ਗਉ ੫. ਸੁਖ ੭, ੮ : ੮ (272) 
3. ਵਡਾ 
“ਗੰਭੀਰ ਧੀਰ ਨਾਮ ਹੀਰ ਉਚੇ ਮੂਚ ਅਪਾਰੰ। ” 
-- ਰਾਮ ੫. ੫੯, ੨ : ੧ (901) 
ਮੂਚਾ -- ।. ਬਹੁਤੇ, ਅਧਿਕ ਗਿਣਤੀ, ਵੇਖੋ “ਮੂਚ 
੧1. 
“ਪ੍ਰਭ ਕੈ ਸਿਮਰਨਿ ਉਧਰੇ ਮੂਚਾ।” 
- ਗਉ ੫. ਸੁਖ ੧, ੪ : ੨ (263) 





2. ਕਟੀਦਾ ਹੈ, ਖਤਮ ਹੁੰਦਾ ਹੈ, ਨਾਸ ਹੁੰਦਾ ਹੈ 
“ਕਰਮਿ ਮਿਲੈ ਜਮ ਕਾ ਭਉ ਮੂਚਾ। ” 


-- ਗਉ ੧, ੯, ੩ : ੩ (153) 


3. ਅਧਿਕ, ਬਹੁਤ ਸਾਰੇ 
4. ਜ਼ਿਆਦਾ, ਬਹੁਤਾ, (ਪਾਸਾਰ, ਅਕਾਰ) 


“ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ। ” । 


-- ਆਸਾ ੫, ੧੧੭, ੧ : ੨ (400) 
5. ਬਹੁਤ, ਬੜਾ 
“ਆਨ ਨ ਸਮਸਰਿ ਕੋਊ ਲਾਗੇ ਢੂਢਿ ਰਹੇ ਹਮ 
ਮੂਚਾ। -- ਦੇਵ ੫, ੩੨, ੧੯ : ੨ (534) 
ਮੂਚੇ -- ਬਹੁਤ, ਅਧਿਕ 
“ਕੋਟਿ ਗ੍ਰਹਣ ਪੁੰਨ ਫਨ ਮੂਚੇ । ” 
-- ਗਉ ੫, ੧੫੫, ੧" : 
ਮੂਚੋਂ -- ਵਡਾ, ਵਿਸਥਾਰ ਵਾਲਾ 
-- ਮਾਝ ੫, ਅਸ ੩੫, ੮ : ੨ (130) 
ਰੀ ਅਪਾਰ।” 
-- ਮਾਲੀ ੪, ੩, ੪ : ੩ (987) 
ਮੂਠਉ -- ਲੁਟਿਆ ਗਿਆ 
“ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ 
ਪਰੀ ਦਇਆ।” 
-- ਬਿਲਾ ੫, ੧੧੦, ੧ : ੨ (826) 
ਮੂਠੜੀਏ -- ਹੇ ਹਮੀ ਹੋਈਏ! 
“ਪਿਰੁ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ। ” 


-- ਧਨਾ ੧, ਛੰਤ ੩, ੧ : ੧ (689) 


ਮੂਠਾ -- ਫਸਿਆ ਹੋਇਆ 
“ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ 
ਆਲਸੀਆ। ” 
- ਸਿਰੀ ਭ੍ਰਿਲੋ, ੨, ੨ : ੨ (92) 
“ਹਰਿ ਚੰਦਉਰੀ ਦੇਖਿ ਮੁਠਾ ਕੁੜੁ ਸੇਜਾ ਰਾਵਿਆ।” 
ਵਿ ਭਾਵ ਮੋਹਿਆ ਗਿਆ) 
-- ਆਸਾ ੫, ਛੰਤ ੧੧, ੨ : ੪ (460) 
ਹੋਰ ਫੂਪ -- ਮੂਠੀ -- 
“ਮਰਿ_ਜੰਮੈ ਵਾਰੋ ਵਾਰਾ ਵਧਹਿ ਬਿਕਾਰਾ 
ਗਿਆਨ ਵਿਹੂਣੀ ਮੂਠੀ। ” (ਠਗੀ ਗਈ) 


-- ਵਡ ੩, ਅਲਾ ੨, ੨ : ੩ (੨63) 


1973 





੨ (197) 








ਮੁਲੂੰ 
“ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ 
ਸਭਿ ਮਾਇਆ ਮੂਠੂ ਪਰਾਨੀ।” (ਠਗੇ ਹੋਏ) 
- ਰਾਮ ੫, ੨੪, ੧" : ੨ (690) 
“ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ 
ਦਰਗਹਿ ਸਾਕਤ ਮੂਲੁ । (ਲੁਟਿਆ ਜਾਂਦਾ 
ਹੈ) - ਭੈਰ ੫, ੫੩, ੧" : ੨ (1151) 


ਮਠੇ -- 
“ਬਿਨੁ ਸਬਦੈ ਮੂਠੇ ਦਿਨੁ ਰੈਣੀ।” (ਲੂਟੇ ਜਾ 
ਰਹੇ ਹਨ) 
-- ਗਉ ੧, ਅਸ ੧੪, ੮ : ੩ (227) 
“ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ 
ਗਵਣ।” (ਠੱਗੇ ਹੋਏ) 
- ਗੁਜ ੫, ੩੦, ੩ : ੧ (502) 
“ਦੁਰਮਤਿ ਅੰਧੂਲਾ ਬਿਨਸਿ ਬਿਨਾਸੈ ਮੂਠੇ ਰੋਇ 
ਪੁਕਾਰਾ ਹੈ।” (ਠਗੇ ਜਾਣ ਤੇ) 
- ਮਾਰੂ ੧, ਸੋਲਾ ੭, ੯ : ੩ (1027) 
ਮੂਠੌ -- 
ਮੂੜ ਲੋਭਾਇਲੇ।” (ਠਗੀ ਗਈ) 
-- ਗੋਂਡ ੫, ੨, ੩ : ੧ (662) 
“ਬਿਖੁ ਠਗਉਰੀ ਖਾਇ ਮੂਠੋ ਚਿਤਿਨ 
ਸਿਰਜਨਹਾਰਾ।” (ਲੁਟਿਆ ਗਿਆ) 
- ਸਾਰ ੫, ੧੨੯, ੩ : ੧ (1229) 
ਮੂਡ - ਸਿਰ, ਮੰਡੀ 
“ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ 
(38 - ਗੂਜ ਕਬ, ੧, ੧ : ੨ (524) 
ਮੂੰਡ -- ਸਿਰ 
“ਜਮ ਕਾ ਡੰਡੁ`ਮੂੰਡ ਮਹਿ ਲਾਗੈ ਖਿਨ ਮਹਿ ਕਰੈ 
ਨਿਬੇਰਾ।” -- ਆਸਾ ਕਬ, ੧੬, ੩ : ੨ (479) 
ਮੂੰਡਉ -- ਮੁੰਨ ਦੇਣਾ 
“ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਕੇ ਭਰਮ 
ਨਜਾਇ। ? _ -- ਸਲੋ ਕਬ, ੧੦੪ : ੧ (1370) 
ਮੂੰਡਹਿ -- ਮੂੰਡ (ਸਿਰ) ਉਪਰ 
'ਕਾਲਰ ਪੋਟ ਉਠਾਵੈ ਮੂੰਡਹਿ ਅੰਮਿਰ੍‌ਤੁ ਮਨ ਤੇ 
ਡਾਰੈ।” __-- ਸਾਰ ੫, ੧੦, ੨ : ੧ (1205) 
ਮੂੰਡਾ -- ਮੁੰਨਿਆ 


ਮੁੰਡਿ 
“ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ 
ਅਜਾਂਇ। ” -- ਸਲੋ ਕਬ, ੧੦੧ : ੨ (1369) 





ਮੂੰਡਿ - ਸਿਰ ਨੂੰ 
“ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੂ . 
ਕੀਨੀ ਗੰਗਾਤਾ।” 

-- ਗਉਂ ੧, ੧੫, ੨ : ੧ (155) 
ਮੂੰਡਿਆ - ਮੁੰਨਿਆ 
“ਕਬੀਰ ਮਨ ਮੂੰਡਿਆ ਨਹੀ ਕੇਸ ਮੁੰਡਾ ਏ ਕਾਂਇ।” 
(ਭਾਵ ਕਾਬੂ ਨਹੀਂ' ਕੀਤਾ) 

- ਸਲੋ ਕਬ, ੧੦੧ : ੧ (1369) 
ਮੂੰਡੁ - ਸਿਰ 
“ਅੰਧੁਲੈ ਦਹਸਿਰਿ ਮੂੰਡੂ ਕਟਾਇਆ ਰਾਵਣੂ ਮਾਰਿ 
ਕਿਆ ਵਡਾ ਭਇਆ।” 


` ਆਸਾਂ ੧, ੭, ੧ : ੨ (350) 
ਮੂਢ -- ਮੁੜ , ਮੂਰਖ 


ਝ੪੦” 


“ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ 


ਫਿਰਾਵਉ।”” -- ਕੇਦਾ ਕਬ, ੩, ੧ : ੧ (1123) 
ਮੂੰਢਾਹੂ -- ਮੁੱਢ ਤੋਂ ਹੀ 
-- ਗਉ ੪, ਵਾਰ ੩੧ : ੧੦ (317) 
ਮੂਤ -- ਪਿਸ਼ਾਬ, ਮੂਤਰ 


“ਮੂਤ ਪਲੀਤੀ ਕਪੜੁ ਹੋਇ।” 


- ਜਪੁ ੧, ੨੦ : ੩ (4) 


ਮੂਤ੍ਰ -- ਪਿਸ਼ਾਬ, ਮੂਤ 
“ਬਿਸਟਾ ਮੂਭ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ 
ਬਿਪਰੀਤਿ।” 
ਰ - ਮਾਰੂ ੫, ਅਸ ੩, ੩ : ੨ (1018) 
ਮੂੰਦਿ -- ਬੰਦ, ਭੀੜ 
“ਮੂੰਢਿ ਲੀਏ ਦਰਵਾਜੇ ।” 
ਰ - ਸੋਰ ਕਬ, ੧੦, ੧ : ੩ (656) 
ਮੂੰਦੇ -- ਢਕੇ ਹੋਏ, ਵਲੇਟੇ ਹੋਏ _. 
'ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ 
ਬੇਢੇ।” __-- ਕੇਦਾ ਕਬ, ੪, ੧" : 
ਮੂਰਖ -- ।. ਬੇਵਕੂਫ, ਬੇਸਮਝ, ਬੁਧੂ, ਬੁਧੀ ਰਹਿਤ 


“ਅਸੰਖ ਮੂਰਖ ਅੰਧ ਘੋਰ। ” 


- ਜਪੁ੧,੧੮:੧(੫) 


2. ਮੂਰਖਤਾ 


1974 

















ਦੇ (1124). 





ਹਮ ਮੂਰਖ ਮੂਰਖ ਮਨ ਮਾਹਿ।” 
- ਧਨਾ ੩, ੮, ੨ : ੧ (666) 
(ਪਹਿਲੇ “ਮੂਰਖ” ਦੇ ਅਰਥ 'ਬੇਸਮੰਝ” ਹੈ, 


“ਮਹਾਨਕੋਸ਼' ਅਰਥ 'ਨਾ ਤਜ਼ਰਬੇਕਾਰ` ਕਰਦੇ 
੦) 
ਹੋਰ ਰੂਪ -- ਮੂਰਖਾ -- 
“ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ।” 
(ਬੇਸਮਝਾਂ) 
- ਮਾਰੂ ੧, ਅਸ ੧੧, ੨ : ੨ (1015) 
"ਮਾਇਆ ਵੇਖਿ ਨ ਕੁਲੁ ਤੂ ਮਨਮੁਖ ਮੂਰਖਾ। ” 
(ਹੇ ਮੂਰਖਾ!) 


-- ਮਾਰੂ ੩, ਵਾਰ ੩ : ੧ (1087) 
ਮੂਰਖਾਰੇ -- ਮੂਰਖ ਹਾਂ 
“ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ।” 
-- ਬਿਲਾ ੫, ੩੪, ੧ : ੨ (809) 
ਮੂਰਖਿ -- ਮੂਰਖ ਨੇ, ਬੇਸਮਝ ਨੇ 
“ਮੂਰਖਿ ਪੜਿ ਪੜਿ ਦੂਜਾ ਭਾਉ ਦ੍ਿਡਿਾਇਆ।” 
-- ਆਸਾਂ ੩, ਅਸ ੨੫, ੬ : ੨ (424) 
ਹੋਰ ਰੂਪ -- ਮੂਰਖੁ -- 
“ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੌਭਾਨ।” 
(ਬੇਸਮਝ) -- ਸਿਰੀ ੧, ੧੯, ੧ : ੨ (21) 


ਮੂਰਥੈ - 
"ਮੂਰਖੈ ਨਾਲਿ ਨ ਲੂਝੀਐ।” (ਮੂਰਖ ਦੇ) 

- ਆਸਾ ੧, ਵਾਰ ੧੯ : ੫ (473) 
ਮੂਰਤ -- ਮਹੂਰਤ, ਦੋ ਘੜੀਆਂ ਦਾ ਸਮਾਂ 
“ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ 
ਸੰਜੋਗਾ ਜੀਉ।” 

- ਮਾਝ ੫, ੧੭, ੧ : ੩ (99) 
ਮੂਰਤਿ -- ।. ਸ਼ਕਲ, ਰੂਪ 
“ਸਹਸ ਤਵ ਨੈਨ ਨਨ ਨੈਨ ਤਹਿ ਕਉ ਸਹਸ 
ਮੂਰਤਿ ਨਨਾ ਏਕ ਤ੍ਰੋਹੀ।” 

- ਧਨਾ ੧, ਸੋਹ ੩, ੨ : ੧ (13) 
“ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ 
ਦੇਵਾ।” -- ਗਉ ੯, ੭, ੧: ੨ (220) 
"ਮਾਣਸ ਮੂਰਤਿ ਨਾਨਕੁ ਨਾਮੁ।” 

- ਆਸਾਂ ੧, ੪, ੪ : ੧ (350) 


1975 


ਮਲ ਦੁਆਰੈ 





(ਰੂਪ) 
-- ਕਾਨ ੫, ੧੫, ੧ : ੧ (1300) 


-- ਸਿਰੀ ੪, ੧੦੦, ੩ : ੧ (53) 

“ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕ 
`ਤਿਸੁ ਪਗ ਚਾਟੈ।” 

-- ਗਉ ੫, ੧੩੨”, ੫ : ੨ (208) 


3. ਮੁਰਤੀ 


“ਪਾਖਾਨ_ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ . 


ਪਾਉਂ।” 
-- ਆਸਾ ਕਬ, ੧੪, ੩ : ੧ (479) 
4. ਭਾਵ ਦਰਸ਼ਨ/ਰੂਪ 
“ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ 
ਧਰਨਾ। ” -- ਦੇਵ ੫, ੧੬, ੨ : ੧ (531) 
ਜੋਗੁ।”? _-- ਗੂਜ ੫, ੩੧, ੧ : ੧ (502) 
5. ਤਸਵੀਰ, ਪ੍ਰਤਿਮਾ 
ਭੀਤਿ।” _-- ਸਲੋ ੯, ੩੭ : ੨ (1428) 
6. ਮਿਸਾਲ, ਨਮੂਨਾ (ਮਹਾਨਕੋਸ਼) 
“ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ 
ਮੂਰਤਿ। " 
= ਸਾਰ ੪, ਵਾਰ ੨੦ਸ, ੨, ੨ : ੩ (1245) 
ਮੂਰਤੀ -- ਰੂਪ, ਸਰੀਰ 
“ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।” 
-- ਸੂਹੀ ੩, ਵਾਰ ੯ਸ, ੩, ੩ : ੨ (768) 
ਮੂਰਤੁ -- ਮਹੂਰਤ, ਦੋ ਘੜੀਆਂ ਦਾ ਸਮਾਂ 
“ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ 
ਪਿਆਰੁ। ” -- ਸਿਰੀ ੫, ੭੬, ੩ : ੧ (44) 
ਮੂਰਾ =- ਮੂੜ੍ਰ, ਮੂਰਖ 
“ਕੋਊ ਸੁਘਰੁ ਨ ਕੋਊ ਮੂਰਾ। ” 


-- ਗਉ ੫, ਬਾਅ ੧੧ : ੬ (252) 


ਮੂਰਾਖਾ -- ਮੂਰਖ, ਬੇਸਮਝ 
“ਹਉਮੈ ਪਚੈ ਮਨਮੁਖ ਮੂਰਾਖਾ।” 


-- ਆਸਾ ੫, ੯੬, ੪ : ੨ (394) 





ਮੂਰੇ -- ਬੁੱਟ, ਗੁੰਗੇ, ਜੜ੍ਹ 
` ਕਰਤੇ ਕੀਆ ਤਪਾਵਸੋਂ ਦੁਸਟ ਮੁਏ ਹੋਇ ਮੂਰੇ । 
<< ਮਾਝ ੫, ੩੯, 2 ੨'੧.(133) 
ਮੂਲ -- ਜੜ੍ਹ 
“ਹਰਣੀ ਹੋਵਾ ਬਨਿ ਬਸਾ ਗੰਦ ਮੂਲ ਚੁਣਿ ਖਾਉ।” 
=- ਗਉ ੧, ੧੯. ੧ : ੧ (157) 
ਹੋਰ ਰੂਪ -- ਮੂਲੰ - 
“ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ . 
ਕੇਹਰਹ।” -- ਸਸ ੫, ੪੧ : ੧ (1357) 
2. ਤੱਤ ਭਾਵ ਹਰਿ, ਮੁੱਢ 
“ਬੇਦ ਪੁਰਾਨ ਸਿਮ੍ਰਿਤਿ ਬੁਝੈ ਮੂਲ। ” 
- ਗਉ ੫, ਸੁਖ ੯, ੪ : 2 (274) 
“ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਹਾਸੁ 
ਪ੍ਰਭੂ ਧਾਰਿਆ।” (ਅਸਲ, ਆਦਿ, ਮੁੱਢਲਾ) 
-- ਧਨਾਂ ੫, ੧੬, ੨ : ੧ (675) 
3. ਆਧਾਰ ਅਥਵਾ ਰਕਤ ਬਿੰਦ 
“ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ 
ਤੁਹਾਰਾ।” 
-- ਸਾਰ ੫, ੮੧, ੧" 
4. ਮੁੱਢ, ਆਰੰਭ 
“ਹੇ ਕਲਿ ਮੂਲ ਕ੍ਰੋਧੇ ਕਦੰਚ ਕਰੁਣਾ ਨਉ 
ਪਰਜਤੇ।”” _-- ਸਸ ੫, ੪੬ : ੧ (1358) 
ਹੋਰ ਰੂਪ -- ਮੂਲੰ -- 
“ਹੇ ਜਨਮ ਮਰਣ ਮੂਲੰ ਅਹੰਕਾਰ ਪਾਪਾਤਮਾ। ” 
-- ਸੱਸ ੫, ੪੯ : ੧ (1358) 
ਮੂਲਹੁ -- ।. ਅਸਲੀਅਤ ਤੋਂ, ਮੁੱਢੋਂ 
ਹਿਤ 
-- ਮਾਝ ੩, ਅਸ ੩੧. ੬ : ੩ (128) 
2. ਮੁੱਢ ਤੋਂ ਭਾਵ ਪ੍ਰਮਾਤਮਾ ਤੋਂ, ਬੁਨਿਆਦ ਤੋਂ, 
ਆਧਾਰ ਤੋਂ 
"ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ 
ਅਹੰਕਾਰੁ ।” 
-- ਗਉ ੪, ਵਾਰ ੩੧ਸ, ੪, ੧ : ੧ (316) 
“ਮੂਲਹੁ ਭੂਲਾ ਆਵੈ ਜਾਇ । ” 
-- ਭੈਰ ਨਾਮ, ੮, ੨ : ੩ (1165) 
ਮੂਲ ਦੁਆਰੈ -- ਪ੍ਰਭੂ ਦੇ ਦਵਾਰੇ 
“ਮੂਲ ਦੁਆਰੈ ਬੰਧਿਆ ਬੰਧੁ। ” 


: ੨ (1220) 





-- ਭੈਰ ਕਬ, ੧੦, ੨ : ੧ (1159) 


ਮੂਲਿ -- ਬਿਲਕੁਲ, ਮੂਲੋ, ਰਤਾਵੀ, ਉਨਾ ਹੀ, ਜ਼ਰਾ 


ਵੀ 
ਸਾਰ ਨਹੀ ਮੂਲਿ ਪਾਈ। ” 
-- ਸਿਰੀ ੧, ੨੭, ੨ : ੧ (24) 
ਹੋਰ ਰੂਪ -- ਮੂਲਿਆ -- 
"ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ।” 
(ਬਿਲਕੁਲ) _-- ਸਲੋ ੧, ੨੧ : ੨ (1412) 
2. ਜੜ੍ਹ (ਸਬਜ਼ੀ ਦੀ) 
“ਕੰਦ ਮੂਲਿ ਮਨੁ ਲਾਂਵਸਿ ਤਾ।” 
-- ਗਉ ੧, ੧੫, ੧੯ : ੨ (155) 


3. ਚੰਗੀ ਤਰ੍ਹਾਂ, ਮੁਕੰਮਲ ਤੌਰ ਤੇ 
“ਵਿਸਾਰੇ ਦੇ ਮਰਿ ਗਏ ਮਰਿ ਭਿ ਨ ਸਕਹਿ 
ਮੂਲਿ।” 
- ਗਉ ੫, ਵਾਰ ੭ਸ, ੫, ੨ : ੧ (319) 
4. ਮੁੱਢ ਨਾਲ ਭਾਵ ਪ੍ਰਭੂ ਨਾਲ, ਅਸਲੀਅਤ ਨਾਲ 
“ਮੂਲਿ ਲਾਗੇ ਸੇ ਜਨ ਪਰਵਾਣੂ। ” 
-- ਆਸਾ ੩, ੪੪, ੧" : ੧ (362) 
ਮੂਲਿ।” 
` ਗੂਜ ੫, ਵਾਰ ੬ਸ, ੫,੨:੧(519) 
ਮੂਲੁ -- ।. ਅਸਲਾ, ਮੁੱਢ _ 
“ਮੂਲੁ ਨ ਬੁਝੈ ਆਪਣਾ ਵਸਤੁ ਚਹੀ ਘਰ ਬਾਰਿ।” 
`__ - ਸਿਰੀ ੧, ਅਸ ੬, ੨ : ੨ (56) 
“ਸਾਕਤ ਨਿਰਗੁਣਿ ਆਰਿਆ ਆਪਣਾ ਮੂਲੁ 
ਪਛਾਣੂ।  -- ਸਿਰੀ ੧, ਅਸ ੧੫, ੫ : ੧ (63) 
"ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ।” 
(ਆਧਾਰ, ਮੁੱਢ) 
-- ਭੈਰ ੩, ੫, ੨:੧(1129) 
“ਮੂਲੁ ਚਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਬੁ।” 
(ਜੜ੍ਹ, ਮੁੱਢ ਪੱਕਾ ਹੋ ਜਾਂਦਾ ਹੈ) 
੨੨੨. ਸਦ '₹. ਵਾਰ ਸਿ. ਚ, 3 ? ੧੭ (1279) 
2. ਰਾਸ, ਪੂੰਜੀ 
“ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੂ 
ਗਵਾਇ. ਜੀਉ।” 
-- ਸਿਰੀ ੫, ਅਸ ੨੯, ੧੯ : ੩ (74) 


1976 








ਰਾਇ ਕਾ ਡੰਡੁ ਪਰੇ ।” 
- ਮਾਰੂ ੧, ਅਸ ੮, ੧੦ : ੨ (1014) 
3. ਸਖਜ਼ੀ ਦੀ ਜੜ੍ਹ, ਵੇਖੋ ਮੂਲ” (1) 'ਮੂਲਿ” (2) 
- ਮਾਝ ੧, ਵਾਰ ੫ : ੧ (140) 
4. ਜੜੀ ਬੂਟੀ 
“ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜ 
ਚਿਤੁ ਕੀ ਜੈਰੇ।” 
- ਗਉ ੧, ੧੬, ੧ : ੧ (156) 
5. ਮੁੱਢ ਭਾਵ ਹਰੀ, ਪ੍ਰਭੂ 
_ “ਮੂਲਿ ਛੋਡਿ ਲਾਗੇ ਦੂਜੈ ਭਾਈ।” 
- ਗਉ ੧, ਅਸ ੬, ੩ : ੨ (232) 
6. ਦਵਾਈ 
“ਕਤ ਨਹੀ ਠਉਰ ਮੂਲੂ ਕਤ ਲਾਵਉ।” 
- ਗਉ ਕਬ, ੨੧, ੧ : ੧ (327) 
7. ਬਿਲਕੁਲ, ਜਰਾ ਵੀ 
“ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ 
ਪਰਧਾਨਾ। ” 
- ਆਸਾ ੧, ਛੰਤ ੨, ੨ : ੪ (436) 
8. ਸੋਮੇ, ਮੁੱਢ 
'ਆਨਦ ਮੂਲੂ ਜਗਜੀਵਨ ਦਾਤਾ ਸਭ ਜਨ ਕਉ 
ਅਨਦੁ ਕਰਹੁ ਹਰਿ ਧਿਆਵੈ ।” 
- ਗੂਜ ੪, ੬, ੪ : ੧ (494) 
"ਕਵਣ ਮੂਲੂ ਕਵਣ ਮਤਿ ਵੇਲਾ।” (ਆਰੰਭ, 
ਮੁੱਢ) __-- ਰਾਮ ੧, ਸਿਗੋ ੪੩ : ੧ (942) 
9. ਮੁਲ, ਕੀਮਤ 
"ਕਉਡੀ ਕਾਲਖ ਹੂਆ ਮੂਲੁ । ” 
- ਰਾਮ ੫, ੫੦, ੧: ੨ (898) 
ਮੂਲੇ -- ਮੂਲੋ ਹੀ, ਬਿਲਕੁਲ, ਰਤਾ ਵੀ, ਵੇਖੋ 'ਮੁਲੁ 
(7) 
"ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ 
ਗਵਾਏ।” __-- ਸਿਰੀ ੩, ੪੧, ੩ : ੨ (29) 
ਹੋਰ ਰੂਪ =- ਮੂਲੋ -- 
“ਸਰ ਬਿਨੁ ਸਾਖੀ ਮੂਲੋ ਨ ਬਾਕੀ।” (ਰਤਾ 
ਵੀ, ਬਿਲਕੁਲ) 
-- ਸਲੋ ੧, ੨੩ : ੨ (1412) 
ਮੂੜ -- ਮੂਰਖ, ਬੇਸਮਝ 
“ਮਨ ਏਕੁ ਨ ਏਤਸਿ ਮੂੜ ਮਨਾ।” 


ਮੁੜੜੋ 1977 





: ੨ (12) 


(<< "੦ ੫ 


- ਟੋਡੀ ੧੮, ੧" : ੧ (75) 
ਮੂੜਾ -- ਬੇਸਮਝ, ਮੂਰਖ 
_ “ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ।” 


-- ਸਿਰੀ ੪, ਪਹ ੩, ੨ : ੪ (76) 


= ਆਸਾ ੫, ੮੧, ੩ : 2 (390) 


“ਫਿਰਿ ਪਛੁਤਾਵਹਿਗਾ ਖ਼ੂੜਿਆ ਤੂੰ ਕਵਨ 
`ਕੁਮਤਿ ਭ੍ਰਮਿ ਲਾਗਾ।” (ਹੇ ਮੂਰਖਾ) 
-- ਸਿਰੀ ਬੇਣੀ, ੧, ੧" : ੧ (93) 


ਮੂਡ - 
“ਸਿਰੁ ਹਾਥ ਪਛੋੜੈ ਅੰਧਾ ਮੂੜੂ।” (ਮੂਰਖ, 
ਬੇਸਮਝ) -- ਗਉ ੫, ੧੬੮, ੨ : ੨ (199) 


“ਮੂੜੇ ਰਾਮੁ ਜਪਹੁ ਗੁਣ ਸਾਰਿ।” (ਹੇ ਮੂਰਖ) 
ਸਿਰੀ %, ਬ0, ਆ 2੧101 


ਮੂੜ -- 


ਦੁਖੁ ਪਾਈ।”” (ਮੂਰਖ) 
- ਮੱਲਾਂ ੪, 2, ੧ ; 2 (1262) 


ਮੂੜਾ - 
“ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ 


ਮੂੜਾ।” - ਸਾਰ ੫, ੯੦, ੧ : ੧ (1221) 
` “ਮੂੜੇ ਕਾਹੇ ਬਿਸਾਰਿਓ ਤੈ ਰਾਮ ਨਾਮ।” 


-- ਬਸ ੧, ੫, ੧“ : ੧(1189) 
ਮੇ -- (ਫਾ. ਮੇ) ਵਰਤਮਾਨ ਕਿਰਿਆ ਦਾ ਪ੍ਰਤਯਯ, 
ਪਦਮੂਰਤੀ ਅਥਵਾ ਰਚਨਾ ਦੀ ਸੋਭਾ ਲਈ 
ਵਰਤਿਆ ਜਾਂਦਾ ਹੈ 
“ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ। ” 
-- ਮਾਝ ੧, ਵਾਰ ੧੩ਸ, ੧, ੧ : 2 (143) 
ਮੇ - ਵਿਚ, ਅੰਦਰ 


“ਮਨਮੁਖ ਮੂੜ੍‌ ਜਲਤ ਅਹੰਕਾਰੀ ਹਊਮੈ ਵਿਚਿ [ 





“੫. ੫ 


ਰ੍ ਮੇਖ, ਮੇਖਾ 
“ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ।” 
-- ਸਲੋ ਫਰ, ੫੪ : ੨ (1380) 
ਮੇਉ -- ਪਾਹੀਗੀਰ, ਪਾਛੀ, ਇਥੇ ਭਾਵ ਯਮ 
“ਨਾ ਜਾਣਾ ਮੋਉ ਨ ਜਾਣਾ ਜਾਲੀ।” 
>> ਸਿਰੀ ੧,੩3੧, ਯਾ 
ਮੇਹ =- ।. ਮੇਘ, ਬਦਲ 
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ 
ਚਾਤ੍ਰਿਕ ਮੇਹ।” 
-- ਸਿਰੀ ੧, ਅਸ ੧੧, ੩ : ੧ (60) 
ਹੋਰ ਰੁਪ -- ਮੋਹੁ -- 
“ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ 
ਬਰਸੁ ਸੁਹਾਵੇ ਮੋਹੂ।” 
-- ਅਸ ੫. ਛੰਤ ੪, ੨ : ੨ (455) 
“ਕਿ ਚਰੁ ਝਤਿ ਲਘਾਈਐ ਛਪਰਿ ਤੁਟੇ ਮੇਹੂ।” 
-- ਸਲੋ ਫਰ, ੧੮ : ੨ (1378) 
-- ਸਲੋ ਫਰ, ੨੫ : ੧ (1379) 
ਹੋਰ ਰੂਪ -- ਮੇੱਹ -- 
“ਚਾਤ੍ਰਿਕ ਚਿਤਵਤ ਬਰਸਤ ਮੇੱਹ।” (ਮੀਂਹ, 
ਬਾਰਸ਼) _-- ਜੈਤ ੫, ੧੦, ੧" : ੧ (702) 
“ਹੁਕਮੀ ਵਰਸਣ ਲਾਗੇ ਮੇਹਾ।” (ਮੀਂਹ) 
- ਸਾਝ ੫, ੩੪, ੧ : ੧ (104) 


੯ ੧ (25) 


ਮਰ << 
“ਕਿਆ ਕਰਿ ਕੈ ਸੁਨਹੁ ਪ੍ਰਭੁ ਸਭ ਜਗ ਮਹਿ 
ਵਰਸੈ ਮੇਹੂ । ” 
- ਸੇਰ ੪, ਵਾਰ ੨ਪਸ, ੪, ੧ : ੪ (652) 
ਮੇਕ - ਇਕ, ਅਦੁਤੀ (ਮਹਾਨ ਕੋਸ਼) 
“ਬਿਨੁ ਹਰਿ ਨਾ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ 
ਨਿਹਫਲ ਮੇਕ ਘਰੀ। ” 
- ਗੂਜ ੧, ਅਸ ੪, ੨ : ੨ (505) 
ਹੋਰ ਰੂਪ -- ਮੇਕਾ -- ਰ 
“ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ 
ਸਮਾਲੀ। ” 
-- ਬਸੰ ੧, ਅਸ ੮, ੮ : ੨ (1191) 


ਮੇਖ, ਮੇਖਾ -- (ਫਾ. ਮੇਖ) ਕਿਲ 


ਮੇਟਿ 


ਮੇਖੁਲੀ 1978 ੍ 
“ਫਰੀਦਾ ਖਿੰਥੜਿ ਮੇਖਾ ਅਗਲੀਆ ਜਿਦੁ ਨਕਾਈ ! - ਗਉ ੩, ੩੫, ੧ : ੧ (162) 
-- ਸਲੋ ਫਰ, ੪੭ : ੧ (1380) | ਮੇਘੈ =- ਬੱਦਲ ਦੇ 


ਮੇਖ।” 
ਮੇਖੁਲੀ -- ਰਸੀ 
“ਸੁਰਿ ਨਰ ਗਣ ਗੰਧੂਬ ਜਿਨਿ ਮੋਹੇ ਤ੍ਿਭਵਣ ਮੇਖੁਲੀ ਕਿਛੁ ਨਾਹਿ।” 
ਲਾਈ।” -- ਸਿਰੀ ਕਬ, ੩, ੧ : ੨ (92) - ਮਲਾ ੧, ਵਾਰ ੬ਸ, ੩, ੨ : ੧ (1280) 
“ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ | ਮੇਟਣ -- ਮਿਟਾਉਣ, ਖਤਮ ਕਰਨ 
ਖਪਾਇਦਾ। ” “ਆਈ ਨ ਮੋਟਣ ਕੌ ਸਮਰਥੁ । ” 
- ਮਾਰੂ ੧, ਸੋਲਾ ੧੭, ੬ : ੩ (1037) - ਰਾਮ ੧, ਓਅੰ ੧੪ : ੨ (931) 
ਮੇਘ -- ।. ਬੱਦਲ ਮੇਟਣਹਾਰ -- ਮਿਟਾ ਸਕਨ ਵਾਲਾ, ਮੇਟ ਸਕਨ ਦੇ 
“ਮੇਘ ਬਿਨਾ ਜਿਉ ਖੇਤੀ ਜਾਇ।” ਸਮਰਥ 
- ਗਉ ੫, ਸੁਖ ੫, ੬ : ੬ (269) | “ਪਟਿਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ।” 
2. ਇਕ ਰਾਗ ਜਿਸ ਦੀਆਂ ਪੰਜ ਰਾਗਨੀਆਂ ਤੇ 8 - ਸੂਹੀ ੩, ਅਸ ੩, ੧੯ : ੨ (756) 
ਹੋਰ ਰੂਪ -- ਮੇਟਣਹਾਰਾ -- 
“ਸੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ 
ਮੇਟਣਹਾਰਾ।” (ਮਿਟਾ ਸਕਨ ਵਾਲਾ) 





ਪੁਤਰ ਹਨ 
“ਖਸਟਮ ਮੇਘ ਰਾਗਵੈ ਗਾਵਹਿ।” 
- ਭਾਗ ੧ : ੪੮ (1430) 
ਮੇਘ ਮੰਡਲਹ -- ਬਦਲਾਂ ਦਾ ਇਲਾਕਾ -- ਵਡ ੩, ਛੰਤ ੫, ੩ : ੫ (571) 
“ਤਿਅਕਤ ਜਲੰ ਨਹ ਜੀਵ ਮੀਨ ਨਹ ਤਿਆਗਿ ਮੇਟਣਹਾਰੁ -- 
"ਪੂਰਬਿ ਲਿਖਿਆ ਕਮਾਵਣਾ ਕੌਇਨ 
ਮੇਟਣਹਾਰੁ। (ਮਿਟਾ ਸਕਨ ਵਾਲਾ) _ 
-- ਸਿਰੀ ੩, ੩੬, ੩ : ੪ (27) 


ਚਾਤ੍ਰਿਕ ਮੇਘ ਮੰਡਲਹ । ” 


-- ਜੈਤ ੫, ਵਾਰ ੧੨ਸ, ੫, ੧ : ੧ (708) 


ਮੇਘਮਾਲਾ -- ਬਦਲਾਂ ਦੀਆਂ ਕਤਾਰਾਂ, ਘਟਾਂ 
“ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ! ਮੇਟਣਾ -- ਖਤਮ ਕਰਨਾ, ਮਿਟਾ ਦੇਣਾ 
“ਪੂਰਬ ਲਿਖਿਆ ਸੁ ਮੇਣਣਾ ਨ ਜਾਏ।” 


ਕਰੋੜੀ ਮੇਘਮਾਲਾ ਪਾਣੀ ਹਾਰੀਆ।” 

- ਮਲਾ ਨਾਮ, ੧, ੪ : ੨ (1292) - ਸਿਰੀ ੪, ਵਾਰ ੧੪ਸ, ੩, ੩ : ੮ (88) 
ਮੇਘਾ -- ਭੇਡਾ, ਭੇਡੂ “ਸੋਈ ਲਖਿ ਮੇਟਣਾ ਨ ਹੋਈ।” (ਨਾਸ ਹੋਣਾ) 
“ਧਨਿ ਧਨਿ ਮੇਘਾ ਰੋਮਾਵਲੀ। ” -- ਗਉ ਕਬ, ਬਾਅ ੬ : ੪ (340) 

-- ਮਾਲੀ ਨਾਮ, ੧, ੧ : ੧(988) | ਮੇਟਣੋ -- ਮੇਟਣਹਾਰ, ਖਤਮ ਕਰਨ/ਮਿਟਾ ਦੇਣ 
ਮੇਘਾਂ -- ਬੱਦਲਾਂ ਦਾ ਵਾਲਾ 
“ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ।” | _'ਸੁਖਦਾਤਾ ਦੁਖ ਮੇਟਣੋ ਸਤਿਗੁਰ ਅਸੁਰ ਸੰਘਾਰੂ।” 
- ਆਸਾ ੧, ਵਾਰ ਦਸ, ੧, ੧ : ੧ (487) - ਸਿਰੀ ੧, ਅਸ ੧੦, ੩ : ੩ (59) 
ਮੇਘੁ -- ਬੱਦਲ ਮੇਟਤ -- ਮਿਟਾ ਸਕਦਾ 
“ਮੇਘੁ ਵਰਸੈ ਸਭਨੀ ਥਾਈ।” ''ਲਿਖਿਓ ਲੇਖੁ ਨ ਮੇਟਤ ਕੋਊ। ” 
- ਮਾਝ ੫, ੩੬, ੧ : ੨ (1271) - ਗਉਂ ੫, ਬਾਅ ੧੭ : ੨ (253) 
“ਮੇਘੁ ਵਰਸੈ ਅੰਮ੍ਰਿਤ ਧਾਰ। ” (ਭਾਵ ਗੁਰ ਉਪਦੇਸ) | ਮੋਟਨ -- ਮੇਟਨ ਵਾਲਾ, ਦੂਰ ਕਰਨ ਵਾਲਾ, ਨਾਸ 
-- ਮਲਾ ੫, ੨੧, ੧ : ੨ (1271) ਕਰਨ ਵਾਲਾ 
ਮੇਘੁਲਾ -- ਬੱਦਲ `'ਅਨਾਥਾ ਨਾਥ ਭਗਤ ਭੈ ਮੇਟਨ।” ਚ 
_ “ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ - ਸੂਹੀ ੫, ਅਸ ੨, ੨ : ੧ (760) 
ਧਰਤੀ ਮਧੇ ਪਾਣੀ ਨਾਹੀ।” ਮੋਟਿ - ਖਤਮ ਕਰਨਾ, ਨਾਸ ਕਰਨਾ, ਮਿਟਾ ਸਕਨਾ 


ਮੇੰਡਕੁ - 1979 ਮੇਰ 





“ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ | 


ਸਕੈ ਕੋਇ।” (ਦੂਰ ਕਰ ਸਕਨਾ) 
- ਸਿਰੀ ੧, ੮, ੩ : ੧ (17) 
“ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ 


ਗੁਣ ਪਰਗਟੀਆਏ।” (ਮੇਟ ਕੇ, ਖਤਮ ਕਰਕੇ) . 


- ਗਉ ੪, ਵਾਰ 2 : ੪ (303) 
ਹੋਰ ਰੂਪ -- - 
“ਭਉ ਜਨਮ ਮਰਣਾ ਮੋਟਿਓ ਗੁਰ ਸਬਦੀ 
ਹਰਿ ਅਸਥਿਰੁ ਸੇਵਿ ਸੁਖਿ ਸਮਘਾ।” 
(ਮਿਟਾਇਆ, ਦੂਰ ਕੀਤਾ) 
- ਸੂਹੀ ੪, ੨, ੧ : ੨ (731) 
ਮੇਟਿਆ -- 
“ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ 
ਮੇਟਿਆ ਜਾਇ। ” (ਮਿਟਾਇਆ, ਦੂਰ ਕੀਤਾ) 
-- ਸਿਰੀ ੩, ਅਸ ੧੯, ੩ : ੧ (65) 
ਮੇਟੀ -- 
“ਮੇਟੀ ਜਾਤਿ ਹੂਏ ਦਰਬਾਰਿ।” (ਖਤਮ ਕੀਤੀ) 
- ਗੋਂਡ ਰਵਿ, ੧, ੩ : ੩ (875) 


-- ਸਿਰੀ ੧, ਅਸ ੧੦, 2 : ੨ (59) 

“ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ 
ਆਇਆ ਹੈ।`` (ਮਿਟ ਸਕਦਾ) 

-- ਵੰਡ ੧, ਅਲਾ ੫, ੪: > (੨੧2) 

ਮੇਟੇ - 

“ਤੈ ਗੁਣ ਮੋਟੇ ਚਉਥੈ ਚਿਤੁ ਲਾਇਆ।” (ਦੂਰ 


ਕਰੇ) _-- ਗਉ ੩, ਅਸ ੪, ੮ : ੨ (231) 
ਸੇਟੈ << 
“ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ 


ਨ ਮੇਂਟੈ ਕੋਇ।” (ਮੇਟ/ਟਾਲ ਸਕਦਾ) 
-- ਸਿਰੀ ੪, ੬੮, ੩ : ੩ (41) 


ਮੇਟੈਗੋ -- 
“ਕਿਉ ਮੇਟੈਗੋ ਛਾਛਿ ਤੁਹਾਰੀ।” (ਦੂਰ ਕਰੇਗਾ, ` 
ਡੋਲ੍ਹੇਗਾ) _ -- ਸੋਰ ਕਬ, ੫, ੧ : ੪ (655) 

ਮੇਂਡਕੁ -- ਭੱਡੂ 


“ਜਲ ਕੈ ਮਜਨਿ ਜੇ ਗਤਿ ਹੋਵੈ ਨਿਤਿ ਨਿਤ ਮੇੱਡਕੁ 





ਨਾਵਹਿ। ” -- ਆਸਾ ਕਬ, ੩੭, ੨ : ੧ (484) 

ਮੇਦਨਿ -- (ਸੰ. ਸੇਕਿਜੀ) ਪ੍ਰਿਥਵੀ, ਸ੍ਰਿਸ਼ਟੀ 
“ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ 
ਸਿਰਜੀਆ। ” ਰ੍ 
-- ਬਿਹਾ ੫, ਛੰਤ ੧, ੧ : ੩ (542) 


-- ਆਸਾ ੧, ਵਾਰ ੧੬ : ੩ (472) 
ਮੇਧੁ - ਮਾਸ ਦਾ ਰਸ, ਸ਼ੋਰਬਾ, ਸ਼ਰਾਬ, ਮੱਦ 
(ਮਹਾਨ ਕੋਸ਼), ਪਵਿਤਰ (ਕੋਸ਼) 
“ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ 
ਪ੍ਰਗਟ ਸੰਤਾਪੈ। ” 
-- ਸਿਰੀ ਬੇਣੀ, ੧, ੨ : ੨ (93) 
ਮੇਰ -- ।. ਸੁਮੇਰ ਪਰਬਤ, ਪੁਰਾਣਾਂ ਅਨੁਸਾਰ 
ਪ੍ਰਿਥਵੀ ਦੇ ਮੱਧ ਵਿਚਲਾ ਇਕ ਵਡਾ ਪਹਾੜ 
ਜਿਸ ਉਪਰ ਇੰਦਰ ਕੁਬੇਰ ਆਦਿ 
“ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ। ” 
- ਜਪੁ ੧, ੩੫ : ੫ (7) 
2. ਮੇਰਾਪਣ, ਆਪਣਾਪਣ, ਮਮਤਾ 
“ਮੇਰ ਤੇਰ ਜਬ ਇਨਹਿ ਚੁਕਾਈ। ” 
- ਗਉਂ ੫, ਅਸ ੧, ੨ : ੩ (235) 
3. ਪਰਬਤ, ਪਹਾੜ 
“ਮੇਰ ਸੁਮੇਰ ਮੋਹੁ ਬਹੁ ਨਾਚੈ ਜਬ ਉਨਵੈ ਘਨ 
ਘਨਹਾਰੇ । ” 
-- ਨਟ ੪, ਅਸ ੬, ੪ : ੨ (983) 
(ਕੋਸ਼ ਇਥੇ ਅਰਥ ਸ਼੍ਰੋਮਣੀ ਦਿੰਦੇ ਹਨ) 
“ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ 
ਸਮਾਨਿ।” (ਪਰਬਤ) 
-- ਕਲਿ ੫, ੪, ੧ : ੧ (1322) 
ਹੋਰ ਰੂਪ -- ਮੇਰੰ -- 
“ਤ੍ਰਿਣੰ ਤ ਮੇਰੰ ਸਹਕੰਤ ਹਰੀਅਂ। ” 
-- ਸਸ ੫, ੬੪ : ੧ (1360) 
3. ਚੋਟੀ, ਸਿਖਰ, ਕਮਲ ਦੇ ਫੁੱਲ ਦਾ ਸਿਖਰ 
“ਬਸੁ ਜਲ ਨਿਤਨ ਵਸਤ ਅਲੀਅਲ ਮੋਰ ਚਚਾ 
ਗੁਨਰੇ।”? _ -- ਮਾਰੂ ੧, ੪, ੨ : ੧ (990) 


ਮੇਰਉ 


ਆ 





4. ਭਾਵ ਦਸਮ ਦੁਆਰ 
ਚੁਆਵਉ। ” 


- ਕੈਦਾ ਕਬ, ੩, ੧ : ੨ (1123) 


ਮੇਰਉ -- ਮੇਰਾ 
“ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ 
ਚੀਤ।” - ਦੇਵ ੯, ੩, ੧ : ੧ (536) 
(ਪੁਰਾਣੀਆਂ ਛਾਪਾਂ ਵਿਚ ਇਹ ਸ਼ਬਦ 'ਮੇਰੋ” 
ਕਰਕੇ ਹੈ) 
ਮੇ ਰਵੀ -- (ਫਾ. ਮੇਰਵੀ) ਤੂੰ ਜਾਂਦਾ ਹੈ 
“ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ।” 
-- ਤਿਲੰ ਨਾਮ, ੩, ੧ : ੧ (727) 
ਮੇਰਾ =- ।. ਬੋਲਣ ਵਾਲੇ ਦਾ ਆਪਣਾ 
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ 
ਹਮਰੀ ਰਹਰਾਸਿ।” 
- ਗੂਜ ੪, ਸੋਦ ੪, ੧“ : ੨ (10) 
2. ਮੇਰਾਪਣਾ, ਮਮਤਾ, ਆਪਣਾਪਣ __ 
“ਹਉਮੈ ਮੇਰਾ ਰਹਿ ਗਇਆ ਸਚੈ ਲਇਆ 
ਮਿਲਾਇ । ” 
- ਸਿਰੀ ੩, ੫੫, ੩ : ੩ (35) 
“ਪਾਇ ਲਗਉ ਤਜਿ ਮੇਰਾ ਤੇਰੈ।” 
- ਗਉ ੫, ੮੫,੨:੩(161) 
ਮੇਰਾਂ -- ਪਹਾੜਾਂ 
“ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ।” 
- ਆਸਾ ੧, ਵਾਰ ਦਸ, ੧, ੧ : ੪ (467) 
ਮੇਰਾਣੁ -- ਸੁਮੇਰ ਪਰਬਤ ਵਾਂਗ 
“ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ।” 


- ਰਾਮ ਬਸ, ਵਾਰ ੬ : ੧੪ (966) 


ਮੇਰਿਆ = ਮੇਰੇ, ਨਿਜ ਦੇ 
“ਕਹੈ ਨਾਨਕ ਸੁਣਿ ਮਨ ਮੇਰੇ ਤੂ ਸਦਾ ਸਚੁ 
ਸਮਾਲਿ।”” -- ਵਡ ੩, ਛੰਤ ੩, ੧ : ੧ (569) 
ਮੇਰਿਹੋ -- ਮੇਰੇ, ਸਾਡੇ 
“ਏ ਨੇਤ੍ਰਹੁ -ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ 
ਹਰਿ ਬਿਨੁ ਅਵਰੁ ਨ ਦੇਖਹੁ ਕੋਈ।” 
- ਰਾਮ ੩, ਅਨੰ ੩੬ : ੧ (922) 


1980 ਮਰ 





- ਅਸਾਂ ੧, ਸੋਦ ੩, ੧੯ : ੧ (9) 
ਮਿਲਿਆ ਆਇ ਪ੍ਰਭੁ ਮੇਰੀ। ” (ਮੇਰਾ) 

-- ਗਉ ੪, ੫੮, ੧" : ੨ (170) 
(“ਮਹਾਨ ਕੋਸ਼” ਨੇ ਅਰਥ 'ਮੇਰ (ਅਪਣਤ) 
ਰਖਨ ਵਾਲਾ” ਕੀਤਾ ਹੈ) 
ਮੁਗਧੁਫਿਰੈ।”` (ਆਪਣੀ ਜਾਨ) 

- ਆਸਾ ਕਬ, ੧੫, ੨ : ੨ (479) 
2. ਮਮਤਾ 
'ਕੁਸਲੂ ਨ ਗ੍ਰਿਹਿ ਮੋਰੀ ਸਭ ਮਾਇਆ।” 

- ਗਉ ੫, ੭੧, ੧ : ੧ (175) 

"ਕਹੁ ਕਬੀਰੁ ਸੁਨਹੁ ਰੇ ਸਤੰਹੁ ਮੇਰੀ ਮੇਰੀ ਝੂਠੀ।” 
(90ਤਾ) - ਅਸਾਂ ਕਬ, ੧੬, ੫ : ੧ (480) 
"ਮੇਰੀ ਮੇਰੀ ਧਾਰਿ ਬੰਧਨਿ ਬੰਧਿਆ। ” (ਹਉਮੈ) 


- ਸੂਹੀ ੫, ਅਸ ੫, ੩ : ੧ (761) 


-- ਆਸਾ ੫, ੫੩, ੧" : ੨ (384) 
ਮੇਰੀਆ -- ਮੇਰੀ, ਨਿਜਦੀ 
“ਹਰਿ ਲੋਚਾ ਪੂਰਨ ਮੇਰੀਆ।” 
-- ਸਿਰੀ ੫, ਅਸ ੨੯, ੧੫ : ੨ (74) 
ਮੇਰੁ -- ।. ਸ਼ਰੋਮਣੀ ਮਣਕਾ 
“ਤੂੰ ਗੰਠੀ ਮੇਰੁ ਸਿਰਿ ਤੂੰ ਹੈ।” 
-- ਮਾਂਝ ੫, ੨੮, ੨ : ੨ (102) 
2. ਸੁਮੇਰ ਪਰਬਤ ਰ੍ 
“ਪਾਣੀ ਵਿਚਹੁ ਰਤਨ ਉਪੰਨੇ ਮੋਰੁ ਕੀਆ 
ਮਾਧਾਣੀ।” 
-- ਮਾਝ ੧, ਵਾਹਰ ੨੬ਸ, ੧, ੧ : ੧੪ (150) 
(ਮਹਾਨ ਕੋਸ਼ ਅਰਥ 'ਮੰਦਰਾਚਲ” ਕਰਦਾ ਹੈ) 
3. ਪਹਾੜ 
“ਸਿੰਘ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ 
ਦਿਖੀਤਾ।” (ਪਹਾੜ, ਪਰਬਤ) 
- ਬਿਲਾ ੫, ੩੭, ੩ : ੧ (810) 
ਮੇਰੇ -- ਆਪਣੇ, ਨਿਜੀ 
“ਵਡੇ ਮੋਰੇ ਸਾਹਿਬਾ ਗਹਿਰ ਗੰਭੀਰਾ ਗੁਣੀ 
ਗਹੀਰਾ।” -- ਆਸਾ ੧, ਸੋਦ ੨, ੧:੧(9) 


ਮੇਰੈ 1981 


ਮੇਰੈ -- 1. ਮਰੇ, ਆਪਣੇ, ਨਿਜੀ 


“ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ . 


ਮਿਲਾਵੈ ਮਾਇ।” 
ਰਚ -- ਸਿਰੀ ੫, ੮੯, ੨ : ੨ (49) 
2. ਪਹਾੜ ਦੇ, ਸੁਮੇਰ ਪਰਬਤ ਦੇ 
“ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ।” 
ਲਾਂ - ਹੀ ਆ ਹੀ 01161 
ਮੇਰੋ -- ਮੇਰਾ, ਆਪਣਾ, ਨਿਜ ਦਾ, ਬੋਲਣ ਵਾਲੇ ਦਾ 
“ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ । 
- ਗਉ ੫, ੧੫੯, ੩ : ੧ (214) 
ਮੇਲ -- 1. ਮਿਲਾਪ 
“ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ । 
-- ਗਉ ੫, ੧੫੭", ੩ : ੧ (214) 
“ਆਗੈ ਜਮ ਸਿਉਂ ਹੋਇ ਨ ਮੋਲ।” (ਟਾਕਰਾ) 
`= ਰਾਮ ੫, ੨੮, ੧ : ੨ (891) 
2. ਦੋੜ, ਸੰਚਿਤ ਕਰ, ਇਕੱਠੀ ਕਰ 


ਮੇਲ। ” 


ਸਾਰ ੫, ੧੩੦, ੧ : ੩ (1229) 


ਕਾ ਸਬਦੁ ਗੁੜੁ ਕੀਨ੍ਰੇ। (ਇਕੱਠੀ ਕਰਾਂ 


ਭਾਵ ਪਾਵਾਂ) 
ਰ੍ -- ਰਾਮ ਕਬ, ੧, ੧ : ੨ (965) 
3. ਮਿਲਾਉਂਦੀ ਹੈ 
-- ਸਾਰ ੫, ੧੩੯, ੧" : ੧ (1231) 
ਹੋਰ ਰੂਪ -- ਮੇਲਸਾ -- 
“ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ 
ਮੇਲਸਾ।” (ਮਿਲਾਵਾਂ) 
-- ਆਸਾ ੪, ਛੰਤ ੨੧, ੬ : ੩ (452) 
ਮੋਲਸੀ -- 
“ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ 
ਪੀਛੈ ਪਾਇ।”” (ਮੇਲੇਗਾ) 
-- ਸਿਰੀ ੪, ੬੮, ੪: ੨ (41) 
ਮੇਲਹਿ -- ਰ ਰ੍ 
“ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿਛੁ 
ਮਲਿ।” (ਮਿਲਾਉਂਦਾ ਹੈ) 








-- ਸਿਰੀ ੧, ਅਸ ੧੧, ੮ : ੩ (60) 
“ਤਬ ਸਗਲੇ ਇਸੁ ਮੇਲਹਿ ਫੰਦਾ।” (ਭਾਵ 
ਜਾਲ ਖਿਲਾਰਦੇ ਹਨ) 

<< ਗੋਉ ੫, ਅਸ ੧, ੨ ! ੨ (235) 
“ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ 
ਕੀ ਗ (ਮੋਲ ਲਵੇ) 
- ਮਾਰੂ ੧, ਅਸ ੬, ੨ : ੩ (1012) 


ਕਰਾਓ ਮੇਲੋ) -- ਮਾਝ ੪, ੧, ੪ : ੩ (94) 
ਮੇਲੰਗਾ = ਅੰਗਾਂ ਨੂੰ ਮੇਲ ਕੇ, ਭਾਵ ਚੌਕੜੀ ਮਾਰ 
ਕੇ ਹੁ ਨ 
“ਪੂਜਾ ਚਾਰ ਕਰਤ ਮੇਲੰਗਾ। ” 
ਰਸ -- ਮਾਨ ੫, ੩੬, ੧ : ੩ (1305) 
ਮੇਲਣ -- ਮਿਲਾਪ ਕਰਾਣ, ਸੰਜੋਗ ਕਰਵਾਉਣ 
“ਜੇ ਮੇਲਣ ਨੌ ਬਹੁਤੇਰਾ ਲੋਚੀਐ ਨ ਦੇਈ ਮੇਲਣ 
ਕਰਤਾਰੇ ।” 
- ਗਉ ੪, ਵਾਰ ੧੪ਸ, ੪, ੧ : ੨ (307) 
“ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣ ਨਾਮੁ । ” 
(ਨਾਮ ਵਿਚ ਮਿਲਣ ਨਾਲ, ਨਾਮ ਦੀ ਪ੍ਰਾਪਤੀ 
ਨਾਲ) 
- ਮਾਰੂ ੩, ਵਾਰ ੧੩ਸ, ੧, ੩ : ੨ (1090) 
ਮੇਲਣਹਾਰ -- ਮਿਲਾਪ ਕਰਾਉਣ ਵਾਲਾ, ਸੰਜੋਗ 
ਕਰਾਉਣ ਦੇ ਸਮਰਥ 
“ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ 
ਮੇਲਣਹਾਰ । ” 
-- ਰਾਮ ੫, ਰੁਤੀ ੫, ੧ਸ : ੨ (928) 
ਹੋਰ ਰੁਪ -- ਮੇਲਣਹਾਰਾ -- 
“ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ 
ਮੇਲਣਹਾਰਾ ਹੇ।”” (ਮਿਲਾਪ/ਸੰਜੋਗ ਕਰਾਉਣ 
ਵਾਲਾ) 
- ਮਾਰੂ ੧, ਸੋਲਾ ੯, ੧੭ : ੩ (1030) 
ਮੇਲਣਹਾਰਿ - 
“ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ।” 
(ਮੇਲਾਪ ਕਰਵਾਉਣ ਵਾਲੇ ਨੇ) 
-- ਸਿਰੀ ੪. ਵਾਰ ੧੭ਸ, ੩, ੨ : ੪ (90) 


ਮੇਲਤ 1982 ਮੇਲਾਵਣਿਆ 





ਮੇਲਣਹਾਰੁ -- ਵਸਿਆ ਮਨਿ ਆਇ।” 
“ਤੂੰ ਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਰ -- ਸਿਰੀ ੩, ੪੪, ੧ : ੩ (30) 
ਮੇਲਣਹਾਰੁ। (ਮਿਲਾਪ ਕਰਵਾਉਣ ਵਾਲਾ) ਮੇਲਾਇਆ -- 
ਸਿ “ਅਚਰਜੁ ਰੂਪੁ ਨਿਰੰਜਨੋ ਗੁਰਿ ਮੇਲਾਇਆ 
ਮੇਲਣਹਾਰੋ -- ਮਾਇ।” (ਮੇਲਿਆ, ਮਿਲਾਇਆ) 
“ਨਾਰੀ ਪੁਰਖ ਵਿਛੁੱਨਿਆ ਵਿ - ਸਿਰੀ ੫, ੮੩, ੧ : ੪ (46) 
ਮੇਲਣਹਾਰੋ।” (ਮਿਲਾਣ ਦੇ ਸਮਰਥ) ਮੇਲਾਇਸੀ -- ਰ 
- ਵਡ ੧, ਅਲਾ ੩, ੪ : ੨ (580) “ਸੋ ਪ੍ਰਭੂ ਮੋਰਾ ਅਤਿ ਵਡਾ ਗੁਰਮੁਖਿ 
ਮੇਲਤ -- ਮਿਲਾਉਂਦਿਆਂ ਮੇਲਾਇਸੀ। ” (ਮਿਲਾਵੇਗਾ, ਮਿਲਦਾ ਹੈ) 
“ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ਼ ਲਗੁ - ਗੂਜ ੩, ਵਾਰ ੫ : ੫ (510) 
ਮੇਰਾ ਮਨੂ ਰਾਮ ਗੁਨ ਗਾਵੈ।” ਮੇਲਾਇਦਾ -- 
- ਆਸਾ ੪, ੬੨, ੨ : ੨ (368) "ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ 
ਮੇਲਤੇ -- ਮਿਲਾਉਂਦੇ, ਇਥੇ ਭਾਵ ਪਾਉਂਦੇ ਸਬਦੀ ਮੇਲਾਇਦਾ।” (ਮਿਲਾਉਂਦਾ ਹੈ) 
"ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ - ਮਾਰੂ ੩, ਸੋਲਾ ੧੯, ੨ : ੩ (1062) 
ਦੀਨ ਦਇਆਲਾ। ” ਮੇਲਾਈ -- ਮਿਲ ਕੇ 
- ਮਾਲੀ ੪, ੫, ੩ : ੨ (985) “ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ 
ਮੇਲਵੈ -- ਇਕੱਠੀ ਕਰਦਾ, ਸੰਚਨ ਕਰਦਾ ਮੇਲਾਈ। ” 
“ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ। ” - ਰਾਮ ੩, ਅਸ ੩, ੧੭ : ੨ (910) 
- ਸਲੋ ੧, ੨੫ : ੧(1412) | ਹੋਰ ਰੂਪ -- ਮੋਲਾਈਆ -- 
ਮੇਲੜੀਆਹ -- ਮੇਲ ਲਈਆਂ ਹਨ "ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ 
“ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬ ਜਿਨਿ ਹਰਿ ਮੇਲਾਈਆ। ” (ਮਿਲਾਇਆ ਹੈ) 
ਮੇਲੜੀਆਹ। ” _ ਦਾ ਐਸੇ ਉ, ਛੜੇ 2੧, ੫ : 2 (452) 
- ਮਾਝ ੫, ਬਾਰਾ, ੧੦ : ੨ (135) - ਮੇਲਾਈਐ -- 
ਮੇਲਾ -- ।. ਮਿਲਾਪ, ਮੇਲ “ਆਵਹੁ ਸੰਤ ਮੈ ਗਲਿ ਮੇਲਾਈਐ। ” (ਮਿਲਾਓ) 
“ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੇ - ਮਾਂਝ ੪, ੫, ੨ : ੧ (95) 
ਜੀਉ।” ___ -- ਮਾਝ ੫, ੨੬, ੩ : ੩ (102) | ?ਲਿਖੂ -- ਮਲ 
“ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ।” (ਭਾਵ | _`ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ 
ਸੰਗ ਕਰੇਂ, ਮੇਲਾਪ ਕਰੇਂ) ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ।” 
- ਮਾਝ ੫, ੪੫, ੧ : ੨ (107) ` ਬਿਹਾ 8, ਵਾਰ ੧੨ਸ, ਮਰ, ੩ : ੨ (੨53) 
2. ਖੇਡ, ਲੋਕਾਂ ਦਾ ਸਮੁੰਹ ਮੋਲਾਵਉ -- ਮੇਲਾਪ ਕਰਾਉ, ਮੇਲੋ 
“ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ “ਕਵਨ ਜੁਗਤਿ ਮੋਲਾਵਉ ਨਿਰਗੁਣ ਬਿਖਈ 
ਨਾਹਿ।” -- ਤਿਲੰ ਕਬ, ੧, ੧" : ੨ (727) ਜੀਉ।”_ -- ਆਸਾ ੫; ੧੦੬, ੧ : ੨ (397) 
ਮੇਲਾਇ -- ਮਿਲਾਉਂਦਾ ਹੈ ਹੋਰ ਰੂਪ -- ਮੇਲਾਵਏ -- 
“ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ।” ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ 
- ਸਿਰੀ ੩, ੪੪, ੧ : ੨ (30) ਗਲਿ ਮੇਲਾਵਏ। ” (ਮਿਲਾਏ, ਮੇਲੇ) 
ਹੋਰ ਰੂਪ -- ਮੇਲਾਇਅਨੁ -- - ਰਾਮ ਸੁੰਦ, ਸ੧, ੩ : ੪ (923) 








ਮੇਲਾਵੜਾ 1983 
“ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੁਕਤਿ ਕਰਾਇਓ। ” (ਮਿਲਾਇਆ) 
ਮੇਲਾਵਣਿਆ। ” -- ਮਾਲ ੪, ੩, ੧ : ੨ (985) 


-- ਮਾਝ ੩, ਅਸ ੨੨, ੮ : ੩ (122) 
ਮੇਲਾਵੜਾ -- ਮੇਲ ਹੋਣਾ, ਮਿਲਾਪ ਹੋਣਾ, ਸੰਜੋਗ 
ਹੌਣਾ 
“ਵਡਭਾਗੀ ਮੋਲਾਵੜਾ ਗੁਰਮੁਖਿ ਪਿਰੁ ਚੀਨ੍ਹਾ 
ਰਾਮ।” -- ਬਿਲਾ ੪, ਛੰਤ ੫, ੨ : ੨ (846) 
ਮੇਲਾਵਾ =- ਮਿਲਾਪ, ਮੇਲ, ਸੰਜੋਗ ਰ 
“ਨਦਰਿ ਕਰੇ ਮੋਲਾਵਾ ਹੋਈ। ” 
-- ਆਸਾਂ ੧, ੨੭, ੧” : 
ਮੇਲਾਵੈ -- ਮੇਲ/ਮਿਲਾਪ/ਸੰਜੋਗ ਕਰਾਵੇ 
“ਗੁਰੁ ਪੂਰਾ ਮੇਲਾਂਵੈ ਪ੍ਰੀਤਮੁ ਹਉ ਵਾਰਿ ਵਾਰਿ 
ਨ ਸ 


੨ (357) 


-- ਸਿਰੀ ੧, ੧, ੪ : ੧(14) 
ਹੋਰ ਰੂਪ -- ਮੇਲਿਓ -- 
“ਮਾਇ ਬਾਪ ਪੁਤ ਹਿਤ ਕ੍ਰਾਤਾ ਉਨਿ ਘਰਿ 
ਘਰਿ ਮੇਲਿਓ ਦੂਆ।” (ਇਕਠਾ ਕਰ ਦਿਤਾ 
ਹੈਂ) -- ਧਨਾ ੫, ੧੧, ੩ : ੧ (673) 
2. ਮਿਲਾਪ, ਸੰਜੋਗ 
“ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ।” 


`-- ਸਿਰੀ ੧, ੧੬, ੨ : ੩ (20) | 


3. ਮਿਲਾ, ਮਲਾਪ ਕਰਾ 
ਕਰਿ ਰੈਬਾਰੀ ਜੀਉ।” 
-- ਗਉ ੪, ੬੭, ੪ : ੩ (174) 
4. ਮਿਲਾ ਕੇ 


ਭਰਮਿ ਭੂਲੇ ਫਿਰਦਿਆ। ” 
-- ਬਿਲਾ ੫, ਛੰਤ ੧, ੧ : ੪ (542) 
ਭੁਇਆ।” (ਮਿਲਾਪ ਕਰਾਕੇ) 
- __=- ਸੈਰ ੫, ੩੯. ੧ : ੨ (619) 
ਹੋਰ ਰੂਪ -- ਮੇਲਿਓ -- 
“ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ 


 '€ (2617, 





ਮੇਲਿਓ -- ।. ਇਕਨਾ ਕਰ ਦਿਤਾ; ਵੇਖੋ “ਮੇਲਿ” 
(1) 
2. ਮਿਲਾਇਆ, ਵੇਖੋ “ਮੇਲਿ” (4) 
3. ਪਾਇਆ (ਭਾਵ) 
“ਕਬੀਰ ਥੋਰੈ ਜਲਿ ਮਾਛੂਲੀ ਝੀਵਰਿ ਮੇਲਿਓ 
-- ਸਲੋ ਕਬ, ੪੯ : ੧ (1367) 
ਮੇਲਿਓਨੁ -- ਮਿਲਾਇਆ 


_“ਡਾਣੈ ਸਤਿਗੁਰੁ ਮੋਲਿਓਨ ਭਾਣੈ ਸਚੁ 


ਧਿਆਇਆ। ” 
- ਮਾਰੂ ੩, ਵਾਰ ੨੧ : ੨ (1093) 
ਮੇਲਿਅਨੁ -- ਮਿਲਾਏ 
-- ਸਿਰੀ ੩, ੪੯, ੩ : ੨ (32) 
ਮੇਲਿਆ -- ਮਿਲਾਇਆ 
“ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ 
ਜਾ -- ਸਿਰੀ ੫, ੮੧, ੩ : ੨ (46) 
ਹੋਰ ਰੂਪ -- ਮੇਲਿਐ - 
“ਸਚਿ ਰਤੇ ਗੁਰਿ ਮੋਲਿਐ ਸਚੇ ਸਚਿ 
ਸਮਾਇ। ”.(ਮਿਲਾ ਦੇਵੇ) 
-- ਸਿਰੀ ੧, ੨੧, ੩ : ੩ (22) 
ਮੇਲਿਹਿ -- ਮਿਲਾਉਂਦਾ ਹੈ 
“ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ। ” 
-- ਮਾਝ ੩, ਅਸ ੨੨, ੬ : ੨ (122) 


-- ਵਡ ੫, ੯, ੨ : ੧ (564) 


੨੩, €੧ ੫ 


ਮੇਲਿਮੁ =- ਮੈਨੂੰ ਮੇਲ ਕੇ 
“ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ 
ਦਿਤਮੁ ਮਿਲਾਇ। ” 
-- ਮਾਰੂ ੧, ਅਸ ੧੦, ੧੯ : ੨ (1015) 
ਮੇਲੀ - ।. ਮਿਲਾਈ 


“ਸਤਿਗੁਰਿ ਮੇਲੀ ਭੈਵਸੀ ਨਾਨਕ ਪ੍ਰੇਮੁ ਸਖਾਇ। ” 
-- ਸਿਰੀ ੧, ਅਸ ੨, ੮ : ੩ (54) 
2. ਮੇਲ (ਪਿਆਰ) ਵਾਲੀ ਰੇ 





“ਸੁਣਿ ਸਖੀ_ਸੁਹੇਲੀ ਜੀਅ ਕੀ ਮੋਲੀ ਗੁਰ ਕੈ 
ਸਬਦਿ ਸਮਾਓ। ? 
-- ਗਉਂ ੩, ਛੰਤ ੧, ੨ : ੪ (243) 
3. ਮਿਲਣ ਵਾਲੇ ਭਾਵ ਸੰਗੀ, ਸਾਥੀ, ਸਜਣ 
ਰਿ 


ਦੇ ਆਸਾਂ ੫, ੮2, ੩ : ੩ (392) ` 


“ਹਰਿ ਭਗਤਾ ਨਾ ਮੇਲੀ ਸਰਬਤ ਸਉ ਨਿਸੁਲ 
ਜਨ ਟੰਗ ਧਰਿ।” 
-- ਸਿਲਾ ੪, ਵਾਰ ੨ : ੩ (849) 
4. ਪਾਈ 
ਸਭ ਬਿਸਰਾਈ। ” 
` ਮਾਰੂ ੯, ੨, ੧ : ੧ (1008) 
ਹੋਰ ਰੂਪ -- ਮੇਲੀ -- 
“ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ 
ਮੇਲੀ ਚਾਰਿ।” 
- ਸਲੋ ਕਬ, ੧੪੫ : ੧ (1372) 
ਮੇਲੀਅਹਿ -- ਇਕਠੇ ਕਰੀਏ 
“ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ 
ਰੋਇ।”” _ -- ਸਿਰੀ ੧, ਅਸ ੧, ੨ : ੨ (53) 
ਮੋਲੀਆ -- ਮੇਲ ਦਿਤਾ, ਮਿਲਾਪ ਕਰਾ ਦਿਤਾ 


ਮੀਤ। ” _-- ਜੈਤ ੫, ਛੰਤ ੧. ੧ੋਸ : ੨ (703) 
ਹੋਰ ਰੁਪ -- ਮੇਲੀਐ -- 
“ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ 
ਪਤੀ ਆਇ। ” (ਮਿਲਾਈਏ) 
- ਸਿਰੀ ੧, ਅਸ ੧੧, ੧੦ : ੧ (60) 
ਮੇਲੁ -- 1. ਮਿਲਾਪ 


“ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੂ। ” 
- ਆਸਾ ੪, ਸੋਪੁ ੨,੨:੪(1।) 
2. ਸੰਗਤ ਰ 
“ਆਉ ਸਖੀ ਹਰਿ ਮੇਲੁ ਕਰੇਹਾ।” (ਸਤਸੰਗਤ) 
-- ਮਾਝ ੪, ੩, ੨ : ੧ (95) 
3. ਸੰਜੋਗ, ਇਕੱਠ 
“ਪਉਣੈ ਪਾਣੀ ਅਗਨੀ ਕਾ ਮੇਲੁ ।” 


-- ਗਉ ੧, ੪, ੧: ੧ (152) 


“ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ।” 





1984 ਮੇਲੇ 





(ਸੰਜੋਗ) 

- ਗਉ ੧, ਅਸ ੧੭, ੮ : ੨ (229) 
4. ਸੰਬੰਧ ਰ੍ 
“ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ 
ਮੋਲੁ।  -- ਆਸਾ ੧, ੩੨, ੧ : ੨ (358) 

ਮੇਲੇ -- ਮਿਲਾਏ, ਮਿਲਾਪ ਕਰਾਏ 
“ਜਿਸ ਨੇ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ 
ਜਾਉ।” -- ਸਿਰੀ ੪, ੬੪, ੪ : ੧ (39) 


- ਮਾਝ ੫, ੫੦, ੨ : ੩ (109) 
"ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ 
ਕਿਰਪਾ ਧਾਰਿ।” (ਮੇਲ ਲਵੇ) 
- ਗਉ ੪, ੪੯, ੧“ : ੨ (167) 
_'ਕਬ ਕੋਉ ਮੋਲੈ ਪੰਚ ਸਤ ਗਾਇਣ ਕਬ ਕੋ 
ਰਾਗ ਧੁਨਿ ਉਠਾਵੈ। ” (ਭਾਵ ਸੁਰ ਕਰੇ) 
-- ਆਸਾ 8, ੬੨, ੨ : ੧ (365) 
"ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ 
ਕਰ ਮੇਲੈ।”` (ਭਾਵ ਹਥ ਪਾਉਣੋਂ) 
- ਮਲਾ ੫, ੨, ੨ : ੧ (1266) 
"ਸਭ ਤਨੁ ਮਨੁ ਅਰਪਉ ਅਰਪਿ ਅਰਾਪਉ 
ਕੋਈ ਮੇਲੈ ਪ੍ਰਭ ਮਿਲਥੇ।” (ਮਿਲਾਏ) 
-- ਕਲਿ ੪, ੩, ੩ : ੨ (1320) 
ਵੀ... ਸੈ 
“ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾਹੈ 
ਸ਼ਰਸੀ।”” (ਮਿਲਾਪ) ਰ੍ 
_ - ਤੁਖਾਂ ੧, ਬਾਰਾ ੧੨ : ੩ (1109) 
'ਅਸੀਸਾ ਦੇਵਹੋਂ ਭਗਤਿ ਕਰੇਵਹੋ ਮਿਲਿਆ 
ਕਾ ਕਿਆ ਮੇਲੋ।”” (ਮਿਲਾਣਾ ਹੈ) 


ਮੇਵਾ 1985 


ਮੈਗਲਹਿ 





-- ਵਡ ੧, ਅਸ ੫. ੨ : ੩ (582) 
ਮੇਵਾ -- (ਫਾ. ਮੇਵਾ) ਫਲ, ਸੁਕਾਇਆ ਹੋਇਆ 
“ਭਾਰ ਅਨਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ।”” 
- ਮਾਂਝ ੧, ਵਾਰ ੯ੰਸ, ੧, ੨ : ੧ (142) 
“ਜਉ ਗੁਰ ਦੇਉ ਸਭੈ ਬਿਖੁ ਮੇਵਾ।” (ਭਾਵ ਅੰਮ੍ਰਿਤ) 
-- ਭੈਰ ਨਾਮ, ੧੧, ੭ : ੪ (1167) 
ਮੇਵਾਰਾ -- ਮਾਲਕ ਉਸ ਦੇ ਅੱਠ ਪੁੱਤਰਾਂ ਵਿਚੋਂ 
ਇਕ, ਬਾਕੀ ਸਤ ਹਨ : ਮਾਰੂ, ਮਸਤ 
“ਮਾਰੂ ਅਸਤ ਅੰਗ ਮੇਵਾਰਾ। ” 
ਰ - ਰਾਗ ੧ : ੧੯ (1430) 
ਮੇਵੇ -- ਫਲ 
“ਸਗਲ ਮੇਵੇ ਸੁੰਦਰ ਬਾਗੀਚੇ।” 
-- ਗਉ ੫, ੮੧, ੩ : ੨ (179) 
ਮੈ - ।. ਮੈਨੂੰ 
“ਸਭਨਾ ਜੀਆ ਕਾ ਇਕੁ ਦਾਤਾ ਸੋ ਸੈ ਵਿਸਰਿ ਨ 
ਜਾਈ।” -- ਜਪੁ ੧, ੫ : ੧੧ (2) 
“ਮੈ ਏਹਾ ਆਸਾ ਏਹੋ ਆਧਾਰ।” 
- ਸਿਰੀ ੧, ੨੯, ੧" : ੪ (24) 
2. ਮੇਰਾ 
“ਸਭਿ ਗੁਣ ਤੇਰੇ ਮੈ ਨਾਹੀ ਕੋਇ।” 


- ਜਪੂ ੧, ੨੧:੫(4) 


“ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ।” 


(ਮੇਰਾ) ੍ 
- ਆਸਾ ੧, ਅਸ ੧੪, ੧ : ੨ (418) 

3. ਰੂਪੀ, ਸਮਾਨ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ 


ਮੰਡਲ ਜਨਕ ਮੌਤੀ। ” 
-- ਧਨਾ ੧, ਸੋਹ ੩, ੧ : ੧ (13) 
4. ਮੈਂ ਰ੍ 
“ਸੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ 
ਥਾਉ।””  -- ਸਿਰੀ ੧, ੧, ੧": ੨ (14) 
ਹੋਰ ਰੂਪ -- ਮੈਂ - 
“ਮੈਂ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ 
ਮਿਲਾਵੈ ਮਾਇ।” 





- ਮਾਰੂ ੪, ੩, ੨ : ੧ (996) 
5. ਵਿਚ, ਭੀਤਰ 
"ਦਸ ਅਨਾਰ ਮੈ ਅਪਰੰਪਰੋ ਚੀਨੈ ਕਹੈ ਨਾਨਕ 
ਇਵ ਏਕੁ ਤਾਰੈ।” 
- ਸਿਰੀ ੧, ੨੬, ੩ : ੨ (23) 
“ਅਹਿ ਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ 
ਗੁਨ ਗਾਵੈ” 
-- ਗਉ ੯, ੩, ੧" : ੨ (219) 
ਹੋਰ ਰੂਪ - ਮੈ - 
“ਇਨ ਸੈਂ ਕਛੁ ਤੇਰੋ ਰੇ ਨਾਹਿਨ ਦੇਖੋ ਸੋਚ 
ਬਿਚਾਰੀ।” (ਵਿਚ) 
- ਗਉ ੯, ੮, ੧: ੨ (220) 
6. (ਫਾ. ਮੈ) ਮੱਧ, ਨਸ਼ਾ, ਸ਼ਰਾਬ 
"ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ` 
ਜੋ ਬਨਿ ਮੈ ਮਤਿ।” 
- ਸਿਰੀ ੧, ਪਹ ੨, ੨ : ੧ (75) 
“ਸੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ 
ਆਵਏ । ” 
-- ਗਉ ੧, ਛੰਤ ੧, ੧ : ੫ (242) 
7. ਅਭਿਮਾਨ, ਹਉਮੈ 
“ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਸੈ 
ਮੋਰ।” -- ਗਉ ੫, ਬਾਅ ੯ਸ : ੨ (251) 
“ਨਾ ਹਉ ਭੁਲੀ ਨਾ ਹਉ ਚੁਕੀ ਨਾ ਸੈ ਨਾਹੀ _ 
ਦੋਸਾ।” 
- ਰਾਮ ੫, ਵਾਰ ੬ਸ, ੫, ੧ : ੬ (959) 
8. ਵਿਆਪਕ 
“ਹੇ ਪੂਰਨ ਤੇ ਸਰਬ ਮੈ ਦੁਖ ਭਜੰਨ ਗੁਣਤਾਸ। ” 
-- ਗਉ ੫, ਬਾਅ ੫੫ : ੨ (261) 
ਮੈਕੁ - ਮੈਨੂੰ 


“ਹਭਿ ਗੁਣ ਤੈਡੇ ਨਾਨਕ ਜੀਉ ਸੈਕੂ ਥੀਏ ਮੈ 
ਨਿਰਗੁਣ ਤੇ ਕਿਆ ਹੋਵੈ।” ___ 
-- ਰਾਮ ੫, ਵਾਰ ੧੬ਸ, ੫, ੧ : ੧ (964) 
ਮੈਗਲ -- ਹਾਥੀ 
"ਮਨੁ ਮੋ ਮਤੁ ਮੈਗਲ ਮਿਕਦਾਰਾ। ” 
` - ਗਉਂ ੩, ੨੫, ੨ : ੩ (159) 
ਮੈਗਲਹਿ -- ਹਾਥੀ ਦਾ 
“ਸੈਗਲਹਿ ਕਾਮੇ ਬੰਧੁ ।” 





੪ 


ਮੈਗਲੁ 1986 ਮੈਲਾਗਰ 
- ਬਿਲਾ ੫, ਅਸ ੨, ੮ : ੩ (੧38) । ਮੈਦਾ -- (ਫਾ. ਮੈਦਾ) ਬਾਰੀਕ ਕੀਤਾ ਹੋਇਆ 





ਮੈਗਲੂ -- ਹਾਥੀ ਅੰਨ, ਬਾਰੀਕ ਆਟਾ 

“ਮਨੁ ਸੈਗਲੁ ਸਾਕਤੁ ਦੇਵਾਨਾ।” (ਅਹੰਕਾਰ ਨਾਲ) | “ਕਿਆ ਮੋਵਾ ਕਿਆ ਘਿਉ ਗੁੜੁ ਮਿਠਾ ਕਿਆ 
-- ਆਸਾ ੧, ਅਸ ੮, ੧: ੧ (415) ਮੈਦਾ ਕਿਆ ਮਾਸੁ।” 

ਮੈਜਨ -- ਤੋਤਾ -- ਮਾਝ ੧, ਵਾਰ ੧੦ਸ, ੧, ੨ : ੩ (142) 


'“ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ।”' | ਮੈਦਾਨੁ -- (ਫਾ. ਮੈਦਾਨ) ਪਧਰੀ ਸਤਹ, ਖੁਲੀ ਥਾਂ 
- ਸੂਹੀ ੧. ੩, ੪ : ੧ (729) | "ਫਰੀਦਾ ਮਨ ਮੈਢਾਨੁ ਕਰਿ ਟੋਇ ਟਿਬੇ ਲਾਹਿ।” 


('ਸ਼ਬਦਾਰਥ” ਤੇ 'ਗੁਰ ਗਿਰਾਰਥ” ਇਥੇ ਅਰਥ -- ਸਲੋ ਫਰ, ੭੪ : ੧ (1381) 
“ਮੇਰੇ” ਕਰਦੇ ਹਨ) ਮੈਨ -- ਮੋਮ, ਵੇਖੋ 'ਮੈਣ” 
ਮੈਡੜੇ -- ਮੇਰੇ “ਮੈਨ ਦੰਤ ਨਿਕਸੇ ਗੁਰ ਬਚਨੀ ਸਾਰੂ ਚਬਿ ਚਬਿ 
“ਸੁਣਿ ਸਜਣ ਜੀ ਮੈਡੜੇ ਮੀਤਾ ਰਾਮ।” ਹਰਿ ਰਸੁ ਪੀਜੈ।” 
- ਵਡ ੫. ਛੰਤ ੧, ੨ : ੧ (576) -- ਕਲਿ ੪, ਅਸ ੩, ੩ : ੨ (1324) 
ਸੈਡਾ - ਮੇਰਾ ਮੈਨੋ - ਮੈਨੂੰ 


“ਤੂੰ ਕਰਤਾ ਸਚਿਆਰੁ ਸੈਡਾ ਸਾਂਈ।” (ਮੇਰਾ) | “ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ 
- ਆਸਾ ੪, ੨, ੧“:੧(11) ਮੈਨੋ ਲਏ ਛਡਾਈ। ” 


ਹੋਰ ਰੂਪ -- ਸੈਡਿਆ -- - ਵਡ ੪. ਵਾਰ ੫ : ੩ (588) 
"ਤੂ ਚਉ ਸਜਣ ਸੈਡਿਆ ਛੇਈ ਸਿਸੁ | ਸੈਮਤੁ -- ਸ਼ਰਾਬ ਦਾ ਮਤਾ (ਮਸਤ) 
ਉਤਾਰਿ।” (ਮੇਰਿਆ) “ਮਨੁ ਸੈਮਤੁ ਮੈਗਲ ਮਿਕਦਾਰਾ।”? (ਭਾਵ 
- ਮਾਰੂ ੫, ਵਾਰ ੧ਸ, ੫, ੧ : ੧(1094) | ਅਹੰਕਾਰੀ) _-- ਗਉ ੩, ੨੫, ੨ : ੩ (159) 
ਸੈਡੀ - _ । ਮੈਲ -- ਮਲ/ਮਲੀਨਗੀ ਨਾਲ 
"ਹਿਕਸੁ ਕੰਤੈ ਬਾਹਰੀ ਸੈਡੀ ਵਾਤ ਨ ਪੁਛੈ | -ਸ਼ਿਨੂ ਗੁਰ ਮੈਲ ਮਲੀਨ ਅੰਗੁ।” 
-ਕੋਇ।” (ਮੇਰੀ) ਸਾ 


-- ਬਸੰ ੧, ੫, ੨ : ੨ (1169) 
- ਮਾਰੂ ੫. ਵਾਰ ਤਸ, ੫, ੧ : ੨ (095) | ਜੇਲਾਂ -- ।_ ਮਲੀਨ, ਗੰਦਾ, ਅਪਵਿੱਤਰ 

ਮੈਡੇ - “ਨਿਰਮਲ ਬੈੱਲਾ ਤ 3 ਤੇ ਹੋਇ।” 

_ ਸਦ ਸਿ : ਨ ਥੀਐ ਸਬਦਿ ਰਤੇ ਪਤਿ ਹੋਇ। 

ਪਿਰ 46੫ ਮੇਰੋ ਪਿਆਰੇ - ਸਿਰੀ ੧, ੧੫, ੩ : ੩ (19) 

ਚਾਤ੍ਰਿਕ ਬੂੰਦ ਜਿ ਰਿ, “ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਸੈਲਾ ਕਰੇ ਨ 








ਮੋੜ -- ੍ ਰ੍ 
ਹਉ ਦੂਝਦ ਸਵਾ ਹੈ ਮਹ ਨ ਰਾਮ ੫, ਪਸ, ੫, ੧ : ੩ (956) 
(ਮੇਰੇ) “ਨਾ ਉਸੁ ਮੈਲੁ ਨ ਹਮ ਕਉ ਸੈਲਾ। ” 
-- ਕਾਨ ੪, ਵਾਰ ੧੫ੰਸ, ੪, ੧: ੧ (1316) -- ਆਸਾ ੫, ੮੩, ੨ : ੩ (391) 
ਸੈਣ - ਮੋਮ ਮੈਲਾਗਰ -- ਚੰਦਨ 
“ਸੈਣ ਕੇ ਦੰਤ ਕਿਉ ਖਾਈਐ ਸਾਰੂ।” “ਸੈਲਾਗਰ ਬੇਰ੍ਹੇ ਹੈ ਕੁਇਅੰਗਾ।” 
- ਰਾਮ ੧, ਸਿਗੋ ੪੫ : ੧ (943) `-- ਗੁਰ ਰਵਿ, ੧. ੨ : ੧ (525) 
ਮੈਥੈ -- ਮੇਰੇ ਪਾਸ, ਮੇਰੇ ਕੋਲ ਹੋਰ ਰੁਪ -- ਮੈਲਾਗਰੁ -- 


“ਸਰਪਰ ਸੈਂਥੈ ਆਵਣਾ ਮਰਣਹੁ ਨ ਡਰਿਆਹੁ। ” ਰ “ਸਤਿਗੁਰ ਨਾਮੁ ਦਿਨਾਏ ਅਤਿ ਮੀਠਾ ਸੈਲਾਗਰੁ 


ਕਣ ੧੧੧੭ ਲੀ 
ਸਲੋ ਫਰ, ੯੩ : ੨ (1382) ਮਲਗਾਰੇ। 


੨੩. 


ਮਲਾਣਾ 


- ਨਟ ੪, ਅਸ2,੧: ੧ (9੧1) 
ਮੈਲਾਣਾ -- ਮੈਲ 
“ਦਿਲ ਦਰੀਆਉ ਧੋਵਹੁ ਮੈਲਾਣਾ। ” 
- ਮਾਰੂ ੫, ਸੋਲਾ ੧੨, ੧੧ : ੨ (084) 
ਮੈਲਿਆ =- ਮੈਲੇ ਹੀ 
“ਨਾਨਕ ਬਿਨੁ ਨਾਵੈ ਸੈਲਿਆ ਮੁਏ ਜਨਮੁ ਪਦਾਰਥੁ 
ਖੋਇ।” - ਸਲੋ ੩, ੨੦ : ੪ (1415) 
ਹੋਰ ਰੂਪ -- ਮੈਲਿਐ -- 


ਪੀਆ। ” (ਮੈਲਾ ਰਹਿਆਂ) 
`-- ਸੂਹੀ-੧, ਛੰਤ ੫, ੨ : ੨ (766) 
ਮੈਲੀ -- ਮਲੀਣ, ਅਪਵਿਤਰ, ਗੰਦੀ 
“ਮਨਮੁਖ ਸੈਲੀ ਕਾਮਣੀ ਕੁਲਖਣੀ ਕੁਨਾਰਿ।” 
- ਸਿਰੀ ੪, ਵਾਰ ੧੭ਸ, ੩, ੧ : ੧ (69) 
'ਸਬ/ਦ ਧੋਪੈ ਤ ਹਛੀ ਹੋਵੈ ਫਿਰਿ ਮੈਲੀ ਮੂਲਿ ਨ 
ਹੋਈ ਹੇ।”” 
- ਮਾਰੂ ੩, ਸੋਲਾ ੨, ੧੦ : ੩ (1045) 


“ਫਰੀਦਾ ਮੈ ਭੋਲਾਵਾ ਪਗਦਾ ਮਤੁ ਮੈਲੀ ਹੋਇ 


ਜਾਇ।” -- ਸਲੋ ਫਰ, ੨੬ : ੧ (1379) 
ਮੈਲੁ -- ਗੰਦ, ਮਲੀਣਤਾ 
ਬਿਨੁ ਗੁਰ ਮੈਲੂ ਨ ਉਤਰੈ ਬਿਨੁ ਹਰਿ ਕਿਉ ਅਰੁ 
ਵਾਸੂ।” - ਸਿਰੀ ੧, ੧੨, ੪ : ੧(18) 
ਮੈਲੂ -- ਮੈਲ ਨੇ, ਮਲੀਨਤਾ ਨੇ 
“ਮੈਲੂ ਕੀਨੋ ਸਾਬੁਨੁ ਸੂਧੁ।” 
-= ਰਾਮ ੫, ੫੪, ੨ ? ੨ (900) 
ਮੈਲੇ -- ਮਲੀਨ, ਗੰਦੇ 
-- ਸਿਰੀ ੩, ੪੦, ੩ : ੧ (29) 
ਹੋਰ ਰੂਪ -- ਮੈਲੈ -- 
"ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ 
ਜਾਇ।” (ਮਲੀਨ) 
-- ਸਿਰੀ ੩, ੬੪, ੨ : ੧ (39) 
ਸੈਲੋ -- 


“ਜਗੁ ਮੈਲਾਂ ਸੈਲੋ ਹੋਇ ਜਾਇ।”” (ਮਲੀਨ) 
- ਧਨਾਂ ੩, ੪, ੧ : ੧ (664) 
ਸੈਲ -- 
“ਮੈ ਸੈਲੋਂ ਉਜਲੁ ਸਚੁ ਸੋਇ।”” (ਮਲੀਨ) 


1987 








<ਯ 


ਮਹਣ 


- ਪ੍ਰਭਾ ੧, ੧੨, ੩ : ੧ (1330) 
ਮੋ - ।. ਅੰਦਰ, ਵਿਚ 
“ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ 
ਮੋ ਧਰੂ ਰੇ।” -- ਗਉ ੯, ੯, ੧: ੧ (220) 
2. ਮੇਰੇ 
“ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਧੈ ਮੋ 
ਮਾਹੀ।” -- ਰਾਮ ਕਬ, ੮, ੪ : ੧ (971) 
3. ਮੈਂ 
“ਸੋ ਗਰੀਬ ਕੀ ਕੋ ਗੁਜਰਾਵੈ।”” 
- ਭੈਰ ਕਬ, ੧੫, ੧“ : ੧ (1161) 
ਮੋਆ - ਮੌਤ 
''ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ 
ਮੋਆ।” - ਬਸੰ ੫, ਵਾਰ ੨ : ੪ (1193) 
ਮੋਇਆ -- ਮਰਨ ਤੇ, ਮੌਤ ਉਪਰੰਤ 
- ਮਲਾ ੧, ਵਾਰ ੨੦ਸ, ੧, ੧ : ੮ (1287) 
ਮੋਹ -- ਸਨੇਹ, ਮੋਹ, ਲਗਾਓ 
ਡੂਬੀਅਲੇ। ” -- ਆਸਾ ੧, ਸੋਪੁ ੩, ੧ : ੨ (12) 
ਹੋਰ ਰੂਪ -- ਮੋਹੰ - 
ਮਨ ਸੋਹੰ।” (ਮੋਹਿਆ ਗਿਆ) 
-- ਸਾਰ ੫, ੩੭, ੧“ : ੨ (121) 
“ਭਰਮ ਸੋਹੰ ਮਾਨ ਅਪਮਾਨੰ ਮਦੰ ਮਾਇਆ 
ਬਿਆਪਿਤੰ। ” (ਮੋਹ) 
=- ਸੋਸ ੫. ੪2 : ੨ (1357) 
ਮੋਹਹ -- ਮੋਹ ਲਈਏ 
“ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ 
ਸਾਧੂ ਮੰਤੈ।” 


- ਗਉ ੫, ਛੰਤ ੪, ੧ : ੨ (249) 


ਹੋਰ ਰੂਪ -- ਮੋਹਹਿ - 
ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ। ” (ਮੋਹੰਦਾ 
ਹੈ) _-- ਮਾਝ ੩, ਅਸ ੨੭, ੨ : ੧ (125) 


ਮੋਹਣ -- ਮੋਹੇ ਜਾਣ ਤੇ (ਦਰਪਣ), ਮੂੰਹਾਂ ਨੂੰ (ਮਹਾਨ 
ਕੋਸ਼) ਮੂੰਹ (ਸ਼ਬਦਾਰਥ) 

“ਆਢੂ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ 

ਮੋਹਣ ਮੁੰਦਣਿ ਪਈ।” (ਭਾਵ ਮੂੰਹੋਂ ਬੋਲ ਨ 


ਮੋਨਣੀ 
ਸਕੇ) 
ਮੋਹਣੀ -- ।. ਮੋਹ ਲੈਣ ਵਾਲੀ 
“ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ।” 
-- ਸਿਰੀ ੧, ੧, ੨ : ੨ (14) 
“ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ। ” 
(ਭਾਵ ਮੋਹ ਲੈਣ ਵਾਲੀ ਮਾਇਆ) 
ਰ੍ - ਸੂਹੀ ੧, ਅਸ ੫. ੧" : ੨ (752) 
ਹੋਰ ਰੂਪ -- ਮੋਹਣੀਆ -- 
ਨਾਨਕ ਸਭੋ ਜਾਉ।” (ਮੋਹ ਲੈਣ ਵਾਲੀਆਂ 
ਇਸਤ੍ਰੀਆਂ) 
-- ਮਾਝ ੧, ਵਾਰ ੯ਸ, ੧, ੪ : ੨ (142) 
ਮੋਹਣੀਐ -- 
ਲਇਆ। ” (ਮੋਹ ਲੈਣ ਵਾਲੀ ਇਸਤ੍ਰੀ ਨੇ) 


- ਸੂਹੀ ੧, ਛੰਤ ੪, ੧ : ੪ (765) 


ਮੋਹਤ -- ।. ਮੋਹ ਦਾ 
“ਤਮ ਅਗਿਆਨ ਮੋਹਤ ਘੁਪ।” 
-- ਬਿਲਾ ੫, ਅਸ ੨, ੨ : ੨ (835) 
2. ਮੋਹਿਆ ਰਹਿਣਾ 
` “ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ 
ਖਾਤ। ' - ਕੇਦਾ ੫..੭, ੨ : ੧(।।20) 
ਮੋਹਨ -- ਮੋਹ ਲੈਣ ਵਾਲਾ, ਪਿਆਰਾ 
ਨ ਕਾਮਾ।'' -- ਗਉ ੫, ੧੬੨, ੩ : ੧ (215) 
“ਮੋਹਨ ਲਾਲ ਅਨੂਪ ਸਰਬ ਸਾਧਾਰੀਆ।” (ਮੋਹ 
ਲੈਣ ਵਾਲਾ ਹਰੀ) 
-- ਗਉਂ ੫, ੧੨, ੩ : ੧ (241) 
“ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ।” 


- ਗਉ ੫, ਛੰਤ,੨>, ੧ : ੧ (248). 


(ਕਈ ਟੀਕਾਕਾਰ ਇਥੇ ਗੁਰੂ ਅਮਰਦਾਸ ਜੀ ਦੇ 
ਹਨ) 
ਹੋਰ ਰੂਪ -- ਮੋਹਨਾ - 
ਲਾਇ ਦੀਨ ਦਇਆਲ ਮੋਹਨਾ। ” (ਮੋਹ ਲੈਣ 
ਵਾਲਾ) _-- ਕਾਨ ੫, ੩੮, ੨ : ੧ (1305) 


1988 


- ਤੁਖਾ ੪, ਛੰਤ ੪, ੫: ੩(1116)' 





- ਜਪੁ ੧, ੨੭ : ੧੧ (6) 
"ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ 
ਸਮਾਏ।” (ਮੋਹਨ ਨੇ) 
-- ਗਉਂ ੩, ਛੰਤ ੩, ੧ : ੨ (245) 
ਆਇਓ ਲਾਭੁ ਲਾਭਨ ਕੈ ਤਾਈ ਮੋਹਨਿ 
ਠਾਗਉਰੀ ਸਿਉ ਉਲਝਿ ਪਹਾ।” (ਮੋਹ ਲੈਣ 
ਵਾਲੀ ਮਾਇਆ) 


- ਸਾਰ ੫, ੪, ੨ : ੧ (1203) 
ਮੋਹਨਿਆ -- ਮੋਹ ਰਖਿਆ ਹੈ 
ਮੋਹਨਿਆ।” 
- ਰਾਮ ੫, ਛੰਤ ੧, ੨ : ੪ (924) 
ਮੋਹਨੀ -- ਮੋਹ ਲੈਣ ਵਾਲੀ, ਮਾਇਆ 
“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ 
ਨਾਹੀ ਰੂਚ ਚਸੂਆ।”” 
- ਗਉ ੫, ੧੨੭”, ੩ : ੨ (206) 
"ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ।” (ਮੋਹ 
ਲੈਣ ਵਾਲੀ ਮਾਇਆ) ਰ 
- ਆਸਾ ੫, ੩੯, ੨ : ੧ (380) 
ਮੋਹਨੁ -- ਮੋਹ ਲੈਣ ਵਾਲੇ, ਸੁੰਦਰ 
“ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ।”” 
- ਗਉ ੫. ਛੰਤ ੩, ੩ : ੪ (249) 
“ਮੋਹਨੁ ਪ੍ਰਾਨ ਮਾਨ ਰਾਗੀ ਲਾ।” (ਹਰੀ) 
- ਗੂਜ ੫, ੧੩, ੧" : ੧ (496) 
“ਪੇਖਿਉ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ 
ਭਰੀ।”” (ਪ੍ਰਭੂ) ਰ 
- ਬਿਲਾ ੫, ੯੩, ੨ : ੧ (823) 
ਹੋਰ ਰੂਪ -- ਮੋਹਨੋ -- 
ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ।” 
-- ਕਾਨ ੪, ਵਾਰ ੧੧ : ੫ (1317) 
ਮੋਹਰੀ -- ਗੁਰੂ ਅਮਰਦਾਸ ਜੀ ਦਾ ਛੋਟਾ ਸਪੂਤਰ 
“ਮੋਹਰੀ ਪੁਤੁ ਸਨਮੁਖ ਹੋਇਆ ਰਾਮਦਾਸੈ ਪੈਰੀ 
ਪਾਇ ਜੀਉ।” 


ਮੋਹਰੀਆ 1989 ਰ ਮੋਹਿਓ 
- ਰਾਮ ਸੁੰਢ, ਸਦ ੨੬ : ੨ (924) | 2. ਮੋਹ ਵਿਚ, ਸਨੇਹ ਵਿਚ 








ਮੋਹਰੀਆ -- ਮੋਹ ਇਕਿ 
“ਮਿਥਨ ਮੋਹਰੀਆ। ” ਮੋਹਿ ਮਨੂਰੁ। ” 
- ਬਿਹਾ ੫, ੧, ੨ : ੧ (537) - ਸਿਰੀ ੧, ੧੫, ੧ : ੧ (19) 
ਮੋਹੜਾ -- ਮੋਹ “ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ 
“ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ।” ਸਚੁ ਧਿਆਇ।” (ਮੋਹ ਸਦਕਾ/ਕਰਕੇ) 
-- ਰਾਮ ੫, ਵਾਰ ੪ਸ, ੫, ੨ : ੪ (958). - ਸੂਰੀ ੩, ਅਸ ੩, ੨੯ : ੨ (756) 
ਮੋਹੜਿਆ - ਮੋਹਿਆ ਹੋਇਆ 3. ਮੈਂ ਇਿ 
ਕਦ ਹੀ ਸੁਰਤਿ ਨਲ ਧੀਆ ਮਾਇਆ ਰਿ ਲਤ ਰਿ 
ਮੰ ਆਂ ੭ “ ) -- ਗੋਂਉੁ ੫, ੮2, & ? ੧ 
ਰਿ ਤੀ ਤਤ ਰੂਪਰੀਨ ਬੁਧਿ ਬਲ ਹੀਨੀ ਮੋਚਿ ( 
"ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਦੂਰ ਤੋਂ ਆਈ।” 
ਜੀਉ।” -- ਮਾਝ ੫, ੩੪, ੩ : ੩ (104) - ਗਉ ੫, ੧੧੮", ੧ : ੧ (204) 


4. ਮੇਰੇ ਉਪਰ 


ਮੋਹਾਸਾ -- ਮੋਹ, ਅਗਿਆਨ ਭਰੀ ਆਸਾ “ਕਰਿ ਜ਼ ਮੋਹਿ ਰਿ ਪਾਣਿ।” 





੬ ਬਿ << ਮ 
ਸਿ ਛੂਟਚਿ ਮਾਟੀ ਦੱਖੁ - _-- ਗਉ ੫, ੮੯, ੪ : ੧ (182) 
ਨੀਦ ਜਿ `__ “ਕਰਿ ਕਿਰਪਾ ਮੋਹਿ ਠਾਕੁਰ ਦੇਵਾ।” 
- ਮਾਰੂ ੫, ਸੋਲਾ ੨, ੧੦ : ੩ (1073) ਤਨ ਤੀ 
੨ _ ਫੋਰ ਵਿ ਰ ੧ ੨, ੪ : ੩ (137 
“ਜੇ ਮੋ ਰਿ ਸੀ 
ਜੋ ਮੋਹਾਕਾ ਘਰੁ ਮੁਹੇ ਘਰੁ ਮੁ “ਗੁਰ ਕਿਰਪਾ ਤੇ ਮੋਹਿ ਅਸਨਾਹਾ।” 
- ਆਸਾ ੧, ਵਾਰ ੧੭ਸ, ੧, ੧ : ੧ (472) -- ਗਉ ੫, ੧੦੯, ੨ : ੨ (187) 
““ਮਿਥਨ ਸੋਹਾਫਾ ਝੂਠੁ ਪਸਾਰਾ। ” ਦਇਆਲ।” 
- ਮਾਰੂ ੫, ਸੋਲਾ ੭, ੧ : ੨ (077) -- ਗਉ ੫, ੧੧੬", ੨ : ੨ (203) 
ਮੌਹਾਵਤ -- ਮੋਹੇ ਜਾਂਦਿਆ, ਠਗੇ ਜਾਂਦੇ __ .. ਮੋਹਿਤ (ਕੀਤਾ), ਭਰਮਾ (ਲਿਆ) 
"ਜਾ ਸਿਉਂ ਰਾਚਿ ਮਾਚਿ ਤੁਮੁ ਲਾਗੇ ਓਹ ਮੋਹਨੀ ਅਨ ਸੋਨੇ ਸੋਰਿ ਲੀਆ ਜੀਉ ਦੁਬਿਧਾ ਸਰਜਿ 
ਮੋਹਾਵਤ ਹੇ। ” ਰ੍ ਸਮਾਏ।” 
-- ਬਿਲਾ ੫, ੮੮, ੧" : ੨ (821) -- ਗਉ ੩. ਛੰਤ ੩, ੧ : ੨ (245) 
"ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਨਾ ਗੁਨ ਮਾਈ ਮੋਹਿ ਆਹੀ ਕਹੰਉ ਬੇਦਨ 
ਬੁਡੇ ਐਸੇ। ਰ ਹ ਕਾਹਿ।” (ਮੋਹਨ ਲਈ, ਭਰਮਾਉਣ ਲਈ) 
-- ਬਿਲਾ ੫, ੧੨੫, ੧ : ੨ (829) - ਮੱਲਾਂ ੫, ੨੪, ੧ : ੧ (1272) 
ਮੋਹਿ - ।. ਮੈਨੂੰ “ਕਾਹੇ ਰੇ ਮਨ ਮੋਹਿ ਮਗਨੇਰੈ।” (ਮੋਹ ਵਿਚ) 
“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੌ | -- ਕਾਨ ੫, ੩੪, ੧" : ੪ (1304) 
ਮੋਹਿ ਆਹੀ ਪਿਆਸਾ।” 7. ਮੇਰੇ ਤੋਂ 
, __ = ਧਨਾ ੧, ਸੋਹ ੩, ੪ : ੧ (13) “ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ 
“ਮੋਹਿ ਰੈਣਿ ਵਿਹਾਵੈ ਨੀਦ ਨ ਆਵੈ ਬਿਨ ਦੇਖੇ _ਮੋਹਿ।” -- ਸਾਰ ਨਾਮ, ੩, ੧ : ੧ (1252) 
ਗੁਰ ਦਰਬਾਰੇ ਜੀਉ।” | ਮੋਹਿਓ -- ਮੋਹਿਆ, ਮੋਹ ਲਿਆ 


- ਮਾਝ ੫, ੮, ਤੇ : ੩ (97) | “ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ 


ਬਕ 


1990 ਮੋਹੁ _ 





ਨਾਹੀ ਰੁਚ ਚਸੂਆ। ” 
-- ਗੋਉਂ ੫, ੧੨੭", ੩ : ੨ (206) 
ਹੋਰ ਰੂਪ -- ਮੋਹਿਓਹੁ -- 
“ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ 
ਸੁਣਿਓਹਿ।” (ਮੋਹਿਆ ਜਾਂਦਾ) 
- ਸਿਰੀ ੫, ਛੰਤ ੩, ੪੩ : ੨ (੧।) 


ਮੋਹਿਅੜੀ -- ਮੋਹੀ ਹੈ 
ਰਾਮ।” -- ਸੂਰੀ ੧, ਛੰਤ ੩, ੨ : ੨ (765) 


ਮੋਹਿਆ - ਮੋਹ ਲਿਆ, ਕਰਮ ਹੀ 
ਮਿਲਾਇ।” _ -- ਸਿਰੀ ੩, ੫੬, ੨ : ੧ (35) 


ਪਦੁ ਨਹੀ ਪਾਵੈ।” 
- ਗਉ ੯, ੮, ੩ : ੨ (220) 
ਮੋਹਿਤ -- ਮੋਹ ਕੇ, ਭਰਮਾ ਕੇ 
"'ਤਾਰ੍ਉ ਸੰਸਾਰੁ ਮਾਯਾ ਮਦ ਮੋਹਤਿ ਅੰਮ੍ਰਿਤ ਨਾਮੁ 
ਦੀ ਅਉ ਸਮਰਥੁ ।” 
-- ਸਵ ੪, ਮਥੁ ੭ : ੧ (1404) 
ਮੋਹਿਨਾ -- ਹੇ ਮੋਹ ਲੈਣ ਵਾਲੇ, ਹੋ ਮੋਹਨ 
ਤੂੰਹੀ ਮੋਹਿਨਾ।” 
- ਆਸਾਂ ੫, ੧੪੪, ੧ : ੧ (407) 
ਮੋਹਿਲੀ -- ਮੋਹੀ ਗਈ 
“ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ 
ਮੇਲ।”” _-- ਸਾਰ ੫, ੧੩੦, ੧ : ੩ (1229) 
ਮੋਹੀ -- । ਮੋਹੀ ਗਈ, ਭਰਮਾਈ ਗਈ 


“ਸਹਸ ਪਦ ਬਿਮਲ ਨਮ ਏਕ ਪਦ ਗੰਧ ਬਿਨ 


ਸਹਸ ਤਵ ਗੰਧ ਇਵ ਚਲਤ ਮੋਹੀ। ” 
- ਧਨਾ ੧, ਸੋਹ ੩, ੨ : ੨ (13) 
ਹ ਕਾਲਿ।” (ਠਗ ਲਈ) 
ਰ - ਵਡ ੩, ਛੰਤ ੩, ੧ : ੫ (569) 
2. ਮੇਰੇ 
“ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।” 
-_-- ਸਿਰੀ ਰਵਿ, ੧, ੧ : ੧ (93) 


“ਤੁ ਗੁਣ ਸਾਗਰੁ ਅਵਗੁਣ ਮੋਹੀ।” (ਮੇਰੇ ਵਿਚ) | 


- ਪ੍ਰਭਾ ੧, ਅਸ ੩, ੧" 
ਮੋਹੀਅਉ =- ਮੋਹੇ ਹੋਏ, ਫਸੇ ਹੋਏ 
“ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ 
ਸਰਨਿ ਪਰਿਓ ਗੁਰ ਭਾਗਿ।”? 
- ਜੈਤ ੫, ੫, ੧ : ੧ (701) 
ਮੋਹੀਆ -- ਮੋਹਿਆ ਹੋਇਆ 
“ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ 
ਪਾਇ।” 
-- ਆਸਾ ੩, ਅਸ ੩੦, ੩ : 2 (426) 
“ਵਣੁ ਤ੍ਰਿਵਿ ਤ੍ਿਭਵਣ ਭਏ ਹਰਿਆ ਦੇਖਿ ਦਰਸਨ 
ਮੋਹੀਆ।” (ਮੋਹਿਆ ਗਿਆ) 
- ਰਾਮ ੫, ਰੁਤੀ ੭ : ੪ (929) 
ਹੋਰ ਰੂਪ -- ਮੋਹੀਐ -- 
“ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ 
ਸੁਆਨੁ।” (ਮੋਹੇ ਜਾਈਦਾ ਹੈ) 
-- ਮਾਝ ੫, ਬਾਰਾ ੧੨ : ੩ (136) 
ਮੋਹੁ - ।. ਸਨੇਹ, ਮੁਹਬਤ, ਲਗਨ 
“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ 
ਸਾਰੁ।” - ਸਿਰੀ ੧, ੬, ੧ : ੧ (16) 
“ਅਬ ਮਨ ਏਕਸ ਸਿਉ ਮੋਹੁ ਕੀਨਾ।” (ਪਿਆਰ) 
- ਧਨਾ ੫, ੨, ੧ : ੧ (670) 
2. ਭਰਮ, ਭੁਲਾਣਾ 
“ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ 
ਮਾਇ।” -- ਸਿਰੀ ੫, ੭੬, ੧" : ੨ (44) 
“ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ 
ਆਇ।” (ਅਵਿਦਿਆ, ਅਗਿਆਨਤਾ) 
- ਵਡ ੪, ਵਾਰ ੧੯ਸ, ੩, ੧ ੩ (593) 
3. ਮੋਹ ਦਾ ਆਕਾਰ ਭਾਵ ਦ੍ਰਿਸ਼ਟਮਾਨ 
“ਸਭੋ ਸੂਤਕ ਜੇਤਾ ਮੋਹੁ ਆਕਾਰ।” 
- ਗਉ ੩. ਅਸ ੧, ੨ : ੧ (239) 
4. ਮੋਹ, ਪੰਜ ਵਿਕਾਰਾਂ ਵਿਚੋਂ ਇਕ 
ਸੰਗਤਿ ਤੇ ਤੂ ਰਹੁ ਰੇ।” 
- ਕੇਦਾ 8, ੨, ੧: ੧(11।ਨ) 


: ਦੇ (1343) 






-- ਸਵ ੪, ਗਯੰ ੧੧ : ੩ (1403) 
ਮੋਹੇ - ।. ਭਰਮਾਏ, ਆਕਰਸ਼ਤ ਕੀਤੇ, ਠਗੇ ਹੋਏ 
“ਸੁਰਿ ਨਰ ਗਣ ਗੰਧ੍ਹਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ 
ਲਾਈ।” -- ਸਿਰੀ ਕਬ, ੩, ੧ : ੨ (92) 
“ਤੈ ਗੁਣ ਦੀਸਹਿ ਮੋਹੇ ਮਾਇਆ।” (ਠਗੇ ਹੋਏ) 
-- ਮਾਝ ੩, ੩੩, ੧ : ੨ (129) 
“ਤਾ ਕੀ ਧੁਨਿ ਮੋਹੇ ਗੋਪਾਲਾ।” (ਆਕਰਸ਼ਤ 
ਕਰਦੀ/ਮੋਹੰਦੀ ਹੈ) 
-- ਗਉ ੫, ੧੦੪, ੨ : ੨ (186) 
2. ਮੋਹ ਨਾਲ 
“ਕੇਰੇ ਲਗਾ ਜਮ ਪੁਰਿ ਜਾਹਿ।” 
-- ਆਸਾ ੧, ੨੩, ੪ : ੨ (356) 
3. ਮੋਹ ਪਾ ਲੈਣ ਵਾਲੇ 
“ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ।” 
ਰ੍ ੨= ਬਿਹ ੫; ਛੱਤੇ: ੯੧ ਤੀ ੨ ਤੇ (੨) 
ਮੋਹੈ -- 1. ਮੋਹੰਦਾ ਹੈ 
(ਜਿਤ ਨਾਮਿ ਮੰਤਰ ਮਨ 
-- ਮਾਝ ੩, ਅਸ ੧੭,੫:5(119)। 
2. ਮੋਹ ਕਰਕੇ 
ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ।” 
-- ਗਉਂ ੧, ਅਸ ੧੫, ੧" : ੨ (227) 
3. ਮਸਤ ਹੋਵੇ, ਮੋਹਿਆ ਜਾਵੇ 
-- ਗਉ ੫. ਸੁਖ ੧੫, ੨ : ੧ (282) 
ਮੋਕਉ -- ਮੈਨੂੰ ਰ 
ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮੁ ਪਰਗਾਸਿ। ” 
- ਗੁਜ ੪, ਸੋਦ ੪, ੧" : ੧ (10) 
ਮੋਕਲਾ - ਖੁਲ੍ਹਾ 
“ਮੁਕਤਿ ਦੁਆਰਾ ਮੋਕਲਾ ਸਹਾਜੇ ਆਵਉ ਜਾਉ। ” 
- ਗੂਜ ੩, ਵਾਰ ੪ਸ, ਕਬ, ੧ : ੪ (509) 











- ਰਾਮੁ ੫, ਵਾਰ ੩ਸ, ੫, ੧ : ੧ (957) 

ਮੋਖ -- ਮੁਕਤੀ, ਛੁਟਕਾਰਾ, ਰਿਹਾਈ 
"ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ। ` 
-- ਸਿਰੀ ੧, ਅਸ ੧੪, ੫ : ੨ (62) 


0੩ 


199। 





“ਸਰਬ ਬੈਕੁੰਠ ਮੁਕਤਿ ਮੋਖ ਪਾਏ।” 
-- ਗਉ ੫, ਸੁਖ ੨੦, ੮ : ੧ (290) 


-- ਆਸਾ ੧, ਵਾਰ ੧੩ਸ, ੧, ੨ : ੧੪ (470) 
ਮੋਖ ਦੁਆਰ -- ਮੁਕਤੀ ਦਾ ਦੁਆਰ, ਮੁਕਤੀ ਦਾ 
ਦਰਵਾਜ਼ਾ 

“ਜੀਵਤ ਪਾਵਹੁ ਸੋਖ ਦੁਆਰ। ” 
ਰ -- ਗਉ ਕਬ, ਥਿਤੀ ੧ : ੩ (343) 
ਹੋਰ ਰੂਪ -- ਮੋਖ ਦੁਆਰਾ -- 

“ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ। ” 


-- ਮਾਝ ੩, ਅਸ ੧੧,੪੩੪: ੨ (115) 


<< 


“ਨਾਨਕ ਗੁਰਮੁਖਿ ਬੁਝੀਐ ਪਾਈਐ 
ਮੋਖਦੁਆਰੁ । ” 
-- ਸਿਰੀ ੩, ੩੬, ੫ : ੪ (27) 
ਮੋਖੁ - ਮੁਕਤੀ 
“ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ।” 
-- ਸਿਰੀ ੪, ਵਾਰ ੧੪ਸ, ੩, ੩ : ੯ (ਨਨੋ) 
ਮੋਚ -- ਮੋਚਨ ਵਾਲਾ, ਦੂਰ ਕਰਨ ਵਾਲਾ 
“ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ 
ਮੋਚ।” -- ਮਾਝ ੫, ਬਾਰਾ ੯ : ੮ (135) 
“ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ । ” 
- ਰਾਮ ੫, ਛੰਤ ੪, ੨ਸ : ੨ (926) 
ਮੋਚਨ - ਨਾਸ ਕਰਨ ਵਾਲਾ 
ਕਰਤ ਗ੍ਰਿਹ ਕੂਪ।” 
- ਸਾਰ ਨਾਮ, ੩, ੧" 
ਮੋਟਉ -- ਮੋਟਾ ਭਾਵ ਵਡਾ 
“ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ। ” 


- ਮਾਰੂ ੩, ਵਾਰ ੧੩ਸ, ੧, ੩ : ੧ (1090) 


2 ਕੇ (12527 


। ਸੋਟਾ -- ਵਡਾ, ਸਥੂਲ 


-- ਰਾਮ ੧, ਓਅੰ ੨੮ : ੮ (933) 
“ਮੋਟਾ ਨਾਉ ਧਰਾਈਐ ਗਲਿ ਅਵਗਣ ਭਾਰਾ। ` 
- ਮਾਰੂ ੧, ਅਸ ੧, 2 : ੨ (1009) 

ਹੋਰ ਰੂਪ -- ਮੋਟੀ -- 


ਮਨ 1992 ਮਰ 
“ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ 
ਖੋਰਿ।” (ਵਡੀ) 


-- ਸਲੋ ਕਬ, ਸਾ ੧ (13668) 





- ਬਿਹਾ ੫, ਛੰਦ ੯, ੧ : ੧ (547) 
2. ਚੁਪ ਦੀ ਸਮਾਧੀ 
“ਮਮੋਨਿ ਵਿਗੂਤਾ।” 

-- ਆਸਾ ੧, ਵਾਰ ੯ਸ, ੧, ੨ : ੧੨ (467) 
3. ਮੋਨ ਵਿਚ ਰਹਿਣ ਵਾਲਾ, ਮੋਨ ਵਰਤ ਰਖਣ 


ਜਿਨੇਹਾ। ਵਾਲਾ, ਮੋਨੀ ਸਾਧੂ 
- ਰਾਮ ੫, ਵਾਰ ੭ਸ, ੫, ੨ : ੧ (960) 'ਲਜਿੰਤ ਮੁੰਜਿਤ ਮੋਨਿ ਜਟਾਧਰ ਅੰਤਿ ਤਉ 
੫ == ਮੋਤੀ ਦੀਆਂ ਹੀ , ਮੋਤੀ 1 ਮਰਨਾ। ” 
ਦੇ ਹਾਰ - ਆਸਾ ਕਬ, ੫, ੧ : ੨ (476) 


“ਕਿਨਹੀ ਮੋਨਿ ਅਉਧੂਤੁ ਸਦਾਇਆ।” 


“ਤਿਨ੍ ਗਲਿ ਸਿਲਕਾ ਪਾਈਆ ਤੁਟਨਿ 
ਰ੍ - ਰਾਮ ੫, ਅਸ ੧, ੨ : ੨ (912) 


ਮੋਤਸਰੀਆ। ” 
- ਆਸਾ ੧, ਅਸ ੧੧, ੩ : ੩ (417) 
ਮੋਤੀ -- ਸਿਖ ਅੰਦਰ ਪੈਦਾ ਹੋਇਆ ਇਕ ਰਤਨ 
“ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ।” 


-- ਸਿਰੀ ੧, ੧, ੧: ੧(14) -- ਗੁਜ ੫. ੧੧. ੧ : ੨ (498) 


“ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ।” | ਮੋਨਿਧਾਰੀ -- ਮੋਨ (ਚੁੱਪ) ਧਾਰਨ ਕਰਨ ਵਾਲੇ, 
(ਭਾਵ ਮੋਤੀਆਂ ਵਰਗੇ ਦੰਦ) ਮੋਨ ਵਿਚ ਰਹਿਣ ਵਾਲੇ 
- ਸੂਹੀ ੩, ਵਾਰ ੧੦ਸ, ੧, ੨ : ੧ (788) | "ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ 
ਮੋਤੀਅਨ -- ਮੋਤੀਆਂ ਦੇ ਭੀ ਤਨ ਮਹਿ ਮਨੁ ਨ ਦਿਖਾਵਣਿਆ।” 
“ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ -- ਮਾਝ ੩, ਅਸ ੨੪, ੭ : ੩ (124) 
ਹਾਰੂ।” _ -- ਸਿਰੀ ੧. ਅਸ ੯, ੪ : ੨ (੨੧) | ਮੈਲੀ =- 1. ਮੋਨ ਧਾਰਨ ਵਾਲੇ, ਮੋਨ ਸਮਾਧੀ ਲਾਉਣ 
ਮੋਤੀਸਾਲੂ -- ਮੋਤੀ ਨੂੰ ਵਿੰਨਣ ਵਾਲਾ, ਜੌਹਰੀ ਵਾਲੇ 
“ਮਨੁ ਮੋਤੀਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ [ ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ 
ਲਈਜੈ।”-- ਕਲਿ ੪, ਅਸ ੪, ੩ : ੨ (1325) | _ਖੋਈ।” -- ਸਿਰੀ ੩, ਅਸ ੨੫, ੭ : ੨ (70) 
ਮੋਤੀਚੂਰੁ -- ਸਿਰ ਉਪਰ ਪਾਏ ਜਾਣ ਵਾਲਾ ਮੋਤੀਆਂ | 2. ਮੁੱਨੀਂ, ਰਿਸ਼ੀ 
ਰਹ ਨਾਲ ਜੜਿਆ ਗਹਿਣਾ “ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ 
“ਹਰਿ ਹਰਿ ਹਾਰੁ ਕੰਨਿ ਹੈ ਬਨਿਆ ਮਨੁ ਮੋਤੀਚੂਰੁ ਧੋਇ।” 
ਵਡਗਹਨ ਗਹਨੀਆ।” -- ਸਾਰ ੪, ਵਾਰ ੩੩ਸ, ੩, ੨ : ੩ (1250) 
-- ਬਿਲਾ ੪. ਅਸ ੫. ੬ : ੧ (836) | ਮੈਮੇਂ - (ਫਾ (ਮੋਮ) ਮੱਖੀਆਂ ਰਾਹੀਂ ਬਣਿਆ ਇਕ 
ਮੋਦੀ =- ਭੰਡਾਰੀ ਲੇਸਦਾਰ ਪਦਾਰਥ ਜੋ ਬਹੁਤ ਨਰਮ ਹੁੰਦਾ 


ਹੈ 
''ਮੁਸਲਮਾਣੁ ਮੋਮ ਦਿਲ ਹੋਵੈ।” (ਨਰਮ) 
- ਮਾਰੂ ੫. ਸੋਲਾ, ੧੨, ੧੩ : ੧ (1084) 
ਮੋਰ - 1. ਮੇਰਾ 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ 
ਜਮਰਾਉ ਹਸੈ।” 
- ਸਿਰੀ ਕਬ, ੧, ੧: ੨ (91) 


“ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ 
ਮਾਰਿਆ ਥਾ।” 
- ਗੋਂਡ ਨਾਮ, ੭, ੨ : ੨ (875) 
ਮੋਨਿ =- 1. ਖਾਮੋਸ਼ੀ ਵਿਚ, ਚੁਪ 
“ਅਸੰਖ ਮੋਨਿ ਲਿਵ ਲਾਇ ਤਾਰ।” 
-- ਜਪੁ ੧, ੧੭ : ੮ (4) 
_ “ਬੋਲਿ ਸੁਧਰਮੀੜਿਆ ਮੋਨਿ ਕਤਧਾਰੀ ਰਾਮ।” 


_ਮੋਰਉ 
2. ਇਕ ਪੰਛੀ 





ਮੋਰ ਲਵੰਤੇ।” 
- ਤੁਖਾ ੧, ਬਾਰਾ ੧੦ : ੩ (1108) 
`3. ਮੈਨੂੰ 
ਮੋਰ।” -- ਕੇਦਾ ੫, ੧੦,੧: ੨(।121) 
ਮੋਰਉ - ਮੋੜਾ 
“ਜਉ ਤਨੁ ਚੀਰਹਿ ਅੰਗੁ ਨ ਮੋਰਉ।” 
-- ਆਸਾ ਕਬ, ੩੫, ੨ : ੧ (484) 
ਮੋਰਚਾ -- ਜੰਗਾਲ 
“ਮੋਰਚਾ ਨ ਲਾਗੈ ਜਾ ਹਉਮੈ ਸੋਖੈ।” 
- ਮਾਝ ੩, ਅਸ ੧੦, ੪ : ੨ (115) 
ਮੋਰਪੰਖ =- ਮੋਰਾਂ ਦੇ ਪੰਖਾਂ ਦਾ 
ਮੁਕਟੁ ਸੀਸਿ ਮੋਰਪੰਖ ਚਾਹਿ ਜੀਉ।” 


-- ਸਵ ੪, ਗਯੱ ੮ : ੧ (1402). 


ਮੋਰਲੋ -- ਮੇਰਾ ਰ 
“ਸੰਤਹ ਚਰਨ ਮੋਰਲੋ ਮਾਥਾ। ” 
- ਸਾਰ ੫, ੧੪, ੧ : ੧ (1206) 
ਮੋਰਾ = ।. ਮੇਰਾ 
“ਮੈ ਨਾਹੀ ਕਛੁ ਆਹਿ ਨ ਮੋਰਾ।” 
-- ਗਉ ਕਬ, ੬੦, ੧" : ੧ (336) 
2. ਮੋਰ, ਇਕ ਪੰਛੀ 
“ਜਉ ਤੁਮ ਗਿਰਵਰ ਤਉ ਹਮ ਮੋਰਾ।” 
-- ਸੋਰ ਰਵਿ, ੫, ੧ : ੧ (658) 
“ਸੁਣਿ ਘਨਘੋਰ ਸੀਤਲੁ ਮਨੁ ਮੋਰਾ ਲਾਲ ਰਤੀ 
ਗੁਣ ਗਾਵੈ।”” (ਮੋਰ ਰੂਪੀ ਮਨ) 
-- ਮਲਾ ੧, ੨, ੧ : ੨ (1254) 


ਮੋਰਿਓ -- ਮੋੜਿਆ 
“ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ 
ਨਹੀ ਮੋਰਿਓ। ” 
- ਮਾਰੂ ੫, ੫, ੨ : ੧ (1000) 
ਮੋਰੀ -- ।. ਮੇਰੀ ਰ 
“ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ 
ਉਕਤਿ ਨ ਮੋਰੀ।” 


- ਗਉ ੫, ੧੩੪. ੧" : ੨ (208) 


1993 


ਮੋਲਿ- 





2. ਮੋਰਾਂ ਨੇ 
“ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ 
ਆਇਆ। ” - ਵਡ ੧, ੩, ੧ : ੧ (557) 
3. ਮੋਰੀ, ਸੁਰਾਖ ਰ 
“ਗੁਰ ਦਿਖਲਾਈ ਮੋਰੀ।” (ਭਾਵ ਕਮਜੋਰੀ) 
- ਸੋਰ ਕਬ, ੧੦, ੧ : ੧ (656) 
ਮੋਰੁ - ਮੋਰ, ਇਕ ਪੰਛੀ 
“ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ।” 
-- ਗਉਂ ੪, ੬੫, ੪ : ੨ (173) 
ਮੌਰੇ - ਮੇਰੇ 
“ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ 
ਅਨਾਥ ਸਰਣਿ ਪ੍ਰਭ ਤੋਰੀ।”” 
- ਗਉ ੪, ੧੩੪", ੧" : ੧ (208) 
ਹੋਰ ਰੂਪ -- ਮੋਰੈ -- 
ਆਪੁ ਵੇਚਾਇਆ। ” (ਮੇਰੇ) 
- ਗਉਂ ੪, ੬੩, ੩ : ੨ (172) 
ਮੋਰੈ -- ।. ਮੇਰੇ, ਵੇਖੋ 'ਮੇਰੇ” 
2. ਮੋੜੇ 
“ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ।” 
-- ਕਾਂਨ ੫. ੩੪, ੧: ੪ (1304) 
ਮੋਰੋ -- ਮੇਰਾ 
“ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ।” 
-- ਆਸਾ ੪, ੬੭, ੧ : ੧ (369) 
ਮੋਲਿ -- ਮੁਲ, ਕੀਮਤ ਦੇ ਕੇ 
- ਸਿਰੀ ੧, ੧੩, % : ੧ (19) 
“ਤਜਿ ਅਭਿਮਾਨੁ ਲੇਹੁ ਮਨ ਮੋਲਿ।” (ਮਨ ਦੇ 
ਮੁਲ, ਮਨ ਦੇ ਬਦਲੇ) 
- ਗਉ ੫, ਸੁਖ ੧੫, ੫ : ੩ (283) 
ਹੋਰ ਰੂਪ -- ਮੋਲੀ -- 
“ਹਰਿ ਹਰਿ ਪ੍ਰਗਟੂ ਕੀਓ ਗੁਰਿ ਪੂਰੈ ਸਿਰੁ 
ਵੇਚਿਓ ਗੁਰ ਪਹਿ ਮੋਲੀ।” (ਮੁਲ) 
-- ਗਉਂ ੪, ੫੩, ੩ : ੨ (169) 


"ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ 
ਵੇਚਿਆ ਮੋਲੀਆ। ” (ਮੁਲ ਤੇ) 


ਮੋੜੀਨਿ 


1994 


ਮ੍ਰਾਨੇ 


ਢਲ 





- ਗਉਂ ੪. ਵਾਰ ੧੯ਸ, ੪, ੧ : ੬ (311) 
ਮੋਲ -- 
“ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ।” 
(ਮੁਲ) -- ਸਿਰੀ ੧, ਅਸ ੩, ੧ : ੨ (54) 
ਮੋਲੇ -- 
“ਬੰਧਨ ਤੋੜਿ ਲੀਏ ਪ੍ਰਭਿ ਮੋਲੇ।” (ਮੁਲ) 
- ਮਾਰੂ ੫, ਸੋਲਾ ੧, ੧੨ : ੧ (1072) 
ਮੋੜਨ -- ਮੋੜਨ, ਪਰਤਾਨ 


“ਰਤੇ ਸੇਈ ਜਿ ਮੁਖੁ ਨ ਮੋੜੰਨਿ ਜਿਨ੍ਹੀ ਸਿਵਾਤਾ 


ਸਾਈ।” -- ਸਲੋ ੫, ੧ : ੧ (1324) 
ਮੋੜੀਐ -- ।. ਵਾਪਸ ਕਰੀਦੇ, ਨਿਰਾਸ ਕਰੀਏ 
“ਤੈਗੁਣ ਇਨ ਕੈ ਵਸਿ ਕਿਨੇ ਨ ਮੋੜੀਐ। `` 

- ਗੂਜ ੫, ਵਾਰ ੧੫ : ੫ (522) 
2. ਪਰਾਂ ਕਰੀਏ, ਪਰਤਾਈਏ 
“ਹਰਿ ਸੁਖਦਾਤਾ ਸਭਨਾ ਗਲਾ ਕਾ 
ਧਿਆਇਦਿਆ ਕਿਵ ਨਿਮਖ ਘੜੀ ਮੁਹੁ 
ਮੋੜੀਐ। ” 
- ਬਿਹਾ ੪, ਵਾਰ ੪ : ੨ (550) 
ਮੋੜੇ =- ਪਰਾਂ ਕਰੇ, ਪਰਤਾਏ, ਉਲਟਾਏ 
“ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ 
ਮੋੜੇ।” -- ਗਉ ੫, ਵਾਰ ੨੧ : ੩ (323) 
ਮੋੜੇਹਿ -- ਮੋੜਨਾ, ਡਿੰਗਾ ਕਰਨਾ ਭਾਵ ਤੋੜਨਾ 


ਮੋੜੇਹਿ। -- ਸਲੋ ਫਰ, ੧੯ : ੧ (1378) 
ਮੋੜੈ =- ਪਿਛਾਂ ਕਰੇ, ਪਰਤਾਏ, ਉਲਟਾਏ 
“ਜਾਣੈ ਬਿਰਥਾ ਜੀਅ ਕੀ ਕਦੈ ਨ ਮੋੜੈ ਰੰਗੁ ।”” 
-- ਰਾਮ ੫, ਵਾਰ ਪਸ, ੫, ੧ : ੪ (958) 
ਮ੍ਰਿਗ -- ਹਿਰਨ, ਇਕ ਜਾਨਵਰ 
“ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ 
ਆਵਣੁ ਜਾਇਣੁ। ” (ਜੀਵ ਰੂਪੀ ਹਿਰਨ) 
- ਆਸਾਂ ੫, ਛੰਤ ੧੧, ੨ : ੬ (460) 
“ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ 
ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ 
ਸਰੋਤ। ” -- ਆਸਾ ੫, ਛੰਤ ੧੪, ੨ : ੨ (462) 


ਮ੍ਰਿਗਛਾਲਾ -- ਮ੍ਰਿਗ ਦੀ ਖਲ 





“ਮ੍ਰਿਗਛਾਲਾ ਪਰ ਬੈਠੇ ਕਬੀਰ । ” 

- ਭੈਰ ਕਬ, ੧੮, ੨ : ੨ (1162) 
ਮ੍ਰਿਗਤਿਸਨਾ -- ਝੂਠੀ ਆਸ 
“ਮ੍ਰਿਗਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ।” 

- ਸਲੋ ੫, ੧੪ : ੧ (1425) 

ਹੋਰ ਰੂਪ -- ਮ੍ਰਿਗਤਿਸਨਾ -- 
ਤਾਸਿ ਉਠਿ ਧਾਵੈ।” (ਝੂਠੀ ਆਸ) 

- ਗਉ ੯, ੩, ੧" : ੨ (219) 
'ਮ੍ਰਿਗਤਿਸਨਾ ਅਰੁ ਸੁਪਨ ਮਨੋਰਥ ਤਾ ਕੀ 
ਕਛੂ ਨ ਵਡਾਈ। ” 

- ਸੋਰ ੫, ੨੨, ੨ : ੧ (615) 

ਮ੍ਰਿਗੀ -- ਹਿਰਨੀ 
“ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ਹ ਆਵਧਹ। ” 
- ਸਸ ੫, ੬ : ੧ (1354) 
ਮ੍ਰਿਤਮੰਝਲ -- ਮੌਤ ਦਾ ਖੇਤਰ ਭਾਵ ਮਿਰਤ ਲੋਕ, 
ਮਾਤ ਲੋਕ, ਸੰਸਾਰ 
“ਗਰਭ ਫੋਡਿ ਮ੍ਰਿਤਮੰਡਲ ਆਇਆ ਤਉ ਨਰਹਿਰ 
ਮਨਹੁ ਬਿਸਾਰਿਆ।” 

- ਸਿਰੀ ਬੇਣੀ, ੧, ੧ : ੪ (93) 
ਹੋਰ ਰੂਪ -- ਮ੍ਰਿਤਮੰਡਲਿ -- 
`_ “ਅਵਗਤਿ ਬਾਣਿ ਛੋਡਿ ਮ੍ਰਿਤਮੰਡਲਿ ਹਉ 

ਪਾਛੈ ਪਛੂਤਾਣਾ।” (ਮਾਤ ਲੋਕ ਵਿਚ) 

- ਸਿਰੀ ਬੇਣੀ, ੧, ੪ : ੪ (93) 
ਮ੍ਰਿਤਿ - ਮੌਤ 


“ਮ੍ਰਿੜਰਿ ਜਨਮ ਭ੍ਮੰਤਿ ਨਰਕਹ ਅਨਿਕ ਉਪਾਵੰ ਨ 
ਸਿਧ੍ਤੇ। ” - ਸਸ ੫, ੪2 : ੩ (1357) 
ਮ੍ਰਿਦੰਗ -- ਢੋਲ ਦੀ ਕਿਸਮ ਦਾ ਇਕ ਸਾਜ਼ 
“ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ 
` ਨਾਮੁ ਬੋਲੇ ਮਧੁਰ ਬੈਨ ਅਤਿ ਸੁਹੀਆ। ” 
- ਮਲਾਂ ੫, ੨੩, ੧ : ੨ (1272) 
ਮ੍ਰਿਠੇ - ਵਿਚ 
ਬਦ" - ਤਿਲ ਕਬ, ੧, ੩ : ੧ (727) 


ਯ 


ਯਹ -- ਇਹ “ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾਂ ਤੇ ਥਿਰੁ ਨ 
“ਯਹ ਮਨੁ ਨੈਕ ਨ ਕਹਿਓ ਕਰੇ ।” ਰਹਾਈ।”” __-- ਗਉ ੯, ੪, ੧“ : ੨ (219) 
-- ਦੇਵ ੯, ੧, ੧”: ੧ (536) | 2. ਉਸ 
ਯਹੈ -- ਇਹੀ __ 'ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ 
“ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਮੈ ਯਾ ਕਉ।” 
ਅਵਤਾਰੁ ਬਨਾਯਉ। ” - ਬਿਲਾ ੯, ੩, ੧ : ੨ (831) 
-- ਸਵ ੫, ਮਥੁ ੬ : ੩ (1409) | ਯਾਸੂ - ਜਿਸਨੂੰ ਰ 

ਯਕ -- (ਫਾ. ਯਕ) ਇਕ “ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ 
“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ | _ਤਾਉਂ।” - ਗਉ ੫, ਬਾਅ ੧੪ ਸ : ੧ (252) 
ਕਰਤਾਰ।” __-- ਤਿਲੰ ੧, ੧, ੧: ੧(721) | ਯਾਹੂ - 1. ਜਿਸ ਰ 
ਯਕੀਨਾ -- (ਅ. ਯਕੀਨ) ਵਿਸ਼ਵਾਸ਼, ਭਰੋਸਾ, | _“ਯਾਰੂ ਜਤਨ ਕਰਿ ਹੋਤ ਛੁਟਾਰਾ।” 

ਨਿਸਚਾ, ਸਿਦਕ -- ਗਉ ੫, ਬਾਅ ੪੩ : ੩ (259) 
“ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ।” | 2. ਓਹੋਂ ਹੀ 

- ਮਾਰੂ ੫, ਵਾਰ ੧੫ਸ, ੫. ੧ : ੨ (1099) “ਯਾਹੂ ਤਰਨ ਤਾਰਨ ਸਮਰਾਥਾ। ” 

ਹੋਰ ਰੁਪ -- ਯਕੀਨੁ -- - ਗਉਂ ੫, ਬਾਅ ੪੩ : ੭ (259) 
"ਸਚੁ ਨਿਵਾਜ ਯਕੀਨੁ ਮੁਸਲਾ। ” ਯਾਦਿ -- ਚੇਤੇ, ਸਮਰਣ ਵਿਚ 

-ਮਾਰੂ ੫, ਸੋਲਾ ੧੨, ੨ : ੧ (1083) | ਜਬ ਲਗੁ ਰਿਦੈ ਨ ਆਵਹਿ ਯਾਦਿ। ” 
ਯਯਾਂ - ਗੁਰਮੁਖੀ ਲਿਪੀ ਦਾ 3।ਵਾਂ ਅੱਖਰ, “ਯ” -- ਆਸਾ ੧, ੯, ੧ : ੪ (351) 
“ਯਯਾ ਜਾਰਉ ਦੁਰਮਤਿ ਦੋਊ।” ਯਾਰ -- (ਫਾ. ਯਾਰ) ਮਿੱਤਰ, ਦੋਸਤ ___ 
(“ਯ” ਅੱਖਰ ਦੁਆਰਾ ਉਪਦੇਸ਼ ਹੈ) ਰ “ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ 


-- ਗਉ ੫, ਬਾਅ ੧੪ : ੧ (253) | _ ਨਾਹਿ।” -- ਗਉ ੫, ਬਾਅ ੪੩ ਸ : ੧ (259) 


ਹੋਰ ਰੂਪ -- ਯਯੈ -- ਹੋਰ ਰੂਪ -- ਯਾਰਾਂ -- 
“ਯਯੈ ਜਨਮੁ ਨ ਹੋਵੀ ਕਦਹੀ ਜੇਕਰਿ ਸਚੁ “ਹਲੇ ਯਾਰਾਂ ਹਲੇ ਯਾਰਾਂ ਖੁਸਿ ਖਬਰੀ।” (ਹੇ 
_ਪਛਾਣੈ।” ਮਿੱਤਰ) -- ਤਿਲੰ ਨਾਮ, ੩, ੧" : ੧ (727) 
- ਆਸਾਂ ੧, ਪਟੀ ੨੯ : ੧ (434) ਯਾਰੂ -- ਰ 
ਯਾ -- ।. ਇਸ “ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ। ” 


(ਦੋਸਤ). _ -- ਤਿਲੰ ੫, ੪, ੩ : ੧ (724) 


-- 1. ਰਉਂ ਕਰਨਾ, ਚਾਹੁੰਣਾ, ਅਭਿਲਾਸ਼ਾ 
ਕਰਨੀ 

ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ 
ਡਾਲ। ”” 


ਰਉ 


ਰ 


- ਸੂਹੀ ੩, ਵਾਰ ੧੮ਸ, ੧, ੧ : ੨ (791) 


2. ਜਪੋ, ਸਿਮਰੋ, ਉਚਾਰਣ ਕਰੋ 
"ਮਨ ਮੇਰੇ ਰਾਮ ਰਉ ਨਿਤ ਨੀਤਿ।” 
- ਮਾਰੂ ੫, ਅਸ ੩, ੧" : ੧ (1017) 
“ਗੁਣ ਗੋਵਿੰਦ ਰਉ” ਸਚੁ ਵਾਪਾਰੁ।” 
(ਸਿਮਰਦਾ/ਜਪਦਾ ਹਾਂ) 
- ਗੋਂਡ ੫, ੨੨, ੪ ੨ (869) 
ਜਾਂਉਂ ੮ 
“ਸੰਤਸੰਗੇ ਭਜੁ ਨਿਸੰਗੇ ਰ'ਉ ਸਦਾ 
ਅੰਤਰਜਾਮੀਆ।” (ਸਿਮਰਾਂ, ਜਪਾਂ) 


-- ਮਲਾਂ ੫, ਛੰਤ ੧. ੨ : ੪ (1278) 


“ਸਿਖ੍ਹਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ 
ਆਤਮ ਸਿਉ ਰਾੱਉ।”” (ਸਿਮਰੋ) 
- ਸਮੁ ੫, ੨“ : ੬ (1387) 
ਰਉਣ -- ਰਮਨ ਵਾਲੇ, ਵਿਆਪਕ 
ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕਰੁ ਸਗਲ 
ਰਉਣ।” _ -ਮਾਰੂ ੫, ਵਾਰ ੨ : ੩ (1094) 
(ਕੇਵਲ ਮਹਾਨ ਕੋਸ਼ ਤੇ ਗੁਰੂ ਗ੍ਰੰਥ ਕੋਸ਼ ਇਸ ਦੇ 
ਸੰਸਕ੍ਰਿਤ ਦੇ 'ਵਸਗ” ਤੋਂ ਵਿਉਤਪਤਿ ਮੰਨਦੇ ਹਨ) 
ਰਈਅਤਿ -- (ਅ-ਰਈਅਤ) ਪਰਜਾ, 
“ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ 
ਨ ਦੇਹੀ।”” _-- ਸੂਹੀ ਕਬ, ੫, ੨ : ੧ (793) 
ਰਸ -- ।. ਰਸਨਾ ਨਾਲ ਗ੍ਰਹਿਣ ਕਰਨ ਯੋਗ ਸੁਆਦ 





"ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ - 


ਕਰਤਾਰ। (ਭਾਵ ਐਸ਼ ਭੋਗ) 
-- ਸਿਰੀ ੧, ੪, ੧: ੩(15) 


2. ਜੂਸ, ਰਸ 
“ਸਬਦਿ ਰਤੇ ਮੀਠੇ ਫਸ ਈਖ।” 
-- ਗਉਂ ੧, ੫, ੩ : ੪ (152) 
“ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ 
ਸਤਿਗੁਰ ਮੀਠ ਫਸ ਗਾਨੇ।” (ਗੰਨੇ ਦੇ ਰਸ 
ਵਾਂਗ) - ਗਉ ੧, ੫੬, ੨ : ੩ (170) 
3. (ਫੂਲਾਂ ਦਾ) ਰਸ, ਸ਼ਹਿਦ 
'ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ 
ਰਸ ਬਾਸਨ ਮਾਤ ਹੇਪ੍ਰੀਤਿ ਕਮਲ ਬੰਧਾਵਤ 
ਆਪ।” 
- ਆਸਾ ੫, ਛੰਤ ੧੪, ੩ : ੧ (462) 
4. ਭਾਵ ਸਵਾਦਿਸ਼ਟ ਪਦਾਰਥ 
“ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ 
ਖਾਹਿ।”? 


ਦਾਦ ਹੀ ਐ.ਵਾਰੇ ੧੯ ਸੇ. ੧. ੧. ੮ (473) 


- ਟੈਂਡੀ ੯, ੧, ੧ : ੨ (718) 
6. ਪਿਆਰ 
"ਦਸ ਅਨ ਪੁਰਾਣ ਤੀਰਥ ਰਸ ਕੀਆ।” 
- ਗੋਂਡ ਕਬ, ੮, ੪ : ੨ (872) 
7. ਰਸਦਾਇਕ, ਰਸਮਈ 
“ਹਰਿ ਚਰਨ ਸਰਨ ਤਰਨ ਸਾਗਰ ਧੁਨਿ 
ਅਨਹਤਾ ਰਸ ਬੈਨ।” 
= ਮੱਲਾਂ ੫. ੨੯. ੧ : ੧ (1272) 
8. ਕਾਵਿ ਅਨੁਸਾਰ ਮਨ ਵਿਚ ਉਤਪੰਨ ਹੋਣ ਵਾਲਾ 
ਰਸ (ਕੇਵਲ “ਮਹਾਨ ਕੋਸ਼) ` 
ਧਿਆਇਣਾ।” ਰ੍ 
- ਰਾਮ ੫, ਛੰਤ ੨, ੨ : ੪ (925) 
9. ਭੋਗ 


ਰਸਹ 
“ਜੇਤੇ ਚਸ ਸਰੀਰ ਕੇ ਤੇਤੇ ਲਾਗਹਿ ਦੁਖ।” 
-- ਮਲਾ ੧, ਵਾਰ ੨੧ਸ, ੧, ੨ :੪ (1267) 
ਰਸਹ -- ਰਸਾਂ (ਮਸਤੀ) ਕਰਕੇ 
ਰਸਹ। 
-- ਜੈਤ ੫, ਵਾਰ ੬ਸ, ੫, ੧ : ੧ (707) 
ਹੋਰ ਰੂਪ -- ਰਸਹਿ -- 
“ਹਰਿ ਰਸ ਫਸਹਿ ਮਾਨਿ ਹਾਂ।” (ਰਸਾਂ ਵਿਚੋਂ) 
-- ਆਸਾ ੫, ੧੫੮, ੨ : ੪ (409) 
“ਹਰਿ ਚਸਹਿ ਅਘਾਏ ਸਹਜਿ ਸਮਾਏ ਘਟਿ 
ਘਟਿ ਰਮਈਆ ਜਾਤੇ।”? (ਰਸਾਂ ਨਾਲ) 





=- ਵੰਡ ੫. ਫ਼ੰਤ ੨, ੨ : ੪ (577) ` 


“ਗੁਰਿ ਕਹਿਆ ਏਹ ਰਸਹਿ ਬਿਖਾਗਨਿ।” 
(ਰਸ) - ਪ੍ਰਭਾ ੫, ਅਸ ੧, ੫ : ੨ (1347) 
ਰਸਹੁ -- 
“ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ 
ਸਭਿ ਸਿਖ ਰਸਹੁ। ” (ਸੁਆਦ) 
- ਬਿਲਾਂ ੪, ੪, ੩ : ੨ (600) 
“ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ 
ਮੁਖ ਰਸਨਾ ਫਸਹੁ ਜੁਗ ਜੋਰਿ ਕਰ।” 
(ਸੁਆਦ ਮਾਨੋ ਭਾਵ ਜਪੋ) 
-- ਸਵ ੪, ਕਲ ੩ : ੨ (1398) 
ਰਸਕ -- ਰਸੀਏ, ਰਸ ਮਾਣਨ ਵਾਲੇ 
“ਫਲ ਲਾਗੇ ਹਰਿ ਰਸਕ ਰਸਾਈ। ” 
-- ਆਸਾ ੪, ੫੯, ੧ : ੨ (367) 


“ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ 


ਰਸਕ ਰਸੀਕ। ” ਰ 
- ਪ੍ਰਭਾ ੪, ੩, ੧ : ੧ (1336) 
(ਗੁਰੂ ਗ੍ਰੰਥ ਕੋਸ਼ ਰਸਕ ਰਸੀਕ ਦੇ ਅਰਥ ਵਡਾ 
ਰਸੀਆਂ ਦਾ ਰਸੀਆ ਅਰਥਾਤ ਪਰਮੇਸ਼ਰ ਕਰਦਾ 
ਹੈ) 
ਰਸਕਸ -- ਵਭਿੰਨ ਰਸ 
ਥੂਕ ਮੁਖਿ ਪਾਈ।” 
ਰ੍ - ਗੂਜ ੪, ੪, ੩ : ੨ (493) 
“ਰਸਕਸ ਖਾਏ ਪਿੰਡੁ ਵਧਾਏ।” (ਕਸੈਲਾ ਆਦਿ 
ਛੇ ਪ੍ਰਕਾਰ ਦੇਂ ਸੁਆਦ) 


1997 





- ਮਾਰੂ ੩, ਸੋਲਾ ੧੪, ੧0 : ੧ (1058) 


। ਰਸਕਿ -- ਸਵਾਦ ਲੈ ਲੈ ਕੇ, ਸੁਆਦ ਨਾਲ 


“ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ 
ਬਹੁਰਿ ਨ ਭੂਖ ਲਗਾਵੇ । ” 
- ਗਉ ੪, ੬੪, ੩ : ੨ (172) 
“ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ।” 
- ਆਸਾ ੫, ੪, ੧“ : ੧ (380) 
“ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਫਸਕਿ ਰਾਮ 
ਨਾਮ ਧਿਆਏ।” (ਭਾਵ ਪਿਆਰ ਨਾਲ) 
--ਸਾਰ ੫, ੧੧੫, ੧ : ੨ (1226) 
ਰਸਕੇ -- ਰਸ ਕੇ, ਸੁਆਦ ਲੈ ਲੇ ਕੇ, ਰਸ ਨਾਲ 
“ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ 
ਰਸੁ ਰਸਕੇ।` -- ਸੂਹੀ ੪, ੧, ੩ : ੧ (731) 
ਰਸਗੇ -- ਰਸ ਤੋਂ ਪਰੀਚਿਤ, ਰਸਾਂ ਨੂੰ ਜਾਣਨ 
ਵਾਲੀ। 
“ਹੇ ਜਿਹਬੇ ਹੇ ਫਸਗੇ ਮਧੁਰ ਪ੍ਰਿਅ ਤੁਯੰ।” 
- ਸਸ ੫, ੬੨ : ੧ (1359) 
ਰਸਨ -- ।. ਰਸਾਂ ਵਿਚ 
“ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ 
ਰਸਾਇ।” _-- ਸਿਰੀ ੩, ੪੭, ੪ :੨ (32) 
“ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰਸਬਦੀ ਰਸੁ 
ਪੀਜੈ।” (ਰਸਾਂ ਦੇ) 
ਰ੍ - ਤੁਖਾ ੧, ਛੰਤ ੪, ੨ :੪(111।) 
2. ਮਹਾਂ ਰਸ 
“ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ 
ਮਹਿ ਰਸਨ ਚੁਆਇਆ। ” 
- ਸਿਰੀ ਕਬ, ੩, ੨ : ੨ (92) 





-- ਮਾਝ ੫, ੩੦, ੨ : ੨ (103) 
“ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਫਸਲ ਕੋ 
ਬਸਹੀਅਉ।” 

-- ਜੈਤ ੫, ੨, ੨ : ੨ (700) 

(ਮਹਾਨ ਕੋਸ਼ ਇਥੇ ਅਰਥ “ਬਚਨ” ਕਰਦੇ ਹਨ) 
ਰਸਨਾ -- ।. ਜੀਭ, ਜ਼ੁਬਾਨ 

“ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ 

ਗਾਇ।” -- ਸਿਰੀ ੩, ੪੦, ੧: ੩ (29) 


ਰਸਨਾਗਰ 


1998 





“ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ 
ਸਮਾਇ।”” (ਜ਼ਬਾਨ ਵਿਚ) 


-- ਸਿਰੀ ੧, ਅਸ ੨੧, ੩ : ੩ (66). 


“ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ। ” (ਜੀਭ 
ਦੁਆਰਾ) -- ਮਾਝ ੫. ੨2, ੧ : ੨ (102) 
“ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ 
ਸਾਦ ਗਵਾਏ।” (ਹੇ ਰਸਨਾ) 
- ਗਉ ੩, ਛੰਤ ੫, ੨ : ੨ (246) 
ਹੋਰ ਰੂਪ -- ਰਸਨਾਂ - 
-- ਕਾਨ ੫, ੩, ੧" : ੧ (1298) 


2. ਰਸ ਲੈਣ ਵਾਲੀ 


“ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ | 


ਕਹਉ ਮਾਈ।” 
- ਆਸਾ ੧, ੫, ੧ : ੨ (350) 
ਰਸਨਾਗਰ -- ਰਸਨਾ ਦੁਆਰਾ ਭਾਵ ਮੂੰਹ ਜੁਬਾਨੀ 
“ਖਟੁ ਸਾਸਤ ਉਚਰਤ ਰਸਨਾਗਰ ਤੀਰਥ ਗਵਨ 
ਨ ਥੋਰੀ।” 


- ਆਸਾਂ ੫, ੧੨੨, ੩ : ੧ (401) 
ਰਸਨਿ -- 1. ਰਸ ਲੈ ਕੇ, 
“ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ 
ਹਰਿ ਰਸੁ ਧਾਰੀ।” 
- ਗੂਜ ੪, ਅਸ ੧, ੮ : ੧ (507) 
2. ਰਸਨਾ ਦੁਆਰਾ, ਜੀਭ ਰਾਹੀਂ 
“ਕਰਨਿ ਹਰਿ ਜਸੁ ਨੇਤ੍ਰ ਦਰਸਨੁ ਫਸਨਿ ਹਰਿ 
ਗੁਨ ਗਾਉ।” 
- ਮਾਲੀ ੫, ੮, ੨ : ੧ (988) 
ਪ੍ਰਭੁ ਸੋਈ।” 
- ਪ੍ਰਭਾ ੧, ੧੫, ੪ : ੨ (1332) 
ਰਸਪਤਿ -- ਰਸ ਨੂੰ ਅਨੁਭਵ ਕਰਨ ਵਾਲੀ, ਰਸਨਾ, 
ਜੀਭ 
“ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦੀ ਕਹਿਆ ਨ 
ਮਾਨਾ।  _-- ਮਾਰੂ ਕਬ, ੭7੧ : ੨`(1104) 


- ਸਾਰ ੫,੬੦,੧:੧(1216). 





ਰਸਭਾ -- ਰਸ ਨਾਲ, ਸੁਆਦ ਲਾ ਕੇ 
“ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ 
ਗੁਰਮਤਿ ਰਸਭਾ। ” 

- ਪੁਭਾ ੪, ੬, ੨ : ੧ (1337) 
ਰਸਭੋਗੀ - ਰਸ ਭੋਗਨ ਵਾਲਾ, ਰਸੀਆ 
“ਕਈ ਕੋਟਿ ਰਾਜੇ ਰਸਭੋਗੀ। ” 

-- ਗਉਂ ੫. ਸੁਖ ੧੦, ੩ : ੨ (275) 
ਰਸਾ -- ।. ਰਸ, “ਰਸ” ਦਾ ਬਹੁ ਵਚਨ 
“ਆਨ ਫਸਾ ਜੇਤੇ ਤੈ ਚਾਥੈ।” 

-- ਗਉ ੫, ੮੪, ੧ : ੧ (180) 
“ਰੰਗ ਰਸਾ ਤੂੰ ਮਨਹਿ ਅਧਾਰੁ। ” 

-- ਗਉ ੫, ੮੭,੩:੨(181) 
(ਮਹਾਨ ਕੋਸ਼ ਅਰਥ 'ਸ੍ਰਿਸ਼ਟੀ` ਕਰਦਾ ਹੈ) 
` 2. ਰਸਦਾਇਕ ਪਦਾਰਥ 

“ਅਨਕ ਫਸਾ ਖਾਇ ਜੈਸੇ ਢੋਰ।”” 

- ਗਉ ੫, ੧੨੪, ੧ : ੧ (190) 
ਰਸਾਇ -- 1. ਰਸਮਈ ਹੋਏ 
“ਮਨ ਤਨੁ ਰਾਤਾ ਰੰਗ ਸਿਉ ਰਸਨਾ ਰਸਨ 

ਰਸਾਇ।” _ -- ਸਿਰੀ ੬, ੪੭, ੪ : ੨ (32) 
“ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ 
ਮੰਨਿ ਵਸਾਇਆ।” 
-- ਬਿਹਾ ੪, ਵਾਰ ੫ ਸ, ੩, ੧ : ੨ (550) 
2. ਰਸ ਨਾਲ, ਸੁਆਦ ਲੈ ਕੇ 
“ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ 
ਰਸਾਇ। ”? 
-- ਸਿਰੀ ੧, ਅਸ ੧੦, ੫ : ੨ (59) 
“ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ 
ਗਿਆਨ ਅੰਜਨੁ ਸਾਰਹੇ।” (ਭਾਵ ਪ੍ਰੇਮ ਨਾਲ) 
- ਤੁਖਾ ੫, ਛੰਤ ੬, ੩ : ੩ (1113) 
ਰਸਾਇਆ -- ਰਸ ਵਾਲਾ ਬਣਾਇਆ। 
“ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ 
ਰਸਾਇਆ। ” 

-- ਸਾਰ ੪, ਵਾਰ ੧੦ : ੩ (1241) 

ਸਿ ਸੁਖਾਂ ਦਾ ਭੰਡਾਰ, 


“ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ 
-ਚੌਰਣ ਰਸਾਂਇਣ।”` ` ` 


-- ਟੋਡੀ ੫, ੧੦, ੧ : ੧ (714) 


- ਮਾਰੂ ੫, ਸੋਲਾ ੭, ੬ : ੩ (1076) 
ਰਸਾਇਣਿ -- 
“ਰਾਮ ਰਸਾਇਣਿ ਜੋ ਜਨ ਗੀਧੇ।” (ਰਸਾਂ ਦੇ 
ਘਰ ਵਿਚ) 
-- ਗਉ ੫, ੧੬੩, ੧" : ੧ (198) 


“ਤੇਰਾ ਜਨੁ ਰਾਮ ਰਸਾਇਣਿ ਮਾਤਾ।” (ਰਸਾਂ 


ਦੇ ਘਰ ਵਿਚ, ਉਸ ਮਿਸ਼ਰਣ ਵਿਚ ਜੋ ਬੁਢਾਪਾ 
ਨੇੜੇ ਨਾ ਆਉਣ ਦੇਵੇ) 
-- ਦੇਵੇ ੫, ੨੧, ੧" : ੧ (532) 
ਰਸਾਇਣੁ -- 
“ਨਾਮ ਰਸਾਇਣੁ ਮਨੁ ਤ੍ਿਪਤਾਇਣੁ ਗੁਰਮੁਖਿ 
ਅੰਮ੍ਰਿਤੁ ਪੀਵਾਂ ਜੀਉ।” (ਅਕਸੀਰ ਦਵਾਈ, 
ਰਸਾਂ ਦਾ ਘਰ) 
-= ਮਾਝ ੫, ੧੬, ੩ : ੩ (99) 
“ਰਾਮ ਰਫਸਾਇਣੁ ਪੀਵਤ ਬੀਰ।” 
-- ਗਉ ੫, ੧੬੧, ੧ : ੨ (198) 
ਰਸਾਇਦਾ -- ਰਸ ਪੈਦਾ ਕਰਦਾ ਹੈ। 
“ਤੁਧੁ ਭਾਣੇ ਤੂੰ ਭਾਵਹਿ ਕਰਤੇ ਆਪੇ ਰਸਨ 
ਰਸਾਇਦਾ। ” 

- ਮਾਰੂ ੧, ਸੋਲਾ ੧੪, ੧ : ੩ੇ (1034) 
ਰਸਾਇਨ -- ਰਸਾਂ ਦਾ ਘਰ, ਬਿਮਾਰੀਆਂ ਦੀ 
ਅਕਸੀਰ ਦਵਾਈ 
“ਅਉਰ ਦੁਨੀ ਸਭ ਭਰਮਿ ਭੂਲਾਨੀ ਮਨੁ ਰਾਮ 

ਰਸਾਇਨ ਮਾਤਾ। ” 
-- ਸਿਰੀ ਕਬ, ੩, ੪ : ੨ (92) 
ਹੋਰ ਰੂਪ -- ਰਸਾਇਨਿ -- 
“ਰਸਨਾ ਰਾਮ ਰਸਾਇਨਿ ਮਾਤੀ। ” 
-- ਧਨਾ ੫, ੪੩, ੨ : ੧ (681) 
ਰਸਾਇਨੁ -- ਰ੍ 
“ਰਾਮ ਰਸਾਇਨੁ ਰਸਨਾ ਪੀਵਹਿ।” 
-- ਗਉ ਕਬ, ੧੩, ੩ : ੨ (326) 
ਰਸਾਈ -- ।. ਰਸ ਮਈ, ਰਸ ਦੇਣ ਵਾਲੀ 
“ਗੁਰਮੁਖਿ ਰਸਨਾ ਹਰਿ ਰਸਨ ਰਸਾਈ। ” (ਰਸੀਲੀ 


1999 





ਰਸਾਲ 


ਬਣਾ) -- ਗਉ ੩, ੨੬, ੧": ੨ (159) 
“ਫਲ ਲਾਗੇ ਹਰਿ ਰਸਨ ਫਸਾਈ।” (ਰਸ ਦੇਣ 
ਵਾਲੇ) . -- ਆਸਾ ੪, ੫੯, ੧ : ੨ (367) 
?. ਰਸ ਮਈ ਕਰ ਲਈ, ਰੰਗ ਲਈ 
“ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ।” . 
-- ਆਸਾ ੧, ਅਸ ੨੦, 2 : ੨ (421) 
3. ਭਾਵ ਬਣਾਈ, ਭਖਾਈ 
ਰਸੁਂ ਭਾਰੀ। ਰ੍ 
-`- ਰਾਮ ਕਬ, ੨, ੨ : ੧ (969) 
ਰਸਾਏ -- 1. ਰਸ ਮਾਨਦਾ ਹੈ। __ 
“ਮਨ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ 
ਹਰਿ ਰਾਮੋ ਨਾਮੁ ਰਸਾਏ। ” 
-- ਆਸਾਂ ੪, ਛੰਤ ੯, ੫ : ੩ (443) 
2. ਰਸ ਮਈ ਕੀਤੇ 
“ਰਸਨ ਰਸਾਏ ਨਾਮਿ ਤਿਸਾਏ ਗੁਰ ਕੇ ਸਬਦਿ 
ਵਿਕਾਣੇ। ” 
-- ਧਨਾਂ ੧, ਛੰਤ ੨, ੪ : ੩ (6668) 
“ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ 
ਪ੍ਰਭੁ ਸੋਈ।” 
- ਪ੍ਰਭਾ ੧, ੧੫, ੪ : ੨ (1332) 
ਰਸਾਕ -- ਰਸ ਪੈਦਾ ਕਰਨ ਵਾਲਾ, ਰਸੀਆ ਭਾਵ 
ਰ੍ ਪ੍ਰੇਮੀ 
“ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ 
ਧਾਰਿਓ ਹਰਿ ਰਸਿਕ ਰਸਾਕ। ” 
-- ਕਾਨ ੪, ੪, ੨ : ੧ (1295) 
ਰਸਾਤਲਿ =- ਪਾਤਾਲ/ਨਰਕ_ਵਿਚ 
“ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ 
ਦੀਤਾ। -- ਸਿਰੀ ੫, ਅਸ ੨੬, 2 : ੪ (71) 
“ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ 
ਸਿਰ ਭਾਰੈ।” (ਭਾਵ ਬਹੁਤ ਹੇਠਾਂ) 
-- ਸਾਰ ੫, ੧੦, ੩ : ੨ (1205) 


। ਫਸਾਦੰ -- ਰਸ ਚਖਣਾ, ਸੁਆਦ ਚਖਣਾ 


“ਬ੍ਰਹਮ ਕਮਲ ਮਧੁ ਤਾਸੁ ਫਸਾਦ ਜਾਗਤ ਨਾਹੀ 
ਸੂਤਾ।”” _ -- ਗੂਜ ੧, ਅਸ ੧, ੭ : ੨ (503) 

ਰਸਾਲ -- 1. ਰਸਵਾਲਾ, ਰਸੀਲਾ, ਸੁਆਦਲਾ 
“ਗਗਨਿ ਰਫਸਾਲ ਚੁਐ ਮੇਰੀ ਭਾਠੀ। ” 


ਰਸਾਲਾ 


2000 





-- ਗਉ ਕਬ, ੨੭, ੧: ੧(328)' 


“ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ। 
- ਬਿਲਾ ੫, ੪੧, ੧ :੨ (੧10) 
2. ਰਸ ਦਾ ਘਰ , ਸੁਖਾਂ ਦਾ ਭੰਡਾਰ, 
“ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ 
ਦਇਆ ਸੇਵਾ ਲਾਈਐ।” 
- ਆਸਾ ੫, ਛੰਤ ੬, ੧ : ੫ (456) 
ਰਸਾਲਾ -- ਰਸ ਵਾਲਾ 
“ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ 
ਰਸਾਲਾ ਜੀਉ।” 
੨ ਸਾਂਝ %, ੧੫, ਹੈ ; ੩ (991 
“ਸਾਧ ਗਾਵਹਿ ਗੁਣ ਸਦਾ ਰਸਾਲਾ। ” (ਰਸ ਵਾਲੇ/ 
ਅਨੰਦੀ ਗੁਣ) -- ਸੂਹੀ ੫, ੩੨, ੧": ੨ (743) 
ਹੋਰ ਰੂਪ -- ਰਸਾਲੀ -- 
“ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ 
ਰਸਾਲੀ ਜੀਉ।” (ਰਸਾਂ ਵਾਲੇ ਹਰੀ) 
-- ਮਾਝ ੫. ੩੯, ੪ : ੩ (106) 
ਰਸਾਲੁ -- 
“ਰਸਿ ਰਸਿ ਰਾਮੁ ਰਸਾਲੁ ਸਲਾਹਾ। ” (ਰਸਾਂ 
ਦਾ ਘਰ, ਰਸੀਲਾ) 
- ਜੈਤ ੪, ੯, ੧ : ੧ (699) 
ਰਸਾਲੇ -- ਰ੍ 
“ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨਿ ਰਤੇ 
ਤੇਰੇ ਭਗਤ ਫਸਾਲੇ। ” (ਰਸ ਵਾਲੇ, ਰਸੀਏ) 
-- ਜਪੁ ੧. ੨੭ : ੧੫ (6) 
ਰਸਿ --।।. ਖੁਸ਼ ਹੋ ਕੇ 
“ਜਿੰਨਾ ਸਤਗੁਰੁ ਫਸਿ ਮਿਲੈ ਸੇ ਪੂਰੇ ਪੁਰਖ ਸੁਜਾਣ।” 
-- ਸਿਰੀ ੧, ੨੨, ੪ : ੧ (੨੨) 
ਕਰਦਾ ਹੈ) 


“ਧਨ ਪਿਰ ਨੇਹੁ ਘਣਾ ਸਿ ਪ੍ਰੀਤਿ ਦਇਆਲਾ 


ਰਾਮ। ” -- ਆਸਾ ੧, ਛੰਤ ੧, ੧ : ੨ (435) 
2. ਰਸ ਨਾਲ, ਪ੍ਰੇਮ ਨਾਲ 
“ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ 
ਗੁਣ ਗਾਇ।” 
- ਸਿਰੀ ੩, ੫੮, ੨ : ੩ (36) 
“ਪਿਰੁ ਰਲੀਆ ਚਸਿ ਮਾਣਸੀ ਸਾਚਿ ਸਬਦਿ 
ਸੁਖੁ ਨੇਹਿ।” 





ਰਸਿ 


- ਸਿਰੀ ੧, ਅਸ ੫, ੧“ : ੨ (56) 
“ਰਸਿ ਰਸਿਆ ਹਰਿਆ ਸਦਾ ਪਕੈ ਕਰਮਿ 
ਧਿਆਨਿ।” 
- ਮਾਝ ੧, ਵਾਰ ੨੦ਸ, ੧, ੧ : ੨ (147) 
3. ਰਸ ਵਿਚ, ਅਨੰਦ ਵਿਚ, ਸੁਆਦ ਵਿਚ 
''ਵਿਛੂੜਿਆ ਗੁਰੁ ਮੇਲਸੀ ਹਰਿ ਰਸਿ ਨਾਮ 
ਪਿਆਰਿ। ” 
- ਸਿਰੀ ੧, ਅਸ ੧੨, ੩ : ੧ (60) 
ਪਰਿਓ ਕੁਟੰਬਾਇਲੇ।” 
- ਗੋਂਡ ੫, ੨, ੨ : ੧ (862) 
4. ਸੁਆਦ ਲਾ ਲਾ ਕੇ, ਸੁਆਦ ਨਾਲ 
ਰਸਿ ਗੁਣ ਗਾਵਣਿਆ।” 
-- ਮਾਝ ੩, ਅਸ ੧੩, ੬ : ੩੨ (117) 
ਰਵਾ ਰਾਮਾ।” 
- ਤੁਖਾ ੪, ਛੰਤ ੧, ੨ : ੧ (1113) 
5. ਰਸ ਤੋਂ, ਅਰਕ ਤੋਂ 
“ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ 
ਚੁਆਈਐ। ” 
- ਆਸਾ ੧ ੩੯੮, ੧ : 2 (360) 
6. ਸੁਆਦ ਭਾਵ ਮੋਹ 
“ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਫਸਿ 
ਲਪਟਾਨਾ। ”” 
- ਧਨਾ ੯, ੨, ੧ : ੧ (685) 
7. ਰਸ ਭਰੀ 
“ਸੇਜ ਸੁਹਾਵੀ ਰਸਿ ਬਨੀ।” (ਭਾਵ ਸੋਹਣੀ) 
- ਬਸੰ ੫, ੧੪, ੩ : ੧ (1184) 
8. ਰਸ ਕੇ, ਅਨੰਦਿਤ ਹੋ, ਸਰਸ਼ਾਰ ਹੋ 
“ਦਰਸਨ ਦੇਖਤ ਹੀ ਮਨੁ ਮਾਨਿਆ ਜਲ ਰਸਿ 
ਕਮਲ ਬਿਗਾਸੀ। ” (ਮਹਾਨਕੋਸ਼ ਇਥੇ ਅਰਥ 
'ਰਿਸ਼ਮ` ਕਰਦਾ ਹੈ) 
-- ਸਾਰ ੧, ੨, ੧ : ੨ (1197) 
ਹੋਰ ਰੂਪ - ਰਸਿਆ -- 
"ਰਸਿ ਫਸਿਆ ਭਰਿਆ ਸਦਾ ਪਕੈ ਕਰਮਿ 
ਧਿਆਨਿ।” (ਭਰਿਆ ਜਾ ਕੇ, ਸਰਸ਼ਾਰ 
ਹ) 


ਰਸਿਆ 


2001 


ਰਸੀਆ 





-- ਮਾਝ ੧, ਵਾਰ ੨੦ਸ, ੧, ੧ : ੨ (147) 
“ਸਹਜ ਕਥਾ ਮਹਿ ਆਤਮੁ ਰਸਿਆ। ” 
(ਸੁਆਦ ਲੈਂਦਾ ਹੈ। ) 
-- ਗਉਂ ੫, ਅਸ ੩, ੬ : ੩ (237) 
“ਅੰਮ੍ਰਿਤ ਨਾਮੁ ਤਹਾ ਜੀਅ ਰਸਿਆ। ” (ਖੁਸ਼ 
ਹੋਇਆ) 


-- ਗਉ ੫, ਬਾਅ ੨੮ : ੬ (256) 


“ਮਨ ਹਰਿ ਹਰਿ ਵਸਿਆ ਗੁਰਮਤਿ ਹਰਿ 
ਰਸਿਆ ਹਰਿ ਹਰਿ ਰਸ ਗਟਾਕ ਪੀਆਉ 
ਜੀਉ।” (ਰਸ ਭਰਪੂਰ ਹੋਇਆ) 
- ਆਸਾ ੪, ਛੰਤ ੧੩, ੧ : ੫ (447) 
9. ਭਾਵ ਜਲ 
“ਗਿਆਨਿ ਮਹਾ ਫਸਿ ਨਾਈਐ ਭਾਈ ਮਨੁ ਤਨੁ 
ਨਿਕਲ ਹੋਇ। ” 
-- ਸੋਰ ੧, ਅਸ ੪, ੫ : ੨ (637) 
ਰਸਿਆ -- 1. ਚੋਇਆ, ਰਿਸਿਆ 
“ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ 
ਅੰਮ੍ਰਿਤ ਰਸਿਆ। ” 
- ਸਵ ੩, ੪ : ੨ (1393) 
. ਭਰੀ ਕੇ, ਸਰਸ਼ਾਰ ਹੋ, ਵੇਖੋ ਰਸਿ (8) 
. ਸੁਆਦ ਲੈਂਦਾ ਹੈ, ਵੇਖੋ ਰਸਿ (8) 
. ਖੁਸ਼ ਹੋਇਆ, ਵੇਖੋ ਰਸਿ (8) 
- ਰਸ ਭਰਪੂਰ ਹੋਇਆ, ਵੇਖੋ ਰਮਿ (8) 
ਰਸਿਕ -- ।. ਰਸੀਆ, ਰਸ ਵਾਲਾ 
ਰਸਿਕ ਬੈਰਾਗੀ। ” 
- ਗਉ ੫, ੧੧੯", ੨ : ੧ (204) 
2. ਸੁਆਦ ਲਾ ਲਾ ਕੇ (ਸ਼ਬਦਾਰਥ) 
"ਗਿਆਨ ਧਿਆਨ ਮਾਨ ਦਾਨ ਮਨ ਰਸਿਕ 
ਰਸਨ ਨਾਮ ਜਪਤ ਤਹ ਪਾਪ ਖੰਡਲੀ। ” 
-- ਕਲਿ ੫, ੫, ੧ : ੨ (1322) 
ਨਿਤ ਪੀਜੈ।” 
`.- ਕਲਿ ੪, ਅਸ ੧, ੫ : ੨ (1323) 
(“ਦਰਪਣ”, “ਨਿਰਣੈ” ਇਥੇ ਦੁਹਾਂ ਥਾਵਾਂ ਤੇ 
ਅਰਥ “ਰਸੀਆ” ਹੀ ਕਰਦੇ ਹਨ। ) 
ਰਸਿਕ ਰਸਾਕ -- ਰਸੀਆ ਨੂੰ ਰਸ ਦੇਣ ਵਾਲਾ 


ਹੈ ਦਿ 


%। -4ੰ= 


ਭਾਵ ਵਾਹਿਗੁਰੂ 
ਧਾਰਿਓ ਹਰਿ ਰਸਿਕ ਰਸਾਕ। ” 
੮> ਕਾਲ ੪, ੪, ₹ ? ੧ (1295) 
ਰਸਿਕੁ -- ਰਸੀਆ 
ਸਰਬ ਸਿਧੀ।” (ਰਸੀਆ) 
-- ਸਵ ੧, ੧ : ੩ (1392) 
ਰਸਿ ਭਿੰਨੇ -- ਪ੍ਰੇਮ ਵਿਚ ਭਿਜੇ 
"ਮੋਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ 
ਰਸਿ ਭਿੰਨੇ। ” 
-- ਆਸਾਂ ੪, ਛੰਤ ੧੬, ੩ : ੨ (449) 
ਰਸੀ -- ਰਸ ਵਾਲੀ ਹੋਈ, ਅਨੰਦਿਤ ਹੋਈ 
“ਸਾ ਧਨ ਹਰਿ ਕੈ ਰਸਿ ਫਸੀ ਗੁਰ ਕੈ ਸਬਦਿ 
ਅਪਾਰੇ ਰਾਮ। ” 
- ਆਸਾਂ ਡੇ, ਛੰਤ ੬, ੪ : ੨ (440) 
ਰਸੀਅਹਿ -- ਰਸ ਵਾਲਾ ਹੋ, 
"ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ 
ਅੰਜਨੁ ਸਾਰ ਹੈ। ” 
- ਤੁਖਾ ੧, ਛੰਤ ੬, ੩ : ੩ (1113) 
| ਰਸੀਅਨ -- ਰਸ ਲੈਣ ਵਾਲਿਆਂ, ਸੁਹਜ ਸੁਆਦ 
ਵਾਲਿਆਂ 
ਰਾਤਾ।` _-- ਗੂਜੋਂ ਪੰ. ਅਸ ੧, ੨ : ੨ (507) 
ਰਸੀਅੜਾ -- ਰਸੀਆ, ਰਸ ਲੈਣ ਵਾਲਾ 
“ਇਕ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ 
ਵੁਠੀ।  _-- ਗਉ ੫, ੧੬੯", ੩ : ੨ (218) 
ਰਸੀਆ -- ।. (ਸ. ਕਜਿਜ੍) ਰਸੀਲਾ, ਜਿਸ ਵਿਚ 
ਰਸ ਹੋਵੇ । 
“ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ। ” 
- ਸਿਰੀ ੧, ੨੫, ੧ : ੧ (23) 
“ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ 
ਵਡਿਆਈ।” 
- ਸੂਹੀ ੧, ਛੰਤ ੩, ੩ : ੪ (765) 
2. ਰਸ ਭੋਗਣ ਵਾਲਾ 
“ਤੂੰ ਨਿਰਬਾਣੁ ਰਸੀਆ ਰੰਗਿ ਰਾਤਾ।” 


੮ ਮਾਝ ੫. ੭੮, ੩. : 2 (102) 











ਰਸੀਕ 2002 ਰਸੂਲਿ 
ਹੋਰ ਰੂਪ -- ਰਸੀਆਂ -- -- ਗਉਂ ੧, ਅਸ ੯, ੧: ੨ (153) 
'ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ “ਜਿਸਨੇ ਆਇਆ ਪ੍ਰੇਮ ਫਸੁ ਤਿਸੈ ਹੀ ਜਰਣੇ। ” 
ਹੋਇ।” -- ਗਉਂ ੫, ਵਾਰ ੯ : ੩ (320) 
-- ਮਲਾਂ ੧, ਵਾਰ ੨ਸ, ੧. ੧ : ੨ (1279) “ਨਾ ਬੀਚਾਰਿਓ ਰਾਜਾ ਰਾਮ ਕੋ ਰਸੁ। (ਸੁਆਦ, 
ਰਸੀਕ -- ਰਸੀਏ ਅਨੰਦ) _-- ਸੋਰ ਰਵਿ, ੩, ੧" : ੧ (658) 
“ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ | 6. ਸਾਰ, ਤਤ (ਮਹਾਨ ਕੋਸ਼, ਨਿਰਣੈ) 
ਰਸਕ ਰਸੀਕ।” 'ਸਭਹੂ ਕੋ ਫਸੂ ਹਰਿ ਹੋ।” 
-- ਪ੍ਰਭਾ ੪, ੩, ੧ : ੧ (1336) - ਗਉ ੫, ੧੫੫, ੧" : ੧ (213) 


ਰਸੀਣਾ -- ਰਸੀ ਰਹਿੰਦੀ ਹੈ 
ਰਸੀਣਾ। ” -- ਰਾਮ ੧, ਅਸ ੮, ੩ : ੧ (907) 
ਰਸੀਦ -- (ਫਾ. ਰਸੀਦਹ) ਪੁਜਾ ਹੋਇਆ 
“ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ 
ਰਸੀਦ । ” -- ਸਿਰੀ ੧, ਅਸ ੧. ੩ : ੧ (੨3) 
ਰਸੁ -- ।. ਸੁਆਦ ਲੈਣ ਯੋਗ ਪਦਾਰਥ, ਰਸਦਾਇਕ 
ਪਦਾਰਥ 
'ਜਿਸਹਿ ਜਗਾਇ ਪੀਆਵੈ ਇਹੁ ਰਸੂ ਅਕਥ 
ਕਥਾ ਤਿਨਿ ਜਾਨੀ। ” 
-- ਗਉਂ ੫. ਸੋਹ ੫, ੨ : ੨ (13) 
“ਰਸੁ ਅੰਮ੍ਰਿਤ ਨਾਮ ਰਸੁ ਅਤਿ ਭਲਾ ਕਿਤੁ ਮਿਲੈ 
. ਰਸੁ ਖਾਇ।” 
2. ਭੋਗਣ ਯੋਗ ਪਦਾਰਥ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ 
ਕੀ ਵਾਸੁ।” -- ਸਿਰੀ ੧, ੪, ੨ : ੧(15) 
3. ਸੁਆਦ, ਜ਼ਾਇਕਾ 
“ਜਿਨਾ ਭਾਣੇ ਕਾ ਰਸੁ ਆਇਆ। ” 
-- ਸਿਰੀ ੧, ਅਸ ੨੮, ੧੦ : ੧ (72) 
“ਜਬ ਲਗੁ ਫਸੂ ਤਬ ਲਗ ਨਹੀ ਨੇਹੁ। ” (ਮਾਇਆ 
ਦਾ ਸੁਆਦ) 
-- ਗਉਂ ਕਬ, ੨੩, ੧" : ੨ (325) 
4.' (ਨਿਚੋੜ ਕੇ ਕੱਢਿਆ) ਤਰਲ ਪਦਾਰਥ, ਰਹੁ 
“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ। ” 
-- ਮਾਝ ੧, ਵਾਰ ੧੧ਸ, ੧, ੨ : ੩ (143) 
“ਭਉ ਸੀਗਾਰੁ ਤੰਬੋਲ ਫਸੁ ਭੋਜਨ ਭਾਉ ਕਰੇਇ। ” 
- ਸੂਹੀ ੩, ਵਾਰ ੯ਸ, ਤੇ, ੧ : ੫ (786) 
5. ਅਨੰਦ 
“ਮਰਣ ਰਹਣ ਰਸੁ ਅੰਤਰਿ ਭਾਏ ।” 





੮ ਸਿਰੀ 8, ੬੯,੧:੧(4) 





7. ਮਿਠਾਸ 
“ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ 
ਰਸੁ ਨਹੀ ਰਾਈ।” 
- ਸੋਰ ੩, ੩, ੩ : ੧ (596) 
8. ਭਾਵ ਸ਼ਹਿਦ 
“ਜਿਉ ਮਧੁ ਮਾਖੀ ਤਿਉ ਸਠੋਰਿ ਫਸੁ ਜੋਰਿ ਜੋਰਿ 
ਧਨੁ ਕੀਆ।” 
- ਸੋਰ ਕਬ, ੨, ੨ : ੧ (654) 
9. ਪ੍ਰੋਮ, ਪਿਆਰ 
ਸਿਉਂ ਤਿਸੁ।” ਰ 
- ਬਿਲਾ ੧, ਵਾਰ ੧੨ਸ, ੫, ੨ : ੬ (854) 
10. ਜੀਵਨ, ਸਤਾ 
“ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ 
ਰਸੁ ਖਾਈ।” 
- ਰਾਮ ੧, ਸਿਗੋ ੬੧ : ੧ (944) 
“ਪੌਖਿ ਤੁਖਾਰੂ ਪੜੈ ਵਣੁ ਤ੍ਰਿਣੁ ਰਸੁ ਸੋਖੈ।” 
- ਤੁਖਾ ੧, ਬਾਰਾ ੧੪ : ੧ (1109) 
11. ਭਾਵ ਪਾਣੀ 
“ਅਗਨਿ ਫਸੁ ਸੋਖੈ ਮਰੀਐ ਧੋਖੇ ਭੀ ਸੋ ਕਿਰਤੁ 
ਨ ਹਾਰੇ।” 
-- ਤੁਖਾ ੧, ਬਾਰਾ ੮ : ੩ (1108) 
ਰਸੁਨਥੇ -- ਜੀਭਾ ਵਾਲੇ 
“ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ 
ਰਸਨਥੇ।” _-- ਕਲਿ ੪, ੩, ੧ : ੧ (1320) 
ਰਸੂਆ -- ਸੁਆਦ, ਰਸ 
“ਛੋਡਿ ਛੋਡਿ ਰੇ ਬਿਖਿਆ ਕੇ ਰਸੂਆ।” 
- ਗਉਂ ੫, ੧੨੭", ੧੯ : ੧ (206) 


ਰਸੂਲਿ -- (ਫਾ. ਰਸੂਲੀ) ਪੈਗੰਬਰ ਦੀ (ਸਿਖਿਆ) 





ਰਸੂਲਿ।” 


-- ਗਉ ੫, ਵਾਰ ਦਸ, ੫, ੨ : ੨ (320). 


ਫਸੇ -- ਮਸਤ ਹਨ, ਰੁਝੇ ਹੋਏ ਹਨ 
“ਤੀਨਿ ਗੁਣਾ ਕੈ ਸੰਗਿ ਰਚਿ ਫਸੇ।”” 
- ਗੋਂਡ ੫, ੧੧, ੩ : ੩ (865) 
ਰਸੇਰੇ -- ਰਸ ਨਾਲ, ਅਨੰਦ ਨਾਲ 
“ਹਰਿ ਗੁਣ ਗਾਵਹਿ ਰਸਨ ਰਸੇਰੇ। ” 
- ਮਾਰੂ ੧, ਸੇਲਾ ੬, ੩ : ੨ (1025) 
(ਮਹਾਨ ਕੋਸ਼ ਅਰਥ “ਰਸ ਵਾਲੇ, ਰਸਦਾਇਕ? 
ਦਿੰਦਾ ਹੈ। ) 
ਰਸੈ -- ।. ਰਸ ਨਾਲ 
“ਤਹਾ ਸੰਗਤਿ ਸਾਧ ਗੁਣ ਫਸੈ।” 
-- ਗਉ ੫, ਅਸ ੪, ੬ : ੩ (237) 
2. ਮਸਤ ਹੋਏਂ, ਰੁਝ ਗਏ 
“ਅਨਦ ਕੇਲ ਮਾਇਆ ਰੰਗਿ ਰਸੈ। ” 
-- ਗਉ ੫, ਸੁਖ ੪, ੭ : ੪ (267) 
- ਰਸਨਾ ਤੋਂ, ਮੁਖ ਤੋਂ 
ਰਿ ਜਨਿ 
-- ਗਉ ੫, ਸੁਖ 2, ੬ : ੧੦ (272) 
4. ਰਸਦਾ ਹੈ, ਸਿੰਜਰ ਜਾਂਦਾ ਹੈ। 
“ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ 
ਨਿਰੰਕਾਰ । ” 
-- ਗਉ ੫. ਥਿਤੀ ੪ : ੫ (297) 
੨. ਰਸ ਨਾਲ ਭਰ ਜਾਂਦਾ ਹੈ 
- ਸੂਹੀ ੧, ਅਸ ੩, ੩ : ੨ (752) 
6. ਰਸ ਮਾਨਦਾ ਹੈ। 
“ਅਨਿਕ ਰੂਪ ਰੰਗ ਭੋਗ ਰਸੈ।” 
- ਰਾਮ ੫, ੨੬, ੧ : ੩ (690) 
“ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ 


ਰਸਨਾ ਰਸੈ।” (ਰਸ ਮਾਨਦਾ ਭਾਵ ਸਿਮਰਦਾ 


ਹੈ) - ਸਵ ੪, ਮਥੁ ੧ : ੫ (1404) 
ਹੋਰ ਰੂਪ -- ਰਸੋ- 
ਅੰਮ੍ਰਿਤ ਪੀ ਫਸੋ।`` (ਅਨੰਦ/ਰਸ ਮਾਨੋ) 


“ਸੂਤਕੁ ਕਿਉਂ ਕਰਿ ਰਖੀਐ ਸੂਤਕੁ ਪਵੈ ਰਸੋਇ।” 
-- ਆਸਾ ੧, ਵਾਰ ੧੮ਸ, ੧, ੧ : ੫ (472) 
ਹੋਰ ਰੂਪ -- ਰਸੋਈ -- 
“ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ 
ਰਸੋਈ। ” 
-- ਗਉ ਕਬ, ਅਸ ੪੧, ੨ : ੨ (331) 
ਰਸ਼ਉ -- ਰਸਾਇਆ, ਰਸਮਈ ਕੀਤਾ 
ਰਸਿ ਰਸੁਉ ਹੀਅਉ।”” 
- ਸਵੇ ੪, ਬਲ ੨ : ੨ (1405) 
ਰਹਉ -- ।. ਰਹਿੰਦਾ ਹਾਂ _. 
ਅਨਦ ਜਪਤ ਰਰਉ ਤਰੀ ਸਰਣਾਇ।” 
ਅਸ ੧੨, ੮ : ੨ (226) 
ਗੀ ਗਨ 
- ਗਉ ਕਬ, 2, ੧ : 2 (323) 
“ਵਰਤ ਨ ਰਹਉ ਨ ਮਹ ਰਮਦਾਨਾ।” (ਰਹਿੰਦਾ 
ਭਾਵ ਰਖਦਾ) -- ਭੈਰ ੫, ੩, ੧ : ੧ (1136) 
2. ਰਹਾਂ 
“ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ 
ਬਿਧਿ ਰਹਨਿ ਰਹਉ ਰੇ।” 


- ਆਸਾ ਕਥ, ੨੫, ੧" : 2 (482) 


। ਰਹਈ -- ।. ਰਹਿੰਦਾ ਭਾਵ ਮਿਟਦਾ 


“ਬਿਨ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ 
ਆਵਤ ਬਾਰੋ ਬਾਰਾ।” 

- ਸੋਰ ੫, ੯, ੧" : ੨ (611) 
“ਚੰਚਲ ਚੀਤੁ ਨ ਫਹਈ ਠਾਇ।” 


-- ਰਾਮ ੧, ਓਅੰ ੨੩ : ੧ (932) 


ਰਹਸ -- ਅਨੰਦ 


“ਰਹਸ ਰੰਗ ਫੁਰਮਾਇਸਿ ਕਾਈ।” 
= ਪ੍ਰਭਾ ੧, ੧6, ੧ ::੨ (1331) 





- ਕੇਦਾ ੫, ੪, ੧: ੧ (1120) 
ਰਹਸਾਏ -- ਅਨੰਦਤ ਹੋਇਆ, ਖੁਸ਼ ਹੋਇਆ 
ਸਹਜਾਏ ਮਨਿ ਨਿਧਾਨੁ ਪਾਏ।”” 
-- ਆਸਾ ੫, ੧੫੩, ੨: ੧ (408) 
ਰਹਸਿ -- ਖੁਸ਼ ਹੋ ਕੇ, ਖਿੜ ਕੇ 
“ਮਨੁ ਦੇ ਲੀਆ ਰਹਸਿ ਗੁਣ ਗਾਈ। ” 
__=ਾਗਿਉ4,.ਅਸ ੨, ੨ 3 ੩ (221) 
“ਸੇਵਾ ਸੁਰਤਿ ਫਹਸਿ ਗੁਣ ਗਾਵਾ ਗੁਰਮੁਖਿ ਗਿਆਨੁ 
ਬੀਚਾਰਾ। ” (ਭਾਵ ਟਿਕਾਉ ਨਾਲ, ਪੂਰੇ ਖਿੜਾਉ 
ਵਿਚ) -- ਮਲਾ ੧, ੩, ੩ : ੧ (1255) 
ਸਹਰਸ਼ 
“ਮੈ ਪਿਰੁ ਸਚੁ ਸਾਲਾਹਣਾ ਹਉ ਫਹਸਿਆੜੀ ਨਾਮਿ 
ਭਤਾਰੇ।` -- ਵਡ ੧. ਮਲਾ ੩, ੭ : ੪ (5੧1) 
ਰਹਸਿਆ =- ਖੁਸ਼ ਹੋਇਆ/ਖਿੜਿਆ ਹੈ 
- ਮਾਝ ੧, ਵਾਰ ੧੮ : ੪ (146) 
'ਖਸਮਹੁ ਪੂਰਾ ਪਾਇ ਮਨਹੁ ਰਹਸਿਆ। ” 


(ਅਨੰਦਿਤ ਹੋਇਆ) 
- ਮਾਝ ੧, ਵਾਰ ੨੩ : ੩ (148) 
ਰਹਸੀ -- ।. ਰਹੇ ਗਾ 


“ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ 
ਆਵੈ ਵਾਰੀ।” 
- ਗਉ ੧, ੧੩, ੧" : ੧ (154) 
2. ਅਨੰਦ ਹੋਈ 
ਓਮਾਹਓ।” 
-- ਗਉ ੧. ਛੰਤ ੧, ੪ : ੩ (242) 
ਬਲਿਰਾਮ ਜੀਉ।”” (ਖੁਸ਼ ਹੋਈ) 
- ਸੂਹੀ ੧, ਛੰਤ ੧, ੪ : ੨ (764) 
ਹੋਰ ਰੂਪ -- ਰਹੰਸੀ -- 
“ਹਰਿ ਮੌਹਿਅੜੀ ਸਾਚ ਸਬਦਿ ਠਾਕੁਰ ਦੇਖਿ 
ਰਹੰਸੀ ਰਾਮ।” (ਰਸ ਸਹਿਤ/ਪ੍ਰਸੰਨ ਹੋਈ) 
- ਸੂਹੀ ੧, ਛੰਤ ੩, ੨ : ੨ (765) 
3. ਅਨੰਦ ਰੂਪ 


2004 








'ਰਹਸੀ ਰਾਮੁ ਰਿਦੈ ਇਕ ਭਾਇ। ” 


-- ਰਾਮ ੧, ਓਅੰ ੧੦ : ੭ (931) 


- ਮਾਝ ੧, ਵਾਰ ੮ : ੧ (141) 
ਰਹਸੀਐ -- ਖੁਸ਼ ਹੋਵੈ, ਖਿੜੇ 
“ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ 
ਦੁਆਰੁ । ` 
ਹ - ਆਸਾ ੧, ਵਾਰ ੧੦ਸ, ੧, ੨ : ੪ (468) 
“ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ 
ਆਈ।” (ਭਾਵ ਟਿਕਾਉਂ ਵਿਚ ਆਵੇ) 


- ਸਾਰ ੪, ਵਾਰ ੬ : ੧ (1239) 





-- ਗਉਂ ੪, ੬੬, ੩ : ੩ (173) 
ਜਾਲੋ।” -- ਭੈਰ ੧, ੩, ੧: ੨ (1126) 
ਰਹਸੇ -- ਖਿੜੇ, ਖੁਸ਼ ਹੋਏ 
“ਸਚਿ ਫਹਸੇ ਪੂਰੇ ਹਰਿ ਲੋਗ।” 
-- ਗਉਂ ੧, ੬,੫ : ੨ (153) 
ਹੋਰ ਰੂਪ -- ਰਹੰਸੇ -- 
ਸਚੁ ਲਾਹਓ।” (ਪ੍ਰਸੰਨ ਹੋਏ,ਖਿੜੇ) 
- ਗਉ ੧, ਛੰਤ ੧, ੪ : ੪ (242) 
ਰਹਹਿ -- 
“ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ 
ਨਾਨਕ ਗੁਰ ਮਿਲਿ ਫਹਸ਼ੈ ਜੀਉ।” 
- ਮਾਝ ੪, ੨, ੪ : ੩ (94) 
ਰਹਹਿ -- ਰਹਿਣ, ਰਹਿੰਦੇ ਹਨ 
“ਅਸੰਖ ਜੋਗ ਮਨਿ ਰਹਹਿ ਉਦਾਸ।” 
-- ਜਪੁ ੧, ੧੭ : ੪ (4) 
“ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ।” 
- ਆਸਾ ੩, ਅਸ ੩੧, ੬ : ੧ (427) 
ਰਹਹੁ -- ।. ਰਹੋ, ਰਵੋ 
"ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ 
ਲਾਇ।”” 





ਰਹਣ 2005 ਰਹਤ 
-- ਸਿਰੀ ੪, ਵਾਰ ੫ ਸ, ੩, ੨ : ੨ (84) | 2. ਪੇਸ਼ (ਜਾਣੀ), ਟਿਕ (ਸਕਨਾ) 


2. ਮੈ ਰਹਾਂ, ਰਵਾਂ “ਤਿਨ ਆਗਲੜੈ ਮੈ ਰਹਣੁ ਨ ਜਾਇ।” 
“ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ -- ਸਿਰੀ ਭ੍ਰਿਲੋ, ੨, ੧“ : ੨ (92) 
ਸਰਣਾਈ।” 3. ਟਿਕਣਾ 
- ਸੋਰ ੪, ੯, ੧" : ੨ (607) "ਮਰਣੁ ਲਿਖਾਇ ਆਏ ਨਹੀ ਰਹਣਾ। ” 
3. ਰਹਿੰਦੇ ਹੋ -- ਗਉ ੧, ੯, ੧" : ੧ (153) 
“ਕਵਣ ਕਥਾ ਲੇ ਰਹੁਹ ਨਿਰਾਲੇ। ” “ਹੋਛੀ ਸਰਣਿ ਪਇਆ ਰਹਣੁ ਨ ਪਾਈ।” 
-- ਰਾਮ ੧, ਸਿਗੋ ੪੩ : ੩ (942) (ਟਿਕਾਉ, ਰਹਿਣਾ) 
ਰਹਣ -- ਰਹਿਣ/ਵਿਚਰਣ ਦਾ -- ਆਸਾਂ ੫, ੪, ੩: ੩ (371) 
“ਮਰਣ ਰਹਣ ਰਸੁ ਅੰਤਰਿ ਭਾਇ ।”” 4. ਨਿਵਾਸ, ਟਿਕਾਣਾ ਰ੍ 
-- ਗਉ ੧. ੯, ੧: ੨ (153) “ਭਾਲਿ ਲਹਨਿ ਸਹੁੰ ਆਪਣਾ ਨਿਜ ਘਰਿ ਰਹਣੁ 
“ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਕਰੇਨਿ।” 
ਬਿਲੰਤੀ।” (ਰਹਿਣਾ ਹੈ) - ਰਾਮ ੩, ਵਾਰ ੬ਸ, ੩, ੨ : ੪ (949) 


-- ਰਾਮ ੧. ਓਅੰ ੧੧ : ੩ (931) । ਰਹਤ -- 1. ਮੁਕਤ, ਬਚਿਆ ਹੋਇਆ 
(ਮਹਾਨ ਕੋਸ਼ ਅਰਥ 'ਤਿਆਗ” ਕਰਦਾ ਹੈ।) | _“ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ।” 





ਰਹਣਾ -- ਰਹਿਣਾ, ਟਿਕਣਾ, ਵਸਣਾ -> ਸਿਰੀ ੫, ੯੬, ੧ : ੨ (51) 
“ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ | ਰਾਮ ਸੇਵਕ ਭੈ ਰਹਤ ਕੀਨਾ।” 
ਪਾਇ।” __ - ਸਿਰੀ ੩, ੩੭, ੪ : ੨ (25) ` ਗਉ ੫,੧੪੪", ੨ : ੨ (211) 
“ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ।” | 2. ਰਹਿੰਦੇ ਹਨ 
(ਭਾਵ ਜਿਊਣਾ) "ਭਗਉਤੀ ਰਹਤ ਜੁਗਤਾ। ” 
- ਆਸਾ ੧, ਅਸ ੧੩, ੨ : ੧ (418) -- ਸਿਰੀ ੫, ੨੭, ੨ : ੧ (71) 
“ਏਤੁ ਕਮਾਣੈ ਸਦਾ ਦੁਖ ਦੁਖ ਹੀ ਮਹਿ ਰਹਣਾ। ” “ਜਿਹ ਪ੍ਰਸਾਦਿ ਤੇਰਾ ਓਲਾ ਰਹਤ । ” 
_ (ਜਿਊਣਾ) - ਗਉ ੫, ਸੁਖ ੬, ੩ : ੩ (270) 
-- ਰਾਮ ੩, ਵਾਰ ੧੩ਸ, ੩, ੧ : ੪ (953) | 3. ਰਹਿਣੀ 
ਰਹਣਿ -- ਟਿਕਣ ਰ੍ “ਰਹਤ ਰਹਤ ਰਹਿ ਜਾਹਿ ਬਿਕਾਰਾ।” 
“ਪਾਪੀਆ ਨੋ ਨ ਦੇਈ ਥਿਰ ਰਹਛਿ ਚਣਿ ਨਰਕ -- ਗਉ ੫, ਬਾਅ ੪੪ : ੫ (259) 
ਘੋਰਿ ਚਾਲਿਅਨੁ।” __ ਹੂ (ਦੂਜੇ “ਰਹਤ” ਦੇ ਅਰਥ ਹਨ “ਰਹਿਣ ਨਾਲ) 
-- ਸਿਰੀ ੪, ਵਾਰ ੧੯ : ੪ (91) “ਰਹਤ ਅਵਰ ਕਛੁ ਅਵਰ ਕਮਾਵਤ। ” 
ਰਹਣੀ -- ਰਹਿਤ -- ਗਉ ੫, ਸੁਖ ੫, ੭ : ੧ (269) 


“ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ।” “ਸਭੁ ਕਛੂ ਜਾਨੈ ਆਤਮ ਕੀ ਚਹਤ। ” 
-- ਸਿਰੀ ੧, ਅਸ ੫, ੬ : ੩ (56). -- ਗਉ ੫. ਸੁਖ ੫, ੮ : ੬ (269) 


ਰਹਣ -- ।. ਰਹਿਣਾ (“ਮਹਾਨ ਕੋਸ਼” ਇਥੇ ਅਰਥ “ਹਾਲਤ, ਦਸ਼ਾ” 
“ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਕਰਦਾ ਹੈ) 2, 
ਰਜਾਈ॥”  _-= ਜਪ ਬੇ. 9੮ 3 5 (01 "ਸੰਤ ਰਹਤ ਸੁਨਹੁ ਮੇਰੇ ਭਾਈ।” (ਰਹਿਣੀ, 
"ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੂ ਨ ਬੀ ਰ 
ਜਾਇ।” (ਰਿਹਾ, ਜੀਵਿਆ) -= ਆਸਾ ੫, ੮੮, ੧" ? ੧ (392) 
4. ਰਹਿਣ ਨਾਲ 


_=- ਸਿਰੀ ੫, ੮੯, ੨ : ੧ (49) 
ਰ੍ “ਰਹਤ ਰਹਤ ਰਹਿ ਜਾਹਿ ਬਿਕਾਰਾ।” 





- ਗਉ ੫, ਬਾਅ ੪੪ : ੫ (259) 
5. ਵਖਰਾ, ਬਿਨਾਂ 
“ਉਪਾਵ ਸਿਆਨਪ ਸਗਲ ਤੇ ਰਹਤ । ? 
- ਗਉ ੫, ਸੁਖ ੫, ੮ : ੫ (269) 
“ਸੰਤ ਕਾ ਦੋਖੀ ਧਰਮ ਤੇ ਰਹਝੜ।” (ਕੋਰਾ, 
ਖਾਲੀ, ਵਿਹੂਣਾ) 
- ਗਉ ੫. ਸੁਖ ੧੩, ੬ : ੭ (280) 
6. ਰਹਿੰਦਾ ਹੈ 
“ਜਿਹ ਪ੍ਰਸਾਦਿ ਤੇਰਾ ਓਲਾ ਰਹਤ। ” 
- ਗਉਂ ੫, ਸੁਖ ੬, ੩ : ੩ (270) 
“ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ। ” 
- ਦੇਵ ੫, ੩੧, ੧੯ : ੧ (534) 
7. ਨਿਵਾਸ, ਰਹਿਣੀ 
'ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ 
ਪਾਇ।” _-- ਗੂਜ ੩, ੫, ੩ : ੨ (490) 
“ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀਂ 
ਦਿਨ ਚਾਂਰਿ।” 
- ਸੋਰ ੯, ੮, ੧ : ੧ (633) 
9. ਦੂਰ ਹੋ ਗਏ, ਮੁਕ ਗਏ 
“ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ 
ਵਛਲੁ ਗ੍ਰਿਹਿ ਪਾਇਓ। ” 


> ਸਾਚੇ ੫, ੫੨. ੧? # (1215) 


10. ਰਹਿਤ ਰਖਣ ਵਾਲੇ 
“ਕਹਤ ਮੁਕਤ ਸੁਨਤ ਮੁਕਤ ਰਹਤ ਜਨਮ 
ਰਹਤੇ ।” 
_ - ਸਾਰ ੫, ੧੩੩, ੨ : ੩ (1230) 
ਰਹੰਤ -- ।. ਮੁਕ ਜਾਂਦੇ ਹਨ 
ਰਹੰਤ ਜੀਉ। ” -- ਰਾਮ ੫, ਰੁਤੀ ੧ : ੬ (927) 
2. ਰਹਿੰਦਾ ਹੈ 
ਅਚੁਤ ਤਨਹ।' 
- ਸਸ ੫, ੧: ੪ (1354) 
ਰਹਤਉ -- ਰਹਿੰਦਾ ਹੈ, ਵਸਦਾ ਹੈ 
“ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ 
__ਰਹਤਉ ਸਬਦੁ ਸੁ ਸਾਰੁ।” 
-- ਰਾਮ ੧, ਸਿਗੋ ੬੭ : ੩ (945) 


2006 








ਰਹਤਹ -- ਰਹਿੰਦੇ ਹਨ 
ਚਹਤਹ । `` - ਸਸ ੫, ੪੦ : ੪ (1357) 
ਰਹਤਾ -- ।. ਰੁਕ ਜਾਂਦਾ 
“ਕਉਣ ਸੁ ਅਖਰੁ ਜਿਤੁ ਧਾਵਤੁ ਰਹਤਾ। ” 
-- ਮਾਝ ੫, ਅਸ ੩੬, ੪ : ੧ (131) 
2. ਰਹਿੰਦਾ ਹੈ 
“ਬਰਤ ਨੇਮ ਸੰਜਮ ਮਹਿ ਫਹਤਾ ਤਿਨ ਕਾ ਆਢੁ 
ਨਾ ਪਾਇਆ। ” 
- ਗਉ ੫, ੧੬੪". ੧ : ੧ (216) 
“ਅੰਨ ਤੇ ਫਹਤਾ ਦੁਖੁ ਦੇਹੀ ਸਹਤਾ।” (ਭਾਵ 
ਅੰਨ ਨਹੀਂ ਖਾਂਦਾ) 
- ਪ੍ਰਭਾ ੫, ਅਸ ੨, ੬ : ੩ (1346) 
3. ਮੁਕਤ ਹੋ ਜਾਣਾ, ਛੁੱਟ ਜਾਣਾ 
“ਵਰਨ ਚਿਹਨ ਸਗਲਹ ਤੇ ਫਹਤਾ। ? 
- ਗਉਂ ੫, ਬਾਅ ੪੬ : 2 (260) 
4. ਰਹਿੰਦੀ ਹੈ ਭਾਵ ਨਿਭ ਜਾਂਦੀ ਹੈ 
“ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ।” 
(ਪ੍ਰਤਿਗਿਆ (ਧਰਮ) ਨਿਭਾ ਆਉਂਦੀ ਹੈ) 
- ਗਉ ੫, ਸੁਖ ੬, ੨ : ੭ (270) 
5. ਪਰ੍ਹੇ ਹੈ 
“ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ 
ਕਥਨ ਰਹਤਾ। '” 
- ਗੁਜ ੫, ੧੧, ੧੯ : ੨ (498) 
ਰਹੰਤਾ -- ਰਹਿ ਜਾਂਦਾ ਹੈ, ਮੁਕ ਜਾਂਦਾ ਹੈ 
ਕੀਰਤਨਹ।  _ -- ਗਾਥਾ ੫, ੭ : ੨ (1360) 
ਰਹਤੀ -- ਰਹਿੰਦੀ 
'“ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ 
ਭੂਖ ਪਿਆਸਾ ਹੈ।” 
- ਮਾਰੂ ੫, ਸੋਲਾ ੨, ੩ : ੩ (1072) 
ਰਹਤੁ -- !. ਨਿਰਲੇਪ, ਮੁਕਤ 
“ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਚਹਤੁ ਇਕੁ 
ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ।” 
== ਬਨਾ ੫, ਅਸ ੧, ੩ : ੨ (687) 
2. ਰਹਿੰਦਾ ਰ੍ 
“ਲੋਭੀ ਜੀਅੜਾ ਬਿਰੁ ਨ ਫਰਤੁ ਹੈ ਚਾਰੇ ਕੁੰਡਾ 


੨. 


ਰਹਤ 


ਰਹਤੇ -- ।. ਨਿਰਲੇਪ, ਵਖਰੇ 
“ਦੀਸਹਿ ਸਭ ਮਹਿ ਸਭ ਤੇ ਰਹਤੇ । ” 
-- ਗਉ ੫, ੮੬,੩:3੩੧(1੧1) 
2. ਹਟਦੇ, ਰੁਕਦੇ 
“ਦਰਬਿ ਸਿਆਣਪ ਨਾ ਓਇ ਰਹਤੇ । 
=> ਗਉ ੫, ੮੯, ੩ : ੩ (182) 
3. ਰਹਿੰਦੇ ਹਨ 
“ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ । ” 
-- ਗਉ ੫, ਬਾਅ ੬ : ੪ (251) 
4. ਬਚਦੇ ਹਨ ਰ੍ 
“ਕਹਤ ਮੁਕਤ ਸੁਨਤ ਮੁਕਤ ਰਹਤ ਜਨਮ 
ਰਹਤੇ।” (ਜਨਮ ਮਰਨ ਦੇ ਗੇੜ ਤੋਂ ਮੁਕਤ 
ਹੋ ਜਾਂਦੇ ਹਨ। ) 
-- ਸਾਰ ੫, ੧੩੩, ੨ : ੨ (1230) 
=- ਰਹਿੰਦਾ ਹੈ 
“ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੋ। 
` - ਸਵ ੧, ੧੦ : ੪ (1390) 
ਰਹਦਾ -- ਰਹਿੰਦਾ ਹਾਂ/ਹੈ 
“ਤਾ ਕੀ ਸੰਗਤਿ ਨਾਨਕੁ ਰਹਢਾ ਕਿਉ ਕਰਿ ਮੂੜਾ 
ਪਾਵੈ। ” - ਸੂਹੀ ੧, ੯, ੪ : ੨ (731) 
“ਕਪੜੁ ਭੋਜਨੁ ਸਚੁ ਰਹਢਾ ਲਿਵੈ ਧਾਰ। ” 
-- ਰਾਮ ੫, ਵਾਰ ੧੧ : ੭ (962) 


”!-- ਮਾਰੂ ੫, ਵਾਰ ੭ : ੩ (1096) 
ਰਹਦੀ -- ਬਚੀ ਹੋਈ, ਬਾਕੀ ਦੀ ਰ 
“ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ 
ਖੁਹਦੀ ਸਭ ਪਤਿ ਗਵਾਹੀ ।” 

-- ਗਉ ੪, ਵਾਰ ੧੫ ਸ, ੪, ੨ : ੮ (309) 
ਰਹਦੇ -- ਬਾਕੀ ਦੇ, ਬਚੇ ਹੋਏ ਰ੍ 
“ਰੰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ 
ਆਰਹਰੁ । ” 

-- ਗਉ ੪, ਵਾਰ ੨੭ਸ, ੫,੧:੧ (315) 
ਰਹੰਦੇ -- ਰਹਿੰਦੇ ਹਨ 
“ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਬੈ 
ਤਿਵੈ ਰਹੰਦੇ।” -- ਬਿਲਾ ੪, ੬, ੪ : ੨ (600) 


2007 


ਭਾਲੇ ।” ` ਰਮ ੧. ੧. ੨ : ੨ (676) | ਰਹਨ -- ਰਹਿਣ, ਨਿਵਾਸ 











ਰਹਨਿ 


“ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ 
ਦੀਆ।” 


-- ਸੋਰ ਕਬ, ੨, ੨ : ੨ (654) 
ਹੋਰ ਰੂਪ -- ਰਹਨਾ -- ਰ੍ 
“ਜਿਉ ਤੁਮ ਰਾਖਹੁ ਤਿਵ ਹੀ ਰਹਨਾ। ” 
(ਰਹਿਣਾ, ਵਸਣਾ, ਨਿਵਾਸ ਕਰਨਾ) 
- ਗਉ ੫, ੮੭,੨:੧(1੧੧) 
“ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ। '' 
(ਬਚਨਾ) 
- ਗਉ ੧, ਅਸ ੧੪, ੩ : ੧ (227) 
ਰਹਨਿ -- 
“ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ 
ਲਿਵ ਲਾਇ। ” (ਰਹਿੰਦੇ ਹਨ) 
-- ਸਿਰੀ ੫, ੭੦, ੩ : ੨ (42) 
“ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ 
ਬਿਧਿ ਰਹਨਿ ਰਹਉ ਰੇ।” (ਰਹਿਣੀ) 
-- ਆਸਾ ਕਬ, ੨੫, ੧" : ੨ (482) 
“ਆਵਨਿ ਵੰਵਨਿ ਨਾ ਰਹਨਿ ਪੂਰ ਭਰੇ 
ਪਹੀਆਹ।” (ਮੁਕਦੇ) 
- ਮਾਰੂ ੧, ਅਸ ੧੦, ੨ : ੨ (1015) 
ਰਹੰਨਿ -- 
“ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ 
ਰਹੰਨਿ। ” (ਰਹਿੰਦੇ ਹਨ) 
-- ਸਿਰੀ ੩, ਅਸ ੨੫, ੮ : ੨ (70) 
“ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ 
ਰਹੰਨਿ।” (ਰਖਨ, ਵਿਚ ਰਹਿਣ) 
-' ਸੂਹੀ ੩, ਵਾਰ ੬ਸ, ੩, ੨ : ੧ (767) 


ਰਹਨੀ -- ਰਹਿੰਦੀਆਂ 

“ਕਰਨਿ ਭਗਤਿ ਦਿਨੁ ਰਾਤਿ ਨ ਫਹਨੀ ਵਾਰੀਆ। ” 
-- ਮਾਝ ੧, ਵਾਰ ੨੨ : ੨ (148) 

ਰਹਨੁ -- ਰਹਿਣਾ, ਨਿਵਾਸ, ਟਿਕਾਉ 

“ਰਹਨੁ ਨਹੀ ਗਹੁ ਕਿਤਨੌ। ” ਰ੍ ਰ 
-- ਗਉ ੫, ੧੪੮, ੧" : ੨ (212) 


“ਰੋਗ ਬੰਧ ਫਹਨੂ ਰਤੀ ਨ ਪਾਵੈ ।” 
-- ਭੈਰ ੫, ੨੦, ੩ : ੩ (1141) 

ਰਹਨ੍ਿ - ਰਹਿੰਦੇ ਹਨ ਰ 
“ਇਕਨੀ ਦੁਧੁ ਸਮਾਈਐ ਇਕਿ ਚੁਲ੍ਹੇ ਰਹਨ੍ਹਿ ਚੜ੍ਹੇ।” 






- ਆਸਾ ੧, ਵਾਰ ੨੪ਸ, ੧, ੧ : ੨ (475) 
ਹੋਰ ਰੂਪ -- ਰਹੰਨ੍ਹਿ -- 
“ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ 
ਰਹੰਨ੍। ” (ਰਹਿੰਦੇ ਹਨ) 


` ਬਿਲਾ 9, ਵਾਰ ੧੨ਸ, ੩, ੧ : ੭ (854) 


ਰਹਮ -- (ਅ. ਰਹਮ) ਦਇਆ, ਕ੍ਰਿਪਾ 
“ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ 
ਅਰਦਾਸਿ।” -- ਤਿਲੰ ੫, ੩, ੪ : ੨ (724) 
ਹੋਰ ਰੂਪ -- ਰਹੰਮ -- 
“ਜਿਸ ਨੋ ਕਰੇ ਰਹੰਮ' ਤਿਸੁ ਨ ਵਿਸਾਰਦਾ। ” 
(ਤਰਸ, ਰਹਿਮ, ਕ੍ਰਿਪਾ) 
- ਗੂਜ ੫, ਵਾਰ ੪ : ੨ (516) 
_ ਰਹਮਾਣੂ -- (ਅ. ਰਹਮਾਣ) ਰਹਿਮ ਕਰਨ ਵਾਲਾ, 
ਦਇਆਲੂ 
"ਨਾਨਕ ਨਾਉ ਭਇਆ ਰਹਮਾਣੁ। ” 
- ਰਾਮ ੧, ਅਸ ੧, ੭ : ੩ (903) 
ਹੋਰ ਰੂਪ -- ਰਹਮਾਨਾ -- 
"ਭਿਸਤੁ ਨਜੀਕਿ ਰਾਖੁ ਰਹਮਾਨਾ। ” [ਹੇ ਰਹਿਮ 
ਵਾਲੇ (ਪ੍ਰਭੂ)] 


- ਭੈਰ ਕਬ, ੧੫, ੪ : ੪ (1161). 


ਰਹਰਾਸਿ -- ।. ਰਹੁਰੀਤ, ਮਰਯਾਦਾ 
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ 
ਹਮਰੀ ਰਹਰਾਸਿ।” 
` ਗੂਜ ੪, ਸੋਦ ੪, ੧" : ੨ (10) 
2. ਬੇਨਤੀ, ਅਰਦਾਸ 
“ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ 
ਜਨ ਕਉ ਆਇ ਕਰਹਿ ਰਹਰਾਸਿ। ” 
- ਗਉ ੪, ਵਾਰ ੧੦ਸ, ੪, ੨ : ੪ (305) 
(ਮਹਾਨ ਕੋਸ਼ ਅਰਥ “ਨਮਸਕਾਰ” ਕਰਦੇ ਹਨ) 
“ਰਹਰਾਸਿ ਹਮਾਰੀ ਗੁਰ ਗੋਪਾਲਾ।” ` 
- ਰਾਮ ੫, ੧੩, ੪: ੨ (8੧6) 
3. ਨਮਸਕਾਰ ਕੀਤੀ, ਮਥਾ ਟੇਕਿਆ 
ਥੀਵਦੈ।” (ਭਾਵ ਗੁਰਗਦੀ ਦਿੱਤੀ) 


- ਰਾਮ ਬਸ, ਵਾਰ ੧ : ੬ (966) ` 


ਰਹਾ -- ।. ਰਹਵਾਂ, ਰਹਾਂ 
''ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ। ” 


2008 


















- ਜਪੁ ੧. ੧ :%01) . 


ਹੋਰ ਰੂਪ -- ਰਹਾਂ -- 
"ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ 
ਰਹਾਂ।” (ਰਹਵਾਂ) _ 
-- 'ਧਨਾਂ ੧, ੧, ੩੯ : ੨ (660) 


2. ਰਿਹਾ _ 
“ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ 
ਰਹਾ ਸਮਾਈ। ” 
- ਆਸਾ ਕਬ, ੩੧, ੨ : ੧ (483) 
ਕਰਿ ਜਾਇ।” (ਰਿਹਾ ਹੈ) 
` ਗੂਜ ੫. ਵਾਰ ੪ਸ, ਕਬ, ੧ : ੨ (509) 
"ਹਮਰਾ ਝਗਰਾ ਰਹਾ ਨ ਕੋਉ।” 
- ਭੈਰ ਕਬ, ੭, ੧" : ੧ (1158) 
ਰਹਾਉ -- ।. ਰਹੋ 
"ਭਾਈ ਰੇ ਗੁਰਮਤਿ ਸਾਚਿ ਰਹਾਉ। ” 
- ਸਿਰੀ ੩, ੪੪, ੧" : ੧ (30) 
2. ਟਿਕਿਆ ਹੋਇਆ ਹਾਂ 
ਮੇ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ।” 
-- ਸਿਰੀ ੫, ੮੨, ੩ : ੨ (46) 
3. ਰਹਿੰਦਾ ਹਾਂ 
"ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ 
ਰਹਾਉ। ” 
- ਸੂਹੀ ੪, ਅਸ ੨, ੮ : ੨ (759) 
ਜਿਉ ਤੂ ਰਾਖਹਿ ਤਿਵੈ ਰਹਾਉ।” 
- ਬਸੰ ੧, ਅਸ ੪, ੪: ੨ (1189) 
"ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ 
ਸੰਗਿ ਰਹਾਉ।” (ਰਵਾਂ) 
- ਸਲੋ ੩, ੫੧: ੫ (1419) 
4. ਰਹਿਣ ਦਿਆਂ, ਛੱਡ ਦਿਆਂ 
ਰਹਾਉ ਗੋ।” 
> ਰਾਮ ਨਾਮ, >, ੨ : ੧ (973) 
ਰਹਾਇ -- ।. ਰਹਿੰਦਾ 
"ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ 
ਰਹਾਇ ।! -- ਗਉ ਕਬ, ੬੪, ੨ : ੧ (337) 
2. ਰਖਦਾ ਹੈ 
"ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ 


ਦਲ 





ਰਹਾਇ। ” 

- ਸੂਹੀ ੫. ਅਸ ੩, ੨੧ : ੨ (756) 
“ਵਿਣੁ ਥੰਮਾ ਗਗਨੁ ਰਹਾਇ ਸਬਦੁ ਨੀਸਾਣਿਆ। ” 

(ਖੜਾ ਰਖਦਾ ਹੈ) 
-- ਮਲਾ ੧, ਵਾਰ ੧ : ੩ (1279) 
“ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ 
ਰਹਾਇ।  -- ਸਲੋ ਕਬ, ੫੭ : ੧ (।367) 

ਹੋਰ ਰੂਪ -- ਰਹਾਇਆ -- 

“ਹਉਮੈ ਮੇਰਾ ਨਾਕਿ ਰਹਾਇਆ। ” (ਰਖਿਆ) 
-- ਮਾਝ ੩, ਅਸ ੨, ੬ : ੨ (110) 





“ਬਿੰਦੂ ਤੇ ਜਿਨਿ ਪਿੰਡੂ ਕੀਆ ਅਗਨਿ ਕੁੰਡ 


ਰਹਾਇਆ। ” (ਰਖਿਆ ਭਾਵ ਟਿਕਾਇਆ) 


- ਆਸਾ ਕਬ, ੨੩. ੧ : ੧ (451) 


ਰਹਾਇਦਾ। ' (ਰਖਦਾ ਭਾਵ ਧਾਰਨ ਕਰਦਾ 
ਹੈ) - ਮਾਰੂ ੧, ਸੋਲਾ ੧੬, ੧੦ : ੩ (1037) 
ਰਹਾਇਦਾ। ” (ਰਖਦਾ ਹੈ) 
- ਮਾਰੂ ੧, ਸੋਲਾ ੧੭, ੨ : ੩ (1037) 
ਰਹਾਇਲੇ -- ਰਹਿੰਦਾ ਹੈ 
“ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ 
ਗਤਨੁ ਰਹਾਇਲੇ। ” 
-- ਗੋਂਡ ਕਬ, ੩, ੧ : ੧ (870) 
ਰਹਾਈ -- 1. ਰਖੀ 
“ਆਬ ਖਾਕ ਜਿਨਿ ਬੰਧਿ ਰਹਾਈ ਧੰਨੁ 
ਸਿਰਜਣਹਾਰੋ। ” 
-- ਸਿਰੀ ੧, ੨੮, ੧ : ੨ (24) 
“ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ 
ਰਹਾਈ। ” (ਰਹਿੰਦੀ) 
-- ਗਉਂ ੯, ੪, ੧" : ੨ (219) 
“ਸੀਤਲਾ ਠਾਕ ਫਹਾਈ। ” (ਰਖੀ) 
-- ਸੋਰ ੫, ੭੫, ੧ : ੩ (627) 
“ਜਤਨ ਕਰੈ ਬਿੰਦੁ ਕਿਵੇ ਨ ਰਫਹਾਈ।” (ਰੁਖ 
ਸਕਦਾ, ਰੋਕ ਸਕਦਾ) 
- ਰਾਮ ੧, ਅਸ ੬, ੫ : ੧ (906) 
ਹੋਰ ਰੂਪ -- ਰਹਾਈਆ -- 
“ਕਰਮਿ ਮਿਲੈ ਨਾਹੀ ਨਾਕਿ ਰਫਹਾਈਆ। ” 


2009 











(ਰਖੀਆਂ) -- ਆਸਾ ੧, ੧, ੩ : ੪ (349) 
2. ਮੁਕ ਜਾਣਾ 
“ਏਕ ਸਰੇਵੈ ਤਾ ਗਤਿ ਮਿਤਿ ਪਾਵੇ ਆਵਣੁ ਜਾਣੁ 
ਰਹਾਈ। ” -- ਰਾਮ ੧, ਓਅੰ ੬ : ੪ (930) 
“ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ 
ਹੈ।” (ਰਹਿ ਜਾਂਦਾ ਭਾਵ ਮੁਕ ਜਾਂਦਾ ਹੈ । ) 
- ਮਾਰੂ ੩, ਸੈਲਾ ੧, ੧੧ : ੩ (1044) 
ਰਹਾਈਐ -- 1. ਬਚ ਸਕਦੇ/ਟਿਕ ਸਕਦੇ/ਰਹਿ 
ਸਕਦੇ ਹਾਂ 
“ਅਵਰ ਓਟ. ਮੈ ਸਗਲੀ ਦੇਖੀ ਇਕ ਤੇਰੀ ਓਟ 
ਰਹਾਈਐ। ” -- ਸੋਰ ੫, ੬੨, ੩ : ੩ (625) 
2. ਰਖਿਆ ਜਾ ਸਕਦਾ ਹੈ 
“ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤ ਵਰਜਿ 
ਰਹਾਈਐ। ” 
- ਸੂਹੀ ੧, ੮, ੩ : ੧ (730) 
ਰਹਾਏ -- ।. ਮੁਕਾ ਦਿੰਦਾ ਹੈ ੍ 
“ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ 
ਰਹਾਏ।  -- ਸਿਰੀ ੩. ਅਸ ੨੨, ੫ : ੩ (67) 
2. ਰਖਦਾ ਹੈ 
“ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ 
ਸਮਾਵਣਿਆ।”” (ਰਖਦਾ ਹੈ) 
-- ਮਾਝ ੧, ਅਸ ੧, 2 : ੩ (109) 
“ਕਲ ਜੁਗਿ ਧਰਮ ਕਲਾ ਇਕ ਰਹਾਏ। ” (ਰਖਦਾ 
ਹੈ, ਰਹਿ ਜਾਂਦੀ ਹੈ। ) 
- ਰਾਮ ੩, ੧, ੪ : ੧ (880) 
3. ਥਾਪੇ, ਥਿਰ ਕੀਤੇ 
_ “ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ।” 
-- ਗੁਜ ੩, ਵਾਰ ੧੧ : ੧ (513) 
ਰਹਾਸੀ -- ਰਹੇ ਹਨ _` 
“ਪੀਰ ਧੈਕਾਬਰ ਅਉਲੀਏ ਕੋ ਬਿਰੁ ਨ ਰਹਾਸੀ। ” 
-- ਮਾਰੂ ੫, ਵਾਰ ੧੭ : ੫ (1100) 
ਰਹਾਤਾ -- ਰਖਿਆ ਹੈ 
“ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ 
ਰਹਾਤਾ ਹੇ। ” 
- ਮਾਰੂ ੧, ਸੋਲਾ ੧੧, ੪ : ੩ (1031) 
ਰਹਾਵਾ -- ।. ਰਹਿੰਦਾ ਭਾਵ ਟਿਕਦਾ 
“ਜਹ ਅਬੋਲ ਤਹ ਮਨੁ ਨ ਰਹਾਵਾ। ” 














ਨ੍:। 





-- ਗਉ ਕਬ, ਬਾਅ ੨ : ੨ (340) 


2. ਟਿਕਾਵਾਂ 


“ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ' 


ਚਿਤੁ ਰਹਾਵਾ। ” 
- ਸੂਹੀ ੧, ੯, ੨ : ੨ (731) 


- ਗਉ ੫, ਸੁਖ ੧੧, ੧ : ੫ (277) 
''ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ 
ਰਹਾਂਵੈ।` (ਰਖੇ) 
- ਸੋਰ ੧, ਅਸ ੧, ੨ : ੩ (634) 
ਰਹਿ -- ।. ਰੁਕ, ਮੁਕ 
“ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ।” 
- ਸਿਰੀ ੩, ੫੩, ੪ : ੩ (34) 
“ਹਉਮੈ ਮੇਰਾ ਰਹਿ ਗਇਆ ਸਚੈ ਲਇਆ 


ਮਿਲਾਇ।” (ਮੁਕ ਗਿਆ) 
-- ਸਿਰੀ ੩, ੫੫, ੩ : ੩ (35) 
“ਹਉ ਰਹਿ_ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ 


ਵਹੇ ਵਹਿ ਚਲੈ ਜੀਉ।”” (ਰੁਕ, ਟਿਕ) 
-- ਮਾਝ ੪, ੧, ੩ : ੩ (94) 
ਖਿਨੁ ਪਥੁ ਰਹਿ ਨ ਸਕੈ ਜੀਉ ਬਿਨੁ ਹਰਿ 
ਪਿਆਰੇ।”” (ਭਾਵ ਜੀ ਨ ਸਕੇ) 
- ਗਉ ੩. ਛੰਤ ੧, ੧ :੨ (243) 
"ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ ।”” 
(ਮੁਕ ਗਿਆ) 
- ਸੂਹੀ ੫, ਅਸ ੩, ੬ : ੧ (760) 
ਹੋਰ ਰੂਪ -- ਰਹਿਓ -- 
“ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ 
ਖਾਣਾ।” (ਮੁਕ ਗਿਆ) 
- ਸਿਰੀ ੧, ੨੮, ੪ : ੨ (24) 
2. ਬਚੇ 
“ਕੋਇ ਨ ਰਹਿ ਹੈ ਰਾਜਾ ਰਾਨਾ।” 
- ਭੈਰ ਕਬ, ੨, ੧ : ੨ (1157) 
“ਕਬੀਰ ਇਹ ਚਿਤਾਵਨੀ ਮਤ ਸਹਸਾ ਰਹਿ 
ਜਾਇ। ” _-- ਸਲੋ ਕਬ, ੪੪ : ੧ (1366) 
ਰਹਿਓ -- ।. ਮੁਕ ਗਿਆ, ਵੇਖੋ ਰਹਿ (2) 
“ਹਮਰਾ ਜੋਰ ਸਭੁ ਰਹਿਓ ਮੇਰੇ ਸ਼ੀਰ।” 


2010 











- ਗੂਜ ੪, ੭, ੧" : ੧ (494) 
2. ਰਿਹਾ ਹੈ 
“ਪੂਰਨ ਪੂਰਿ ਰਹਿਓ ਸਭ ਜਾਇ।” 
- ਗਉ ੫, ੭੭,੪:੨(178) 
'“ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ 
ਨ ਟਰੈ।” (ਰਿਹਾ ਹਾਂ) 
- ਦੇਵ ੯, ੧, ੧“ : ੨ (536) 
3. ਰਹੋ 
“ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ 
ਰਾਮ ਸਰਨਾਈ। ” 
- ਗਉ ੯, ੨,੨:੨(219) 
4. ਬਚ ਰਿਹਾ (ਗਿਆ) 
“ਜਨਮ ਮਰਨ ਤੁਝ ਤੇ ਰਹਿਓ।” 
- ਗਉਂ ੫ ਅਸ ੧੩, ੬ : ੨ (241) 
“ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ 
ਸਚ ਰਹਿਓ।” (ਬਚ ਰਿਹਾ) 
-- ਗਉਂ ਕਬ, ੫੯, ੧" : ੨ (336) 
5. ਰਹਿੰਦਾ ਹੈ 
“ਰਹਿਓ ਝਝਕਿ ਨਾਹੀ ਪਰਵਾਨਾ।” 
-- ਗਉ ਕਬ, ਬਾਅ ੧੫ : ੨ (341) 
6. ਰਹਿ ਗਿਆ, ਬਚਿਆ 
“ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ 
ਹੀ।” -- ਟੋਡੀ ਨਾਮ, ੨. ੧" : ੧ (718) 
7. ਰਖੇ ਹਨ 
'ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ 
ਕਬੀਰੁ। ” -- ਸਲੋ ਕਬ, ੧੭੧ : ੨ (1373) 
ਰਹਿਓਸੁ -- ਬਚਿਆ, ਬਾਕੀ ਰਿਹਾ 
“ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ 
ਸਭ ਭਾਈ ਸਾਕੂ।” 
- ਬਿਲਾ ੫, ੧੦੪, ੨ : ੧ (825) 
ਰਹਿਆਉ -- ਰਹੀ 
“ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸ ਚਰਣਹ ਲਿਵ 
ਰਹਿਆਉ। ” _-- ਸਵ ੩. ੧੫ : ੨ (।395) 
ਰਹਿਆ -- ।. ਰਿਹਾ 
ਸਮਾਈ। ” -- ਜਪੁ ੧, ੫ : ੭ (2) 
2. ਬਾਕੀ ਬਚਿਆ 


ਰਹਿਤ 2011 ਰਹੀਐ 


“ਗਇਆ ਭਰਮੁ ਰਹਿਆ ਪਰਮਾਨੰਦਾ। ” 
-- ਗਉ ਕਬ, ੨੦, ੩ : ੨ (327) 
“ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾਂ 
ਰਹਿਆ ਮੂਲੁ।” (ਰਹਿ ਗਿਆ, ਬਚ ਗਿਆ, 
ਪਕਾ ਹੋ ਗਿਆ) 

-- ਸੋਰ ੫, ਅਸ ੨, ੪ : ੪ (641) 

3. ਮੁਕ ਗਈ, ਖਤਮ ਹੋ ਗਈ 
“ਜੋਤਿ ਮਿਲੀ ਸੰਗਿ ਜੋਤਿ ਫਹਿਆ ਘਾਲਦਾ। ” 


- ਗੂਜ ੫, ਵਾਰ ੨੧ : ੪ (224). 


“ਅਅਸਥਿਰੁ ਥੀਆ ਅੰਮ੍ਰਿਤ ਪੀਆ ਰਹਿਆ ਆਵਣ 
ਜਾਣੀ। ”-- ਵਡ ੫, ਛੰਤ ੧, ੧ : ੪ (576) 
4. ਬਚ ਗਿਆ 
“ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ 
ਭਾਲਣੋ । -- ਰਾਮ ੫, ਵਾਰ ੧੩ : ੫ (963) 
ਰਹਿਤ -- ਬਿਨਾ 
“ਰੋਗ ਫਹਿਭ ਮੇਰਾ ਸਤਿਗੁਰੁ ਜੋਗੀ। ” 
- ਭੈਰ ੫, ੨੦, ੧" : ੨ (1140) 


ਹੋਰ ਰੂਪ -- ਰਹਿਤੰ -- 
“ਨਵੰਤ ਦੁਆਰਿ ਭੀਤ ਰਹਿਤੰ ਬਾਇ ਰੂਪੰ 
ਅਸਥੰਭਨਹ। ”-- ਸਸ ੫, ੪ : ੨ (1354) 
ਰਹਿਬੋ -- ਰਹਿੰਦਾ ਹੈ 


“ਉਪਜਤ ਬਿਨਸਤ ਰੋਵਤ ਰਹਿਬੋ। ” ਰ 
- ਗਉ ਕਬ, ੮, ੧" : ੨ (325) 
ਰਹੀ -- 1. ਰਹਿੰਦੀ ਹੈ 
“ਮੇਰੇ ਮਨ ਅਹਿਨਿਸਿ ਰਹੀ ਨਿਤ ਆਸਾ।” 
. =- ਸਿਰੀ ੩, ੪੧, ੧" : ੧ (29) 
2.. ਰਹਿ ਗਈ 
“ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ । 
-- ਸਿਰੀ ੧, ਅਸ ੬, ੨ : ੨ (56) 
“ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖ ਸਬਾਇਆ 
ਰਾਮਾ।”” (ਰਹਿ ਗਈ, ਥਕ ਗਈ) 
-- ਆਸਾ ੧, ਛੰਤ ੨, ੪ : ੧ (437) 
“ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ। ” 
-- ਸਲੋ ਕਬ, ੪੮ : ੨ (1367) 
3. ਹੋਈ ਹੈ 
` “ਸਿਧ ਸਾਧਿਕ ਅਰੁ ਜਖ੍ਹ ਕਿੰਨਰ ਨਰ ਚਹੀ 





- ਗੂਜ ੫, ੨੧, ੨ : ੧ (500) 
4. ਖਤਮ ਹੋ ਗਈ, ਮੁਕ ਗਈ 
“ਮਨ ਸਗਲ ਸਿਆਨਪ ਫਹੀ। ” 
-- ਦੇਵ ੫, ੭, ੧" : ੧ (529) 
“ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ। ” 
- ਸਾਰ ੫, ੫, ੧੯ : ੧ (1203) 
ਰਹੀਅਹਿ -- ਰਹਿੰਦੀ ਹੈ 
“ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ 
ਕਰਮ ਕਮਾਇਆ।” 
-- ਗਉਂ ੧, ੧੩, ੩ : ੧ (155) 
ਰਹੀਆ -- ।. ਰਹਿੰਦੀ, ਰਹੀ, ਰਹੋ 
“ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ,ਲਜ। ” 
- ਗੂਜ ੫, ਵਾਰ ੨ਸ, ੫, ੨ : ੨ (518) 
“ਕਾਈ ਬਾਤ ਨ ਰਹੀਆ ਉਊਰੀ।” (ਰਹੀ) 
-- ਸੈਰ ੫, ੫੮, ੧ : ੨ (623) 
“ਮੇਰੇ ਮਨ ਸਾਧ ਸੰਗਤਿ ਮਿਲਿ ਰਹੀਆ। ? (ਰਹੋ) 
- ਬਿਲਾ ੪, 2, ੧" : ੧ (835) 
2. ਰਹਿ ਜਾਣਾ, ਘਟ ਜਾਣਾ, ਰੁਕ ਜਾਣਾ 
“ਅਧਿਕ ਬਕਉ ਤੇਰੀ ਲਿਵ ਫਹੀਆ। ” 
-- ਪ੍ਰਭਾ ੧, ੧੨, ੧ : ੨ (1330) 
ਰਹੀਐ -- 1. ਵਸੀਏ, ਵਸੀਦਾ ਹੈ 
“ਮਿਟਹਿ ਕਲੇਸ ਸੁਖੀ ਹੋਇ ਰਹੀਐ। ” 
-- ਗਉ ੫, ੯੩, ੧ : ੩ (183) 
“ਭਉ ਭਜਿ ਜਾਇ ਅਭੈ ਹੋਇ ਰਹੀਐ। ” 
-- ਗਉਂ ਕਬ, ੯, ੧" : ੨ (325) 
“ਕਿਉ ਰਹੀਐ ਉਠਿ ਚਲਣਾ ਬੁਝੁ ਸਬਦ 
ਬੀਚਾਰਾ।” (ਟਿਕੇ ਰਹਿ ਸਕਦੇ ਹਾਂ) 
- ਮਾਰੂ ੧, ਅਸ ੬, ੧" : ੧ (1012) 
2. ਨਿਰੰਤਰ ਕਾਰਜ ਕਰਨਾ, ਰਹੀਏ 
“ਅਪਿਉ ਪੀਅਉ ਅਕਥੁ ਕਥਿ ਰਹੀਐ। ” 
-- ਗਉ ੧, ਅਸ ੧੫, ੨ : ੧ (227) 
3. ਰਹੀਏ, ਰਹਿ ਸਕੀਦਾ ਹੈ 
“ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ।” 
-- ਬਿਲਾ ੧, ੪, ੧: ੪ (796) 
4. ਰਹਿਣਾ ਚਾਹੀਦਾ ਹੈ 
“ਜੋ ਪਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ 
ਡਰਾਨੇ ਰਹੀਐ ।” ਰ੍ 








- ਗਉਂ ਕਬ, ੪੪, ੧" : ੨ (332) 
“ਜਿਸਹਿ ਬੁਝਾਏ ਸੋਈ ਬੂਝੇ ਬਿਨੁ ਬੂਝੇ ਕਿਉ 
ਰਹੀਐ।” (ਰਹਿਣ ਦਾ ਕੀ ਲਾਭ) 
-- ਗਉਂ ਕਬ, ੫੧, ੩ : ੧ (334) 
5. ਰਖੀਏ 
“ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜ 
ਕਰਿ ਰਹੀਐ। ” 
-- ਗਉ ਕਬ, ੫੧, ੪ : ੧ (334) 
6. ਭਾਵ ਜੀਵੀਏ 
ਕਿਛੁ ਕਹੀਐ।” 
- ਧਲਾ ੧, ੨, ੫ : ੧ (661) 
'“ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ 
ਭਗਤ ਨਿੰਜ ਭਈਆ।” 


-- ਬਿਲਾ ੪, ਅਸ ੩, ੩ : ੧ (834) 


7. ਜਾਈਏ 
“ਹੋਇ ਰਹੀਐ ਸਗਲ ਕੀ ਰੀਨਾ।” 
- ਗੋਂਡ ੫, ੧੧, ੧ : ੩ (866) 
&. ਰਹਿੰਦਾ ਹੈ 
“ਕਹ ਬੈਸਹੂ ਕਹ ਰਹੀਐ ਬਾਲੇ ਕਹ ਆਵਹੁ 
ਕਹ ਜਾਹੋ।” 
- ਚਾਮ ੧, ਸਿਗੋ, ੨ : ੩ (936) 
ਰਹੀਏਹਿ -- ਰਹਿ ਗਈ ਹੈ 
“ਹੰਸੁ ਚਲਿਆ ਤੂੰ ਪਿਛੇ ਰਹੀਏਹਿ ਛੁਟੜਿ ਹੋਈਅਹਿ 
ਨਾਰੀ।” - ਗਉ ੧, ੧੩, ੨ : ੪ (155) 
ਰਹੀਜੈ =- 1. ਰਹੀਏ 
“ਆਸਾ ਮਾਹਿ ਨਿਰਾਸੁ ਰਹੀਜੈ। ” 
- ਮਾਰੂ ੧, ਸੋਲਾ ੨੨, ੯ : ੨ (1043) 
“ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ 
ਸੰਗਿ ਰਹੀਜੈ।” (ਰਹੀਏ, ਨਿਵਾਸ ਕਰੀਏ) 
- ਕਲਿ ੪, ਅਸ ੬, ੨ : ੧ (1326) 
2. ਰਖੀਏ 
“ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ 
ਕਿਆ ਦੀਜੈ।” 
- ਸਾਰ ੪, ਵਾਰ ੨੧ਸ, ੩, ੨ : ੫ (1245) 
ਰਹੀਮ -- (ਅ. ਰਹੀਮ) ਕ੍ਰਿਪਾਲੂ, ਰਹਿਮ ਕਰਨ 
ਵਾਲਾ 





2012 ਜਹ 





“ਕਿਰਪਾ ਧਾਰਿ ਫਹੀਮ।” 
` ਰਾਮ ੫, ੯, ੧" : ੨ (665) 

ਰਹੀਮਾ -- ਕ੍ਰਿਪਾਲੂ ਪ੍ਰਭੂ, ਵੇਖੋ “ਰਹੀਮ” 

“ਸਿਫਤਿ ਮੁਹਬਤਿ ਅਥਾਹ ਰਹੀਮਾ। ” 


- ਮਾਰੂ ੫, ਸੋਲਾ ੧੨, ੧੫ : ੨ (1084) 


- ਤਿਲੰ ਨਾਮ, ੨, ੧ : ੧ (727) 
ਰਹੀਮੁ -- ਕ੍ਰਿਪਾਲੂ ਪ੍ਰਭੂ 
“ਸਭ ਦੂਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ।” 
-- ਸਿਰੀ ੧, ਅਸ ੧੭, ੬ : ੨ (64) 
ਰਹੁ -- ।. ਰਹੋ, ਟਿਕੋ 
“ਪ੍ਰਭੂ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ।” 
- ਸਿਰੀ ੫, ੮੪, ੧ : ੨ (47) 
2. ਰਹੋਂ (ਸਹਾਇਕ ਕਿਰਿਆ) 
ਨਾਮੇ।” ਰ 
- ਸਿਰੀ ੧, ਅਸ ੧੭, ੧" : ੨ (64) 
ਉਜਾਰਾ।” (ਰਹੋ, ਹੋ ਜਾ) 
-- ਗਉ ਕਬ, ੭੩, ੨ : ੨ (339) 
“ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ 
ਭਾਣੈ ਲਾਗਿ ਫਹੁ।” (ਰਹੁ, ਰਹਿ) 
- ਆਸਾਂ ੩, ਛੰਤ 2, ੭ : ੫ (441) 
“ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ 
ਕਾ ਅਭਿਮਾਨੁ।” (ਰਹੋ ਭਾਵ ਹੋ ਜਾ) 
- ਸਲੋ ਕਬ, ੧੪੬ : ੧ (1372) 
3. ਰੁਕ, ਠਹਿਰ ਰ੍ 
“ਰਹੁ ਰਹੁ ਰੀ ਬੁਰੀਆ ਘੂੰਘਟੁ ਜਿਨਿ ਕਾਢੈ।” 
-- ਆਸਾ ਕਬ, ੨੪, ੧" : ੧ (484) 
“ਕਾਮੁ ਕ੍ਰੌਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ 
ਸੰਗਤਿ ਤੇ ਤੂ ਫਹੁ ਰੇ।” (ਰੁਕ, ਹਟ, ਬਚ) 
- ਕੈਂਦਾ ੪, ੧, ੧ : ੧ (1118) 
ਰਹੇਂ -- ।. ਰਹੇ ਹਨ 
ਆਖਿ ਆਖਿ ਰਹੇ ਲਿਵ ਲਾਇ।” (ਭਾਵ ਹੋ 
ਗਏ) -- ਜਪੁ ੧, ੨੬ : ੧੦ (5) 
“ਕਹਣੈ ਵਾਲੇ ਤੇਰੇ ਚਹੇ ਸਮਾਇ।” (ਗਏ) 





-- ਆਸਾ ੧, ਸੋਦ ੨, ੧ : ੪ (9) 
“ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ 
ਤੁਧੁ ਭਾਇਆ। ” (ਰਹਿੰਦੇ ਹਨ) 
-- ਮਾਝ ੧, ਵਾਰ ੩ : ੭ (139) 
2. ਰਹਿ ਗਈਆਂ, ਨਾਕਾਮ ਰਹੀਆਂ, ਮੁਕ ਗਏ 
“ਸਭਿ ਸੰਜਮ ਰਹੇ ਸਿਆਣਪਾ।” ਰ੍ 
-- ਸਿਰੀ ੧, ਆਸਾ ੨੮, ੧੭ : ੧ (72) 
“ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉਂ 
ਤਾਣਾ । -- ਸਿਰੀ ੪, ਪਹ ੨, ੪ : ੩ (76) 
“ਆਵਣ ਜਾਣ ਰਹੇ ਸੁਖ ਸਾਰੇ।” (ਮੁਕ ਗਏ) 
-- ਗਉਂ ੫, ੧੨੫,੧:੨(191) 
“ਪੋਥੀ ਪੰਡਿਤ ਫਹੇ ਪੁਰਾਣ।” (ਭਾਵ ਨਹੀਂ ਮੰਨੇ 
ਜਾਂਦੇ) -- ਰਾਮ ੧, ਅਸ ੧, ੭ : ੨ (903) 
3. ਥਕ ਗਏ 
“ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਫਹੇ ਗੁਨ 
ਗਾਈ।” _ -- ਗਉ ੯, ੪,੨: ੧ (219) 
ਰਹੈ -- ।. ਰਹਿੰਦਾ ਹੈ 
“ਦੇਦਾ ਰਹੈ ਨ ਚੂਕੈ ਭੋਗੁ ।” 
-- ਆਸਾ ੧, ਸੋਦ ੩, ੩ : ੨ (9) 
“ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ 
ਲੋਕ।? (ਰਵੈ) 
-- ਸਿਰੀ ੧, ਅਸ ੧੭, ੧ : ੨ (64) 
ਨਾਹੀ।” (ਭਾਵ ਟਿਕਦਾ) 
-- ਆਸਾ ੧, ੧੯, ੪ : ੨ (354) 
“ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ 
ਛਾਨੀ।” (ਰਹਿੰਦੀ) 
-- ਸੋਰ ੫, ੨੬, ੧“ : ੨ (616) 
2. ਚੁਕਾ ਹੈ 
“ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ 
ਵਾਰ। ” -- ਸਿਰੀ ੧, ਅਸ ੮, 2 : ੧ (55) 
3. ਬਚੇ 
“ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ 
ਰਸੂਲਿ।” 
-- ਗਉਂ ੫, ਵਾਰ ਦਸ, ੫, ੨ : ੨ (320) 
“ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ 
ਜਗ ਮਹਿ ਆਇਆ ਜਾਈ।” (ਕਾਇਮ 
ਰਹੇ, ਸਥਿਰ ਰਹੇ) 


2013 








- ਗੂਜ ੧, ਅਸ ੩, ੮ : ੧ (504) 
4. ਮੁਕ ਜਾਣਾ ਰ 
“ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ। ” 

- ਆਸਾ ੩, ੪੯, ੨ : ੪ (364) 
“ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ 
ਅਵਸਥਾ ਪੂਰੇ । ” 
-- ਕੈਦਾ ਕਬ, ੪, ੨ : ੨ (1124) 
“ਜੋ ਗੁਰੂ ਨਾਨਕੁ ਰਿਦ ਮਹਿ ਧਰੈ ਸੋ ਜਨਮ 
ਮਰਨ ਦੁਹ ਥੇ ਫਹੇ।” (ਭਾਵ ਮੁਕਤ ਹੋ 
ਗਏ, ਛੁਟ ਗਏ) 
-- ਸਵ ੪, ਨਲ 2 : ੬ (1399) 
ਹੋਰ ਰੂਪ -- ਰਹੋ -- 
“ਅਬ ਮੋਰੋ ਨਾਚਨੋ ਫਹੋ।” (ਮੁਕ ਗਿਆ) 
-- ਸਾਰ ੫, ੩, ੧" : ੨ (1203) 
ਰਹ੍ਹਾ - ਰਿਹਾ, ਰਹਿਆ 
“ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਹਾ ਅੰਮ੍ਰਿਤ 
ਤੇ ਮੀਠੇ ਜਾ ਕੇ ਬਚਨਾ।” 
-- ਸਵ ੪, ਗਯੰ ੧੩ : ੨ (1403) 
ਰੰਕ -- 1. ਗਰੀਬ, ਕੰਗਾਲ 
“ਬਿਆਪਤ ਭੂਮਿ ਰੰਕ ਅਰੁ ਰੰਗਾ।” 
-- ਗਉ ੫, ੮੮,੩:੧(162) 
2. ਗਿਆਨਹੀਨ, ਮੂਰਖ, ਗਿਆਨ ਦੇ ਪੱਖ ਤੋਂ 


ਕੰਗਾਲ 
“ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ 
ਰ੍ ਤਾਰਨ । ”-- ਬਿਲਾ ੫, ੮੩, ੨ : ੨ (620) 
ਰਕਤ -- ਖੂਨ 
“ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੰਦੂ ਕਾ 
ਗਾਰਾ।” -- ਸੋਰ ਰਵਿ, ੬, ੧ : ੧ (659) 
ਰਕਤਬੀਜੁ -- ਇਕ ਸ਼ਕਤੀਸ਼ਾਲੀ ਦੈਂਤ, ਮਾਰਕੰਡੇ 
ਪੁਰਾਣ ਅਨੁਸਾਰ ਇਸ ਦੇ ਖੂਨ ਦੇ 
ਹਰ ਕਤਰੇ ਤੋਂ ਇਕ ਦੈੱਤ ਪੈਦਾ ਹੋ 
ਜਾਂਦਾ,ਦੁਰਗ ਤੇ ਕਾਲੀ ਨੇ ਰਲ ਕੇ 
ਇਸ ਨੂੰ ਮਾਰਿਆ। 
“ਰਕਤਬੀਜੁ ਕਾਲੁ ਨੇਮੁ ਬਿਦਾਰੇ। ” 
-- ਗਉ ੧, ਅਸ ੯, ੭ : ੨ (224) 
ਰਕਤੀ -- ਰਕਤ, ਖੂਨ, ਮਾਤਾ ਦਾ ਖੂਨ 
“ਸਾਜਨੁ ਮੀਤੁ ਬਿੰਦ ਨਹੀ ਫਕਤੀ। ” 


ਰਕਤੂ 2014 ਰ੍ ਰਖਹ 





- ਮਾਰੂ ੧, ਸੋਲ ੧੫, ੧੨ : ੨ (1036) ਸੋਇ।” 
ਰਕਤੁ -- ਖੂਨ, - ਵਡ ੪, ਵਾਰ ੨ਸ, ੩, ੧ : ੫ (586) 
“ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ | ਰਖਹਿ - ।. ਰਖੇ, ਸਥਿਤ ਕਰੇ 
ਪਿਰਾਣੂ। ” -- ਸਿਰੀ ੧, ਅਸ ੧੫, ੫ : ੨ (63) | "ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ 


ਹੋਰ ਰੂਪ -- ਰਕਤੂ -- ਉਰਧਾਰਿ।” -- ਸਿਰੀ ੩, ੫੩, ੩ : ੩ (34) 

“ਨਾ ਇਸੁ ਪਿੰਡੁ ਨ ਰਕੜੂ ਰਾਤੀ।” 2. ਰਖਿਆ ਕਰੇਂ, ਰਖੇਂ, ਬਚਾ ਲਵੇ 

- ਗੋਂਡ ਕਬ, ੫, ੩ : ੩ (871) “ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ 
ਰੰਕਾ -- ਕੰਗਾਲ ਕੋਇ।” -- ਸਿਰੀ ੫, ੭੫, ੨ : ੩ (43) 
“ਰਾਣਾ ਰਾਉ ਰਾਜ ਭਏ ਰੰਕਾ ਉਨਿ ਝੁਠੇ ਕਹਣੁ “ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ 
ਕਹਾਇਓ।” ੍‌ ਸਾਗਰੁ ਤਰਣਾ।” 

-- ਸਾਰ ੫, ਅਸ ੧, ੧ : ੧ (1235) - ਮਲਾ ੧, ਵਾਰ ੧੯ਸ, ੧, ੨ : ੧੬ (1286) 

ਰੰਕਾਈ -- ਕੰਗਾਲਪੁਨਾ ਭਾਵ ਨੀਚਤਾ 3.ਰਖਦਾ ਹੈਂ 

“ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ।” “ਰਖਹਿ ਪੋਚਾਰਿ ਮਾਟੀ ਕਾ ਭਾਂਡਾ।” 

- ਸਲੋ ਕਬ, ੧੧੮ : ੨ (।370) - ਸੂਹੀ ੫, ੨੦, ੩ : ੧ (741) 
ਰੰਕੁ -- ਕੰਗਾਲ ਰ "ਭਗਤਾ ਕੀ ਪੈਜ ਰਖਹਿ ਤੂੰ ਆਪੇ ਏਹ ਤੇਰੀ 
“ਤੈਸਾ ਰੰਕੂ ਤੈਸਾ ਰਾਜਾਨੁ।” ਵਡਿਆਈ।” 

-- ਗਉ ੫. ਸੁਖ ੯. ੭ : ੮ (275) ੍‌ - ਭੈਰ ੩, ਅਸ ੨, ੩ : ੧ (1155) 
ਰਖ -- ਰਖਿਆ 4. ਰਖੇ 
“ਹਰਿ ਨਾਮ ਤਾਣ ਹਰਿ ਨਮ ਦੀਬਾਣ ਹਰਿ ਨਾਮੋ “ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ 

ਰਖ ਕਰਾਵੈ।” ਜਾ ਟੇ ਮਨ ਚਿੰਦੇ ਅਨੇਕ ਅਨੇਕ ਫਲ ਪਾਈ।” 


-- ਗਉ ੪, ਵਾਂਰ ੮ਸ, ੪, ੧ : ੩ (303) - ਗੱਡ 8, ੧, ੧ : ੧ (859) 


“ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪ।” | __`?'_ਹਉਂ ਥਕਾਂ ਨ ਠਾਕੀਆ ਏਵਡ ਰਖਹਿ 
-- ਗੂਜ ੫, ਵਾਰ ੧੩ : ੫ (521) ਜੋਤਿ।” (ਭਾਵ ਦੇਵੇਂ, ਐਨਾ ਬਲ ਦੇਵੇਂ) 


ਰਖਉ -- ।. ਮੈ ਰਖਾਂ, ਧਰਾਂ - ਸਾਰ ੪, ਵਾਰ ੧੦ ਸ, ੧, ੨ : ੩ (1241) 
ਨ 5. ਜੇ ਰਖਨਾ ਚਾਹੇਂ 
“ਮਨ ਤਨੁ ਅਰਪਿ ਰਖਉ ਹਰਿ ਆਗੈ ਸਰਬ ਸਾ 
ਜੀਆ ਕਾ ਹੈ ਪੁਤਿਪਾਲ।” ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਨੀ 
` - ਬਿਲਾ ੫, ੧੦੨, ੧" : ੨ (824) ਬਾਤ। ” -- ਸਲੋ ਕਬ, ੨੨੨ : ੨ (1376) 
2. ਰਖੋ, ਧਰੋ ਰਖਹੁ - ।. ਰਖੋ, ਧਾਰਨ ਕਰੋ, 
“ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ “ਏਕਾ ਟੇਕ ਫਖਹੁ ਮਨ ਮਾਹਿ।” 
ਕੰਠਿ ਪਰੋਤ।” - ਗਉ ੫. ਸੁਖ ੨੨, ੬ : ੯ (293) 
-- ਕੈਦਾ ੫, ੧੩, ੨ : ੨ (1121) ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ 
ਰਖਈਆ -- ਰਖਿਆ ਕਰਦਾ ਹੈ ਕਾਟੇ ਕਾਟਣਹਾਰਾ ਹੇ।” 
“ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ - ਮਾਰੂ ੧, ਸੋਲਾ ੧੦, ੧੬ : ੩ (1031) 
ਧਾਰਿ ਰਖਈਆ। ” ਰ੍ ਆਨ ਤੇ ਜਿ 
- ਬਿਲਾਂ ੪, ਅਸ ੪, ੮ : ੨ (835) ਸਿ ਤੁਮ ਰਖਹੁ ਸੁ ਨਾਨਕ ਨਾਮਹਿ 
ਰਖਸੀ -- ਰਖੇਗਾ ਰੰਗ । ' 


-” ਗਉ ੫, ਬਾਅ ੪੧ ਸ : ੨ (258) 


ਆਪੇ ਹੀ ਪਤਿ ਫਖਸੀ ਕਾਰਜ ਸਵਾਰ ਹੀ 7 ਆ 


2015 





ਰਖਹੁ। (ਬਚਾ ਲਵੋ) 
- ਬਿਲਾ ੪, ਛੰਤ ੩, ੩ : ੧ (847) 
ਰਖਕੋ -- ਰਖਿਕ, ਰਖਿਆ ਕਰਨ ਵਾਲਾ 


“ਸੋ ਸੁਆਮੀ ਪ੍ਰਭੁ ਫਖਕੋ ਅੰਚਲਿ ਤਾ ਕੈ ਲਾਗ 


ਜੀਉ।”  -- ਰਾਮ ੫, ਛੰਤ ੪, ੩ : ੧ (926) 
ਰਖਣ -- ਰਖਿਆ ਕਰਨਾ 
“ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ 
ਝਖਿ ਝਖਿ ਜਾਇਸੀ। ” 
-- ਗਉ ੪, ਵਾਰ ੧੮ਸ, ੪, ੧: ੪ (310) 
ਰਖਣਹਾਰਾ -- ਰਖਿਅਕ, ਰਖਿਆ ਕਰਨ ਵਾਲਾ 
“ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ 
ਸਤਿਗੁਰੂ ਕੈ ਪਿਛੈ ਹਰਿ ਸਭਿ ਉਥਾਰਿਆ।” 
-- ਗਉ ੪. ਵਾਰ ੨੧ਸ, ੪, ੨ : ੪ (312) 
ਹੋਰ ਰੂਪ -- ਰਖਣਹਾਰਿ -- 
ਰਖੇ ਰਖਣਹਾਰਿ ਆਪਿ ਉਬਾਰਿਆਨੁ।” 
ਆ 
-- ਗੂਜ ੫, ਵਾਰ ੧ਸ, ੫, ੨ : ੧ (517) 
ਰਖਣਹਾਰੁ 


“ਇਕੁ ਪਛਾਣੁ ਜੀਅ ਕਾ ਇਕੋ ਰਖਣਹਾਰੁ । ” 


(ਰਖਿਅਕ)-- ਸਿਰੀ ੫, ੭੯, ੧ : ੧ (45) 
ਰਖਣਾਹਾਰੈ -- 
“ਰਾਖਿ ਲੀਏ ਰਖਣਹਾਰੈ ਸਦਾ ਨਿਰਮਲ 
ਕਰਣੀ । ” 
-- ਆਸਾ ੫. ਛੰਤ ੧੧, ੪ : ੫ (460) 
ਰਖਣਵਾਲਾ -- ਰਖਿਆ ਕਰਨ ਵਾਲਾ 
“ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣਵਾਲਾ 
ਹੇਤੁ ।” -- ਮਾਝ ੫, ਬਾਰਾ ੭ : ੯ (134) 
ਹੋਰ ਰੂਪ -- ਰਖਣਵਾਲਿਆ -- 
“ਤੇਰੇ ਦਾਸ ਧਿਆਇਨਿ ਤੁਧੁ ਤੂ 
ਰਖਣਵਾਲਿਆ।” (ਰਖਿਆ ਕਰਨ ਵਾਲਾ 
ਹੈ) - ਗੂਜ ੫, ਵਾਰ ੧੭ : ੮ (522) 
ਰਖੰਦੜੋ -- ਰਖਿਅਕ, ਰਖਣ ਵਾਲਾ । 


“ਭਾਹਿ ਬੁਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ।” 


-- ਜੈਤ ੫, ਵਾਰ ੧੮ ਸ, ੫, ੨ : ੧ (709) 

ਰਖਦਾ - ।. ਰਖਿਆ ਕਰਦਾ 
“ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੂ । ' 
-- ਮਾਝ ੫, ਦਿਨ ੨ : 2 (137) 








“ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਕੋ ਸਦਾ 
ਰਖਦਾ ਆਇਆ।” 
--ਗਉਂ ੪, ਵਾਰ ੨੦ ਸ, ੪, ੨ : ੮ (305) 
“ਜੁਗਿ ਜੁਗਿ ਭਗਤਾ ਕੀ ਰਖਦਾ ਆਇਆ। ” 
- ਭੈਰ ੩, ੨੧, ੧" : ੧ (1133) 
2. ਭਾਵ ਇਜ਼ਤ ਰਖਦਾ, ਇਜ਼ਤ ਬਚਾਉਂਦਾ 
“ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ 
ਤੂ ਰਖਦਾ ਆਇਆ। ” 
-- ਸੋਰ ੩, ਅਸ ੧, ੧ : ੧ (637) 
3. ਲਿਆਉਂਦਾ 
“ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ 
ਕੀਤੀ।” -- ਰਾਮ ੩, ਵਾਰ ੧੦ : ੧ (951) 
ਰਖਨਹਾਰ -- ਰਖਿਆ ਕਰਨ ਵਾਲਾ, ਰਖਿਅਕ 
“ਨਮਸਕਾਰ ਰਖਨਹਾਰ ਮਨਿ ਆਰਾਧਿ ਪ੍ਰਭੂ 


ਮੇਕ।” -- ਪ੍ਰਭਾ ੫, ੨, ੨ : ੧ (1341) 
ਹੋਰ ਰੂਪ -- ਰਖਨਹਾਰਿ -- 
“ਰਾਖਿ ਲੀਏ ਤਿਨਿ ਫਖਨਾਹਾਰਿ ਸਭ ਬਿਆਧਿ 


ਮਿਟਾਈ।” (ਰਖਣ ਵਾਲੇ ਨੇ) 
-- ਬਿਲਾ ੫, ੭੯, ੨ : ੧ (819) 
ਰਖਨਹਾਰੁ -- 
“ਬਿਨੁ ਪ੍ਰਭੁ ਕੋਇ ਨ ਰਖਨਹਾਰੁ ਮਹਾ ਬਿਕਟ 
ਜਮ ਭਇਆ। ” 
-- ਸਿਰੀ ੫, ੮੪, ੪ : ੨ (47) 
ਰਖਨਿ =- ਰਖਦੇ ਹਨ 
“ਜਿਚਰੁ ਪੈਨਨਿ ਖਾਵਨੇੇ ਤਿਚਰੁ ਫਖਨਿ ਗੰਢੁ । ” 
-- ਰਾਮ ੪. ਵਾਰ ੫ਸ, ੫, > : ੩ (959) 
ਰਖਵਾਰਾ -- ਰਾਖਾ, ਰਖਿਆ ਕਰਨ ਵਾਲਾ 
“ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ 
ਹੋਆ ਰਖਵਾਰਾ। ” 
-- ਗਉ ੫, ੧੨੬", ੪ : ੧ (206) 
ਹੋਰ ਰੂਪ -- ਰਖਵਾਰੇ -- 
“ਪਾਰਬ੍ਰਹਮ ਪ੍ਰਭ ਭਏ ਰਖਵਾਰੇ।” (ਰਾਖੇ, 
ਰਖਿਆ ਕਰਨ ਵਾਲੇ) 
-- ਮਾਂਝ ੫, ੩੯, > : ੨ (106) 
ਰਖਵਾਰੋ -- 
“ਮੇਰੋ ਗੁਰੂ ਰਖਵਾਰੋ ਮੀਤਾ। ' (ਰਖਿਆ ਕਰਨ 
ਵਾਲਾ) _-- ਸੋਰ ੫, ੩੭, ੧" : ੧ (616) 


ਰਖਵਾਲ 
ਚਖਵਾਲ -- ਰਖਵਾਲਾ 

“ਇਸੁ ਨਾਚਨ ਕੇ ਮਨ ਰਖਵਾਲ। '' 
- ਗੋਂਡ ਕਬ, ੧੦, ੨ : ੪ (872) 





- ਮਾਝ ੪, ੨, ੩ : ੧ (94) 
ਦੁਇ ਪਟ ਜੜੇ ।” (ਦੁਆਰਪਾਲ) 


ਰਖਵਾਲਿਆ =- 
"ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ 
ਰਖਵਾਲਿਆ। ” (ਰਖਿਆ ਕਰਨ ਵਾਲਾ) 
- ਸਾਰ ੪, ਵਾਰ ੩੦ : ੫ (1246) 


-.ਰਾਮ ੧, ੩, 2 : ੧ (877). 


ਰਖਵਾਲੀ -- 
“ਹੋਈ ਰਾਜੇ ਰਾਮ ਕੀ ਰਖਵਾਲੀ। (ਰਖਿਆ) 
- ਸੇਰ ੫, ੪੪, ੧" : ੧ (620) 
ਰਖਵਾਲੇ -- 
“ਕਰਿ ਕਿਰਪਾ ਰਾਖਹੁ ਰਖਵਾਲੇ। ” (ਰਖਿਆ 
ਕਰਨ ਵਾਲੇ) 


- ਗਉਂ ੧, ਅਸ ੮, ੬ : ੧ (224) 
ਰਖਾ =- ।. ਮੈਂ ਧਰਾਂ, ਰਖਾਂ, ਟਿਕਾਵਾਂ 
“ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ 
ਉਰਿਧਾਰਿ।” 


- ਸਿਰੀ ੪, ਵਾਰ ੧੯ਸ, ੩, ੧: ੧(90) 


ਹੋਰ ਰੂਪ -- ਰਖਾਂ -- 
ਉਰਧਾਰੇ।”” (ਟਿਕਾਵਾਂ, ਧਰਾਂ) 
- ਸਾਰ ੪, ਵਾਰ ੩੨ਸ, ੩, ੨ : ੪ (1249) 
2. ਰਖਿਆ ਕਰਨ ਵਾਲਾ, ਰਖਿਅਕ 
"ਨਾਨਕ ਰਖਾ ਆਪੇ ਹੋਆ। ” 
- ਸੂਹੀ ੫, ੩੯, ੨ : ੨ (744) 
ਰਖਾਇ -- ਰਖਾ, ਧੱਰਾ 
“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ।” 
ਦਲ ਰੀ ਸਨ 2 121 


ਰਖਾਇਆ -- ।. ਧਰਿਆ, ਰਖਿਆ 


“ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ।” 


2016 








ਰਖਾਏ 


` ਗਉ ੫, ੧੬੬", ੧ : ੩ (216) 
2. ਰਖੀ, ਰਖੇ ਗਾ 
“ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ 
ਰਖਾਇਆ। ” 
- ਆਸਾ ੪, ਛੰਤ ੧੫, ੪ : ੩ (449) 
"ਪ੍ਰਭੂ ਆਪਨਾ ਬਿਰਦੁ ਰਖਾਇਆ। ? (ਰਖਿਆ 
ਭਾਵ ਪਾਲਿਆ, ਪੂਰਾ ਕੀਤਾ) 
- ਸੋਰ ੫, ੬੦, ੪ : ੪ (624) 


-ਰਖਾਇਦਾ -- ਰਖਦਾ ਹੈ 


ਭਾਵੈ ਲਾਜ ਰਖਾਇਦਾ। ? 
- ਮਾਰੂ ੫, ਸੋਲਾ ੫, ੧੬ : ੩ (1076) 
ਰਖਾਈ -- ।. ਰਖੀ, ਰਖ ਲਈ 
"ਅਪਨੇ ਸੇਵਕ ਕੀ ਆਪਿ ਪੈਜ ਰਖਾਈ।” 
- ਗਉ ੫, ੧੧੨”, ੪ : ੨ (202) 
ਰਹਿਓ ਮਿ ਭਗਤਿ ਖਾੜੀ "ਬੋ 
ਹੈ) - ਆਸਾ ੪, ੫੯, ੨ : ੧ (367) 
2. ਰਖੀ, ਧਰੀ 
"ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ 
ਰਖਾਈ।”” -- ਸੂਹੀ ੫, ੭, ੧ : ੫ (781) 
3. ਰਖ ਕੇ, ਧਰ ਕੇ 
“ਸਬਦੇ ਸਾਣ ਰਖਾਈ ਲਾਇ।” (ਸ਼ਬਦ ਰੂਪੀ 
ਸਾਣ ਤੇ ਰੱਖ ਕੇ ਲਾਓ) 
- ਰਾਮ ੩, ਵਾਰ ੧੯ਸ, ੧, ੨ : ੩ (956) 
ਰਖਾਈਐ -- ਰਖ ਲਵੋ, ਰਖਾਓ 
ਪੇਜ ਰਖਾਈਐ। ” ਰ੍ 
`_ ਗੁਜ ੫, ੨੨, ੨ : ੨ (500) 
"ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕਰ 
ਲਾਜ ਰਖਾਈਐ। ” (ਰਖ ਲਈ) 
-- ਰਾਮ ੪, ੪, ੩: ੧(8ਨ1) 
ਰਖਾਏ -- 1. ਰਖਦਾ ਹੈ 
“ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ 
ਹਰਿ ਪੈਜ ਰਖਾਏ।” 
- ਗਉ ੪, ਵਾਰ ੧੪ਸ, ੪, ੨ : ੯ (308) 
2. ਰਖੇ 
“ਦੁਆਪੁਰਿ ਧਰਮਿ ਦੁਇ ਪੈਰ ਰਖਾਏ।” 






-- ਰਾਮ ੩, ੧, ੩ : ੩ (660) 


ਰਖਾਹਿ -- ਰਖਦਾ ਹੈ 
“ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ 
ਹਰਿ ਲਾਜ ਰਖਾਹਿ। ” 
-- ਵੱਡ ੪. ਵਾਰ ੧੬ਸ, ੩, ੧ : ੫ (292) 
ਰਖਾਂਤਿ -- ਰੱਖਦਾ ਹੈ 
“ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ 
ਜਨ ਮਹਿ ਆਪੁ ਰਖਾਂਤਿ। ” 

- ਮਲਾ ੪, ੫, ੪ : ੧ (1264) 
ਰਖਾਵਹਿਗੇ -- ਰਖੇ ਗਾ ਰ੍ 
“ਜਨ ਨਾਨਕੁ ਸਰਨਿ ਦੁਆਰਿ ਹਰਿ ਲਾਜ 

ਰਖਾਵਹਿਗੇ। ? - ਕਲਿ ੪, ੬, ੪ : ੨ (132) 
ਰਖਾਵੈਗੋ -- ਰਖੇਗਾ 
“ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ 
ਰਖਾਵੈਗੋ। ?-- ਕਾਲੁ ੪, ਅੱਸ ੩, ੩ : ੨ (1309) 
ਰਖਿ -- 1. ਬਚਾ, ਸਾਂਭ 
“ਆਪਣੀ ਖੇਤੀ ਚਖਿ ਲੈ ਕੂੰਜ ਪੜੈ ਗੀ ਖੇਤਿ।” 
`_-- ਸਿਰੀ ੩, ੫੪, ੧“ : ੨ (34) 
''ਰਾਖਨਹਾਰ ਫਖਿ ਲੇਇ ਨਿਦਾਨਿ।” 
ਰ੍ -- ਗਉਂ ੫, ੯੨, ੨ : ੨ (163) 
2. ਰਖ ਕੇ, ਧਰ ਕੇ 
“ਹੋਰਿ ਮਨਮੁਖ ਦਾਜੁ ਜਿ ਫਖਿ ਦਿਖਲਾਹਿ ਸੁ 
ਕੂੜੁ ਅਹੰਕਾਰੁ ਕਚੁ ਪਾਜੋ।” 
`= ਸਿਰੀ ੪, ਛੰਤ ੧, ੪ : ੫ (79) 
“ਖੁੰਢਾ ਅੰਦਰਿ ਚਖਿ ਕੈ ਦੇਨਿ ਸੁ ਮਲ ਸਜਾਇ। ” 
-= ਮਾਝ ੧, ਵਾਰ ੧੧ਸ, ੧, ੨ : ੨ (143) 
“ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ 
ਚਖਿ ਲੇਵਹੁ ਸਰਣਿ ਅਨਾਥ ਹੇ, ਮਿਲੂ ਚਾਉ 
ਚਾਈਲੇ ਪ੍ਰਾਨ।” (ਸਥਿਤ ਕਰ ਲਵੋ, ਬੈਠਾ 


ਲਵੋ) -- ਆਸਾ ੫, ਛੰਤ ੧੪, ੪ : ੨ (462) 


“ਰਖਿ ਰਖਿ ਚਰਨ ਧਰੇ ਵੀਚਾਰੀ। (ਰਖਦਾ 


ਹੈ, ਧਰਦਾ ਹੈ) 

£੍ <-ਅਨਾ ੧. ਅਸ, ੧, 2 ? ੧ (6621 
ਰਖਿਓ -- 1. ਧਰਦੇ, ਰਖਦੇ 

“ਓਨ੍ਹੀ ਮੰਦੈ ਪੈਰੁ ਨ ਚਖਿਓ ਕਰਿ ਸੁਕਿ੍‌ਤੁ ਧਰਮੁ 
ਕਮਾਇਆ। -- ਆਸਾ ੧, ਵਾਰ ੭ : ੨ (467) 
'ਸਗਲੋ ਸਾਜਿ ਫਖਿਓ ਪਾਸਾਰਾ।” (ਧਰਿਆ/ 


2017 





ਰਖਿਆ ਹੈ) -- ਸੂਹੀ ੫, ੪੫, ੧ : ੨ (746) 

2. ਬਚਾ ਲਿਆ 

“ਹਰਿ ਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ 
ਧਾਰਿ।” 


- ਗੂਜ ੫, ੨੪, ੧ : ੧ (500) 


ਰਖਨਾ 
"ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ 
ਰਖਿਓ ਘਰੈ।” 


- ਮਾਰੂ ੧, ਅਸ ੮, ੮ : ੧ (1014) 


ਰਖਿਓਨੁ -- ਰਖਿਓ ਨੇ 


“ਕੰਠਿ ਲਾਇ ਕੈ ਰਖਿਓਲੁ ਲਗੇ ਨ ਤਤੀ ਵਾਉ 


-- ਸਿਰੀ ੧, ਅਸ ੨੮, ੧੮ : ੩ (72) 


ਜੀਉ।” 
ਰਖਿਅਨੁ -- ਰਖਿਓ ਨੇ, ਬਚਾ ਲਿਓ ਨੇ 
“ਸੰਸਾਰ ਸਾਗਰ ਤੇ ਫਖਿਅਨੁ ਬਹੁੜਿ ਨ ਜਨਮੈ 
ਧਾਇ।””  -- ਮਾਝ ੫, ਬਾਰਾ ੧੩ : ੮ (136) 
ਰਖਿਆ -- 1. ਸਥਿਤ ਕੀਤਾ, ਧਰਿਆ ਹੈ 
“ਸੰਤੋਖੁ ਥਾਪਿ ਰਖਿਆ ਜਿਨਿ ਸੂਤਿ। ” 
- ਜਪੁ ੧, ੧੬: ੮ (3) 
2. ਬਚਾ ਲਿਆ, ਰਖਿਆ ਕੀਤੀ 
“ਸੀਤਲਾ ਤੇ ਰਖਿਆ ਬਿਹਾਰੀ। ” 
-- ਗਉ ੫, ੧੭੨, ੧ : ੧ (200) 
“ਆਦਿ ਮਧਿ ਅਰੁ ਅੰਤਿ ਪਰਮੇਸਰਿ ਚਖਿਆ।” 
- ਗੂਜ ੫, ਵਾਰ ੨੦ਸ, ੫, ੧ :,੧ (523) 
3. ਬਚਾ, ਹਿਫਾਜ਼ਤ ਰ੍ 
“ਪਿਰਿ ਰਖਿਆ ਕੀਨੀ ਸੁਘੜ ਸੁਜਾਣਿ। ” 
== ਆਸਾ ੫, ੨, ੧ : ੪ (370) 
ਰਖਿਐ -- ਰਖਣ ਨਾਲ 
ਨਿਸਤਾਰਿ ਜੀਉ।” 
-- ਸਿਰੀ ੧, ਆਸ ੨੮, ੧੨ : ੩ (72) 
ਰਖੀ -- ।. ਧਰੀ, ਟਿਕਾਈ 
“ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ।” 
- ਜਪੁ ੧, ੩੪, ੩ (7) 
“ਮੈ ਆਸਾ ਚਖੀ ਚਿਤਿ ਮਹਿ ਮੇਰਾ ਸਭੋ ਦੁਖੁ 
ਗਵਾਇ ਜੀਉ।” (ਬਣਾਈ ਹੋਈ) 
ਰ੍ ਰ੍ - ਸੂਹੀ ੫, ਕੁਚ ੩ : ੬ (763) 
2. ਬਚਾਈ __ _ 
“ਜਨ ਕੀ ਪੈਜ ਫਖੀ ਕਰਤਾਰੇ। ”” 


ਰਿ 


ਰਖੀਅਹਿ 


ਰ੍ -- ਗਉਂ ੫, ੧੦੮, ੨ : ੧ (201) 
3. ਰਖੀ ਹੋਈ 
“ਉਨ੍ਹ ਕੈਂ ਸੰਗਿ ਤੂ ਰਖੀ ਪਪੋਲਿ। ” 
` -- ਆਸਾ ੫, ੮੨, ੨ : ੩ (390) 
ਰਖੀਅਹਿ -- ।. ਧਰੀਏ 
“ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ 
ਨਾਵ ਸਲਾਰ। ` -- ਸਿਰੀ ੧, ੬, ੩ : ੧ (16) 
2. ਰਖੀਏ 
“ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ 
ਹੋਵੈ ਥਾਉ।” 
-_ ਮਾਝ ੧. ਵਾਰ ੯ਸ, ੧, ੨ : ੨ (142) 
ਰਖੀਆ -- ਰਖੀ 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ 
ਮਸਤਕਿ ਧਾਰਿ ਜੀਉ।” 
ਥ - ਸਿਰੀ ੬, ਅਸ ੨੮, ੧੬ : ੩ (72) 
ਰਖੀਐ -- 1. ਧਰੀਏ 
“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ । ” 


<=> ਜਿੰਘੂ ੧, ੪ : ੩ (2) 


-- ਗਉ ੪, ਵਾਰ ੨੫ਸ, ੪, ੧ : ੧ (314) 


3. ਰਖਿਆ ਜਾ ਸਕਦਾ, ਹੈ, ਬਚਿਆ ਜਾ ਸਕਦਾ 


ਹੈ 
“ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ। ” 
-- ਆਸਾ ੧. ਵਾਰ ੧੮ਸ, ੧, ੧ : ੫ (472) 
ਨਾਲੇ। ” -- ਜਪੁ ੧, ੨2 : ੧੦ (6) 
ਹੋਰ ਰੂਪ -- ਰਖੀਸੂਰ -- 
“ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ 
ਜੁਗੁ ਵੇਦਾ ਨਾਲੇ।” 
-- ਆਸਾ ੧, ਸੋਦ ੧, ੧ : ੧੦ (9) 
ਰਖੀਜੈ -- ਰਖੀਏ 
“ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ 
ਵਸਤੁ ਸੋ ਲੈ ਜਾਇ ਜੀਉ।” 


--- ਆਸਾ ੪, ਛੰਤ ੧੩, ੨ : ੩ (447) . 


2018 ਰਖੇ 


“ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ 
ਰਖੀਜੈ।” (ਰਖਿਆ ਹੈ) 
- ਰਾਮ ੩, ਵਾਰ ੧੫ : ੧ (954) 
"ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ 
ਰਖੀਜੈ।`` (ਰਖੋ) 
-- ਕਲਿ ੪, ਅਸ ੩, ੮ : ੨ (1325) 
ਰਖੁ -- ।. ਸਥਿਤ ਕਰ, ਰਖ, ਧਰ 
“ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ 
ਉਰਧਾਰਿ।” 
- ਸਿਰੀ ੫, ੮੪, ੧ : ੩ (47) 
“ਤਿਸੁ ਠਾਕੁਰ ਕਉ ਰਖੁ ਮਨ ਮਾਹਿ।” (ਰਖੋ) 
- ਗਉ ੫. ਸੁਖ ੬, ੧ : ੨ (269) 
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ।” 
(ਰਖ, ਧਾਰਨ ਕਰ) 
- ਸੋਰ ੧, ੨, ੧ : ੨ (695) 
“ਹਮ ਊਪਰਿ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ 
ਪਿਆਰੀ।” (ਰਖੋ, ਵਾਸਾ ਦਿਓ) 
- ਧਨਾ ੪, ੧, ੧ : ੨ (666) 
2. ਬਚਾ ਲੈ, ਰਖਿਆ ਕਰ, ਸੰਭਾਲ 
“ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ 
ਭਤਾਰੁ ।” 
`. ਸਿਰੀ ੧, ਅਸ ੧੨, ੩ : ੩ (61) 
ਆਸ ਤੇਰੀ ਵਡ ਵਡੇ।” 
- ਗਉਂ ੪, ਵਾਰ਼ ੩੩ : ੫ (317) 
ਰਖੇ -- ।. ਧਰੇ ਹਨ 
ਧਾਰੇ ।” -- ਜਪੁ ੧, ੨੭ : ੧੪ (6) 
2. ਰਖੋ, 656੪0 
- ਸਿਰੀ ੧, ੨੭, ੪ : ੧ (24) 
3. ਬਚਾਏ, ਰਖਿਆ ਕੀਤੀ, ਬਚਾ ਲਏ 
_ “ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ 
ਜਿੰਦੁ।” _-- ਸਿਰੀ ੫, ੮੨, ੪ : ੨ (46) 
“ਰਖੇ ਰਖਣਹਾਰਿ ਆਪਿ ਉਬਾਰਿਅਨੁ।” 
ਰ `_- ਗੂਜ ੫, ਵਾਰ ੧ : ੧ (517) 
4. ਮੁਕਾ ਦਿੱਤਾ, ਖਤਮ ਕਰ ਦਿੱਤਾ 


ਕ 


ਰਖਸਾ 


“ਆਵਣ ਜਾਣ ਰਖੇ ਕਰਿ ਕਰਮ। ” 
-- ਗਉ ੫, ੯੨, ੨ : ੪ (163) 
5.. ਸਥਿਤ ਕੀਤਾ 
“ਸਾਚੈ ਘਰਿ ਸਾਚੈ ਰਖੋ ਗੁਰ ਬਚਨਿ 
ਸੁਭਾਖਿਆ। ” 
` - ਮਾਰੂ ੧. ਅਸ ੪, ੫ : ੩ (1011) 
6. ਸਾਂਭਣਾ 
“ਆਪਿ ਕੁਚਜੀ ਦੋਸੁ ਨੇ ਦੇਊ ਜਾਣਾ ਨਾਹੀ ਰਖੇ।” 
-- ਬਸੰ ੧, ੧੦, ੧: ੨ (1171) 
ਰਖੇਸਾਂ -- ਰਖਿਆ ਹੈ 
“ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ। ” 
- ਰਾਮ ੩, ਵਾਰ ੧੬ : ੩ (955) 


ਰਖੇਣ --- ਰਖੇ, ਰਖਿਆ ਕਰੇ, ਬਚਾ ਲਵੇ 


“ਅਹੋ ਜਸ ਰਖੇਣ ਗੋਪਾਲਹ ਨਾਨਕ ਰੋਮ ਨ - 


ਛੇਦ੍ਰਤੇ।” - ਸਸ ੫, ੬ : ੨ (1354) 
ਰਥੈ - ।. ਬਚਾ ਲਵੇ, ਰਖਿਆ ਕਰ ਲਵੇ 
“ਜਿਸ ਨੋ ਰੱਥੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੂ। ” 
-- ਸਿਰੀ ੫, ੯੧, ੪ : ੨ (50) 
“ਰਥੈ ਆਪਿ ਦਇਆਲੂ ਕਰਿ ਦਾਸਾ ਆਪਣੇ। ” 
(ਰਖਿਆ ਕਰਦਾ ਹੈ) 
- ਗੂਜ ੫, ਵਾਰ ੭ : ੭ (519) 
2. ਸਥਿਤ ਕਰੇ, ਨਿਵਾਸ ਕਰਾਇ । 
“ਜਿਥੇ ਰਖੈ ਸਾ ਭਲੀ ਜਾਏ।” 
- ਮਾਝ ੫, ੪੯, ੧ : ੨ (108) 
“ਗੁਰ ਕਾ ਸਬਦੁ ਰੰਥੈ ਉਰਧਾਰੇ।” (ਸਾਂਭ ਕੇ 
ਰਖੇ, ਸਥਿਤ ਕਰੇ) 
_ - ਮਾਝ ੩, ਅਸ ੧੩, ੪ : ੨ (117) 
3. ਰਖਦਾ ਹੈ 


“ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ 


ਗੁਰੁ ਸਿਖ ਰਖੈ ਜੀਅ ਨਾਲੀ। ” 

-- ਗਉਂ ੪, ੫੧, ੨ : ੩ (165) 
“ਨਿਰਮਲ ਨਾਮੁ ਫੰਬੈ ਉਰਿਧਾਰੇ। (ਰਖੇ) 
-- ਆਸਾ ੩. ਅਸ ੨੪, ੬ : ੨ (423) 
4. ਧਰੇ ਰ੍ 

“ਨਾਰਾਇਣਿ ਲਇਆ ਨਾ ਠੂੰਗੜਾ ਪੈਰ ਕਿਥੈ 
ਰਖੈ।” _-- ਗਉ ੪, ਵਾਰ ੨੮ : ੧ (315) 
ਰਖ੍ਾਂ - ਰਖਿਆ ਰ 


2019 ਰਗ 





੪੧ 


“ਦੀਨ ਦੁਖ ਭੰਜਨ ਦਯਾਲ ਪ੍ਰਭੂ ਨਾਨਕ ਸਰਬ 
ਜੀਅ ਰਖ਼ਾ ਕਰੋਤਿ।” 
-- ਸਸ ੫, ੪੭ : ੫ (1358) 
ਰੰਗ -- ।. ਪ੍ਰਕਾਰ 
“ਤਿਸੁ ਵਿਚਿ ਜੀਅ ਜੁਗਤਿ ਕੇ ਫੰਗ। 
“੮ ਜਿ ੧. ਕੀਨੇ :. (04 
2. ਪ੍ਰੇਮ, ਲਗਨ 
ਰਸਾਇ। ” -- ਸਿਰੀ ੩, ੪੭, ੪ : ੨ (32) 
“ਗੁਰੂ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ 
ਕੈ ਬਲਿ ਜਾਉ।” (ਪ੍ਰੇਮ ਨਾਲ) 
-- ਸਿਰੀ ੪, ੬੭, ੨ : ੨ (40) 
“ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ 
ਰਹੇ ਲਿਵ ਲਾਇ ।” (ਪ੍ਰੇਮ/੍‌ਸੁਆਦ ਨਾਲ) 
- ਗੁਜ ੩, ਵਾਰ ਪਸ, ਡੋ, ੧ : ੬ (510) 
ਅਪਾਰ। ” -- ਸਿਰੀ ੫, ੭੧, ੧ : ੨ (42) 
“ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੂ 
ਵੇਸ।” _-- ਸਿਰੀ ੫, ੮੫, ੧ : ੨ (47) 
“ਅਨਿਕ ਮਾਇਆ ਚਫੰਗ ਤਿਖ ਨ ਬੁਝਾਵੈ ।” 
(ਤਮਾਸ਼ੇ, ਖੁਸ਼ੀਆਂ) 
-- ਗਉ ੫, ਸੁਖ ੨, ੨ : ੫ (264) 
“ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ।” 
-- ਗਉ ੫. ਵਾਰ ੧੬ਸੇ, ੫, ੨ : ੫ (322) 
(“ਮਹਾਨਕੋਸ਼` ਅਰਥ “ਧਨ” ਕਰਦਾ ਹੈ। ) 
4. ਵਰਣ, ਰੰਗ ਰ੍ 
“ਬਹੁ ਰੰਗ ਮਾਇਆ ਬਹੁ ਬਿਧਿ ਪੇਖੀ।” 
ਰ੍ -- ਗਉ ੫, ੮੧, ੧ : ੧ (179) 
“ਲਾਲ ਰੰਗ ਪੂਰਨ ਪੁਰਖੁ ਬਿਧਾਤਾ। ” 
`-- ਗਉਂ ੫, ੧੪੧, ੧" : ੨ (194) 
ਸੋਰ।” -- ਗਉ ੫, ਬਾਅ ੯ਸ : ੧ (251) 
ਉਪਾਇਓ।” 
_ - ਦੇਵ ੫, ੧੫, ੧ : ੧( 531) 
5. ਚੋਜ 
“ਲਖੇ ਨ ਜਾਹਿ ਪਾਰਬ੍ਰਹਮ ਕੇ ਫੰਗ। ? 





- ਗਉ ੫, ਸੁਖ ੯, ੮ : ੬ (275) 
6. ਮੌਜ, ਮਸਤੀ, ਮਗਨਤਾ 
“ਅਪਨੇ ਰੰਗ ਰਵੈ ਅਕੇਲਾ। ” 
ਰ੍ - ਸੋਰ ਕਬ, ੪, ੨ : ੪ (655) 
“ਅਨਿਕ ਰਫੰਗ ਬਹੁ ਤਰੰਗ ਸਰਬ ਕੋ ਧਨੀ।” 


_ - ਭੈਰ ੫, ੫੭, ੧": ੨ (1153) । 


7. ਸ਼ੋਭਾ (ਮਹਾਨਕੋਸ਼) 
“ਰੰਗ ਰਸਾ ਤੂੰ ਮਨਹਿ ਅਧਾਰੂ । ” 
- ਗਉਂ ੫, ੮੭,੩:੨(।8।) 
8. ਕੰਗਾਲ, ਰੰਕ 
“ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ। ” 
- ਮਾਰੂ ੫, ਵਾਰ ੧2 . ੩ (1100) 
“ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ 
ਮਾਇਆ।” ਰ੍ 
-- ਸਾਰ ੪, ਵਾਰ ੨੧ : ੧ (1245) 
9. ਅਨੰਦੀ, ਮੌਜ/ਅਨੰਦ ਕਰਨ ਵਾਲਾ 
“ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ 
ਜਨ ਨਾਨਕ ਤਪਤਿ ਬੁਝਾਈ।” 


- ਸਾਰ ੫, ੧੫, ੪ : 2 (1207) 


ਰੰਗੰ -- ਮੌਜ ਮੇਲੇ, ਰੰਗ ਤਮਾਸ਼ੇ 
“ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ।” 


- ਮਾਰੂ ੧, ਅਸ ੧੧, ੪ : ੧ (1015) 
“ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ।” 
- ਸਿਰੀ ੪, ੬੭, ੨ : ੧ (40) 
ਰੰਗਕੀ -- ਰੰਗੀਲੀ 
"ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ 
ਰੰਗਕੀ। -- ਵਡ ੪, ਘੋੜੀ ੨, ੪ : ੪ (576) 
ਰੰਗਣ =- ਰੰਗਾਂ ਵਿਚ ੍ 
“ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ ।” 
- ਗਾਥਾ ੫, ੨੪ : ੧ (1361) 
ਰੰਗਣ ਵਾਲਾ -- ਰੰਗ ਦੇਣ ਵਾਲਾ, ਰੰਗ ਚਾੜ੍ਹਨ 
ਵਾਲਾ 
ਜੀਉ।” 
ਰੰਗਣਿ =- ਰੰਗ ਦੀ ਮਟੀ ਵਿਚ 
"ਆਪੇ ਰੱਗਣਿ ਰੰਗਿਓਨੁ ਸਬਦੇ ਲਇਓਨੁ 





-- ਸੂਹੀ.੧, ਅਸ ੨, ੧੯ : ੨ (75।)” 


` 2020 ਰੰਗਾ 





ਮਿਲਾਇ।” _-- ਸਿਰੀ ੩, ੫੯, ੩ : ੧ (37) 
ਰੰਗਨ -- ਰੰਗ ਚੜ੍ਹਾਉਣਾ 
“ਰੰਗਾ ਰੰਗ ਰੰਗਨ ਕੇ ਰੰਗਾ।” 

- ਕਾਨ ੫, ੩੬, ੧“ : ੧ (1305) 
ਹੋਰ ਰੂਪ -- ਰੰਗਨਾ -- 

“ਨਿਰਮਲ ਸੇਇ ਬਣੀ ਹਰਿ ਬਾਣੀ ਮਨੁ ਨਾਮਿ 
ਮਜੀਠੈ ਰੰਗਨਾ।” (ਰੰਗ ਚੜਾਉਣਾ) 

- ਮਾਰੂ ਖ, ਸੋਲਾ ੯, ੧੫ : ੩ (1081) 

"ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ 

ਹਰਿ ਰੰਗ ਰੰਗਨਾ। ” (ਰੰਗਨ ਵਾਲਾ) 
- ਕਾਨ ੪, ਵਾਰ ੨ : ੧ (1313) 

ਰੰਗਨਿ -- 

“ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ 

ਪ੍ਰਭ ਰੰਗਿ।” (ਰੰਗਣ, ਰੰਗ) 

-- ਆਸਾ ੫, ੧੩੯, ੧ : ੨ (405) 
ਰੰਗਨੂ -- ਰੰਗ ਦੀ ਮਟੀ 
'ਲਾਲਨੁ ਲਾਲੁ ਲਾਲੁ ਹੈ ਰੰਗਲੂ ਮਨੁ ਰੰਗਨ ਕਉ 

ਗੁਰ ਦੀਜੈ।” -- ਕਲਿ ੪, ੧, ੫ : ੧ (1323) 
(ਮਹਾਨ ਕੋਸ਼ ਅਰਥ “ਰੰਗਣ ਦੀ ਕਿਰਿਆ” 
| __ ਕਰਦਾ ਹੈ। ) 

ਰੰਗਮਹਲੀ -- ਰੰਗ ਰਲੀਆਂ ਮਨਾਉਣ ਵਾਲੇ ਮਹਲ 

ਵਿਚ 

“ਪ੍ਰਭ ਜਾਇ ਪਵੈ ਰੰਗਮਹਲੀ ਹਰਿ ਰੰਗੁ ਮਾਣੈ 
ਰੰਗਕੀ।”! -- ਵਡ ੪, ਘੋੜੀ ੨, ੪ : ੪ (576) 
“ਆਪੇ ਚੋਜ ਕਰੇ ਰੰਗਮਹਲੀ ਹੋਰ ਮਾਇਆ ਮੋਹ 
ਪਸਾਰਾ ਹੇ।” (ਭਾਵ ਸਰੀਰ) 

- ਮਾਰੂ ੧, ਸੋਲ ੭, ੪ : ੩ (1026) 
ਰੰਗਰਸ -- ਪ੍ਰੇਮ ਦੇ ਸੁਆਦ, ਖੁਸ਼ੀਆਂ ਦੇ ਸੁਆਦ 
“ਜਿਹ ਪ੍ਰਸਾਦਿ ਰੰਗਰਸ ਭੋਗ। ” 

- ਗਉ ੫. ਸੁਖ ੬, ੧ : ੯ (269) 
“ਉਰਝਿ ਰਹੀ ਰੰਗਰਸ ਮਾਣੀ।” 

- ਮਾਰੂ ੫, ਸੋਲਾ ੨, ੧ : ੨ (1072) 
ਰਗੜੈ -- ਝਗੜੇ ਵਿਚ 
“ਮਨਮੁਖਿ ਕਮਲਾ ਰਗੜੈ ਲੂਝੈ। ” 
ਲੇ - ਸਲੋ ੩, ੪੬ : ੩ (1418) 
ਰੰਗਾ -- ।. ਰੰਗਾਂ ਦੇ, ਪ੍ਰਕਾਰ ਦੇ 
“ਜੀਅ ਜਾਤਿ ਰੰਗਾ ਕੇ ਨਾਵ।” (ਭਾਵ ਪੁਕਾਰ 





2021 


ਰੰਗਾਵਣਿਆ 





ਰੰਗਾਇਆ 
ਦੇ) _₹-ਐੀਪੂੰ %, % 236 (9) 
“ਅਨਿਕ ਜਨਮ ਕੀਏ ਬਹੁ ਰੰਗਾ। ” (ਬਹੁਤ ਪ੍ਰਕਾਰ 
ਦੇ) - ਗਉ ਕਬ, ੧੩, ੧ : ੨ (326) 


“ਕੁਦਰਤਿ ਵਰਤੈ ਰੂਪ ਅਰੁ ਰੰਗਾ। ” (ਰੰਗਾਂ ਵਿਚ) 
-- ਆਸਾ ੫, ੨੧, ੧ : ੨ (376) 
“ਹਮ ਓਇ ਮਿਲਿ ਹੋਏ ਇਕ ਰੰਗਾ। ” (ਇਕ ਰੰਗ 
ਦੇ ਭਾਵ ਇਕ ਰਸ) 
- ਆਸਾ ੫, ੮੩, ੪ : ੪ (391) 
2. ਖੁਸ਼ੀਆ 
“ਦੇਦੇ ਤੋਟਿ ਨਾਹੀ ਪ੍ਰਭ ਰੰਗਾ। ” 
-- ਮਾਝ ੫, ੧੫, ੩ : ੨ (99) 
“ਮੇਰੈ ਮਨਿ ਚੀਤਿ ਆਏ ਪ੍ਰਿਅ ਫੰਗਾ। ” (ਪ੍ਰੇਮ 
ਬਿਲਾਸ) -- ਸਾਰ ੫, ੩੦, ੧" : ੧(1210) 
3. ਰੰਗ ਅਸ਼ਵਾ ਅਵਸਥਾ ਵਿਚ 
“ਰੈਫਿ ਦਿਨਸੁ ਰਹੈ ਇਕ ਰੰਗਾ ।”” 
-- ਗਉ ੫, ੮੬,੧:੧(161) 
4. ਰੰਗ ਮਾਣਨ ਵਾਲਾ ਭਾਵ ਅਮੀਰ 
“ਬਿਆਪਤ ਭੂਮਿ ਰੰਕ ਅਰੁ ਰੰਗਾ। ” 
<< ਗੋਉਂ ੫, ੯੮, ੩ ? ੧ (182) 
5. ਚੋਜ 
“ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ 
ਸੁਖਦਾਤੇ। ” 
-- ਗਉ ੫, ੧੨੮, ੨ : ੧ (207) 
6. ਪ੍ਰੇਮ ਨਾਲ, ਪਿਆਰ ਨਾਲ 
“ਸਚੁ ਸਾਲਾਹਣੁ ਨਾਨਕ ਹਰਿ ਰੰਗਾ। ” 
-- ਗਉ ੫, ਅਸ ੧, ੮ : ੪ (236) 
“ਤੁਮੂਰੋ ਧਿਆਨੁ ਤੁਮ੍ਹਾਰੋ ਰੰਗਾ।” (ਪਿਆਰ 
ਵਿਚਿ). -- ਬਿਲਾ ੫, ੧੨੦, ੧" : ੨ (826) 
ਤੋਲੀਜਾ ਹੈ।” (ਪਿਆਰ) 
-- ਮਾਰੂ ੫, ਸੋਲਾਂ ੩, ੧੫ : ੩ (1074) 
7. ਮੌਜ ਵਿਚ ਰਹਿਣ ਵਾਲਾ, ਮੌਜੀ 
“ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ 
`ਰੰਗਾ। ” 
-- ਆਸਾ. ੪, ਛੰਤ ੧੫, ੩ : ੧ (449) 
8. ਦੁਨਿਆਵੀ ਮੌਜ ਮੇਲੇ 


“ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ | 


ਨਹੀ ਇਕੁ ਤਿਲੁ ਰੰਗਾ। ” 





- ਮਾਰੂ ੫, ਸੋਲਾ ੧੧, ੧੫ : ੩ (1083) 
9. ਰੰਗਾਂ ਵਿਚੋਂ 
“ਹਰਿ ਰੰਗ ਫੰਗਾ ਸਹਜਿ ਮਾਣੁ। ” 

- ਬਸੰ ੫, ੩, ੪ : ੩ (1180) 
10. ਰੰਗਨ ਵਾਲਾ 
“ਰੰਗਾ ਰੰਗ ਰੰਗਨ ਕੇ ਰੰਗਾ। ” 


- ਕਾਨ ੫, ੩੬, ੧” : ੧ (1305) 
ਰੰਗਾਇਆ -- ।. ਰੰਗਿਆ ਗਿਆ 
ਰੰਗਾਇਆ। ” 
- ਮਾਰੂ ੧, ਸੋਲਾ ੨੦, ੧੫ : ੩ (1041) 
“ਕਾਪੜੁ ਕਾਠੁ ਰੰਗਾਇਆ ਰਾਂਗਿ।” 
-- ਸਾਰ ੪, ਵਾਰ ੧ਪਸ, ੧, ੨ : ੧ (1243) 
ਰੰਗਾਏ -- ।. ਰੰਗਦਾ ਹੈ ਰ 
- ਮਾਝ ੧, ਅਸ ੧, ੧ : ੧ (109) 
“ਗੁਰਮੁਖਿ ਰਾਤੇ ਸਬਦਿ ਰੰਗਾਏ।” (ਰੰਗੇ ਗਏ) 
-- ਬਿਲਾ ੩, ੫, ੩ : ੧ (798) 
“ਏਹੁ ਮਨੁ ਭੈ ਭਾਇ ਰੰਗਾਏ। (ਰੰਗਾ ਲੈ) 
- ਮਾਰੂ ੩. ਸੋਲਾ ੨੧, ੮ : ੧ (1066) 
2. ਰੰਗ ਵਿਚ 
ਲਬਿ ਰੰਗਾਏ।” 
- ਤਿਲ ੧, ੩,-੧ : ੧ (721) 
ਰੰਗਾਨਾ -- ਰੰਗ ਨਾਲ 
-- ਸੂਹੀ ੫, ਛੰਤ ੧, ੧ : ੨ (777) 
ਨਾ ਧੀਰੀਜੈ।” 
-- ਜੈਤ ੫, ਛੰਤ ੧, ੧ : ੪ (703) 
ਹੋਰ ਰੂਪ -- ਰੰਗਾਰੈ -- 
“ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ 
ਗੁਲਾਲ ਰੰਗਾਰੈ ।” 
`-- ਕਾਨ ੫, ੨੦, ੨ : ੧ (1302) 


ਰੰਗਾਵਣਿਆ -- ਰੰਗੇ ਗਏ 





- ਮਾਰੂ ੫, ਵਾਰ ੧੧ਸ, ੫, ੧ : ੨ (098) 
“ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜ।” 
(ਆਪਣੀ ਮੌਜ ਵਿਚ ਮਸਤ) 

-- ਸਲੋ ਫਰ, ੧੦੮ : ੧ (1383) 
ਰੰਗਾਵਲੀ -- ਸੁੰਦਰ, ਆਕਰਸ਼ਕ ਰੰਗਾਂ ਵਾਲੀ 
“ਫਰੀਦ ਭੂਮਿ-ਜੰਗਾਵਲੀ ਹੀ ਦਿਸੂਲਾ ਬਾਗ 


- ਸਲੋ ਫਰ, ੮੨ : ੧ (1382) 
ਰੰਗਾਵਲੇ -- ਰਸੀਏ, ਅਨੰਦੀ 
“ਗੁਰਮੁਖਿ ਸਬਦਿ ਚੰਗਾਵਲੇ ਅਹਿਨਿਸਿ ਹਰਿ ਰਸੁ 
ਭੋਗੁ।” -- ਸਿਰੀ ੧, ਅਸ ੧੫, ੩ : ੩ (63) 
ਰੰਗਾਵਲੋ -- ਰੰਗੀਲਾ, ਮੌਜੀ 


<< ਮਾਰ-੧. ਅਸ ੧੦) ਚ ; ੧ (1015) 


-= ਜਪੁ ੧, ੨੦ : ੬ (4) 
2. ਪ੍ਰੇਮ ਵਿਚ _ 
“ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ।(ਪਿਆਰ 
ਵਿਚ) -- ਆਸਾ ੫, ਸੋਪੁ ੪, ੧" : ੨ (12) 
"ਨਾਨਕ ਸਹਜੇ ਹੀ ਫੰਗਿ ਵਰਤਦਾ ਹਰਿ ਗੁਣ 
ਪਾਵੈ ਸੋਇ।” . 
-- ਸਿਰੀ ੩, ੫੦, ੪ : ੩ (33) 
3. ਰਸ ਹੋ ਕੇ 
` “ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ।” 
(ਭਾਵ ਇਕਾਗਰ ਚਿਤ) ਰੇ 
- ਸਿਰੀ ੫, ੮੮, ੧" : ੧ (48) 
4. ਰੂਪ ਵਿਚ ਰ 
“ਅਠੀ ਵੇਪਰਵਾਹ ਰਹਨਿ ਇਕਤੈ ਰੰਗਿ।” 
`੍‌ ਮਾਰੂ ੧. ਵਾਰ ੧੭ਸ, ੨, ੨ : ੨ (46) 
5. ਮੌਜ ਵਿਚ 
- ਰਵਿ ਕੀ ਅਖਰ ਰਮ” 





- ਗਉ ੫. ਸੁਖ ੧੨, ੬ : ੫ (279) 
“ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ 
ਜਾਹਿ।” 
- ਆਸਾ ੧, ਵਾਰ ੨੦ਸ, ੧, ੨ : ੫ (473) 
6. ਰੰਗ ਵਿਚ, ਵਰਣ ਵਿਚ 
“ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ 
ਰੰਗਿ ਚੋਲੀਆ।” 
- ਗਉ ੪, ਵਾਰ ੧੯ਸ, ੪, ੧ : ੫ (311) 
“ਬਸਤ੍ਰ ਹਮਾਰੈ ਰੰਗਿ ਚਲੂਲ।” (ਰੰਗ ਦੇ) 
ਰ੍ -- ਆਸਾ ੫, ੭, ੩ : ੧ (372) 
“ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ।” _ 
- ਆਸਾਂ ੫, ੫੨, ੪ : ੧ (364) 
7. ਸੁਆਦਾਂ, ਖੁਸ਼ੀਆਂ 
- ਆਸਾ ੧, ਅਸ ੧੧, ੫ : ੨ (417) 
ਕਿਰਪਾ ਕਰੇ।” (ਖੁਸ਼ੀਆਂ) 
- ਆਸਾ ੪, ਛੰਤ ੨੧, ੧ : ੩ (451) 
8. ਰੰਗ ਲੈ 
“ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ।”? 


- ਗੋਂਡ ੫, ੧੩, ਦ : ੪ (866) 


ਰੰਗਿਓਨੁ -- ਉਸ ਨੇ ਰੰਗਿਆ ਹੈ 


“ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ . 
ਮਿਲਾਇ।”” _ -- ਸਿਰੀ ੩, ੫੯, ੩ : ੧ (37) 


ਰੰਗਿਆ -- 1. ਰੰਗਨ ਕੀਤਾ ਹੈ, ਪਿਆਰ ਵਾਲਾ 


“ਗੁਰਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ।” 
7” ਸਿਰੀ ੩, ੫੯, ੧ : ੨ (36) ' 


“ਸਬਦਿ ਮਨੁ ਰੰਗਿਆ ਲਿਵ ਲਾਇ। ” 


- ਗਉਂ ੩, ਅਸ ੮, ੧: ੨ (233) 
2. ਰੰਗ ਲਿਆ 
ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ 
ਕਾਈ ਰਾਮ।” 
- ਵਡ ੩, ਛੰਤ ੫, ੪ : ੧ (571) 


ਰੰਗਿਰਤੇ -- ਪਿਆਰ ਵਿਚ ਭਿਜੇ ਹੋਏ 


_ ਕਿਰ ਅਪਨੇ ਸਨੀ -ਸੋੜੀ ਤਰੈ ਨੱਕ 
_ ਜਾਈ ਰਾਮ।” 


ਗਿਰਾਤੜੀਏ 





2023 ਰੰਗੀਲੇ 
-- ਸੂਹੀ ੫, ਛੰਤ ੫, ੪ : ੨ (780) _-- ਆਸਾ ੩, ਅਸ ੩੧, ੩ : ੧ (427) 
ਰੰਗਿਰਾਤੜੀਏ -- ਪਿਆਰ ਵਿਚ ਭਿਜ ਕੇ 2. ਰੰਗਿਆਂ 
“ਪਿਰੁ ਰਾਵੇ ਰੰਗਿਰਾਤੜੀਏ ਪਿਰ ਕਾ ਮਹਲ ਤਿਨ ਗੁਰਮੁਖਿ ਇਹੁ ਮਨੁ ਚੰਗੀਐ ਦੂਜਾ ਰੰਗ ਜਾਈ 
ਪਾਇਆ ਰਾਮ।” _ਰਾਮ।” - ਵਡ ੩. ਛੰਤ ੫, ੪ : ੨ (571) 
-- ਸੂਹੀ ੩, ਛੰਤ ੬, ੩ : ੧ (771) 'ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ 
ਰੰਗਿਰਾਤਾ -- ਪਿਆਰ/ਪ੍ਰੇਮ ਵਿਚ ਭਿਜਿਆ ਜੀਉ।” ` 
“ਅਨਦਿਨੁ ਸਹਜਿ ਰਹੈ ਰੰਗਿਰਾਤਾ। ” -- ਸੂਹੀ ੧, ਅਸ ੨, ੧" : ੧ (751) 
-- ਸੂਹੀ ੪, ਛੰਤ ੪, ੧ : ੫ (775) ਰੰਗੀਣਾ -- ਰੰਗਿਆ ਭਾਵ ਰਮਿਆ ਰਹਿਣਾ 
ਹੋਰ ਰੁਪ -- ਰੰਗਿਰਾਤੇ -- “ਰਹੈ ਗਗਨਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ 
“ਕਹੁ ਨਾਨਕ ਰਵਹਿ ਰੰਗਿਰਾਂਤੇ ਪ੍ਰੇਮ ਮਹਾ | _ ਰੰਗੀਣਾ।” -- ਰਾਮ ੧, ਅਸ ੮, ੨ : ੧ (907) 
ਰਸ ਭੀਨੇ।” (ਪਿਆਰ ਵਿਚ ਭਿਜੇ) ਰੰਗੀਤਿ - ਰੰਗਿਆ ਹੈ __ 
ਜਾ - ਸੂਹੀ ੫, ਛੰਤ ੮, ੨ : ੬ (782) “ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ 
ਰੰਗੀ -- ।. ਵਰਣ ਦੇ, ਰੰਗਾਂ ਦੇ ਰੰਗਿ ਰੰਗੀਤਿ।” 
“ਰੰਗੀ ਚੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ - ਕਾਨ ੪, ੫, ੩ : ੧ (1296) 
ਜਿਨਿ ਉਪਾਈ।”_-- ਜਪੁ ੧, ੨੭ : ੧੯ (6) | ਰੰਗੀਨਾ -- ਰੰਗਿਆ ਗਿਆ 


ਖੇਲੈ ਬਹੁ ਚੰਗੀ ਜੀਉ।” [(ਅਨੇਕਾਂ) ਪ੍ਰਕਾਰ 
ਨਾਲ] ਰ੍ ` ਹਉ੪, ੬੮,੨:੧(174) 
'“ਸਰਬੀ ਚੰਗੀ ਰੂਪੀ ਤੂੰ 
ਨਦਰਿ ਕਰੇ ।” (ਰੰਗਾਂ ਵਿਚ) 
-- ਆਸਾਂ ੧, ੨੨, ੧੯ : ੨ (355) 
“ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ 
ਸਵਾਇਆ।” (ਰੰਗਾਂ ਦੇ) 
. ` - ਤੁਖਾ ੧, ਛੰਤ ੫, ੨.: ੪ (1112) 
2. ਰੰਗੀ ਹੋਈ 
“ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ 
ਕਰਤਾਰੀ ਰੇ ।”” 
- ਆਸਾ ੫, 
ਰੰਗੀਓ -- ਰੰਗੀਲਾ ਪ੍ਰੀਤਮ 
“ਜਉ ਗ੍ਰਿਹਿ ਲਾਲੁ ਰੰਗੀਓਂ ਆਇਆ ਤਉ ਮੈ ਸਭਿ 
ਸੁਖ ਪਾਏ।””- -- ਮਲਾ ੫, ੧, ੩ : ੨ (1266) 
ਰੰਗੀਆਂ -- ਰੰਗਿਆ ਹੋਇਆ 
“ਤਨੁ ਮਨੁ ਸੀਤਲੁ ਰੰਗਿ ਰੰਗੀਆ। ” 
- ਰਾਮ ੧, ਸਿਗੋ ੪੭ : ੪ (943) 
ਰੰਗੀਐ -- 1. ਰੰਗਿਆ ਜਾ ਸਕਦਾ ਰ 
“ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ 
_ਚੜਾਉ ।” 


੧੩੮, ੧ : ੨ (404) 


ਹੈ ਤਿਸੁ ਬਖਸੇ ਜਿਸੁ 











ਰੰਗਿ ਮਨੁ ਰੰਗੀਨਾ ਜੀਉ।” ਰ 
- ਮਾਂਝ ੫, ੨੧, ੩ : ੩ (100) 
ਰੰਗੀਲੜੇ -- ਰੰਗੇ ਹੰਗੇ ਹੋਏ ਰਹ 
ਪਿ 
- ਸੂਹੀ ੧, ਛੰਤ ੫, ੫ : ੬ (767) 
ਰੀ 1. ਪਿਆਰ ਕਰਨ ਵਾਲਾ 
ਆਸਰਾ।” ਜਾ 
ਵੇਂ (761) 


-- ਸੁਹੀ ੫, ਅਸ ੪, ੧" : 

ਹੋਰ ਰੁਪ -- ਰਗੀਲਾ -- 

ਵਰ 

`ਲਹੋਂ।” _-- ਸਾਰ ੫, ੩, ੧" : ੨ (1203) 
2. ਰੰਗੀਲਾ 

ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ 

ਮਥੰਨਿ।” -- ਮਾਝ ੫, ਬਾਰਾ ੪ : ੯.(134) 
ਰੰਗੀਲੇ -- ਰੰਗ ਵਾਲੇ, ਪਿਆਰ ਸਰੂਪ 
“ਲਾਲ ਗੋਪਾਲ ਦਇਆਲ ਰੰਗੀਲੇ।”” _ 

- ਮਾਝ ੫, ੧੬,੧: ੧499). 

ਹੋਰ ਰੁਪ -- ਰੰਗੀਲੈ -- ` 


ਮਨ ਧੀਰੇ।” (ਪਿਆਰ ਸਰੂਪ ਨਾਲ) 


1੧ ੧ 


ਰੰਗੁ _ 2024 ਰਗ੍ਹ 


ਰੰਗੁਲਾ -- ਚੋਜ ਕਰਨ ਵਾਲਾ, ਰੰਗੀਲਾ, ਖੁਸ਼ੀਆਂ 
`_ ਦੇਣ ਵਾਲਾ, ਅਨੰਦ ਦੇਣ ਵਾਲਾਂ 





-- ਸਾਰ ੧. ੧, ੨ : ੨ (1197) 
ਰੰਗ -- 1. 


੨ ਰੰਗ, ਵਰਣ, ਰੂਪ ੍ 
“ਲਾਲੁ ਗੁਲਾਲੁ ਗਹਬਰਾ ਸਚਾ ਫੰਗੁ ਚੜਾਉ। ” 

- ਸਿਰੀ ੧, ੧੨, ੧ : ੨ (18) 

“ਜਤਿਫਰ ਮਿਲਿਐ ਰਉ ਉਪਜ ਭੈ ਭਾਇ ਜਰ 

ਐਚ ਉ 

ਗਿ ਵਾਰ ੯ : ੨ (786) 

“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ 

_ਹੁਲਾ।”” _-- ਸਿਰੀ ੧, ੨੪, ੧" : ੧ (23) 

“ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ 

ਮਾਣੀ।”-- ਆਸਾ ੫, ੪੯, ੩ : ੨ ( 383) 

ਕੀਆਂ।” (ਪਿਆਰ ਦੇ ਚੋਜ) 

- ਮਲਾਂ ੫, ੨੩, ੧" 


3. ਪਿਆਰ, ਪ੍ਰੇਮ 


: ੧੯271) 


“ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ 


ਜਾਇ।” 
- ਸਿਰੀ ੫, ਅਸ ੨੬, ੫ : ੪ (70) 
“ਸੰਤਾ ਸੇਤੀ ਰੰਗੁ ਨ ਲਾਏ।” ੍ 
- ਮਾਝ ਪ, ੩੭, ੩ : ੧ (105) 
4. ਰੰਗ ਵਾਲਾ, ਪਿਆਰ ਸਰੂਪ, ਪ੍ਰੀਤਮ 
“ਹਰਿ ਫੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੂ 
ਪੂਰਾ ਅਲਖੁ ਲਖਾਹੀ ਜੀਉ।” 
ਰ੍ . - ਗਉ ੪, ੬੭, ੧ : ੨ (173) 
5. ਚੋਜ, ਤਮਾਸ਼ਾ 
“ਨੈਨਹੁ ਪੇਖੁ ਠਾਕੁਰ ਕਾ ਫੰਗੂ।” _ 
- ਗਉ ੫. ਸੁਖ ੧੪, ੨ : ੫ (21) | 
6. ਸਰੁਪ ਰ 
“ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ।” 
ਰਚ - ਤਿਲੰ 8, ਅਸ ੨, ੨੨ : ੧ (726) 
7. ਗਰੀਬ, ਰੰਕ, ਕੰਗਾਲ 
“ਰਾਣਾ ਰਾਉ ਨ ਕੋ ਰਤੈ ਚੰਗੁ ਨ ਤੁੰਗੁ ਫਕੀਰ।” 
- ਰਾਮ ੧, ਓਅੰ ੪੪ : ੧ (936) 
ਰੰਗੁਲ -- ਰੰਗੀ ਗਈ (ਪਿਆਰ ਵਿਚ) 
“ਜਬ ਕੀ ਉਪਜੀ ਤਬ ਕੀ ਤੈਸੀ ਚੰਗੁਲ ਭਈ ਮਨਿ 
ਭਾਈ।” -- ਸਾਰ ੧, ਅਸ ੧, ੫ : ੨ (1232) 





“ਆਪੇ ਬਹੁ ਬਿਧਿ ਫੰਗੁਲਾ ਸਖੀਏ ਮੇਰਾ ਲਾਲੂ।” 
- ਸਿਰੀ ੧, ੨੫, ੩ : ੧ (23) 
ਹੇਰ ਰੂਪ -- ਰੰਗੂਲੇ -- 
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ।” 
(ਪਿਆਰ ਵਾਲੇ, ਰੰਗੀਲੇ) 
- ਸਿਰੀ ੧, ੨੪, ੨ : ੧ (23) 
“ਨਾਨਕ ਨਾਮ ਰਤੇ ਸੇ ਫੰਗੁਲੇ ਗੁਰ ਕੈ ਸਹਜਿ 
ਸੁਭਾਇ।” (ਪਿਆਰ ਵਾਲੇ) 


-- ਸਿਰੀ ੪, ਵਾਰ ਦਸ, ੩, ੨ : ੫ (85) 


ਰੰਗੇ -- ।. ਰੰਗ ਦੇਂਦਾ ਹੈ (ਪ੍ਰੇਮ ਵਿਚ) 


“ਗੁਰ ਸਬਦੀ ਸਾਲਾਹੀਐ ਫੰਗੇ ਸਹਜਿ ਸੁਭਾਇ।” 
- ਸਿਰੀ ੩, ੪੯, ੨ : ੨ (32) 
2. ਪਿਆਰ ਨਾਲ 
. _ “ ਗਉ ੫, ਬਾਅ ੧੩ : ੪ (252) 
1444 
ਰੰਗੇ।” (ਚਾਉ ਨਾਲ) 
- ਆਸਾ ੫, ੧੦੪, ੪ : ੧ (397) 
3. ਰੰਗੇ ਹੋਏ 
“ਰੰਗੇ ਕਾ ਕਿਆ ਚੰਗੀਐ ਜੋ ਰਤੇ ਰੰਗੁ ਲਾਇ 
ਜੀਉ।” 


੨ ਲੂਹੀ'੧, ਅਸ 2, ੧੯੨੧ (751) 


ਰੰਗੇਤੜਾ -- ਰੰਗਿਆ ਹੋਇਆ, ਗੜੁਚ 


“ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ।” 
_- ਸੂਹੀ ੧, ਅਸ ੩, ੪: ੨ (752) 


`ਰੰਗੇਤੀ -- ਰੰਗੀ ਹੋਈ 


“ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ 
ਮਾਰੀ।” _-- ਧਨਾ ੧, ਛੰਤ ੩. ੩ : ੫ (689) 


ਰੰਗੋ -- ਰੰਗ ਲਵੋ 


"ਨਾਰਾਇਣ ਹਰਿ ਰੰਗ ਚੰਗੋ।” ___ 
ਰਸ ੧": ੧ (241) 


ਰੰਗ੍ਰੌੰ - ਰੰਗੇ ਜਾਓ 
“ਪਰਮ ਅਤੀਤੁ ਪਰਮੇਸੁਰ ਕੈ ਰੰਗ ਰੰਗ੍ਰੋਂ ਬਾਸਨਾ 


ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ।” 


- ਸਵੇ ੫, ਮਥੁ ੩ : ੨ (1408) 


ਰਘੁ 2025 


ਰਘੁ -- ਰਘੁਵੰਸ਼, ਰਘੁ ਕੁਲ ਦੇ ਲੋਕ, ਸੂਰਜਵੰਸ਼ੀ 
ਕੁਲ ਦਾ ਅਯੋਦਿਆ ਦਾ ਰਾਜਾ 
ਰਘੁ ਤੇਜੁ ਹਰਿਓ। ” 


- ਸਵ ੧,੪ : 2 (1329) 


ਰਘੁਨਾਥ -- ਅਖਰੀ ਅਰਥ ਰਘੁਵੰਸ਼ ਦੇ ਮੁਖੀ, 


ਭਾਵ ਪ੍ਰਭੂ, ਵਾਹਿਗੁਰੂ 
“ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ।” 
-- ਜੈਤ ਰਵਿ, ੧, ੬ : ੨ (70) 
ਰਘੁਪਤਿ -- ਅਖਰੀ ਅਰਥ 'ਰਘੁਵੰਸ਼` ਦਾ ਮਾਲਕ 
.__ (ਪਤੀ), ਭਾਵ ਪ੍ਰਭੂ, ਅਕਾਲ ਪੁਰਖ 
“ਭਜਿਓ ਨ ਰਘੁਪਤਿ ਰਾਜਾ। ” 
-- ਸੋਰ ਕਬ, ੩, ੧" : 
ਰਘੁਬੰਸਿ -- ਰਘੁ ਕੀ ਕੁਲ ਵਿਚ 
ਬੰਛਹਿ ਜਾ ਕੀ ਸਰਣੰ।” 
`__> ਸਵ ੪, ਗਯੰ ੨ : ੫ (1401) 
ਰਘੁਰਾਇਓ -- ਅਖਰੀ ਅਰਥ ਰਘੁਵੰਸ਼ ਦਾ ਰਾਜਾ 
ਭਾਵ ਵਾਹਿਗੁਰੂ 
“ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ 
ਰਘੁਰਾਇਓ। ” 
-- ਗਉ ੫, ੧੨੩“, ੧ : ੨ (205) 
ਹੋਰ ਰੁਪ -- ਰਘੁਰਾਇਆ -- 
“ਭੋਲੇ ਭਾਇ ਮਿਲੇ ਰਘੁਰਾਇਆ। ” (ਪ੍ਰਭੁ 
-- ਗਉ ਕਬ, ੬, ੪ : ਇਆ 
“ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ 
ਰਘੁਰਾਇਆ। ” (ਹੇ ਪ੍ਰਭੂ) 
-- ਭੈਰ ਕਬ, ੧੭, ੧: ੨ (1161) 


੨ (654) 


ਰਘੁਰਾਈ -- ਰ 
“ਏ ਬਾਰਿਕ ਕੈਸੇ ਜੀਵਹਿ ਰਘੁਰਾਈ। ” (ਹੇ 
੍ਰੰਭੂ) - ਗੂੰਜ ਕਬ, ੨, ੧ : ੨ (224) 
_ਰਘੁਵੰਸੁ -- ਜ਼ਘੁ ਵੰਸ਼ ਦਾ 
ਰ ਕਤ ਤੇ ਮਾਣ ਰਾਮੁ ਰੰਘੁਵੰਸੁ ਕਹਾਇਓ।” 
-- ਸਵ ੧, ੭ : ੨ (1390) 
ਰੰਛਣ-ਵਾਲਾ -- ਰੰਗ ਕਰਨ ਵਾਲਾ 
“ਰੰਬਣ-ਵਾਲਾ ਜੇ ਰੰੜੈ ਸਾਹਿਬੁ ਐਸਾ. ਰੰਗੁ ਨ 
ਡੀਠ।” 





>- 'ਤਿੱਠੋ ੧. ੩, 2 : 2 (722) 





ਰੰਭਣਿ =- ਰੰਗ ਵਾਲੀ ਮੱਟੀ 
"ਕਾਇਆ ਰੰਬਣਿ: ਜੇ ਥੀਐ ਪਿਆਰੇ ਪਾਈਐ 
ਨਾਉ ਮਜੀਠ। ” 
੍ -- ਤਿਲੰ ੧, ੩, ੨ : ੧ (722) 

ਰੰਡੂ - ।. ਰੰਗ, ਵਰਣ 
“ਹਰਿ ਨਾਮਾ ਹਰਿ ਰੰਡੂ ਹੈ ਹਰਿ ਰੰਡੂ_ਮਜੀਠੈ 


ਰੰਝੂ । ” -- ਸੂਹੀ ੪, ਤੱ! ੧ : ੧ (731) 


- ਸੂਹੀ ੪, ੩, ੪ : ੨ (732) 
ਰੰਡੈ -- ਰੰਗ ਚਾੜੇ 
“ਰੰਕਣ ਵਾਲਾ ਜੇ ਰੰਬੈ ਸਾਹਿਬੁ ਐਸਾ ਰੰਗੁ ਨ 
ਡੀਠ।” -.-- ਤਿਲ ੧, ੩, ੨ : ੨ (722) 
ਰੰਚ -- ਰਤਾ ਭਰ 
“ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ 
ਰੰਚ।” -- ਗਉ ੫, ਥਿਤੀ ੫ : ੭ (297) 
“ਜਪਸਿ ਨਿਰੰਜਨੁ ਰਚਸਿ ਮਨਾ।” 
-- ਗਉ ੧, ੧੫, ੩” : 
“ਨਾਨਕ ਬਿਰਲੇ ਪਾਈਅਹਿ ਜੋਨ ਰਚਹਿ 
ਪਰਪੰਚ।”” _ -- ਗਉ ੫, ਥਿਤੀ ੫: ੮ (297) 
ਹੋਰ ਰੂਪ -- ਰਚਹੁ -- 
“ਰੇ ਮਨ ਬਿਨੁ ਹਰਿ ਜਹ ਰਚਢਹੁ ਤਹ ਤਹ 
ਬੰਧਨ ਪਾਹਿ।” (ਜੁੜਦੇ ਹੋ) 
-- ਗਉਂ ੫, ਬਾਅ ੯ : ੧ (252) 
ਰੰਚਕ -- ਥੋੜੀ ਜਹੀ, ਰਤਾ ਕੁ 
ਪਾਇ।”” -- ਸੋਰ ੧, ਅਸ ੪, ੧੦ : ੧ (637) 


੧ (156) 


_ਰਚੰਤਿ -- ।. ਰਚ ਕੇ, ਬਣਾ ਕੇ 


- ਜੈਤ ੫, ਵਾਰ 2ਸ, ੫, ੧ : ੧ (706) 

2. ਖਚਿੰਤ ਹੋਣਾਂ, ਫਸ ਜਾਣਾ ਰ 

“ਰੰਚਿਤ ਮੂੜ ਅਗਿਆਨ ਅੰਧਹ ਨਾਨਕ ਸੁਖਨੰ 
ਮਨੋਰਥ ਮਾਇਆ।” 

-- ਜੈਤ ੫, ਵਾਰ' ਦਸ, ੫, ੧ : ੨ (707) 


ਰਚਨ 


“ਚਰਨ ਕਮਲ ਚਚੰਤਿ ਸੰਤਹ ਨਾਨਕ ਆਨ ਨ 
ਰੁਚਤੇ ।” 
- ਜੈਤ ੫, ਵਾਰ ੧੨ਸ, ੫, ੧ : ੩ (708) 
ਰਚਨ -- 1. ਰਚੇ/ਜੜੇ/ਖਚਿਤ ਰਹਿੰਦੇ ਹਨ 
“ਸਰਬ ਬਿਆਪੀ ਰਾਮ ਸੰਗਿ ਰਚਨ। ” 
-- ਗਉਂ ੫, ਸੁਖ ੨੩, ੪ : ੪ (294) 





-- ਗਾਥਾ ੫, ੨੪ : ੧ (1361) 
2. ਰਚਨਾ, ਸ੍ਰਿਸ਼ਟੀ 
“ਤਿਨ ਕੀ ਗਤਿ ਅਵਗਤਿ ਤੂੰ ਹੈ ਜਾਣਹਿ ਜਿਨਿ 
ਇਹ ਰਚਨ ਰਚਾਈ।” 
- ਆਸਾ ੩, ਛੰਤ ੭, ੯ : ੪ (441) 


ਪ੍ਰਭੁ 
“ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ 
ਬਿਬੇਕ।” _ -- ਗਉ ੫, ਥਿਤੀ ੫ : ੬ (297) 
ਰਚਨਾ =- ।. ਸ੍ਰਿਸ਼ਟੀ, ਕਿਰਤ _ 
“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ 
ਰਚਾਈ।” ____-- ਜਪੁ ੧, ੨੭ : ੧੮ (6) 
“ਬਾਬਾ ਮਾਇਆ ਰਚਨਾ ਧੋਹੁ।” (ਕਿਰਤ) 
ਦਾ ਸਿਰੀ ੧, ਬੱ 
“ਅਨਿਤ੍ੁ ਰਚਨਾ ਨਿਰਮੋਹਤੇ।” (ਸੰਸਾਰ) _ 


-- ਸੋਸ ੫, ੨੩ : ੫ (1356) | 


2. ਖਚਿਤ ਹੋਣਾ, ਲੀਨ ਹੋਣਾ, ਰੁਚਿਤ ਹੋਣਾ 
“ਜੋ ਤਜਿ ਛੋਡਨ ਤਿਸ ਸਿਉ ਮਨੁ ਰਚਨਾ। ” 
- ਗਉ ੫, ੯੮, ੧ : ੨ (185) 


“ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ 


33 


ਅਫਾਰਾ। 
-- ਸੈਰ ੫, ਅਸ ੩, 2 : ੧ (642) 
_ਰਚੰਨਿ`-- ਰੁਚਿਤ/ਲੀਣ ਰਹਿੰਦੇ ਹਨ 
“ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਫਚੰਨਿ।” 
- ਸਿਰੀ ੫, ਅਸ ੨੫, ੮ : ੩ (70) 
ਰਚਨੀ -- ਰਚਿਤ ਹੋਏ, ਜੁੜੇ 


2026 


3. ਲੀਨ ਹੋਣਾ ਹ - ਸੂਹੀ ਡ, ਵਾਰ ੧੮ : ੨ (791) 


:੧(15) 


ਰਚਾਇ 


ਰਚਨੁ -- ਰਚਨਾ, ਸ੍ਰਿਸ਼ਟੀ, ਪਰਪੰਚ 
ਰਚਾਇਆ। ” ਰ 
- ਗਉ ੫, ੧੬੩”, ੪ : ੧.(216) 
“ਜਿਨਿ ਹਰਿ ਤੇਰਾ ਰਚਲੂ ਰਚਿਆ ਸੋ ਹਰਿ ਮਨਿ 
ਨ ਵਸਾਇਆ। ” (ਰਚਨਾ, ਸਰੂਪ) 
੍ -- ਰਾਮ ੩, ਅਨੰ ੩੫ : ੩ (922). 
| ਰਚੰਲਿ = - ਰਚੇ ਰਹਿੰਦੇ ਹਨ, ਖਚਿਤ ਰਹਿੰਦੇ ਹਨ 
“ਜਿਨ੍ਹੀ ਅੰਮ੍ਰਿਤੁ ਭਰਮਿ ਲੁਟਾਇਆ, ਬਿਖੁ ਸਿਉ 
ਰਚਹਿ ਰਚੰਨ੍” __ 
- ਬਿਲਾ ੪, ਵਾਰ ੧੨ਸ, ੩, ੧ : ੪ (854) 
ਰਚਾ -- ।. ਰਚਿਆ ਹੋਇਆ, ਵਿਆਪਕ __ 
“ਸਭਨਾ ਕਾ ਸਾਹਿਬੁ ਏਕੁ ਹੈ ਗੁਰਸਬਦੀ ਫਚਾ।” 
_ - ਮਾਰੂ ੩, ਵਾਰ ੨੨ : ੪ (1094) 
2. ਖਚਿਜ, ਲੀਣ 
“ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ 
ਰਚਾ। ” -- ਮਾਰੂ ੫, ਵਾਰ ੧੫ : ੧ (1099) 
3. ਰਚਿਆ, ਸਿਰਜਿਆ 
ਬਿੰਬ ਜਗਤਿ ਜਗੁ ਰਚਾ। ” 
-- ਸਵ ੪, ਗਯੰ ੫ : ੨ (1402) 
ਰਚਾਇ -- ਰਚ ਕੇ, ਸਿਰਜ ਕੇ _ 
“ਆਪੇ ਰਚਨੁ ਰਚਾਇ ਆਪੇ ਹੀ ਪਾਲਿਆ।” 


-- ਗੁੂਜ ੫, ਵਾਰ ੧੯. : ੬ (523) 











ਰ -- ਗਉ ੫, ੧੨੩", ੪ : ੨ (205) 
ਨਾਗੇ ਆਵਣੂ ਜਾਵਣਿਆ।” (ਭਾਵ 
ਆਰੰਭਿਆ) 


-- ਆਸਾ ੫, ਛੰਤ ੪, ੩ : ੪ (455) 





-- ਮਾਰੂ ੫, ਵਾਰ ੪ : ੬ (1095) 


ਰਚਾਇਵਾ 








ਪਾਇਆ।” (ਸਿਰਜਿਆ) 


- ਗੂਜ ੩, ਵਾਰ ੨ : ੫ (509) 


- ਮਾਝ ੩, ਅਸ ੧੪, ੩ : ੧ (117). 


“ਉਦਮੁ ਕੀਆ ਕਰਾਇਆ ਆਰੰਭ 
_ਰਚਾਇਆ। ” (ਬੱਧਾ) 

- ਆਸਾ ੫, ੧੧੫, ੧: ੧ (399) 

“ਸਚੇ ਭਾਇ ਪਿਆਰੀ ਕੰਤਿ ਸਵਾਰੀ ਹਰਿ 

ਹਰਿ ਸਿਉ ਨੇਹੁ ਰਚਾਇਆ। ” (ਪਾਇਆ) 

-- ਵਡ ੩, ਛੰਤ ੧, ੧ : ੩ (567) 


ਰਚਾਇਦਾ -- ਰਚਦਾ, ਸਿਰਜਦਾ 


`_ ਰਚਾਇਦਾ। ” (ਰਚਦਾ) 
- ਮਾਰੁ ੧, ਸੋਲਾ ੧੬, ੧ : ੩ (1036) 
` ਪਨਿਰਵੈਰੈ ਨਾਲਿ ਵੈਰੁ ਫਚਾਇਢਾ ਅਪਣੈ ਘਰਿ 
ਲੁਕੀ ਲਾਇ।”” -- ਸਲੋ ੩, ੨੩ : ੨(1415) 
ਰਚਾਈ -- ਰਚੀ, ਸਿਰਜੀ _ 
“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ 
-_ ਰਚਾਈ। ” 
ਹੋਰ ਰੁਪ -- ਰਚਾਏ -- 
ਦਿ 
“ਅਨਦਿਨੁ ਦੁਖੀਆ ਦੂਜੈ ਭਾਇ ਰਚਾਏ । ” 
(ਲਗਿਆਂ) 
-- ਸਿਰੀ ੪, ਵਾਰ ੧੪ਸ, ੩, ੩ : ੫:੬ (8੧) 
“ਨਿਰਵੈਰੈ ਨਾਲਿ ਜਿ ਵੈਰ ਰਚਾਏ ਸਭੁ ਪਾਪੁ 
ਜਗਤੈ ਕਾ ਤਿਨਿ ਸਿਰਿ ਲਇਆ।” (ਰਚੇ) 


-- ਗਉ ੪, ਵਾਰ ੧੩ਸ, ੪, ੨ : ੪ (307) । 


ਰਚਾਹੀ -- ਰਚਦੇ ਹਨ, ਬਣਾਂਦੇ ਹਨ 
` “ਕਾਇਆ .ਰਤਿ ਬਹੁ ਰੂਪ ਰਚਾਹੀ। ” 
-- ਗਉ_ਕਬ, (ਵਿ ਸਰ ਹਨ 1 


_ਰਚਾਨਾ -- - ਰਚਿਆ, ਸਿਰਜਿਆ 


“ਪੰਚ ਤਤੁ ਕਾ ਰਚਨੁ ਚਚਾਨਾ।” 
- ਮਾਰੂ ੫, ਸੋਲਾ ੨, ੬: ੨ (1073) 


ਰਚਾਵਹਿ - _ਖਚਿਤ ਕਰਦਾ, ਲੀਨ ਕਰਦਾ, 


2027 
“ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ | 


- ਜਪੁ ੧, ੨2 : ੧੮ (6) 


ਲਾਉਂਦਾ 
“ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ 
ਨਾਉ ਜਪਾਵਣਿਆ। ” 

-- ਮਾਝ ੩, ਅਸ ੨੨, ੩ : ੩ (122) 


” | ਰਚਾਂਵੈ -- ਆਚੰਭੇ, ਰਚੇ, ਪਾਵੈ 


“ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ 
ਹਾਰੈ।? ___- ਸਾਰ ੫, ੬੮, ੧ : ੧ (1217) 


ਰਚਿ -- !. ਲੀਣ ਹੋਇਆ, ਖੁਭਾ ਹੋਇਆ, ਹੋਰ 


ਵੇਖੋ “ਰਚਿਓ” (2) 
“ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਂਸੈ 
_ਕੁਰਿ।” -- ਸਿਰੀ ੫, ੮੪, ੩ : ੨ (47) 
“ਜਾ ਸਿਉ ਰਢਿ ਰਹੇ' ਹਾਂ।” ` 
- ਆਸਾ ੫, ੧੬੩, ੧: ੧(411) 
ਹਾ ਸਾਜ ਕੇ, ਬਣਾ ਕੇ, ਹੋਰ ਵੇਖੋ 
“'ਰਚਿਓ” (1) ਰ੍ 
“ਜਨਿ ਚਚਿ ਰਚਿਆ ਤਿਸਹਿ ਨ ਜਾਣੈ ਮਨਿ 
ਭੀਤਰਿ ਧਰਿ ਗਿਆਨੁ।” . 
੍ -- ਸਿਰੀ ੧, ਪਹ ੧, ੨ : ੫(75) 
“ਜਿਹ ਸਿਰਿ ਚਚਿ _ਰਚਿ ਬਾਧਤ ਪਾਗ।” 
(ਸਿਰਜ_ਸਿਰਜ ਭਾਵ ਸਵਾਰ ਸਵਾਰ ਕੇ) 
` ਹਉਂ ਕਬ, ੩੫, ੧ : ੧ (330) 
3. ਲਗਾ; ਜੁੜਿਆ _ 
`ਤੇ ਰਚਿ ਚਹੈ ਨ ਬਾਹਰਿ ਜਾਇ।” 
- ਗਉ ੧, ਅਸ ੬, ੫ : ੧ (223) 


ਰਚਿਓ -- ।. ਸਿਰਜਿਆ 


“ਡੇ ਮਹਿ ਰਚਿਓ ਸਕੂ ਸੰਸਾਰਾ।” 
- ਗਉ ੫, ੧੩੨, ੧ : ੧ (192) 


- ਭੈਰ ਕਬ, ਅਸ ੧,੧:੧(1162) 

2. ਲੀਣ ਹੋਇਆ, ਖੁਭਿਆ ___ 

“ਪ੍ਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ 
ਨਹਿ ਕੀਨੀ।” 


- ਸੋਰ ੯, ੩, ੧" : ੨ (632) 


ਰਚਿਓਨੁ -- ਸਿਰਜਿਆ, ਖੜਾ ਕੀਤਾ 


“ਤੀ ਉਠਿ ਫਚਿਓਨੁ ਵਾਦੁ ਸੈ ਵਰ੍ਹਿਆ ਕੀ ਪਿੜ 
ਬਧੀ।” 
- ਮਾਝ ੧, ਵਾਰ ੧੭ਸ, ੧, ੧ : ੮ (146) 


ਰਚਿਆ -- ।. ਸਿਰਜਿਆ, ਖੜਾ ਕੀਤਾ 
“ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ 
ਬਾਦੁ।” - ਸਿਰੀ ੫, ੯੧, ੧ : ੨ (50) 
ਕਰਿ ਮਾਨੋ।” (ਬਣਾਇਆ) 
-- ਸੋਰ ੫, ੨੬, ੧ : ੨ (616) 
2. ਮਿਲਿਆ ਹੋਇਆ, ਸ਼ਾਮਲ ਹੋਇਆ 
“ਆਪੇ ਰਚਿਆ ਸਭ ਕੈ ਸਾਥਿ।” 
- ਗਉ ੫. ਸੁਖ ੧੨, ੭ : ੨ (279) 
3. ਲੀਣ ਹੋਇਆ, ਖੁਭਿਆ 
ਉਪਾਇਓ।” ਰ 
- ਦੇਵ ੫, ੧੫. ੧ : ੧ (531) 
ਰਚਿਤ.-- ।. ਰਚੀ ਹੋਈ, ਸਿਰਜੀ/ਥਣਾਈ ਹੋਈ 
''ਚਚਾ ਰਚਿਤ ਚਿਤ੍ਰ ਹੈ ਭਾਰੀ।” 
-- ਗਉਂ ਕਬ, ਸ਼ਾਅ ੧੨ : ੧ (340) 
2. ਲਗੇ ਹੋਏ, ਖੁਭੇ ਹੋਏ 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ 
ਮਹਾ ਸਾਗਰ ਹੋਹੇ।” 
.- ਸਾਰ ੫, ੧੩੯, ੧ : ੧ (1231) 
ਰਚੀ -- 1. ਬਣਾਈ, ਸਿਰਜੀ 
ਪ੍ਰਕਾਰ। ` _-- ਗਉ ੫, ਸੁਖ ੧੦ਸ : ੨ (275) 
2. ਲਗੀ ਰਹੀ, ਖਚਿਤ ਰਹੀ, ਲੀਣ ਰਹੀ 
“ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ 
ਲਾਗ ।  -- ਗਉ ਕਬ, ੬੪, ੩ : ੧ (337) 
ਰਚੀਆ -- ਖੁਭਿਆ ਹੋਇਆ ਹਾਂ, ਲੀਣ ਹਾਂ, 
ਜੁੜਿਆ ਹੋਇਆ ਹਾਂ 
“ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ।” 
- ਗਉਂ ੫, ੮੭,੩:੩(181) 
ਰਚੀਐ -- ਸਿਰਜੀ/ਬਣਾਈ ਹੈ 


ਰਚੀਐ। ”-- ਪੁਭਾ ੧, ਅਸ ੪, ੭ : ੧ (1344) 


ਰਚੁ -- 1. ਲਗ ਜਾ, ਜੁਟ ਜਾ, ਲੀਣ ਹੋ ਜਾ 
“ਮਨ ਮੇਰੇ ਰਚੁ ਰਾਮ ਕੈ ਸੰਗਿ। 
- ਗਉਂ ੫. ਅਸ ੬, ੪ : ੪ (238) 


2028 











2. ਰਚਨਾ, ਸ੍ਰਿਸ਼ਟੀ 
“ਮਿਲੈ ਗੁਰ ਸਾਚੇ ਜਿਨਿ ਚਚੁ ਰਾਚੇ ਕਿਰਤ 
ਵੀਚਾਰਿ ਪਤੀਣਾ।” 


-- ਰਾਮ ੧, ਅਸ ੮, ੪ : ੧ (907) 


ਰਚੇ -- ।. ਲੀਣ ਹੋਏ, ਜੁੜੇ, ਲਗੇ 


“ਰਸ ਗੀਧੇ ਹਰਿ ਸਿਉ ਬੀਧੇ ਭਗਤ ਚਚੇ ਭਗਵੰਤ।” 
- ਗਉਂ ੫, ਥਿਤੀ ੬ : ੪ (298) 
ਹੋਰ ਰੂਪ -- ਰਚੈ -- 
ਗੁਣ ਗਾਇ।” 
- ਸਿਰੀ ੩, ੪੦, ੧ : ੩ (29) 
2. ਸਿਰਜ ਲੈਣਾ 
ਰੰਗ।” 
- ਗਉ ੫, ਵਾਰ ੬ਸ, ੫, ੧ : ੨ (319) 
ਰਛਕ -- ਰਖਿਆ ਕਰਨ ਵਾਲਾ 
ਤੁਮ ਮਾਨੋ)” -- ਬਿਲਾ ੯, ੧, ੨ : ੨ (830) 
ਰਜ =- ।. ਧੂੜ, ਖਾਕ 
ਸਾਧ। ` (ਭਾਵ ਚਰਨ ਧੂੜ) 
ਰ - ਗੂਜ ੫, ਅਸ ੨, ੪ :੨ (508) 
2. ਰਜੋ, ਮਾਇਆ ਦੇ ਤਿੰਨਾਂ ਗੁਣਾਂ ਵਿਚੋਂ ਇਕ ਜੋ 
ਅਹੰਕਾਰ ਤੇ ਮੋਹ ਦਾ ਉਤੇਜਕ ਹੈ 
"ਰਜ ਤਮ ਸਤ ਕੱਲ ਤੇਰੀ ਛਾਇਆ।” 
- ਮਾਰੂ ੧, ਸੋਲਾ ੧੭, ੧੧ : ੧ (1038) 
3. ਪਰਾਗ 
"ਰਜ ਪੰਕਜ ਮਹਿ ਲੀਓ ਨਿਵਾਸ।” 
- ਭੈਰ ਕਬ, ਅਸ ੧, ੪ : ੨ (1162) 
"ਹਉਂ ਗੁਰੁ ਸਾਲਾਹਿ ਨ ਚਜਊ ਮੈ ਮੇਲੇ ਹਰਿ ਪ੍ਰਭੂ 


ਪਾਸਿ।” -- ਸਿਰੀ ੪, ੬੮, ੨ : ੩ (41) 
ਰਜਈ -- ਰਜਦੀ 
“ਜਿਹਵਾ ਸਾਲਾਹਿ ਨ ਫਜਈ ਹਰਿ ਪ੍ਰੀਤਮ ਚਿਤੁ 
ਲਾਇ।” 


- ਗਉ ੪, ਵਾਰ ੨੩ਸ, ੪, ੨ : ੩ (313) 
ਰਜਨਿ -- (ਸੰ. ਵਯਜਿ).ਰਾਤ 





“ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ 
ਜੰਗਾ।” (ਉਮਰ ਰੂਪੀ ਰਾਤ) 
ਰ੍ -- ਸਾਚ ੫, 8੦, ੧" : ੨ (1210) ` 
ਹੋਰ ਰੂਪ -- ਰਜਨੀ -- ਰ ਰ 
“ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ 
ਸਸਾਰ।-` (ਰਾਤ) 


-- ਗਉ ਰਵਿ, ਅਸ ੧, ੫ : ੧ (346) 
ਰਜਾ -- ।. ਰਜਾਂ, ਸੰਤੁਸ਼ਟ ਹੋਵਾਂ 
“ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ 
ਲਾਵਣਿਆ।” 
- ਮਾਝ ੩, ਅਸ ੮, ੨ : ੩ (113) 


2. ਰਜ ਗਿਆ, ਰਜਿਆ 


“ਗੁਰਮਤਿ ਨਾਮੁ ਧਿਆਈਐ ਸੁਖਿ ਚਜਾ ਜਾ | 


ਤੁਧੁ ਭਾਇਆ। ” 
-- ਮਾਝ ੧, ਵਾਰ ੨ : ੬ (139) 
“ਨਾ ਤਿਸੁ ਭੁਖ ਪਿਆਸ ਰਜਾ ਧਾਇਆ। ” 
(ਰਜਿਆ ਹੋਇਆ) 
-- ਮਲਾ ੧, ਵਾਰ ੨ : ੬ (1279) 
ਰਜਾਇ -- ।. (ਅ. ਰਜ਼ਾ) ਖੁਸ਼ੀ; ਪ੍ਰਸੰਨਤਾ; ਭਾਣੇ 
ਅਨੁਸਾਰ/ਮਰਜ਼ੀ ਨਾਲ ( ਦਰਪਣ) 
“ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ 
ਕਰੇ ਫਜਾਇਿ।” (ਖੁਸ਼ੀ/ਭਾਣੇ ਅਨੁਸਾਰ) 
(ਮਹਾਨ ਕੋਸ਼ ਤੇ ਨਿਰਣੈ ਇਥੇ ਅਰਥ 'ਰਜ਼ਾ 
ਰ ਵਾਲਾ ਕਰਦ ਰਨ? 
ਰ੍ -- ਸਿਰੀ ੩, ੩੮, ੩ : ੩ (28) 
ਵਰ ਕਿਹ ਸਚ ਤੀਜਾ ਸਿ ਜਜਾਇ 
(ਖੁਸ਼ੀ ਵਿਚ) 
-- ਸਿਰੀ ੧, ਅਸ ੯, ੬ : ੨ (59) 
ਰਜਾਇ।” (ਹੁਕਮ ਅਨੁਸਾਰ) 
- ਸਿਰੀ ੧, ਅਸ ੧੦, 2 : ੨ (59) 
“ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ 
ਕਿਰਪਾ ਕਰੇ ਰਜਾਇ। ” (ਭਾਣੇ ਅਨੁਸਾਰ) 
- ਵਡ ੪, ਵਾਰ ੧੪ਸ, ੩, ੨ : ੫ (591) 
2. ਹੁਕਮ , ਭਾਣਾ ੍ 
“ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ। ” 
-- ਸਿਰੀ ੩, ੬੦, ੧” : ੧ (37) 
“ਮਨ ਰੇ ਸਾਚੀ ਖਸਮ ਰਜਾਇ। ” 


2029 











-- ਸਿਰੀ ੧, ਅਸ ੧੪, ੧” : ੧ (62) 
“ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ।” 
(ਹੁਕਮ)-- ਵਡ ੩, ਅਸ ੧, ੮ : ੨ (565) 

3. ਰਜ਼ਾ ਦਾ ਮਾਲਕ 


“ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ 
ਬਲਿਰਾਮ ਜੀਉ।” 
-- ਸੁਹੀ ੧, ਛੰਤ ੧, ੩ : ੨ (763) 


ਰਜਾਇਆ -- ਰਜਾ ਦਿੱਤਾ, ਤ੍ਰਿਪਤ ਕਰ ਦਿੱਤਾ 
-- ਮਾਝ ੫, ੩੪, ੨ : ੨ (104) 
ਰਜਾਈ -- ।. ਰਜ਼ਾ ਵਾਲਾ, ਰਜ਼ਾ ਦਾ ਮਾਲਕ 
-- ਜਪੁ੧,੧:੬(1) 
“ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ।” (ਹੇ 
ਰਜ਼ਾ ਦੇ ਮਾਲਕ) 
-- ਮਾਝ ੫, ੨੦, ੧ : ੧ (100) 
$, ਰਜ਼ਾ ਵਿਚ, ਭਾਣੇ ਵਿਚ, ਹੁਕਮ ਵਿਚ 
“ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ 
ਰਜਾਈ। ” -- ਜਪੁ ੧, ੨੭ : ੨ (6) 
"ਸੇ ਧਨ ਖਸਮੈ ਚਲੈ ਰਜਾਈ। ” 
- ਸਿਰੀ ੪, ਵਾਰ ਦਸ, ੩, ੧ : ੩ (85) 
3. ਤ੍ਰਿਪਤ ਹੋਇਆ, ਅਨੰਦਿਤ (ਮਹਾਨ ਕੋਸ਼); 
ਹੁਕਮ ਮੰਨਣ ਵਾਲਾ (ਸ਼ਬਦਾਰਥ); ਹੈ ਰਜ਼ਾ ਦੇ 
ਮਾਲਕ ਪ੍ਰਭੂ! (ਦਰਪਣ) ਰਜ਼ਾ ਅਨੁਸਾਰ 
(ਨਿਰਣੈ) 
“ਜੈਸੇ ਸਚ ਮਹਿ ਰਹਉ ਰਜਾਈ।” 
-- ਬਿਲਾ ੧, ੧, ੧" : ੨ (795) 
ਰਜਾਏ -- ਰਜ਼ਾ ਅਨੁਸਾਰ, ਹੁਕਮ ਅਨੁਸਾਰ 
“ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ।” 
-- ਆਸਾ ੫, ੧੦੩, ੨ : ੨ (396) 
ਰਜਿ - ਰਜ ਕੇ, ਤ੍ਰਿਪਤ ਹੋ ਕੇ, 
-- ਮਾਝ ੧, ਵਾਰ ੨੭ : ੬ (150) 
“ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ 
ਕੋਇ।” `-- ਸਲੋ ੧, ੩੧ : ੧ (1412) 
ਰਜਿਆ -- ਤ੍ਰਿਪਤ ਹੋਇਆ 
“ਆਖਣੁ ਆਖਿ ਨ ਫਜਿਆ ਸੁਨਣਿ ਨ ਰਜੇ ਕੰਨ।” 





== ਮਾਝ ੧, ਵਾਰ ੧6੯ਸ, ੨, ੨ : ੧ (147) 


ਰਜੀ -- ਤ੍ਰਿਪਤ ਹੋਈ, ਰਜ ਗਈ 


ਅਘਾਇ।” 
`___ - ਸਿਰੀ ੪, ਵਾਰ ੧੬ਸ, ੫, ੧ : ੨ (321) 
ਰਜੀਆ -- ਤ੍ਰਿਪਤ ਹੋਈਆਂ 
“ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ।” 
-_- ਮਾਂਝ ੧, ਵਾਰ ੧੯ਸ, ੨, ੨ : 2 (147) 
ਰੰਜੀਐ =- ਖੁਸ਼ ਹੁੰਦਾ ਹੈ 
“ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ 
_ਰੰਜੀਐ। ” _-- ਜੈਤ ੫, ਵਾਰ ੧੦ : ੩ (708) 
ਰਜੇ - ਤ੍ਰਿਪਤ ਹੋਵੇ 
ਪੀਆਈ। ” -- ਸੋਰ ੧, ਅਸ ੧, ੩ : ੪ (634) 
“ਜਨੁ ਨਾਨਕੁ ਸਾਲਾਹਿ ਨ ਫਜੈ ਤੁਧੁ ਕਰਤੇ ਤੂ 
ਹਚਿ ਸੁਖਦਾਤਾ ਵਡਨੁ।” (ਰਜਦਾ, ਤ੍ਰਿਪਤ 
ਹੁੰਦਾ) _-- ਬਿਹਾ ੪, ਵਾਰ ੧੦ : ੫ (੨52) 
ਰਵਾਣਦਾ -- ਦੂਖ ਦਿੰਦਾ 


“ਪੈ ਕੋਇ ਨ ਕਿਸੈ ਰਵਾਣਦਾ। ” 
-- ਸਿਰੀ ੫, ਅਸ ੨੯, ੧੩ : ੨ (74) 
ਰਵਾਣਿ -- ਦੁਖ ਦੇ ਕੇ 


“ਅਨਾਥ ਰਵਾਣਿ ਉਦਰੁ ਲੇ ਪੋਖਹਿ ਮਾਇਆ 
ਗਈਆ ਹਾਟਿ।” 
-- ਸਾਰ ੫, ੧੦੫, ੧ : ੧ (1224) 
ਰੰਵਾਣੀ -- (ਛਾ, ਰੰਜ) ਦੁਖੀ 
“ਹਉ ਦੋਹਾਗਣਿ ਖਰੀ ਰੰਵਾਣੀ।” 
ਰ੍ - ਮਾਰੂ ੧, ੫, ੨ : ੧ (990) 
ਹੋਰ ਰੂਪ -- ਰੰਵਾਣੈ -- 
“ਤਉ ਕੜੀਐ ਜੇ ਭੂਲਿ ਰੰਵਾਣੈ । ” (ਦੁੱਖ ਦੇਵੇ) 
- ਭੈਰ ੫, ੧੮, ੩ : ੨ (1140) 
ਰਟਿਆ -- ਰਤਿਆ, ਰੰਗਿਆ ਹੋਇਆ __ 
“ਕਰਤੇ ਪਾਪ ਅਨੇਕ ਮਾਇਆ ਰੰਗ ਫਟਿਆ। ” 
-- ਜੈਤ ੫, ਛੰਤ ੩, ੧ : ੨ (705) 
ਰਡ -- ਭਟ (ਸ਼ਬਦਾਰਥ); ਧੁਨੀ, ਸ਼ਬਦ 
(ਮਹਾਨਕੋਸ਼) ਉਸਤਤੀ ਦਾ ਇਕ ਛੰਦ 
(ਨਿਰਣੈ, ਦਰਪਣ) ਜਾ 


“ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ।” 
- ਸਲੋ ਫਰ, ੪੫ : ੧ (1380) 
ਰੰਡ -- ਰੰਡੀ, ਵਿਧਵਾ 
“ਸਾਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ 
ਸਮਾਇ।” -- ਸਿਰੀ ੧, ਅਸ ੨, ੪ : ੧ (54) 
"ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ 
ਭਾਇ।” (ਭਾਵ ਪ੍ਰਭੂ ਤੋਂ ਵਿਛੜੀ) 

- ਸੂਹੀ ਛੇ, ਵਾਰ ੩ਸ, ੩, ੨ : ੨ (786) 
ਰੰਡੀਆ -- 'ਰੰਡ` ਦਾ ਬਹੁਵਚਨ, ਵਿਭਚਾਰਨਾਂ 
“ਚੋਰਾ ਜਾਗ ਰੰਡੀਆ ਕੁਟਣੀਆ ਦੀਬਾਣੁ।” 

- ਸੂਹੀ ੩, ਵਾਰ ੧੪ਸ, ੧, ੧ : ੧ (790) 
ਰਣ -- ਜੰਗ, ਜੁੱਧ ਰ 

“ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ।” 
-- ਗਉ ੫, ਬਾਅ ੩੧ : ੧ (256) 
ਰਣਝੁੰਝਨੜਾ -- ਮਿੱਠੀ ਰਸਦਾਇਕ ਆਵਾਜ਼ ਵਿਚ 
“ਰਣਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ।” 
`- ਰਾਮ ੫, ਛੰਤ ੫, ੧ : ੨ (927) 
ਰਣਿ - ਜੰਗ ਵਿਚ, ਰਣ ਭੂਮੀ ਵਿਚ 
“ਰਣਿ ਦਰਗਹਿ ਤਉ ਸੀਝਹਿ ਭਾਈ।” 
ਰ੍ - ਗਉ ੫, ਬਾਅ ੪੪ : ੩ (259) 
ਰਣੂ -- ਘੋਲ, ਜੁੱਧ ਰ 
“ਸਾਧਸੰਗੇ ਨਾਮ ਰੰਗੇ ਰਣੂ ਜੀਤਿ ਵਡਾ ਅਖਾੜਾ।” 
- ਆਸਾ ੫, ਛੰਤ, ੧੨, ੪ : ੫ (461) 
ਰਤ -- ।. ਪ੍ਰੇਮੀ ਕੀ ਰ 
"ਹਉ ਹਉ ਕਰਤੇ ਕਰਮ ਰਭ ਤਾ ਕੋ ਭਾਰੂ 
_ ਅਫਾਰ।” (ਭਾਵ ਕਰਮ-ਕਾਂਡੀ) ਰ 
-- ਗਉ ੫, ਬਾਅ ੯ : ੩ (252) 
`2. ਪਿਆਰ, ਪ੍ਰੇਮ 





- ਮਾਰੂ ੧, ਅਸ ੭, ੫ : ੨ (1013) 
3. ਰਤੀ ਹੋਈ, ਲਗਾ ਹੋਇਆ 
“ਜੈਸੀ ਪਰਪੁਰਖਾ ਰਤ ਨਾਰੀ। ” ਰ 
- ਭੈਰ ਨਾਮ, ੭, ੨ : ੧ (1164). 
ਝਾਰ। `-- ਸਾਰ ੫, ੧੨੯, ੨ : ੧ (1229) 
4. ਲੋਗਨ 


_ਰਤੰ 20 


। ੪ 








`ਢਾਲਣ।” __-- ਸਵ ੨, ੫ : ੪ (1391) 
ਰਤੰ -- 1. ਜੁੜਨਾ ਰ 

ਕ੍ਰਿਤਿਆ।” -- ਸਸ ੫, ੮ : ੧ (1354) 

2. ਪੀਤੀ ਰ੍ 


“ਆਤਮ ਰਤੰ ਸੰਸਾਰ ਗਹੰਤੇ ਨਰ ਨਾਨਕ 
ਨਿਹਫਲਹ । ” -- ਸਸ ੫, ੬੫ : ੨ (1360) 
ਰਤਉ -- ਜੁੜਕੇ, ਰਚ ਕੇ 
“ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ 
_ ਮੇਰੀ ਮਾਈ।” ਰ੍ 
- ਸੋਰ ੧, ਅਸ ੧, ੧": ੧ (634) 
ਰਤਕ -- ਰਖੀ, ਤੋਲ ਦੀ ਇਕ ਇਕਾਈ _ 
_ “ਤੋਲਾ ਮਾਂਸਾ ਰਤਕ ਪਾਇ।” 
- ਸਾਰ ੪, ਵਾਰ ੬ਸ, ੧, ੧: ੭-(1239) 
ਰਤਨ -- ।. ਅਮੋਲਕ ਵਸਤੂ, ਅਮੋਲਕ __ 


“ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ 


`ਗੁਰ ਕੀ ਸਿਖ ਸੁਣੀ।” (ਅਮੋਲਕ ਗੁਣ) 
-- ਜਪੁ ੧, ੬ : ੩ (2) 
“ਤਿਤੁਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ 
ਰਿਦੈ ਨਿਹਾਲ।” (ਅਮੋਲਕ ਬੋਲ) 
- ਮਾਝ ੧, ਵਾਰ ੨੦ਸ, ੧, 2 ? 2 (147) 
ਬੁਝਾਈ ਰਾਮ।” (ਅਮੋਲਕ ਨਾਮ ਪਦਾਰਥ) 
-- ਵਡੇ ਤੇ, ਛੰਤ ੪, ੧: ੧ (569) 
?. ਪੋਰਾਤਿਕ ਕਥਾਂ ਅਨੁਸਾਰ ਦੇਵਤਿਆਂ ਦੇ ਸਮੁੰਦਰ 
ਆਦਿ ਚੌਦਾਂ ਰਤਨ, ਅਥਵਾ ਵਡਮੁੱਲੇ ਪਦਾਰਥ । 
“ਗਾਵਨਿ ਜਤਨ ਉਪਾਏ ਤੇਰੇ ਅਨਸਠਿ ਤੀਰਥ 
ਨਾਲੇ।” << ਜਪ ਕੇ. 25 $ ੧੨ (6) 
3. ਕੀਮਤੀ ਪੱਥਰ 
` ਰੜਨ ਪਦਾਰਥ ਮਾਠਕਾ ਸੁਇਨਾ ਰੁਪਾ ਖਾਕੁ” 


-- ਸਿਰੀ ੫, ੮੪, ੨ : ੧ (47) ਹ 


“ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ 
ਜੜੀਆਹ। ” 
-- ਮਾਝ ੫, ਬਾਅ ੧੦ : ੭ (135) 
ਰਤਨ -- ਅਮੋਲਕ ਭਾਵ ਸੁੰਦਰ, ਮਿਠੇ 


“ਸੁਖੇਣ ਬੈਣ ਰਤਨੰ ਕਸੁੰਭ ਰੰਗਣਭ । ” 
ਰ੍ -- ਗਾਥਾ ੫, ੨੪ : ੧ (1361) 
“ਚਬਣ ਚਲਣ ਚੜੰਨ ਸੇ ਸੁਣੀਅਰ ਬਹਿ ਗਏ।” 
-- ਸਲੋ ਫਰ, ੭੭ : ੧ (1381) 
ਰਤਨਾ -- ।. ਹੀਰਿਆਂ 
“ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਿ 
ਵਾਸੁ ਤਨਿ ਸਾਸੁ।” ਰ 
- ਸਿਰੀ ੧, ੮, ੧ : ੧ (17) 
2. ਮੁਲਵਾਨ ਵਸਤੂਆਂ 
“ਪੁੰਨ ਦਾਨ ਹੋਮੇ ਬਹੁ ਰਤਨਾ।” 
-- ਗਉ ੫. ਸੁਖ ੩, ੧ : ੬ (265) 
“ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ 
-ਰਾਮ।”? 
- ਆਸਾ ੪, ਛੰਤ ਦ, ੪ : ੧੧442) 
3. ਰਤਨਾਂ ਦੀ 
` ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ।” 
-- ਗਉ ੫, ਵਾਰ ੪ : ੩ (319) 
4. ਭਾਵ ਅਖਾਂ 
- ਸੂਹੀ ੩, ਵਾਰ ੧੦ਸ, ੧, ੨ : ੧ (788) 
5. ਭਾਵ ਸੁਭ ਬਚਨ 
“ਮਨੁ ਮਾਣਕੁ ਰਤਨਾ ਮਹਿ ਗਹੈ। ” 
-- ਰਾਮ ਬੇਣੀ, ੧, ੮ : ੪ (974) 


ਰਤੰਨਾ -- ।. ਰਤਿਆ (ਰੰਗਿਆ) ਗਿਆ 


“ਜਨ ਨਾਨਕ ਪ੍ਰੇਮਿ ਰਤੰਨਾ। ” 

ਰ _ - ਗਉ ੪, ੬੫, ੪ : ੪ (173) 
2. ਰਤਨ, ਕੀਮਤੀ ਪੱਥਰ 

“ਜੜਿ ਹਰਿ ਹਰਿ ਨਾਮੁ ਰਤੰਨਾ ਰਾਮ।” 
- ਵਡ ੪, ਘੜੀ ੨, ੨ : ੨ (576) 
(ਸੰ. ਚਰਗਜ₹) ਰਤਨ ਪੈਦਾ ਕਰਨ 
ਵਾਲਾ, ਰਤਨਾਂ ਦੀ.ਖਾਣ (ਭੰਡਾਰ) 
“ਹਰਿ ਹਰਿ ਨਾਮੁ ਸਿਮਰਿ ਰਤਨਾਗਰ। '” (ਭਾਵ 
ਅਮੋਲਿਕ ਗੁਣਾਂ ਦਾ ਸੋਮਾ) 

-.ਸੂਹੀ.੫, ੩੪, ੧ : ੨ (744) 

ਹੋਰ ਰੁਪ -- ਰਤਨਾਗਰਾ -- 

_“ਗੁਣਹ ਸੁਖਸਾਗਰਾ ਬ੍ਰਹਮ ਰਤਲਾਗਰਾ ਭਗਤਿ 


ਰਤਨਾਗਰ -- 


ਵਛਲੁ ਨਾਨਕ ਗਾਇਓ। ” (ਹੇ ਰਤਨਾਂ ਦੀ 
ਖਾਣ, ਭੰਡਾਰ) 
-- ਧਨਾ ੫, ੫੩, ੨ : ੨ (683) 
ਰਤਨਾਗਰੁ -- 
“ਗੁਰੁ .ਬੋਹਿਬੁ ਤਾਰੇ ਰਤਨਾਗਰੁ। (ਰਤਨਾ 
`ਦੀ ਖਾਣ)-- ਆਸਾ ੫. ੨੬. ੨ : ੨ (377) 
ਰਤਨਾਂਰ ਜੀ < 
“ਤੂੰ ਸਾਗਰੇ ਰਤਨਾਗਰੋ। ” (ਰਤਨਾਂ ਦਾ ਭੰਡਾਰ) 
- ਸੂਹੀ ੫, ਛੰਤ ੪, ੧ : ੨ (779) 
ਚਤਨਾਗੀ -- ਰਤਨਾ (ਗੁਣਾਂ ) ਦਾ ਭੰਡਾਰ (ਕਾਣ) 
ਪੂਰਨੇ ਰਤਨਾਗੀ।” ਰ 
-- ਕਾਨ ੫, ੧੮, ੨ : ੧ (1301) 
ਰਤਨਿ -- ਰਤਨ ਦੀ, ਅਮੋਲਕ ਵਸਤ ਦੀ 
“ਗਿਆਂਨ ਰਤਨਿ ਸਭ ਸੋਝੀ ਹੋਇ।” 


-= ਆਸਾ ੩. ੪੯, ੧” : ੧ (364) 





“ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ | 


ਹਰਿ ਦੂਰੇ।” (ਰਤਨਾਂ ਦੇ) 

- ਵਡ ੪, ਛੰਤ ੩, ੩ : ੪ (574) 
ਗਿਆਨ ਚਤਨਿ ਮਨੁ ਮਾਜੀਐ ਬਹੁੜਿ ਨ ਮੈਲਾ 
ਹੋਇ।” (ਰਤਨ ਨਾਲ) ਰ 

₹< ਆਰੇ ੧੦, ੪ : ੨ (992) 

“ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ 
ਪਰਗਟੁ ਹੋਇ।” (ਰਤਨ ਦੁਆਰਾ) 

_ - ਪ੍ਰਭਾ ੩, ਅਸ ੧, ੨ : ੧ (1346) 


ਰਤਨੀ -- ।. ਰਤਨਾਂ ਨਾਲ __ 
"ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ।” 
-- ਸਿਰੀ ੧, ੧, ੧: ੧ (14) 


2. ਰਤਨਾ ਦਾ ਪਾਰਖੂ __ 

“ਰਤਨਾ ਕੇਰੀ ਗੁਥਲੀ ਚਤਨੀ ਖੋਲੀ ਆਇ। ” 
ਰ੍ `-- ਰਾਮ ੩, ਵਾਰ ੧੫ਸ, ੨, ੨ : ੧ (954) 
ਰਤਨੁ -- ਵਡਮੁੱਲੀ ਵਸਤ, ਹੀਰਾ 

"ਜਿਸ ,ਨੋ ਕਿਰਪਾ ਕਰਹਿ ਤਿਨਿ ਨਾਮ ਰਤਨੁ 

ਪਾਇਆ। ”-- ਆਸਾ ੪, ਸੋਪੁ, ੨. ੧ : ੨ (।। 

“ਤਿਸਹਿ ਪਰਾਪਤਿਂ ਵਭਨੁ ਹੋਇਂ ਜਿਸ਼ ਮਸਤਕਿ 

ਹੋਵੈ ਭਾਗੁ।” (ਭਾਵ ਨਾਮ) 

- ਸਿਰੀ ੫, ੭੮, ੩.: ੩ (45) | 














“ਜਿਨਿ ਕੀਤਾ ਮਾਟੀ ਤੇ ਰਤਨੁ।” (ਭਾਵ ਸਰੀਰ) 

- ਗਉਂ ੫, ੭੫, ੧ : ੧ (177) 

ਰਤੰਨੁ -- ਅਮੋਲਕ ਵਸਤ, ਹੀਰਾ 

“ਸਤਿਗੁਰ ਵਚਨੁ ਰਝੰਨੁ ਹੈ ਜੋ ਮੰਨੇ ਸੁ ਹਰਿ ਰਸੁ 
-ਪਾਇ।” -- ਸਿਰੀ ੪, ੬੯, ੨ : ੨ (41) 
ਰਤਵਾਈ -- ਰਤ ਵਰਗੇ ਲਾਲ 

“ਨਿਰਖਤ -ਨੈਨ ਰਹੇ ਰਤਵਾਈ। ” 

-- ਗਉ ਕਬ, ਬਾਅ ੨੬ : ੨ (341) 

ਰਤੜਾ -- ਰੰਗਿਆ ਹੋਇਆ 

ਹਰਿ ਰੰਗਿ ਰਤਿ।” 

- ਸਿਰੀ ੪, ਵਣ ੧, ੫ : ੫ (82) 
ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ 
ਰਤੜਾ ਨਾਰਾਇਣਾ।” (ਰੰਗਿਆ ਹੋਇਆ) 

-- ਸਿਰੀ ਭ੍ਰਿਲੋ, ੨, ੫ : ੧ (92). 
ਹੋਰ ਰੂਪ -- ਰਤੜੀਆਹ -- 

“ਨਾਨਕ ਨਾਹੁ ਨ ਵੀਛੁੜੈ ਤਿਨ ਸਚੈ 
ਰਤੜੀਆਹ। ” (ਰਤਿਆਂ ਹੋਇਆ ਦੇ) 
- ਮਾਰੂ ੧, ਅਸ ੯, ੮ : ੨ (1015) 
ਰਤੜੀਏ -- 
“ਅਨਦਿਨੁ ਰਤੜੀਏ ਸਹਜਿ ਮਿਲੀਜੈ। ” (ਰਤੀ 
ਰਹਿਣ ਵਾਲੀਏ) 

- ਤੁਖਾ ੧, ਛੰਤ ੪, ੪ : ੨ (1112) 

ਹਦ 
ਸਮਾਲਿ।” (ਰਤੇ ਹੋਏ) 
- ਗਉ ੪. ਕਰ ੨, ੯ : ੧ (235) 
“ਜਿਨ ਕੇ ਚੋਲੇ ਫੜੜੇ ਪਿਆਰੇ ਕੰਤੁ ਤੁ ਤਿਨਾ ਕੈ 
_ ਪਾਸਿ।” (ਰੰਗੇ ਹੋਏ) 
- ਤਿਲੰ ੧, ੩, ੩ : ੧ (722) 
ਰਤਾ -- ।. ਗੁੜਾ ਲਾਲ 
ਰਾ ਪੈਨਣ ਮਨੁ ਰਤਾ ਸਪੇਦੀ ਸਤੁ ਦਾਨੁ।” 
--' ਸਿਰੀ ੧, ੭, ੨ : ੧(16) 
(ਦੂਜੇ `ਰਤਾ` ਦਾ ਅਰਥ “ਰੰਗਿਆ ਗਿਆ” ਹੈ) 
“ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ।” 
- ਮਾਝ ੧, ਵਾਰ ੪ਸ, ੧, ੧: ੪ (139). 


_ 2. ਰੰਗਿਆ ਹੋਇਆ 


ਰਤਿ 


2033 





_“ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ 
- ਸਿਰੀ ੧, ੨੫, ੧" 
3. ਮਸਤ ਹੋਇਆ, ਮਗਨ ਹੋਇਆ 
“ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ।” 
-- ਸਿਰੀ ੫, ੭੧ : ੧ (42) 
“ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ 
ਆਈ।” (ਰਚਿਆ ਹੋਇਆ) ਰ 
`__-- ਸੋਰ ੧, ੩, ੨ : ੩ (596) 
1. ਪ੍ਰੀਤ, ਪ੍ਰੇਮ 
ਪਿਸ ਨਾਨਕ ਨਾਮੁ ਧਿਆਇਆ ਰੰਗਿ ਰਤੜਾ 
ਹਰਿ ਰੰਗਿ ਰਕਿ।” 
-- ਸਿਰੀ ੪, ਵਣ, ੧, ੫ : ੪ (82) 
“ਮਨ ਚੜਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ 
_ ਦਦਿਆਲਾ।” 
- ਸਾਰ ੧, ਅਸ ੨. ੩ : ੨ (1233) 





2. ਰਤੇ ਹੋਏ 
“ਜਉ ਧੈ ਰਾਮ ਨਾਮ ਫਤਿ ਨਾਹੀ।” 
- ਗਉ ਕਬ, ੫, ੧“ : ੧ (324) 
. ਲੰਗ ਕੇ 
ਏਕ ਲੁਮਤਿ ਫਭਿ ਜਾਨੇ ਮਾਨ ਪਭ ਦੂਸਰ 
ਮਨਹਿ ਨ ਆਨਾਨਾ।” ਰ੍ 
ਰ੍ __ - ਗਉ ਕਬ, ੭੪, ੨ : ੧ (339) 
ਰਤਿਅੜੇ -- ਲਗੇ ਹੋਏ 
“ਪਿਰ ਰਤਿਅੜੇ ਮੈਡੇ ਲੋਇਣ ਮੇਰੇ ਰੇ ਪਿਆਰੇ ਚਾਤ੍ਰਿਕ 
ਬੂੰਦ ਜਿਵੈ।” 
` -- ਆਸਾ ੪, ਛੰਤ ੨੧, ੩ : ੧ (452) 
ਰਤਿਆ -- ।. ਰੰਗੇ ਜਾਣ ਨਾਲ, ਮਸਤ ਹੋਣ ਨਾਲ 
“ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ 
- ਤਿਨਾਹ।” 
“ਨਾਨਕ ਨਾਮੇ ਰਤਿਆ ਨਾਮੇ ਪਲੈ ਪਾਇ। ” 
-- ਸੋਰ ੪, ਵਾਰ ੨੭ਸ, ੪, ੧ : ੫ (653) 
2. ਰਤੇ ਹੋਣ ਨਾਲ, ਪ੍ਰੇਮ ਕਰਨ ਨਾਲ਼ _ . 
“ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ।” 
ਰ੍ - ਸਿਰੀ ੫, ੭੯, ੩ : ੩ (45) 
ਠਾਉ।” 


(0 








- ਸਿਰੀ ੧, ੨੩, ੪ : ੨ (23)1 





- ਗੂਜ ੫, ਵਾਰ ੧ਸ, ੫, ੧ : ੩ (517), 
"ਨਾਨਕ ਨਾਮਿ ਰਤਿਆ ਬਲਿ ਜਾਉ” 
- ਸੋਰ ੪, ਵਾਰ ੯ਸ, ੩, ੨ : ੬ (646) 
4. ਮਿਲਿਆ ਹੋਇਆ 
“ਆਪੇ ਕੀਤੋ ਰਚਨੁ ਆਪੇ ਹੀ ਰਤਿਆ।” 
- ਰਾਮ ੫, ਵਾਰ ੨੨ : ੧ (966) 
ਰਤੀ -- ।. ਰਤੀ ਹੋਈ, ਜੁੜੀ ਹੋਈ 
ਰਗ 
ਰਾਸਿ।” _-- ਸਿਰੀ ੧, ਅਸ ੨, ੨ : ੩ (54) 
(ਦੂਸਰੇ “ਰਤੀ” ਦਾ ਅਰਥ 'ਲਗੀ ਹੋਈ”) 
2. ਲਗੀ ਹੋਈ __ ਰ੍ 
ਰਿਹ ਨ ਚੀ ਚ ਜਿਲ 
-- ਸਿਰੀ ੧, ਅਸ ੫, ੩ : ੨ (56) 
3. ਤੋਲ ਦੀ ਇਕ ਇਕਾਈ __ 
“ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ 
ਕਟਾਇ। ” 
-- ਸਿਰੀ ੧. ਅਸ ੧੪, ੨ : ੧ (62) 
4. ਥੋੜਾ ਜਿਹਾ ਵੀ, ਰਤਾ ਵੀ, ਜ਼ਰਾ ਵੀ __ 
“ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ 
ਮਿਤ੍ਰਾ ਅਵਗਣ ਖੜਸਨਿ ਬੰਨਿ।” 
- ਆਸਾ ੧, ਪਹ'੨, ੫ : ੨ (76) 
"ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ।” 
_ - ਆਸਾਂ ੧, ੩੨, ੧" : ੨ (358) 
“ਰੋਗ ਬੰਧ ਰਹਨੁ ਫੜੀ ਨ ਪਾਵੈ।” (ਜ਼ਰਾ ਭੀ) 
_ - ਭੈਰ ੫, ੨੦,੩:੩(1141) 
5. ਲਾਲ ਰੰਗ ਦੀ 
ਮੁਖਿ ਭਾਗਾ ਰਤੀ ਚਾਰੇ।” (ਭਾਗਾਂ ਕਰਕੇ 
ਲਾਲ ਤੇ ਸੁੰਦਰ) ਰ 
- ਆਸਾ ੪, ਛੰਤ ੧੨, ੨ : ੪ (446) 
ਸਾਰਿ।” (ਲਾਲ ਹੋਈ) ਰ 
- ਸੂਹੀ ੩, ਵਾਰ ਪਸ, ੩, ੧ : ੪ (787). 
6੮. ਰੰਗੀ ਹੋਈ 
"ਅਪਨੇ ਪ੍ਰੀਤਮ ਕੈ ਰੰਗਿ ਰਤੀ।” 
- ਸੂਹੀ ੫, ੧੦, ੧" 
7 ਪਿਆਰ ਕਰਨ ਨਾਲ 


“3 
<14 


: ੨ (739) 


ਰਤੀਅਹੁ 





੩ 


2034 ਰਨ 





“ਗੁਣ ਕੀ ਮਾਰੀ ਹਉਂ ਮੁਈ ਸਬਦਿ ਰਤੀ ਮਨਿ 

ਚੋਟ।” -- ਰਾਮ ੧, ਓਅੰ ੪੩ : ੮ (936) 
ਰਤੀਅਹੁ -- ਥੋੜਾ, ਜ਼ਰਾ 

“ਪੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ 

ਕਢਾਵਣਿਆ। ” 

-- ਮਾਝ ੩, ਅਸ ੨੯. ੫ : ੩ (127) 

ਰਤੀਆ -- ਜੁੜੀਆਂ ਹੋਈਆਂ, ਪਿਆਰ ਕਰਦੀਆਂ 

ਜਾਇ।” - ਸਿਰੀ ੩, ੬੧, ੨ : ੩ (38) 


“ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ 


ਸਮਾਏ। (ਮਸਤ, ਮਗਨ) 
- ਵਡ ੩, ਅਲਾ ੪, ੩ : ੪ (585) 
ਰਤੁ - (ਸੰ. ਕਰਜ਼) ।. ਲਹੂ 
“ਜੇ ਫਝੁ ਲਗੈ ਕਪੜੇ ਜਾਮਾ ਹੋਇ ਪਲੀਤੁ। ” 
-- ਮਾਝ ੧, ਵਾਰ ੬ਸ, ੧, ੧ : ੧ (140) 
2. ਰਤਾ ਹੋਇਆ, ਮਸਤ, ਮਗਨ 
“ਨਾਮ ਰਤੁ ਜੋ ਭਗਤੁ ਪਰਵਾਨੁ । ” 
` -- ਗਉਂ ੫, ੧੧੮, ੨ : ੨ (189) 
“ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ 


ਬਿਦਾਰਨ।` (ਪ੍ਰੀਤਵਾਨ) 
- ਬਿਲਾ ੫, ੮੩, ੧ :੨ (820) 
3. ਲਗਿਆ ਹੋਇਆ ___ 
“ਪੂਜਾ ਅਰਚਾ ਬੰਦਨ ਡੰਡਉਤ ਖਟ ਕਰਮਾ ਰਤੁ . 
ਰਹਤਾ । '' 
-- ਸੋਰ ੫, ਅਸ ੩, ੫ : ੧ (642) 
4. ਪ੍ਰੇਮ 
“ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ 
ਦੁਖੁ ਪਾਇਆ।” 


-- ਮਲਾਂ ੧, ਤੇ, ੧ : ੨ (1255) 

ਰਤੇ -- 1. ਰੰਗੇ ਹੋਏ, ਮਸਤ, ਮਗਨ, ਰਚੇ ਹੋਏ 

“ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ 

ਭਗਤ ਰਸਾਲੇ।”” _ -- ਜਪੁ ੧, ੨੭ : ੧੫ (6) 
2. ਪਿਆਰ ਕਰਨ ਨਾਲ 


ਹੋਇ ।” (ਰੰਗੇ ਜਾਣ ਨਾਲ, ਪਿਆਰ ਕਰਨ 
ਨਾਲ) -- ਸਿਰੀ ੧, ੧੫, ੩ : ੩ (19) 
ਹੋਰ ਰੂਪ -- ਰਤੋ -- 





“ਨਾਮਿ ਰੜੋ ਚਾਹਉ ਤੁਝ ਓਰੁ।`” (ਰੰਗੀਜ 
ਕੇ) _-- ਬਸੰ ੧, ਅਸ ੧, ੩ : ੩ (1187) 
ਤਾ .4.. - 
ਬੋਹੈ।” (ਰੰਗੀਜ ਕੇ) 
- ਸਵ ੨, ੮ : ੨ (1392) 
ਰਥ -- ਦੋ ਅਸ਼ਵਾ ਚਾਰ ਪਹੀਆਂ ਦੀ ਘੋੜਿਆਂ 
ਨਾਲ ਖਿਚੀ ਜਾਣ ਵਾਲੀ ਗੱਡੀ, ਇਕ 
ਵਾਹਨ 
“ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ” 
-- ਸਿਰੀ ੫, ੭੧, ੨ : ੨ (42) 
ਹੋਰ ਰੂਪ -- ਰਥੁ - 
'ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ 
ਰਥਵਾਹੁ ।” 
-- ਆਸਾ ੧, ਵਾਰ ੧੩ਸ, ੧, ੧ : ੧ (470) 
ਮੰਝਿ ਬਾਰੇ।” (ਸੂਰਜ ਦਾ ਰਥ, ਭਾਵ ਸੂਰਜ 
ਢਲੇ) __-- ਤੁਖਾ ੧, ਬਾਰਾ ੮ : ੪ (1108) 
“ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ 
ਸਾਰਿ ਰਥ ਉਨਮਨਿ ਲਿਵ ਰਾਖਿ 
ਨਿਰੰਕਾਰਿ।” (ਭਾਵ ਪ੍ਰਵਾਹ) 
- ਸਵ ੨, ੧: ੬ (1391) 
(ਮਹਾਨ ਕੋਸ਼ ਇਥੇ ਅਰਥ “ਸਰੀਰ” ਕਰਦਾ ਹੈ) 
ਰਨ -- ਜੰਗ/ਲੜਾਈ ਦਾ ਮੈਦਾਨ 
“ਸੂਰੁ ਕਿ ਸਨਮੁਖ ਰਨ ਤੇ ਡਜਪੈ ਸਤੀ ਕਿ ਸਾਂਚੈ 
ਭਾਂਡੇ ।” -- ਗਉ ਕਬ, ੬੮, ੧ : ੨ (338) 
ਰੰਨ -- ਇਸਤ੍ਰੀ, ਔਰਤ 
ਨਾਲਿ ਮੁਹੁ ਜੋੜੇ ਓਸੁ ਭੀ ਲਛਣੂ ਲਾਇਆ।” 
- ਗਉ ੪, ਵਾਰ ਦਸ, ੪, ੨ : ੪ (303) 
ਹੋਰ ਰੂਪ -- ਰੰਨਾ -- ਰ 
'ਰੰਨਾ ਹੋਈਆ ਬੋਧੀਆ ਪੁਰਸ ਹੋਏ 
ਸਈਆਦ। ” (ਇਸਤ੍ਰੀਆਂ) 
- ਸਾਰ ੪, ਵਾਰ ੧੪ਸ, ੧, ੨ : ੧ (1242) 
ਰਿ ਰ 
ਕੰਮੀ।” _-- ਸਲੋ ੧, ੨੯ : ੩ (1412) 











ਰਪਸੀ 20 


ਰਪਸੀ - ਰੰਗਿਆ ਜਾਏ ਗਾ 
“ਜਿਸ ਨੋ ਆਪੇ ਰੰਗੇ ਸੁ ਫਖਪਸੀ ਸਤਸੰਗਤਿ 
ਮਿਲਾਇ। ” 
-- ਆਸਾ ੩. ਅਸ ੩੧, ੫ : ੧ (427) 
ਰਪੈ -- ਰੰਗੇ ਜਾਣ ਨਾਲ 
ਨੀਤਿ।” _ -- ਸਿਰੀ ੧, ਅਸ ੮, ੪ : ੩ (58) 
ਰਫਤੀ -- (ਫਾ. ਰਫ਼ਤੀ) ਤੂੰ ਗਿਆ 
“ਕਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ।” 
- ਤਿਲੰ ਲਾਮ ੩, ੧ : ੧ (727) 
ਰਬ -- (ਅ. ਰਬ) ਪ੍ਰਭੂ 
“ਰਬ ਦੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ 
ਆਪੁ ਗਵਾਵੈ।” 
-- ਮਾਝ ੧, ਵਾਰ ੮ਸ, ੧,੧:-੪(14) 
ਰਬਾਣੀਐ -- (ਅ. ਰਬਾਨੀ) ਰੱਬ ਦੀ, ਜਿਸਦਾ 
ਰਬ ਨਾਲ ਸੰਬੰਧ ਹੈ। _ 
“ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ।” 
-- ਆਸਾ ੧, ਅਸ ੧੬, ੫ : ੨ (420) 
“ਇਕਨ੍ਹਾ ਗਲੀ ਜੰਜੀਰ ਬੰਦਿ ਰਬਾਣੀਐ। ” 
-- ਮਲਾ ੧, ਵਾਰ ੨੧ : ੧ (1267) 
ਰਬਾਬ -- (ਅ. ਰਬਾਬ) ਇਕ ਤੰਤੀ ਸਾਜ਼ 
“ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ। ” 
-- ਰਾਮ ੧, ਓਅੰ ੩੨ : ੭ (934) 
ਹੋਰ ਰੁਪ -- ਰਬਾਬਾ -- 
“ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ 
ਰਬਾਬਾ। ” (ਰਬਾਬ) 
-- ਰਾਮ ੫, ੭, ੧ : ੧ (੧੧4) 
ਰਬਾਬੀ -- (ਅ. ਰਬਾਬੀ) ਰਬਾਬ ਵਜਾਉਣ ਵਾਲਾ 
“ਫੀਲੁ ਰਬਾਬੀ ਬਲਦ ਪਖਾਵਜ ਕਊਆ ਤਾਲ 
ਬਜਾਵੈ।”! _ -- ਆਸਾ ਕਬ, ੬, ੧ : ੧ (477) 
ਰਬਾਬੁ -- (ਅ. ਰਬਾਬ) ਇਕ ਤੰਤੀ ਸਾਜ਼ 


“ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ | 


ਰਬਾਬੁ।'" _ - ਆਸਾ ੪, ੬੨, ੧ : ੧ (368) । 
ਰਬਿ - ਰਬ ਨੇ __ 
“ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ।” 


-- ਸਲੋ ਫਰ, ੧੦੭ : ੨ (1363) 
ਹੋਰ ਰੂਪ -- ਰਬੁ -- 

















5 `___ਰਮਹਿ 





“ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ।” 
(ਪ੍ਰਭੂ) 
-- ਰਾਮ ੩, ਵਾਰ ੧੩ਸ,੧, ੨ : ੨ (953) 
ਰਮ -- ।. (ਸੰ. ਕਰ) ਉਚਾਰਣ ਕਰਨਾ, ਸਿਮਰਨਾਂ 
ਕੰਨਿ ਨਾਨਕ ਉਰਹਾਰੀ ਰੇ।”” 
-- ਆਸਾ ੫, ੧੩੪, ੨ : ੧ (404) 
'ਰਮ ਰਾਮ ਰਾਮ ਮਾਲ। ” 
=ਦ ਹੈਂ ਪੰ, 3੩, ; ੩ (1270) 
ਹੋਰ ਰੂਪ -- ਰਮੰ -- 
“ਕੇਵਲ ਰਾਮ ਨਾਮ ਮਨੋ ਫਮੰ।” (ਮਨ ਵਿਚ 
ਸਿਮਰਨ ਕਰੋ) 
- ਗੂਜ ਜੈਢੇ, ੧, ੧" : ੧ (526) 
2. ਰਾਮ 
ਕਰਣੀ ।” 
-- ਗੁਜ ੧, ਅਸ ੫. ੧: ੨ 
3. ਵਿਆਪਕ __ 
“ਰਾਮਾ ਰਮ ਰਾਮੈ ਅੰਤੁ ਨ ਪਾਇਆ।” 
-- ਕਲਿ ੪, ੧, ੧” : ੧ (1319) 
ਰਮਉਆ -- ਸਿਮਰਨ ਤੇ, ਉਚਾਰਣ ਤੇ 
'ਬਿਟਵਹਿ ਰਾਮ ਰਮਊਆ ਲਾਵਾ। ” 
-- ਆਸਾ ਕਬ, ੩੩, ੧" : 
ਰਮਈਆ -- ਸਰਬ ਵਿਆਪਕ, ਪ੍ਰਭੂ 
“ਹਰਿ ਜੀਅ ਸਭੈ ਪ੍ਰਤਿਪਾਲਦਾ ਘਟਿ ਘਟਿ 
ਰਮਈਆ ਸੋਇ।” 
-- ਸਿਰੀ ੪, ਵਣ, ੧, ੧ : ੨ (81) 
ਰਿ 
-- ਗਉ ੫, ੭੫, ੧” : ੧ (177) 
ਹੋਰ ਰੁਪ - ਰਮਈਐ -- . 
“ਤੂ ਘਰ ਘਰ ਰਮਈਐ ਫੇਰੀ।” (ਪ੍ਭੂ ਨੇ) 
-- ਸੋਰ ਕਬ, ੫, ੨ : ੨ (655) 


(505) 


੨ (484) 


ਰਮਈਏ -- ਰ੍ 

ਰਾਖੁ ਮੁਰਾਰਿ।” (ਪ੍ਰਭੂ) ੍ 

-- ਗਉਂ ਰਵਿ, ੧, ੧ : ੨ (345) 
ਰਮਹਿ - ।. ਭੋਗਦੇ ਹਨ 





"ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ।” - ਸਸ ੫, ੪੯ : ੪ (1358) 
- ਗਉ ੫. ਥਿਤੀ ੯ : ੩ (298) । ਰਮਣੀਯ -- ਸਿਮਰਨ 


2. ਸਿਰਮਨ ਕਰੇ “ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ 
` “ਸੁਖ ਸਾਗਰ ਮਹਿ ਫਮਹਿ_ਕਬੀਰ।” । ਧਾਰਣੀ।” - ਸਸ ੫, ੩੨ : ੧(1356) 
` ਹਉ ਕਬ, ਥਿਤੀ ੧੬ : ੪ (344) | ਰਮਤ -- ।. ਵਿਆਪਕ/ਵਰਤ ਰਿਹਾਂ ਹੈ 
ਹੋਰ ਰੂਪ -- ਰਮਹੁ -- “ਘਟਿ ਘਟਿ ਰਮਈਆ ਰਮਤੁ ਰਾਮ ਰਾਇ ਗੁਰ 
“ਹਿਰਦੈ ਰਾਮੁ ਰਮਹੁ ਮੇਰੇ ਭਾਈ।” (ਸਿਮਰੋ, ਸਬਦਿ ਗੁਰੂ ਲਿਵ ਲਾਗੇ।” 
ਭਜੋ) __-- ਗਉਂ ੩, ੨੬, ੧: ੧(159) ਰ੍‌ - ਗਉ ੪, ੬੨, ੨ : ੧(172) 
ਰਮਹੁ -- ।. ਸਿਮਰੋ, ਵੇਖੋ “ਰਮਹਿ” (2) ਹੋਰ ਰੂਪ -- ਰਮਤੁ -- ਰ੍ 
2. ਮਾਨੋ, ਭੋਗੇ, ਵੇਖੋ “ਰਮਹਿ” (1) “ਐਸਾ ਗੁਰਮਤਿ ਰਮੜੁ ਸਰੀਰਾ।” (ਰਮਿਆ 
“ਐਸਾ ਹਰਿ ਰਸੁ ਰਮਹੁ ਸਭ ਕੋਇ। __ ਹੋਇਆ, ਵਿਆਪਕ) 
- ਗਉ ੫, ੧੫੨, ੧" : ੧ (196) -" ਆਸਾਂ ੧, ੧੭, ੧੯ : ੧ (354) 


ਰਮਜਾਨਾ -- ਹਿਜ਼ਰੀ ਸੰਮਤ ਦਾ ਇਕ ਮਹੀਨਾ | 2. ਸਿਮਰਦਿਆਂ 


ਹੈ ਤੇ ਰੋਜ਼ੇ ਰਖੇ ਜਾਂਦੇ ਹਨ। - ਗਉ ੧, ਅਸ ੧, ੧੯ : ੧ (220) 
“ਬ੍ਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ | ਹੋਰ ਰੂਪ -- ਰਮੰਤ -- 
__ ਰਮਜਾਨਾ। _-- ਪ੍ਰਭਾ ਕਬ, ੨, ੩ : ੧ (1349) | ` ' “ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ 
ਰਮਣ -- ।. ਸਿਮਰਨ ਸਾਂਤਿ।” (ਸਿਮਰਦਿਆਂ, ਸਿਮਰਨ ਨਾਲ) 
“ਅਉਸਰਿ ਹਰਿਜਸੁ ਗੁਣ ਫਮਣ ਜਿਤੁ ਕੋਟਿ ਮਜਨ | ੮੨ ਕੀਨ ੫. ੧੫, ੩ : ੧ (1301) 
ਇਸਨਾਨੁ।” -- ਸਿਰੀ ੫, ੮੮, ੩ : ੧ (49) | ਰਮੜੁ -- 1. ਰਮਿਆ ਹੋਇਆ, ਵਿਆਪਕ ਵੇਖੋ 
ਹੋਰ ਰੂਪ - ਰਮਣੰ -- “ਰਮਤ” (1) 

“ਗੁਰ ਗਿਆਨ ਕੀਰਤਨ ਗੋਬਿੰਦ ਰਮਣੰ “ਸੇਜੈ ਭਮਤੁ ਨੈਨ ਨਹੀ ਪੇਖਉਂ ਇਹੁ ਦੁਖੁ ਕਾ ਸਉ 

ਕਾਟੀਐ ਜਮ ਜਾਲ।” (ਸਿਮਰਨ) ਕਹਉਰੇ।'” (ਵਿਆਪਕ ਹੈ) 
- ਗੂਜ ੫, ੩੦, ੨ : ੨ (502) - ਆਸਾ ਕਬ, ੨੫, ੧” : ੩ (482) 
2. ਵਿਆਪਕ 2. ਮਾਣਦਾ ਰਹੇ, ਭੋਗਦਾ ਰਹੇ ਰ 
'ਤਰਣ ਸਰਣ ਸੁਆਮੀ ਰਮਣ ਸੀਲ "ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ 

ਪਰਮੇਸੁਰਹ।” ਰ __ ਸਾਹਿਬੁ ਰਮਝੁ ਰਹੈ।” 
- ਸਸ ੫, ੪੩ : ੧ (1357) - ਆਸਾਂ ੧, ਪਟੀ ੮ : ੨ (432) 

_ਹੋਰ ਰੂਪ -- ਰਮਣੰ -- ਰਮਤੇ -- ਚਲਦੇ ਬਣੇ, ਤੁਰ ਗਏ 
“ਜੀਅ ਦਇਆ ਮਇਆ ਸਰਬਤ ਰਮਣੰ ਪਰਮ “ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ 
ਹੰਸਹ ਰੀਤਿ।” (ਵਿਆਪਕ) ਰਮਤੇ।” -- ਆਸਾ ਕਬ, ੧੮. ੪ : ੨ (480) 

- ਗੂਜ ੫, ਅਸ ੨, ੭ : ੨ (508) ਹੋਰ ਰੁਪ -- ਰਮਤੈ -- 

“ਭਗਵਾਨ ਚਮਣੰ ਸਰਬਤ ਥਾਨਿੰ।”(ਵਸਦਾ “ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ 
ਹੈ) - ਸਸ ੫, ੮ : ੩ (1354) ਆਵੈ ਕਤ ਰਮਤੈ।” (ਭਟਕਦਾ, ਜਾਂਦਾ ਹੈ) 
3. ਫਿਰਦੇ ਹਨ - ਕਾਨ ੫, ੨੨, ੨ : ੨ (1302) 


ਰਮਨਾ 2037 ਰ੍ ਰਮੈ 
ਲੀ ੪੩ ੭ 
ਜੋ ਪਵਿਤਰ ਮੰਨਿਆ ਜਾਂਢਾ ਹੈ | ਰੰਮਿਆ -- ਸਿਮਰਿਆ 


“ਵਰਤ ਨ ਰਹਉ ਨ ਮਹ ਰਮਦਾਨਾ।” “ਬਦਤਿ ਜੈ ਦੇਉ ਜੈ ਦੇਵ ਕਉ ਰੰਮਿਆਂ ਬ੍ਰਹਮੁ 
-- ਭੈਰ ੫, ੩, ੧ : ੧ (1136) ਨਿਰਬਾਣੁ ਲਿਵ ਲੀਣੁ ਪਾਇਆ।” ` 
ਚਮਨਾ -- ਭੋਗਨਾ, ਮਾਣਨਾ' - ਮਾਰੂ ਜੈਦੇ, ੧, ੨ : ੨'( 1106) 


“ਰਾਜਭੋਗ ਅਰੁ ਛਤਰ ਸਿੰਘਾਸਨ ਬਹੁ ਸੁੰਦਰਿ ਚਸੀਬਿ- ਰਮਿਆ ਅਰਥਾਤ ਵਿਆਪਕ ਹੈ 
ਰਮਨਾ।” _-- ਆਸਾ ਕਬ, ੫, ੩ : ੧ (476) | “ਰਾਮ ਨਾਮੁ ਰਮੁ. ਰਵਿ ਰਹੇ ਰਮੁ ਰਾਮੋ ਰਾਮੁ 





ਲੈਂਦਾ ਹੈ) | _-- ਕਾਨ ੪, ਵਾਰ ੧੦ਸ, ੪, ੧ : ੧ (1316) 
ਰਮਯੇ -- ਪ੍ਰਭੂ ਨੂੰ, ਸਰਬ ਵਿਆਪਕ ਹਰੀ ਨੂੰ ਰਮੁ - ।. ਸੁੰਦਰ 
“ਸੋ ਰਮਯੇ ਕਉ ਮਿਲੈ ਨ ਸੁਪਨੈ।” “ਰਾਮੋ ਰਾਮੁ ਰਮੋ ਫਮੁ ਉਚਾ ਗੁਣ ਕਹਤਿਆ ਅੰਤੁ 
-- ਗਉ ਕਬ, ੨੩, ੨ : ੨ (328) ਨ ਪਾਇਆ।” _ ੍‌ 
ਰਮਾ -- ।. ਵਿਆਪਕ, ਰਮ ਰਹੇ ਰ -- ਆਸਾ ੪, ਛੰਤ ੯, ੫ : ੫ (443) 
"ਰਾਮ ਰਮਾ ਰਾਮਾ ਗੁਨ ਗਾਉ। ” 2. ਰਾਮ ਰ੍ ਰ੍ 
- ਰਾਮ ੫, ੮, ੧ : ੨ (885) “ਉਰਧਾਰਿ ਬੀਚਾਰਿ ਮੁਰਾਰਿ ਰਮੋ ਫਮੁ ਮਨਮੋਹਨ 
2. ਸੁੰਦਰ ਨਾਮੁ ਜਪੀਨੇ।” 
“ਰਾਮ ਰਾਮਾ ਰਾਮ ਫਖ਼ਾ ਕੰਠਿ ਉਰ ਧਾਰਿਐ।” -- ਧਨਾ ੪, ੭, ੧ : ੧ (668) 
- ਰਾਮ ੫, ਛੰਤ ੨, ੧ : ੨ (925) ! 3. ਸਿਮਰ 
(ਸ਼ਬਦਾਰਥ ਇਸ ਨੂੰ “ਰਾਮ” ਦਾ ਹੀ ਰੂਪਾਂਤਰ “ਰਾਮ ਨਾਮੁ ਰਮੁ ਰਵਿ ਰਹੇ ਫਮੂ ਰਾਮੋ ਰਾਮੁ 
_ ਮੰਨਦਾ ਹੈ) ਰਮੀਤਿ।” 
ਰਮਾਣਾ -- ਰਾਮ ਦਾ, ਰਾਮ ਵਾਲਾ -- ਕਾਨ ੪, ਵਾਰ ੧੦ਸ, ੪, ੧ : ੧ (1316) 
` “ਤਾ ਜਪਿਆ ਨਾਮੁ ਰਮਾਣਾ। ” ਰ | ਫਮੋਂ - 1. ਸਿਮਰਦੇ (ਦਰਪਣ); ਵਿਆਪਕ 
>> ਸੈਰ ੫, 2੯, ੧ : 2 (6281 (ਸੰਥਿਆ, ਨਿਰਣੈ) - ` ਰ 
'ਰਮਿ -- ।. ਲੀਣ, ਸਮਾਏ ਹੋਏ __। ` “ਰਾਮ ਰਾਮ ਰਾਮ ਫਮੇ ਰਮਿ ਰਹੀਐ।” 
“ਰਾਮ, ਰਾਮ ਰਾਮ ਰਮੇ ਫਮਿ ਰਹੀਐ।” _ । ਰ -- ਆਸਾ ਕਬ, ੨੦, ੧“ : ੧ (461) 
-- ਆਸਾ ਕਬ, ੨੦, ੧" : ੧ (481) ('ਸ਼ਬਦਾਰਥ” ਅਰਥ 'ਲੀਣ ਹੋਣਾ” ਕਰਦਾ ਹੈ) 
“ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ | ਹੋਰ ਰੂਪ -- ਰਸੈ - 
ਮੀਤ।” ____ - ਸਲੋ ੯, ੩੭ : ੧ (1428) “ਰਾਮ ਫਸੈ ਸੋਈ ਰਮਾਣਾ।” (ਸਿਮਰੇ, ਜਪੇ) 
2. ਸਿਮਰ ਕੇ __ -- ਗਉ ੫, ੧੪੦, ੧” : ੧ (194) 


ਭਾਈ। ” -- ਮਾਰੁ ਕਬ, ੧, ੪ : ੨ (1103) “ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ. 


3. ਹੇ ਵਿਆਪਕ (ਹਰੀ) ਰਸੈ ਕਬੀਰ।” . 

'“ਭਣਤਿ ਨਾਮਦੇਉ ਰਮਿ ਰਹਿਆ ਅਪਨੇ ਭਗਤ | _ - = ਸਲੋ ਕਬ, ੫੪ : ੨ (1367) 
_ ਪਰ ਕਰਿ ਦਇਆ।” | ਫਸੈ -- ।. ਸਿਮਰੇ, ਜਪੇ, ਵੇਖੋ “ਰਮੇ” (1) 

ਰ - ਬਸੰ ਨਾਮ, ੩, ੩ : ੧ (1196) | 2. ਵਿਆਪਕ, ਮੌਜੂਦ 

4. ਲੰਘਣਾ _ “ਮਾਇਆ ਬ੍ਰਹਮ ਫਸੈ ਸਭ ਸੰਗ। 

“ਨਾਨਕ ਸਮਿਓ ਰਮਿ ਗਇਓ ਅਬ ਕਿਉਂ ਰੋਵਤ -- ਗਉਂ ਕਬ, ਥਿਤੀ ੩ : ੨ (343) 


ਅੰਧ।”__-- ਸਲੋ ੯, ੩੬ : ੨ (1428) | _ (ਸ਼ਬਦਾਰਥ ਅਰਥ 'ਮਿਲੇ' ਕਰਦਾ ਹੈ) 


ਦਿਖ 


ਰਮ 

















ਰਮੋ -- ਉਚਾਰਣ ਕਰੋ, ਸਿਮਰੋ ਰਲਾਇ -- ਮਿਲਾ ਲਵੇ, ਮਿਲਾਏ, ਸ਼ਾਮਲ ਕਰੇ 
ਨ ਪਾਇਆ।” ਰ੍ ਜੀਉ। ” -- ਸਿਰੀ ੧, ਅਸ ੨੮, ੧੪ : ੩ (72) 
-- ਆਸਾ ੪, ਛੰਤ ੯, ੫ : ੫ (443) "ਸੁ ਏਤੁ ਖਜਾਨੈ ਲਇਆ ਰਲਾਇ । ” (ਮਿਲਾ 
ਰਮੋਰੀ -- ਸਿਮਰਦੇ ਹਨ ਲਿਆ, ਸ਼ਾਮਲ ਕੀਤਾ) 
“ਜਾ ਕੈ ਹੀਐ ਪ੍ਰਗਟੁ ਪ੍ਭੁ ਹੋਆ ਅਨਦਿਨੁ ਕੀਰਤਨੁ -- ਗਉ ੫, ੧੦੦, ੪ :੨ (186) 
ਰਸਨ ਰਮੋਰੀ। ” "ਧਾਤੂ ਪੰਜਿ ਰਲਾਇ ਕੂੜਾ ਪਾਜਿਆ।” (ਰਲਾ . 
- ਗਉ ੫, ੧੩੪”, ੩ : ੨ (208) ਕੇ) -- ਸਲੋ ੧, ੧੪ : ੨ (1411). 
ਰਯਤਿ -- ਪਰਜਾ ਹੋਰ ਰੂਪ -- ਰਲਾਇਆ -- 
“ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ।” . “ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ 
-- ਮਾਝ ੧. ਵਾਰ ੮ : ੧(141) ਬਿਬੇਕ ਬੀਚਾਰੁ।” (ਮਿਲਾਇਆ, ਸ਼ਾਮਲ 
ਰਯਨਿ -- ਰਾਤ _ਕੀਤਾ) _ -- ਸਿਰੀ ੩, ੩੯, ੨ : ੩ (26) 
“ਤਿਹ ਜਨ ਜਾਚਹੁ ਜਗੜ੍ਰ ਪਰ ਜਾਨੀਅਤ ਬਾਸੁਰ ਰਲਾਇਦਾ --_ਰਲਾਉਂਦਾ/ਸ਼ਾਮਲ ਕਰਦਾ ਹੈ 
ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ।” “ਬਿਨੁ ਸਬਦੈ ਭਸਮੋ ਕੀ ਢੇਰੀ ਖੇਹੂ ਖੇਹ 
-- ਸਵ ੫, ਮਬੁ ੩ : ੧ (1408) ਰਲਾਇਦਾ। ” 
ਰਲਈ -- ਰਲਦੀ_ ਮਿਲਦੀ [ - ਮਾਰੂ ੩, ਸੋਲਾ ੧੬, ੨ : ੩ (1059) 
“ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ | ਚਲਾਈ - ਮਿਲਾਈ, ਸ਼ਾਮਲ ਕੀਤੀ 
ਕਿਸੈ ਦੀ ਰਲਾਈਆ। ” “ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ 
-- ਮਾਝ ੪, ੭, ੩ : ੨ (96) ਸਿਰਜਨਹਾਰੂ। ” ਰ 
ਰਲਸੀ -- ਰਲੇਗਾ. ਮਿਲੇਗਾ - ਸੂਹੀ ੩, ਵਾਰ ੪ਸ, ੩, ੧ : ੬ (786) 


“ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ। ” ਹੋਰ ਰੂਪ -- ਰਲਾਈਆ -- 
-- ਸੈਰ ੫, ੧,੧:੨(608)] . ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ 
ਰਲਣਾ -- ਨਾਲ ਮਿਲਣਾ ਰਲਈ ਕਿਸੈ ਦੀ ਰਲਾਈਆ। ” (ਮਿਲਾਈ. 


“ਅਗੈ ਸੰਗਤੀ ਕੁੜਮੀ ਵੇਮੁਖ ਫਲਣਾ ਨ ਮਿਲੈ ਤਾ ਹੋਈ) - ਮਾਂਝ ੪, ੭, ੩ : ੨ (96) 


ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ।” | _ ਝੋਲਾਈਐ -- ਹੀ 
-- ਗਉ ੪, ਵਾਰ ੧੨ਸ, ੪, ੧ : ੫ (306) ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ। 


ਰਲੰਦੜੋਂ -- ਰਲ ਗਿਆ ਰੀ ਲੀ ੪ : ੧(17) 
ਦਿ ਬਿ ਨਾ ਆ 
“ਖੇਹੁ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ।” 
-- ਗੁਜ ੫, ਵਾਂਰ ੧੯ਸ, ੫, ੧ : ੧ (523) . ਨ ਰ 
ਰ ਲਿਜਾ (ਮਿਲ ਜਾਂਦੀ ਹੈ) 
ਰਲਨਿ'-- ਮਿਲਣ -- ਸਿਰੀ ੧, ਅਸ ੧੬, ੫ : ੩ (63) 
ਨ ਰਿ ਨਾ ਰਲਨਿ ਓਨਾ ਅੰਦਰਿ "ਸੁਰਤੀ ਸੁਰਤਿ ਰਲਾਈਐ ਏਤੁ।” 
ਜੁੜ ਸੁਆਉ (ਮਿਲਾਈਏ) -- ਰਾਮ ੧, ੭, ੧ : ੧ (878) 
- ਗੂਜ ੩, ਵਾਰ ਦਸ, ੩, ੨ : ੪ (511) ਆ 
ਰਲਨੀ -- ਰਲਦੇ, ਮਿਲਦੇ ਦਿ ਗਰ ਜਲਾਏ ਸਿ 
੧ ਨ ਰਲਨਿ ਓਨਾ ਅੰਦਰਿ 
“ਓਇ ਅਗੈ ਪਿਛੈ ਬਹਿ ਮੁਹੁ ਛਪ ਇਨਿ ਨ ਰਲਨੀ ਕੂੜ ਸੁਆਉ।” (ਰਲਾਣ/ਸ਼ਾਮਲ ਕਰਨ 
ਖੋਟੇਆਰੇ । ਦਾ, ਰ 


ਰਿ. 











-- ਗਉ ੪, ਵਾਰ ੨੧ਸ, ੪, ੧ : ੪ (312) 





- ਗੂਜ ੩, ਵਾਰ ਦਸ, ੩, ੨ : ੪ (511) 
“ਨਿਰਗੁਣ ਕਉ ਸੰਗਿ ਲੇਹੁ ਰਲਾਏ ।” (ਮਿਲਾ 

ਲਵੋ, ਸ਼ਾਮਲ ਕਰ ਲਵੇ) 
- ਮਾਰੂ ੫, ਸੋਲਾ ੭, ੧੩ : ੧ (1078) 


ਰਲਾਧਿਆ -- ਰਲੇ ਹਨ, ਮਿਲੇ ਹਨ, ਸ਼ਾਮਲ ਹੋਏ 


ਹਨ। 
“ਸਚੁ.ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ 


ਰਲਾਧਿਆ। ”-- ਗਉ ੪, ਵਾਰ ੨੨ : ੪ (313) 
ਰਲਾਵੈ -- ਮਿਲਾ ਲਵੇ, ਸ਼ਾਮਲ ਕਰ ਲਵੇ 
ਨਾਲਿ ਰਲਾਵੈ । 


-- ਬਿਲਾ ੪, ਵਾਰ ੧੩ : ੨ (854) 
ਰਲਿ -- ।. ਮਿਲ, ਸ਼ਾਮਲ ਹੋ 
“ਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ।” 
- 'ਸਿੱਜੀ ੧2, 2 : (੧4) 
“ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ 
ਗਇਆ।” 
- ਗਉ ੪, ਵਾਰ ੧੩ਸ, ੪, > : ੭ (307) 
2. ਰਲ ਕੇ, ਸ਼ਾਮਲ ਹੋ ਕੇ 
“ਸਚੇ ਸੇਤੀ ਫਲਿ ਮਿਲੇ ਸਚੇ ਗੁਣ ਪਰਗਾਸਿ। ” 
-- ਸਿਰੀ ੧, ੧੬, ੫ : ੨ (20) 
3. ਇੰਕਨੇ ਹੋਕੇ (ਭਾਵ) 
ਬਿ ਸਰ ਤਹਿ ਵਲਿ ਜਿੰਲਿ ਆਤੀ 


=- ਗੋਉਂ ੫, ੧੦੦; ੩. : ੧ (186) . 


ਰਲਿਆ -- ਮਿਲ ਗਿਆ 
“ਸਭ ਕੋ ਵਸ ਗਤਿ ਕਰਿ ਲਇਓਨੁ ਬਿਨੁ ਨਾਵੈ 
ਖਾਕੁ ਰਲਿਆ। ' 
<= ਜਿਹੀ ੧, 22, ੩ ੨ ੨ (42) 
ਰਲੀ -- ।. ਮਿਲੀ 
ਨਹ ਦੂਰੀ ਰਾਮ।” 


-- ਸੂਹੀ ੧, ਛੱਤ ੩, ੩ : ੨ (765) 


ਜਾਏਗਾ) -- ਆਸਾ ੫, ੫੫, ੧ : ੨ (385) 
2. ਚਾਉ, ਖੁਸ਼ੀ, ਪ੍ਰਸੰਨਤਾ 
ਪੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ 











“ਜਿਨ -ਦਿਸਿ ਆਇਆ ਹੋਹਿ ਰਲੀਆ ਜੀਅ 
ਸੇਤੀ ਗਹਿ ਰਹਹਿ।” (ਖੁਸ਼ੀ, ਅਨੰਦ) 
-- ਸੂਹੀ ੧, ਛੰਤ ੪, ੨ : ੪ (762) 
2. ਮੌਜ, ਰੰਗ ਰਲੀਆਂ 
“ਖਾਜੈ ਪੈਝੈ ਰਲੀ ਕਰੀਜੈ।” 


-- ਮਾਰੁ ੧. ਸੋਲਾ ੭, ੧੩ : ੧ (1027) 


ਰਲੀਆਂ। ” (ਮੌਜਾਂ) 
- ਸਲੋ ਫਰ, ੫੫ : ੨ (1360) 
ਰਲੀਆਹ -- _ - 
“ਨਾਲਿ ਖਸਮੈ ਰਤੀਆ ਮਾਣਹਿ ਸੁਖਿ 
ਰਲੀਆਹ। ”' 
-- ਸਿਰੀ ੪, ਵਾਰ ੭ਸ, ੧, ੨ : ੪ (85) 
ਰਲੀਆਲਾ -- ਮੌਜਾਂ ਵਾਲਾ, ਚੋਜੀ, ਰੰਗੀਲਾ 
ਰਾਮ।” _-- ਆਸਾ ੧, ਛੰਤ ੧, ੧ : ੧ (435) 
ਰਲੀਐ -- ਮਿਲਦੀ ਹੈ ` 
ਜੋਤੀ ਰਲੀਐ। ” -- ਵਡ ੪, ੩, ੩ : ੪ (561) 
“ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ 
ਰਲੀਐ ਖਾਕੁ।` (ਰਲੀਦਾ/ਮਿਲੀਦਾ ਹੈ) 
- ਮਾਰੂ ੫, ੧੬, ੧੭ : ੨ (1003). 
ਰਲੇ -- ਮਿਲੇ, ਮਿਲ ਗਏ ' 
“ਸਚ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ 
ਨਾਲੇ । ” -- ਗਉ ੪, ਵਾਰ ੧੯ : ੩ (311) 
ਰਲੇਤੁ -- ਰਲਦੇ ਹਨ 
“ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੂ । ” 
`-- ਸਿਰੀ ੪. ਵਾਰ ੫ : ੫ (84) 
ਰਲੈ -- ਮਿਲੇ, ਰਲੇ, ਮੇਲ ਖਾਏ 
“ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ 


ਵਿ 


2040 


“੧ 


ਰਵਤ 





ਬੀਚਾਰੂ।” _ -- ਸਿਰੀ ੩, ੩੯, ੨ : ੩ (28) 
“ਖੰਡ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ 
ਰਲੈ ਰਲਾਇਆ।”” (ਮੇਲ ਖਾਏ) 
- ਸਿਰੀ ੪, ਛੰਤ ੧, ੪ : ੪ (79) 
“ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ।” 
(ਮਿਲ ਜਾਏ) _ -- ਗੂਜ ੧, ੧, ੧ : ੨ (489) 
ਰਵਉ -- ਭੋਗਾਂ, ਮੇਲ ਦਾ ਰਸ ਮਾਨਾਂ 
“ਬਿਨੁ ਦਰਸਨ ਕੈਸੇ ਰਵਉ ਸਨੇਹੀ।” 


` ਮਾਰੂ ੧, ੫, ੪ : ੨ (990) 


ਰਵਈਆ -- ਯਾਦ ਕਰਦਾ/ਜਪਦਾ/ਰਾਵਦਾ ਹੈ 


“ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ 


ਗੋਪਾਲ ਰਵਈਆ।” 
ਜਦ ਸਿ, ਅਸ ੧,੬: ੨ (੧33) 


_`ਰਵਹਿ -- ।. ਮਾਣਦੀਆਂ ਹਨ 


“ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੋਜ ਭਤਾਰ।” 


- ਸਿਰੀ ੧, ੨੦, ੩ : ੩ (21) 
ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ 
ਪਾਇਆ। ” --. ਆਸਾ ੩. ੩੫, ੨ : ੨ (479) 
2. ਜਪਦੇ ਹਨ, ਸਿਮਰਦੇ ਹਨ 
“ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ 
ਰੰਗਾਵਣਿਆ।” 
ਰ੍ - ਮਾਝ ੩, ਅਸ ੩੧, ੩ : ੩ (128) 
ਹੋਰ ਰੂਪ - ਰਵਹੁ - _ 
ਨੀਤ। ”- (ਜਪੋ 
- ਕਉ੫ ਬਾਅ ੧੯ : ੧ (254) 
. ਬੋਲਦੇ, ਚੀਕਦੇ 
44੨੨ 
ਰੋਵੈ ਗੁਣ ਸਾਰੇਵਾ।” 
ਰੇ ` -- ਵਡ ੧, ਅਲਾ ੪, ੪ : ੧ (581) 
ਰਵਹੂ -- ।. ਸਿਮਰੋ, ਵੇਖੋ ਰਵਹਿ (2) 
2. ਚੇਤਾ ਕਰੋ, ਯਾਦ ਕਰੋ __ 
“ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ।” 
ਰ - ਗਉ ਕਬ, ੧੮, ੨ : ੨ (327) 
3. ਚਲ ' 
ਚਿਤ ਲਾਈ।” _ 





[ - ਸਾਰ ੧, ਅਸ ੧, ੩ : ੧ (1232) 
ਰਵਣ -- 1. ਸਿਮਰਨ/ਗਾਇਣ ਕਰਨ ਨਾਲ 
'“ਰਵਣ ਗੁਣਾ ਕਟੀਐ ਜਮ ਜਾਲਾ।” 
- ਸ਼ੂਹੀ ੫, ੨, ੩ : ੨ (760) 
2. ਸਿਮਰਨ ਵਾਲੇ 
ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ 
ਸਹਸ ਮੁਖ ਫਨਿੰਦ ਜੀਉ।” 
` ਸਵ 8, ਗਯੰ ੯ : ੩ (1403) 





ਰਵਣਜੋਗੁ -- ਸਿਮਰਨਯੋਗ 

"ਤੁਮ ਰਵਹੁ ਗੋਸਿੰਦੈ ਰਵਣਜੋਗੁ ।” 
| - ਬਸੰ ੫, ੧੪, ੧" : ੧ (1184) 
ਰਵਣਾ -- ਗਾਉਣਾ, ਅਲਾਪਣਾ __ 

"ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਰਟਉਰੀ 

ਲਾਥੀ।” - ਸੋਰ ੫, ੭੯, ੩ : ੧ (628) 
ਰਵਣਿ -- ਮਾਣਨਯੋਗ __ - 

`ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ 

ਕਹਾਵੈ।” (ਭਾਵ ਜੁਆਨੀ) 

- ਮਾਝ ੧, ਵਾਰ ੩ਸ, ੧, ੧: ੧(138) 

ਰਵਣੁ -- ਸਿਮਰਨ _ 

ਸਰਨਿ ਦੁਖ ਨ ਪੁਰਖ ਨਰ ਸੂ ਸਭਿ 

ਰਵਣੁ ਜੈਸੇ। ” 


- ਬਿਲਾ ੫, ੧੨੫, ੨ : ੧ (829) 
ਰਵਤ -- ।. ਜਪਣ/ਸਿਮਰਨ ਨਾਲ ਰ੍ 
ਰਾਮੁ ਰਵਤ ਸਦ ਹੀ ਸੁਖੁ ਪਾਇਆ। ” 
- ਗੋਉ ੫, ੧੦੬, ੧" : ੧ (201) 
“ਬਾਬਾ ਐਸੀ ਰਵਤ ਰਵੈ ਸੰਨਿਆਸੀ।” (ਸਿਮਰਨ, 





ਰਟਨ) _-- ਮਾਰੂ ੧, ਅਸ ੭, ੧“ : ੧ (1012) 
2. ,ਭੋਗਣਾ ਸਿ 
“ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ 
ਨਾਰਾਇਣੁ ਨਰਹਰੇ।”' 
- ਮਾਰੂ ੪, ੧, ੩ : ੨ (995) 
3. ਚਾਲ ੍‌ 
ਚਿਤੁ ਲਾਈ।” 


-" ਸਾਰ ੧, ਅਸ ੧, ੩ : ੧ (123 ੧2) 


ਰਵੰਤ -- ਜਪਦੀ/ਸਿਮਰਦੀ ਹੈ 








੧ 8- 


ਰਵੰਤਾ ._. 2041 `ਫਵਾਰੋ 


“ਰਸਨਾ ਰਾਮ ਰਾਮ ਰਵੰਡ।” “ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ 


- ਗੂੰਜ ੫, ੨੬, ੧ : ੧ (501) ਨਿਖੁਟਈ ਹਰਿ ਗੁਣ ਸਹਜਿ ਰਵੰਨਿ।” 


ਰਵੰਤਾ -- - ਵਿਆਪਕ, ਪਸਰਿਆ ਹੋਇਆ, ` -- ਸੂਹੀ ੩, ਅਸ ੩, ੩੨ : ੨ (756) 
“ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ “ਰਵੀ ਰਵੈ ਬੰਧਨ ਨਹੀ ਤੂਟਹਿ ਵਿਚ ਹਉਮੈ 

ਰਵੰਤਾ। ___ - ਸੋਰ ੧. ੪, ੩ : ੨ (596) ਭਰਮੁ ਨ ਜਾਈ।” 
2. ਸਿਮਰਨ ਵਾਲਾ - ਆਸਾ ੧, ੧੬, ੨ : ੧ (353) 


“ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ | ਰਵੰਨੇ -- ਰਮਿਆ ਹੋਆ ਹੈ ___ 
ਕਰੇਇ।” -- ਬਸੰ ੧, ੧੧, ੩ :੧(1171) ਹਿਤ 

ਰਵਤੁ -- ।. ਸਮਾਇਆ ਹੋਇਆ, ਰਮਿਆ ਹੋਇਆ , ` ਤੁੱਖਾ ੧, ਬਾਰਾ ਤੇ : ੨ (1107) 
ਸੋਈ।” _-- ਆਸਾ ੧, ਪਟੀ ੧੮ : ੧ (433) ਜਿਪ 





2. (ਸੰਜੋਗ) ਮਾਣਦਾ, ਭੋਗਨਾ ਲਿਖਾ।”? __-- ਸੋਰ ੪, ਵਾਰ ੧੯ : ੩ (650) 
“ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨੁ ਬਿਧਿ ਸਾਹਿਬੁ । ਰਵਾਇਆ -- ਰਮਾਇਆ, ਵਸਾਇਆ 
ਰਵਤੁ ਰਹੈ।”” “ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ 
ਦਾਦ ਸਹੀ ਦੀ, ਐਵੇ. (106) ਰਾਮੁ ਰਵਾਇਆ ਰਾਮ।” 
3. ਸਿੰਮਰਦਾ _ _ _ -- ਆਸਾਂ ੪, ਛੰਤ ੯, 2 : ੨ (443) 
“ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਰਵਾਈ -- ਲਾਈ. ਰਚਿਤ ਕੀਤੀ 
ਨਾਨਕ ਰਵਤੂ ਰਹੈ। ” “ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖ਼ਿ 
- ਖ੍ਭਾ ੧, ੭, ੪ : ੨ (1329) ਇਕੇਲਾ।” __ -- ਤਿਲੰ ੧. ੫, ੨ : ੨ (723) 
_ਹੋਰ ਰੂਪ -- ਰਵੰਤੁ -- ਰਵਾਂਈ -- ਜਪਦਾ ਹਾਂ, ਜਪਾਂ 


ਉਰ 8 ਮਾ ਚ ਸੈ ਸਹੁ ਰੰਗਿ “ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ।” 
` (ਸਿਮਰਦੀ -- ਪ੍ਰਭਾ ਨਾਮ, ੧, ੧ : ੨ (1350) 


ਵਾ ਰਵਾਣੀ -- (ਫ. ਰਵਾਨੀ) ਤੇਜ਼ੀ ਨਾਲ, ਫਰ ਫਰ 


ਰਵਤੇ -- ਵੋ ਰਜ ਰਵਿ” _ ਰਵਾਨਗੀ ਨਾਲ `, 
"ਅੰਤਰਿ ਰਵਤੋ ਰਾਜ ਰਵਿੰਦਾ। “ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ 


ਰਵਦਿ -- (ਫ. ਰਵਦ) ਜ਼ਾਂਦਾ ਹੈ ਹ ` -- ਰਾਮ ੩, ਅਨੰ ੨੪ : ਰਿ 
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ।”” . ਰਵਾਂਤਉ -- ਸਿਮਰਦਾ ਹੈ 

_- ਮਾਝ ੧, ਵਾਰ ੧੩ਸ, ੧, ੧ : ੨ (143) “ਮੁਕਤੋ ਰਾਤਉ ਰੰਗਿ ਰਵਾਂਤਉ।” 
ਰਵਨ -- ਸਿਮਰਨ ਨਾਲ ੍‌ _ -- ਆਸਾ ੧, ੧੨, ੩ : ੧ (352) 
“ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ । ਰਵਾਂਰੇ -- ਰਵਾਲ ਵਤ, ਮਿਟੀ ਵਾਂਗ,ਮਿਟੀ ਤੁਲ 
__ਰਵਨ। __ - ਗਉਂ ੫, ਥਿਤੀ ੧੫ : ੬ (500) | “ਤੁਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ 
ਰਵਲਾ = ਚੇਤੇ ਕਰਨਾ, ਯਾਦ ਵਿਚ ਲਿਆਉਣਾ ਰਵਾਰੈ। ` - ਸਾਰ ੫, ੫੨, ੧ : ੨ (1214) 
“ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ। ਰੋ -- ਮਿਟੀ, ਧੂੜ, ਰੇਣ 


<< 32 ਲੀ ਨ ਨ 
` ਰਛੰਕਿ ਬਸਿ ੨ ੧27) | “ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ 
ਜਲ ਦਿ ਦਿ ਰਵਾਰੋ।”` - _-- ਗੂਜ ੫, ੧੦, ੧ : ੨ (496) 


ਰਵਾਲ 


2042 


ਰਵਿਆਸੁ 





ਰਵਾਲ -- 1. ਧੂੜ, ਰੇਣੁਕਾ, ਚਰਨ ਧੂੜ 
“ਨਾਨਕ ਜਾਂਚੈ ਸਾਧ ਰਵਾਲ।” 
-- ਗਉ ੫, ੧੬੧, ੪ : ੨ (198) 
ਹੋਰ ਰੂਪ -- ਰਵਾਲਾ -- 
“ਜਾਚਿਕੁ ਜਾਚੈ ਸਾਧ ਰਵਾਲਾ। ” (ਚਰਨ ਧੂੜੀ) 
- ਮਾਂਝ ੫, ੪੫, ੪ : ੨ (107) 
- 2. ਧੂੜੀ ਵਰਗੇ ਭਾਵ ਤੁਛ 
“ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ 
ਰਵਾਲ। ” 
-- ਆਸਾ ੧, ਵਾਰ ੪ਸ, ੧, ੨ : ੧ (464) 
3. ਮਿਟੀ (ਹੋ ਗਏ) ਭਾਵ ਮਿਟ ਗਏ 
ਭਏ ਰਵਾਲ। ” 


-- ਬਿਲਾ ੫, ੧੧੩, ੧ : ੧ (826) | 


ਰਵਿ -- ।. (ਸੰ. ਕਕਿ:) ਸੂਰਜ 
“ਗਗਨ ਮੈ ਥਾਲ ਰਵਿ ਚੰਦੁ ਦੀਪਕ ਬਨੇ ਤਾਰਿਕ 
ਮੰਡਲ ਜਨਕ ਮੋਤੀ।” 
-- ਧਨਾ ੧, ਸੋਹ ੩, ੧ : ੧ (13) 
2. ਰੁਝੇ ਹੋਏ, ਮਸਤ ਹੋਏ 
“ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ 
ਮੇਲ।” _- ਸਿਰੀ ੧, ੧੮, ੪ : ੧ (21) 
3. ਰਮਿਆ ਹੋਇਆ, ਵਿਆਪਕ, ਸਮਾਇਆ 


“ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ 
ਭਰਪੂਰਿ।” 
-- ਸਿਰੀ ੧, ੨੫, ੧" 
ਅਭਿਮਾਨੁ।” (ਸਿੰਜਰਿਆ ਹੋਇਆ) 
ਰ੍ - ਸਿਰੀ ੩, ੩੪, ੨ : ੨ (26) 
“ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ 
ਦੂਰਿ।” _-- ਸਿਰੀ ੫, ੮੪, ੩ : ੧ (47) 
“ਏਕੋ ਰਵਿ ਰਹਿਆ ਘਟ ਅੰਤਰਿ ਮਿਲਿ 
ਸਤਸੰਗਤਿ ਹਰਿ ਗੁਣ ਗਾਵਣਿਆ।” (ਵਸ 
ਰਿਹਾ) 


- ਮਾਝ ੩, ਅਸ ੩੩, ੬ : ੩ (129) 





4. ਸਿਮਰਦਾ ਰਿਹਾ, ਜਪਦਾ ਰਿਹਾ, ਮਗਨ ਰਿਹਾ 
ਦਰਗਹਿ ਮਾਨੁ।” 


:੧ (23) ! 


ਹ - ਸਿਰੀ ੩, ੩੪, ੨ : ੪ (26) 
“ਇਸੁ ਮਨ ਕਉ ਰਵਿ ਰਹੇ ਕਬੀਰਾ।” 
_- ਗਉਂ ਕਬ, ੩੬, ੯ : ੨ (330) 
“ਮਨੁ ਤਨੁ ਹਰਿਆ ਰਵਿ ਗੁਣ ਗੋਵਿੰਦ।” 
(ਸਿਮਰ ਕੇ) 
- ਬਸ ੩, ੫, ੩ : ੨ (1173) 





- ਭੈਰ ਕਬ, ੧੦, ੨ : ੨ (।।59) 
1. ਰਮਿਆ ਹੋਇਆ, ਪਸਰਿਆ 
ਹੋਇਆ, ਸਮਾਇਆ ਹੋਇਆ 
“ਰਵਿਓ ਸਰਬ ਥਾਨਿ ਹਾਂ।”? 


- ਆਸਾ ੫. ੧੫੮, ੧ : 2 (409) 


| ਰਵਿਓ -- 


2. ਰਤੇ ਹੋਏ 
ਰੰਗਿ ਰਾਤਾ।” 
- ਗੂਜ ੫, ੬, ੩ ; ੨ (496) 
3. ਸਿਮਰਿਆ 


“ਸਤਿਗੁਰੂ ਸਾਜ ਸਮਾਧਿ ਰਵਿਓ ਸਾਮਾਨਿ 

ਨਿਰੰਤਰਿ।” -- ਸਵ ੨, 2 : ੪ (1392) 

। ਰਵਿਆ -- ।. ਸਮਾਇਆ ਹੋਇਆ, ਰਮਿਆ 

ਹੋਇਆ 

“ਅੰਤਰਿ ਬਾਹਰਿ ਸਰਬਤਿ ਰਵਿਆ ਮਨਿ 
। ਉਪਜਿਆ ਬਿਸੁਆਸੋ।” 

. -- ਸਿਰੀ ੫, ਛੰਤ ੨, ੪ : ੫ (80) 

“ਤਿਸ ਕੈ ਹਿਰਦੈ ਰਵਿਆ ਸੋਇ।” (ਵਸਿਆ) 

-` ਗੋਉ ੫, ਅਸ ੨, ੧ : ੩ (236) 


“ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ 





ਰਵਿਆ।” (ਵਿਆਪਕ) 
- ਤੁਖਾ ੪. ਛੰਤ ੩, ੩ : ੧(1115) 
2. ਸਿਮਰਿਆ, ਜਪਿਆ 
ਸਭ ਸਾਸ ਗਿਰਾਸਾ।” 
- ਆਸਾ ੪, ੫੮, ੧" : ੨ (367) 
_`ਤਉ ਨਾਠਾ ਭਰਮੁ ਮਿਟਿ ਗਇਆ ਚਵਿਆ ਨਿਤ 
ਰਾਮ।” -- ਬਿਲਾ ੫, ੬, ੧:੨ (819) 


ਰਵਿਆਸੁ -- ਗਏ, ਤੁਰ ਗਏ. 





ਰਵਿਐ 
“ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ 
-ਰਵਿਆਸੁ । ” 
- ਮਾਰੂ ੫, ਵਾਰ ੯ਸ,'੫, ੧ : ੧ (1097) 
ਰਵਿਐ -- ਜਪੀਏ, ਸਿਮਰੀਏ 
“ਜਿਤੁ ਫਵਿਐ ਸੁਖ ਸਹਜ ਭੋਗੁ।”` - 
-- ਬਸੈ ੫. ੧੪, ੨ : ੪ (1331) 
ਰਵਿੰਦ -- ਗਜਦਾ ਹੋਇਆ 
ਜੀਉ।” - ਸਵ ੪; ਗਯੰ ੯ : ੨ (1403) 
ਰਵਿੰਦਾ -- ਕਰ ਰਿਹਾ ਹੈ 
“ਅੰਤਰਿ ਰਵਤੌ ਰਾਜ ਰਵਿੰਦਾ। ” 
- ਪ੍ਰਭਾ ੧, ੧੪, ੨ : ੪ (1331) 
('ਸ਼ਬਦਾਰਥ” ਤੇ “ਨਿਰਣੈ” ਨੇ ਅਰਥ “ਰਵਿ” 
(ਸੂਰਜ) ਇੰਦ (ਚੰਦਰਮਾ) ਕੀਤਾ ਹੈ। ) 
ਰਵਿਦਾਸ -- ਭਗਤ ਕਬੀਰ ਦਾ ਸਮਕਾਲੀ ਕਾਸ਼ੀ 
ਨਿਵਾਸੀ ਰਾਮਾਨੰਦ ਦਾ ਚੇਲਾ ਇਕ 
ਚਮਾਰ ਭਗਤ ਜਿਸਦੀ ਬਾਣੀ ਸ੍ਰੀ 


ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ _ 


“ਕਹੁ ਰਵਿਦਾਸ ਪਰਉ ਤੇਰੀ ਸਾਭਾ।” 
_-- ਗਉ ਰਵਿ, ੧, ੩ : ੧ (345) 
ਹੋਰ ਰੂਪ -- ਰਵਿਦਾਸਾ -- 
“ਭਗਤਿ ਹੇਤ ਗਾਵੈ ਰਵਿਦਾਸਾ। ” 
-- ਸੇਰ ਰਵਿ, ੫, ੫ : ੨ (659) 
ਰਵਿਦਾਸੁ -- 
“ਰਵਿਦਾਸੁ ਭਣੈ ਜੋ ਜਾਣੈ ਸੋ ਜਾਣੂ।” 
-- ਆਸਾ ਚਵਿ, ੨, ੪ : ੧ (486) 
ਰਵਿੰਦੁ - ਰਮਿਆ ਹੋਇਆ, ਵਿਆਪਕ 
“ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮ ਰਵਿੰਦੁ। 
-- ਸਿਰੀ ੫, ੮੩, ੪ : ੩ (47) 
ਰਵੀ -- ਭੋਗੀ, ਮਾਣੀ ਰ 
ਮੇਰੀ ਬਨੀ ਖਟੋਲੀ। ” 
<< ਉਠ. ੮੬... 2 : 2 (੬22) 
ਰਵੀਅਹਿ -- ਸਿਮਰੀਏ, ਜਪੀਏ 
ਕਰਿ ਮਨ ਕੀ ਪੀਤਿ।” 





2043 ਰਵੈ 


<> ਰਾਮ ੫, ੪੮, ਕੱ : 2 (808) 
ਰਵੀਐ -- ਯਾਦ ਰਖੀਏ, ਸਿਮਰੀਏ 
“ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤੁ। ” 
- ਗੂਜ ੫, ਵਾਰ ੧੫ਸ, ੫, ੨ : ੨ (522) 
ਰਵੀਜੈ -- ।. ਸਿਮਰੀਏ, ਗਾਵੀਐ 
ਰਵੀਜੈ। ? _-- ਗਉ ਕਬ, ੬੫, ੨ : ੨ (33) 
2. ਵਿਆਪਕ ਹੈ 
ਸਭ ਘਟਿ ਘਟਿ ਰਾਮੁ ਫਵੀਜੈ ਰੇ।” 
-- ਕਲਿ ੪, ੫, ੪ : ੧ (1326) 
ਰਵੇ -- 1. ਜਪ ਕੇ 
“ਸਬਦਿ ਰਵੇ ਮਨੁ ਹਰਿ ਸਿਉ ਲਾਗਿਆ। ” 
-- ਗਉ ੧, ਅਸ ੧, ੩ : ੨ (221) 
2. ਜਪਦਾ ਹੈ, ਸਿਮਰਦਾ ਹੈ 
“ਭੇਟਤ ਸੰਗਿ ਰਾਮ ਗੁਨ ਰਵੇ।” 
-- ਗਉ ੫, ਸੁਖ ੧੮, ੪ : ੩ (267) 


3. ਯਾਦ ਕੀਤੇ 
“ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ 
ਮਿਲਿ ਗੁਣ ਰਵੇ।” 


- ਤੁਖਾ ੪, ਛੰਤ ੨, ੨ : ੩ (1114) 
ਰਵੈ -- ।. ਮਾਣਦਾ ਹੈ, ਭੋਗਦਾ ਹੈ 
- ਇਰੀ ੩, ੪੬, ੨: ੨ (31) 
“ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ।” (ਮਾਨਦੀ 
ਹੈ) -- ਗਉ ੫, ੭੪, ੩ : ੪ (177) 
2. ਰਮਿਆ ਹੋਇਆ, ਵਿਆਪਕ 
“ਸਰਬ ਜੀਅ ਮਹਿ ਏਕੋ ਰਵੈ।” 
-- ਗਉ ੧, ਅਸ ੧੬, ੫ : ੧ (226) 
“ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ 
ਹਰਿ ਨਾਮਾ।” (ਵਸ ਜਾਂਦਾ ਹੈ) 
ਰ੍ - ਸਿਲਾ ੩, ੪, ੧” : ੨ (797) 
3. ਸਿਮਰਦਾ ਹੈ 
“ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ 
ਆਖਿ ਵਖਾਣੀ।” 
-- ਗਉ ੪, ਵਾਰ ੫ : ੪ (302) 
4. ਉਚਾਰਣ ਕਰੇ, ਜਪੇ, ਗਾਵੈ 











ਰਾ ੍ 2044 ਰਾਸਿ. 
"'ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ -- ਸੋਰ ੫, ੬੧, ੪” : ੩ (624) 
ਭਰਮੁ ਨ ਜਾਈ।” ਰਾਇਆ -- 1. ਰਾਜਾ, ਪਾਤਸ਼ਾਹ 


-- ਆਸਾਂ ੧, ੧੬, ੨ : ੧ (353) 


"ਸਹਜਿ ਸਹਜਿ ਗੁਨ ਰਵੈ ਕਬੀਰਾ।” 


੨ “ਆਨਾ ਕਥੇ, ੧੨, ੪ : ੨ (476) 


“ਗਿਆਨੁ ਧਿਆਨੁ ਸਭੁ ਕੋਈ ਰਵੈ।” (ਉਚਾਰਣ 


` ਕਰੇ, ਬੋਲੇ) -- ਸੂਹੀ ੧, ੨, ੨ : ੧ (728) 
“ਅਪਨੇ ਰੰਗ ਰਵੈ ਅਕੇਲਾ।” 

- ਸੋਰ ਕਬ, ੪, ੨ : ੪ ( 655) 
ਰਾ -- (ਫਾ. ਰਾ) ਨੂੰ . 

_“ਹਮਾ ਰਾ ਏਕੁ ਆਸ ਵਸੇ।” __ 

- ਮਾਝ ੧, ਵਾਰ ੧੩ਸ, ੧, ੫ : ੨ (144) 
ਰਾਉ - ਰਾਜਾ, ਅਮੀਰਾਂ ਦੀ ਇਕ ਪਦਵੀ, ਸਤਿਕਾਰ 
'ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ।” 

_ - ਸਿਰੀ ੧, ਅਸ ੧੬, ੬ : ੧ (63) 

“ਛਿਨ ਮਹਿ ਰਾਉ ਰੰਕ ਕਉ ਕਰਈ ਚਾਉ ਰੰਕ 

ਕਰਿ ਡਾਰੇ। ” 

ਹੋਰ ਰੂਪ -- ੨ ਚਾਉ << 

“ਮੋਚੈ ਮਨਿ ਤਨਿ ਆਨੰਦ ਭਏ ਮੈ ਦੇਖਿਆ 
ਹਰਿ ਰਾਓ।” (ਰਾਜਾ) 


` -- ਸਾਰ ੪, ੧੦, ੨ : ੨ (1201) | 


ਰਾਇ -- ।. ਰਾਜਾ 
“ਓਟ ਗੋਵਿੰਦ ਗੋਪਾਲ ਫਾਇ ਸੇਵਾ ਸੁਆਮੀ ਲਾਹੁ। ” 
- ਮਾਝ ੫, ਬਾਰਾ ੧੧ : ੩ (135) 
“ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ 
ਹੋਂਵੈ। (ਅਮੀਰ, ਰਾਜਾ) 
- ਸਲੋ ੧, ੩੨ : ੧ (1412) 
2. ਮਾਲਕ 3 
“ਨਾਤਰੁ ਖਰਾ ਰਿਸੈ ਹੈ ਰਾਇ।” 
- ਗਉ ਕਬ, ਵਾ ੩ : ੪ (344) 


3. ਭਾਵ ਵਾਹਿਗੁਰੁ ਪ੍ਭੂ 


ਕਲ ੩੩ 7 


“ਜਾ ਕੇ ਬੰਧਨ ਕਾਟੇ ਚਾਇ।” 


ਰਾਇਓ -- ਰਾਜਾ 
“ਸਰਬ ਗੁਨਾ ਨਿਧਿ ਰਾਇਓ।” 


- ਬਿਹਾ-੯, ੨, ੧: ੧ (537) 





`- ਰਾਮ ੫, ੧੫, ੨: ੩ (੧੧7) 


"ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ।” 
- ਮਾਝ ੪, ੧,੩:੧(94) 
“ਏਕੈ ਏਕੈ ਤੂ ਰਾਇਆ।” 
- ਰਾਮ ੫, ੬, ੧” : ੨ (884) 
2. ਪ੍ਰਭੂ (ਭਾਵ) ਲਾ 
“ਨਾ ਤੌਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ 
ਤਾਰਣ ਰਾਇਆ। ”? 
- ਆਸਾ ੧, ਪਟੀ ੧੯ : ੨ (433) 
3. ਰਿਆਇਆ, ਪਰਜਾ ਰ 
11444 0 
ਕਹ ਠਾਕੁਰੁ ਕਹ ਕਹ ਚੇਰਾ।” 
`-- ਬਿਲਾ ੫. ੧੧੭, ੧ :੨ (827) 


ਰਾਇਸਾ -- ਕਥਾ, ਪ੍ਰਸੰਗ 
''ਰਾਇਸਾ ਪਿਆਰੇ ਕਾ ਫਾਇਸਾ ਜਿਤੁ ਸਦਾ ਸੁਖੁ 
ਹੋਈ।” -- ਤਿਲੰ ੧, ਅਸ ੧, ੧” : ੧ (725) 


ਰਾਈ -- ਰਤਾ ਵੀ, ਥੋੜਾ ਜਿਨਾ ਵੀ 
“ਬੋਲਹਿ ਸਾਚੁ ਮਿਥਿਆ ਨਹੀ ਫਾਈ।” 
` ਗਉਂ ੧, ਅਸ ੧੫, ੧ : ੧ (227) 
ਰਾਸਿ - ।. ਪੂੰਜੀ 
ਰਾਸਿ।” ` = ਸਿਰੀ ੧. ੧੧. ੪:੧੧(15) 
ਰਿ ਤਤ ਤਹੀ 
- ਸਿਰੀ ੧; ੨੩, ੨ : ੧ (22) 
2. ਠੀਕ, ਦਰੁਸਤ 
“ਨਾਨਕ ਆਣੇ ਆਵੈ ਰਾਸਿ।” 

- ਸਿਰੀ ੧, ੩੨, ੩ : ੩ (25) 
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ 
ਰਾਸਿ। ” - ਸਿਰੀ ੫, ੭੭, ੩ : ੩ (44) 

"'ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ` 

ਰਾਸਿ।” (ਸੁਆਰੀ ਗਈ) 

ਰ੍ - ਸਿਰੀ ੧, ਅਸ ੨, ੨ : ੩ (54) . 

ਆਪੋ ਪਰਖੇ ਪਾਰਖੂ ਪਵੈ ਖਜਾਨੇ ਰਾਸਿ।” 
(ਸ਼ੁਧ ਹੋ ਕੇ) 

` - ਸਿਰੀ ੧, ਅਸ ੨,੪:੩(61) 

“ਆਪਿ ਬਿਨਾਹੇ ਆਪਿ ਕਰੇ ਫਾਸਿ।” (ਠੀਕ 


ਕਰਦਾ ਭਾਵ ਜਿਵਾਉਂਦਾ ਹੈ) 
- ਗਉਂ ੫, ੮੦,੪: ੩ (179) 


“ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ 
ਕਾਜ ਦਯਿ ਆਦੇ ਰਾਸਿ। ” (ਸਵਾਰ ਦਿੱਤੇ) 


-- ਗਉ ੪, ਵਾਰ ੧੧ਸ, ੪, ੨ : ੧ (315). 


“ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ।” 
(ਸਿਰੇ ਨਹੀ ਲਗਦੀ) 
. - ਆਸਾਂ ੧, ਵਾਰ ੨੨ਸ, ੧, ੩ : ੧ (474) 
3. (ਫਾ.ਆਰਾਸਤਾ) ਸਵਾਰਿਆ/ਸਜਾਇਆ 
ਹੋਇਆ 
“ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ।” 
-- ਆਸਾ ੫, ੧੦੭, ੩ : ੧ (397) 
-ਤਵ ਚੜਿ ਆਈਆ ਦੰਦ ਖੰਡ ਕੀਤੇ 
ਰਾਸਿ।” (ਆਰਾਸਤਾ) 
_ - ਆਸਾ ੧, ਅਸ ੧੧, ੨ : ੨ (417) 
ਮੰਦਰ ਮਿਟ ਸੰਦੜੇ ਪਥਰ ਕੀਤੇ ਰਾਸਿ ਜੀਉ।” 
- ਸੂਹੀ ੧, ਕੁਚ ੧ : ੯ (762) 
4. (ਫਾ. ਰਾਸਤੀ) ਠੀਕ ਰਾਹ ਉਪਰ 
“ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ 
ਰਾਸਿ।” (ਸੁਧਾਰੇ, ਰਾਸਤੀ ਤੇ ਲਿਆਵੇ) 
-- ਆਸਾ ੧, ਵਾਰ ੨ਸ, ੨, ੩ : ੪ (463) 
5. ਸਚਾ ਰ 
“ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਫਾਸਿ।” 
-- ਗੂਜ ੩, ਵਾਰ ੨੧ਸ, ੩, ੨ : ੧ (517) 
6. ਸਚ ਰ 
“ਦਾਰਿਕਾ ਨਗਰੀ ਰਾਸਿ ਬੁਗੋਈ।” 
- ਤਿਲੰ ਨਾਮ, ੩, ੧ : ੨ (727) 
ਨਲ 
“ਰਾਸਿ ਮੰਫਲੂ ਕੀਨੋ ਅਖਾਰਾ।” 





- ਸੂਹੀ ੫, ੪੫, ੧” : ੧ (746) 
ਵੀ 'ਖਰੀਦਿਆ ਹੋਇਆ ਮਾਲ 
““ਪੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ 


ਫਾਹਾ ਹੈ।” 
=ਦ ਰੋਨੀ ਸੋਲਾ ੧੨, ੧੦ : ੩ (1032) 
9. ਗਾਹੇ ਹੋਏ ਅੰਨ ਢਾ ਢੇਰ (ਧੜ) 
“ਰਾਸਿ ਸ਼ਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ।” 
-- ਸਲੋ ਕਬ, ੯੮ : ਏ (1369) 
. ਠੀਕ ਬੈਠਦਾ ਹੈ, ਫਲਦਾ ਹੈ 








2045 





ਰਾਹ 


ਤੇ ਸੋਝੀ ਪਾਇ।” 
__ - ਸਲੋ ੪, ੨੪ : ੪ (1423) 
ਰਾਸੀ - ।. ਪੂੰਜੀ, ਸਰਮਾਇਆ _ 
“ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ।” 
- ਸਿਰੀ ੧, ਅਸ ੬, ੨ : ੧ (56) 
“ਜਹ ਦੇਖਉ ਤਤ ਦੁਖ ਕੀ ਫਾਸੀ।” (ਸਮਾਨ, 
ਪੂੰਜੀ) -- ਜੈਤ ਰਵਿ, ੧, ੩ : ੧ (710) 
2. ਠੀਕ ਹੋ ਜਾਣ, ਵਸ ਵਿਚ ਆ ਜਾਣ 
“ਜਾਂ ਪੰਚ ਫਾਸੀ ਤਾਂ ਤੀਰਥ ਵਾਸੀ।” 
-- ਆਸਾਂ ੧, ੨੫, ੧ : ੨ (356) 
(ਮਹਾਨਕੋਸ਼ ਅਰਥ “ਰਾਸ ਕਰਨ ਵਾਲਾ ਜੋ 
ਇੰਦੀਆਂ ਨੂੰ ਟੇਢੇ ਰਾਹ ਨਹੀ' ਜਾਣ ਦਿੰਦਾ” ਕਰਦੇ 
ਹਨ।) 
“ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ 
ਰਾਸੀ ਰਾਮ।” (ਸਫਲ, ਪੂਰਾ) _ 
- ਸੂਹੀ ੫, ਛੰਤ ੭, ੩ : ੨ (781) 
3. ਰਸੀ ਹੋਈ ਰ੍ 
` “ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ . 
ਰਸਿ ਰਾਸੀ ਹੇ।” 
ਰ੍ ਰ੍ -- ਮਾਰੂ ੩, ਸੋਲਾ ੫, ੬ : ੩ (1048) 
ਰਾਸੇ -- ।. ਰਾਸ, ਪੂੰਜੀ ਰ 
`ਰਾਸੇ।”” -- ਆਸਾ ੪, ਛੰਤ ੧੭, ੧ : ੨ (449) 
2. ਠੀਕ, ਸਫਲ, ਸੰਵਰ (ਗਿਆ) 
“ਵਡੀ ਵਡਿਆਈ ਅਚਰਜ ਸੋਭਾ ਕਾਰਜੁ 
ਆਇਆ ਰਾਸੇ।” 
-- ਸੋਰ ੫, ੫, ੪ : ੧ (609) 
ਰਾਹ -- ।. (ਫਾ. ਰਾਹ) ਰਸਤਾ, ਮਾਰਗ 
“ਲਿਵ ਧਾਤੁ ਦੁਇ ਫਾਹ ਹੈ ਹੁਕਮੀ ਕਾਰ ਕਮਾਇ।” 
- ਸਿਰੀ ੪, ਵਾਰ ੨੪ਸ, ੩, ੨ : ੩ (87) 
“ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ।” (ਧਰਮ) 
- _ =- ਮਾਝ ੧, ਵਾਰ ੯ : ੫ (142) 
“ਰਾਹ ਦੋਵੇ ਖਸਮੁ ਏਕੋ ਜਾਣ।” (ਮਾਇਆ ਤੇ 
ਹਰੀ ਦੀ ਪ੍ਰੀਤਿ) 
- ਗਉ ੧, ਅਸ ੫, ੮ : ੧ (223) 
"ਵਿਸਮਾਦੁ ਉਝੜ ਵਿਸਮਾਦੁ ਚਾਰ। 


ਰਾਹਕੁ 2046 ਰਾਖ 





-- ਆਸਾ ੧, ਵਾਰ ੩ਸ, ੧, ੧ : ੧੨ (464) 
2. ਨੀਯਮ, ਦਸਤੂਰ, ਤਰੀਕਾ 
ਰਾਹ। ` 
-- ਮਾਝ ੧, ਵਾਰ ੧੪ਸ, ੧, ੧: ੨ (144) 
ਰਾਹਕੁ.-- ਵਾਹੀ ਕਰਨ ਵਾਲਾ, ਕਿਸਾਨ 
ਪੀਸਾਵੈ।” _-- ਬਿਹਾ ੪, ਵਾਰ ੬ : ੧ (550) 
ਫਾਹਾ =- ਰਸਤਾ, ਮਾਰਗ 
“ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚੁ ਸੂਚੇ ਸਚੁ 
ਰਾਹਾ ਹੇ। ” 
- ਮਾਰੂ ੧. ਸੋਲਾ ੧੨, ੪ : ੩ (1032) 


=- ਜੋਪੂ ੧, ੩% : ੩ (7) 
“ਉਝੜਿ ਭਰਮੈ ਰਾਹਿ ਨ ਪਾਈ।” (ਰਸਤਾ) 
ਰ੍ -- ਆਸਾ ੧, ਅਸ ੨, ੧: ੨ (412) 
ਫਾਹੀ - 
“ਭਰਮੇ ਭੂਲਾ ਬਹੁਤੀ ਫਾਹੀ।” (ਰਾਹਾਂ ਤੇ) 
`- ਆਸਾਂ ੫, ੮, ੨ : ੪ (372) 
ਜਿਨੇਹਾ।” (ਰਾਹਾਂ ਕਰਕੇ ਭਾਵ ਬਹੁਤ 
ਸਸਤ੍ਰਾਂ ਦੇ ਗਿਆਤਾ ਹੋਣ ਕਰਕੇ) 
- ਰਾਮ ੫, ਵਾਰ ੭ਸ, ੫. ੨ : ੧ (960) 
“ਦਸ ਅਉਰਾਤ ਰਖਹੁ ਬਦ ਫਾਹੀ। ” (ਰਾਹਾਂ 
ਤੋਂ) - ਮਾਰੂ ੫, ਸੋਲਾ ੧੨, ੪ : ੨ (1083) 
ਰਾਹੀਐ -- (ਸੰ. ਵਲ ਬੀਜਨਾ) ਬੀਜੀਏ 
“ਸਹਜੇ ਖੇਤੀ ਭਾਹੀਐ ਸਚੁ ਨਾਮੁ ਬੀਜੁ ਪਾਇ।” 
- ਸਿਰੀ ੩, ੫੫, ੨ : ੧ (35) 
ਰਾਹੁ - ।. ਮਾਰਗ, ਰਸਤਾ 
“ਹੁਕਮੀ ਹੁਕਮੁ ਚਲਾਏ ਰਾਹੁ ।” 





- ਜਪ ੧, ੩ : ੧੩ (2) 


“ਜੇਹੀ ਸੁਰਤਿ ਤੇਹਾ ਤਿਨ ਰਾਹੁ। (ਮਾਰਗ ਭਾਵ 
ਰਹਿਣੀ ਬਹਿਣੀ) 

ਰ -- ਸਿਰੀ ੧. ੩੦, ੧ : ੩ (24) 
2. ਰਾਹੂ, ਇਕ ਰਾਖਸ਼ ਜਿਸ ਦੀਆਂ 4 ਬਾਹਵਾਂ ਤੇ 











ਮੱਛੀ ਦੀ ਪੂਛ ਵਰਗਾ ਧੜ ਸੀ।ਧੋਖੇ ਨਾਲ 
ਦੇਵਤਿਆਂ ਵਲੋਂ ਸਮੁੰਦਰ ਵਿਚੋਂ ਕਢੇ ਚੌਦਾਂ ਰਤਨਾਂ 
ਵਿਚੋਂ ਇਕ ਰਤਨ ਅੰਮ੍ਰਿਤ ਨੂੰ ਚੋਰੀ ਨਾਲ ਪੀ 
ਕੇ ਅਮਰ ਹੋ ਗਿਆ। ਪਤਾ ਲਗਨ ਤੇ ਵਿਸ਼ਨੂੰ 
ਨੇ ਇਸ ਦਾ ਸਿਰ ਤੇ ਦੋ ਬਾਹਵਾਂ ਕਟ ਦਿੱਤੀਆਂ 
ਪਰ ਅਮਰ ਹੋ ਜਾਣ ਕਰਕੇ ਦੋ ਸਰੀਰ ਹੋ 
ਗਏ। ਰਾਹੁ ਤੇ ਕੇਤੁ 





“ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਫਾਹੁ।”? 


-- ਮਾਝ ੧, ਵਾਰ ੯ਸ, ੧, ੩ : ੧ (142) 
3. ਵੰਸ਼ ਦਾ, ਸਿਲਸਿਲਾ 
'ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ । ” 
-- ਆਸਾ ੧,ਵਾਰ ੧੯ਸ, ੧, ੨ : ੨ (473) 





ਰਾਹੇ -- ਬੀਜੇ ਹੋਏ 

“ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੋ ਸਿਰਿ 
ਭਾਰੋ।`” _-- ਵਡ ੧, ਅਸ ੪. ੩ : ੫ (581) 

ਰਾਹੇਦੇ -- ਬੀਜਦੇ 


ਉਜਾੜਿ।” _-- ਸਲੋ ਫਰ, ੩੭ : ੨ (1379) 
ਰਾਂਹੈ -- ਰਾਹ, ਮਾਰਗ ___ 

“ਨਾਨਕ ਅੰਧਾ ਹੋਇ ਕੈ ਦਸੇ ਫਾਂਹੈ ਸਭਸੁ ਮੁਹਾਏ 

ਸਾਥੈ।” 


- ਮਾਝ ੧, ਵਾਰ ੬ਸ, ੧,੨ :੪(140) 


ਰਾਹੋ।`` (ਮਾਰਗ) 
-- ਰਾਮ ੧, ਸਿਗੋ ੨ : ੪ (938) 
ਰਾਖ -- ।. ਰਖ ਲੈ, ਬਚਾ ਲੈ 
“ਅਪਨੀ ਖੇਤੀ ਆਪੇ ਰਾਖ।” 
- ਆਸਾ ੫, ੬੮, ੧ : ੨ (387) 
ਹੋਰ ਰੂਪ -- ਰਾਖਉ -- ਰ 
“ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ 
ਘਰ ਬਾਰੁ ਮਨਾ।  (ਬਚਾਵਾਂ) 
-- ਗਉ ੧, ੧੪. ੧ : ੧ (155) 
2. ਰਾਖੇ, ਰਖਿਆ ਕਰਨ ਵਾਲੇ 
'ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ 
` ਰਾਖ ਸੂਰੂਟਾ।” 
-- ਸਾਰ ੫, ੩੨, ੧ : ੧ (1210) 





ਰਾਖਉ 


2047 











ਰਾਖਉ -- ।. ਬਚਾਵਾਂ, ਵੇਖੋ “ਰਾਖ” (1) 
2. ਰਖਾਂ, ਅਰਪਨ ਕਰਾਂ 
“ਮਨੁ ਅਰਪਉਂ ਧਨ ਰਾਖਉ ਆਗੈ ਮਨ ਕੀ 
ਮਤਿ ਮੋਹਿ ਸਗਲ ਤਿਆਗੀ।” ਰ੍ 
-- ਗਉ ੫, ੧੧੯”, ੧ : ੧ (204) 
3. ਸਾਂਭ ਕੇ ਰਖਾਂ 
-- ਗਉ ੫. ਬਾਅ ੫੫ : ੮ (262) 
“ਪਨ ਮਹਿ ਰਾਖਉਂ ਏਕ ਅਸਾਰੇ।”` (ਰਖਦਾ 
ਹਾਂ) 
4. ਬਚਾ ਲਵੋ, ਰਖਿਆ ਕਰ ਲਵੇਂ 
“ਜਿਉ ਜਾਣਹੁ ਤਿਉਂ ਰਾਖਹੁ ਠਾਕੁਰ ਸਭੁ ਕਛੁ 
_ਤਮਹੀ ਪਾਸੀ।” 
-- ਸਾਰ ੫, ੫੧, ੧ : ੨ (1214) 
ਰਾਖਈੀ -- ਰਖ/ਬਚਾ ਸਕਦਾ ਹੈ 
“ਜਿਸ ਕੀ ਪੂਜੇ ਅਉਧ ਤਿਸੈ ਕਉਣੁ ਰਾਖਈ। ” 
-- ਫਰ ੫, ੨੧ : ੧ (1363) 
ਰਾਖਸਿ -- ਰਖਦੀ 
“ਜਨਨੀ ਚੀਤਿ ਨ ਫਾਖਸਿ ਤੇਤੇ।” ਰ੍ 
-- ਆਸਾ ਕਬ, ੧੨, ੧ : ੨ (478) 
ਹੋਰ ਰੂਪ -- ਰਾਖਸੀ -- 
“ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ 
ਰਾਖਸੀ।` (ਰਖੇਗਾ) ਰ 
ਰ -- ਆਸਾ ਨਾਮ, ੫, ੧ : ੨ (486) 
ਰਾਖਹਿ -=- ।. ਰਖੇ, ਰਖਦਾ ਹਾਂ 
ਧਾਰਿ।” < 'ਸਿੱਹੀ ਬੋ. ੮, ੬ : 2 (58) 


“ਜਿਉ ਗਾਈ ਕਉ ਗੋਇਲੀ ਫਾਖਹਿ ਕਰਿ ਸਾਰਾ।” । 


(ਰਖਦਾ ਹੈ) 
` -- ਗਉਂ ੧, ਅਸ ੧੭, ੧ : ੧ (226) 
2, ਜਥੇ 
ਖਾਉ।”” -- ਮਾਝ ੫. ਦਿਨ ੪ : ੪ (137) 


“ਹੋਇ ਸਹਾਈ ਜਿਸ ਤੂੰ ਰਾਖਹਿ ਤਿਸੁ ਕਹਾ ਕਰੇ | 


ਸੰਸਾਰੁ।” -- ਗੁਜ ੫, ੨੩, ੨ : ੨ (500) 


-- ਦੇਵ ੫, ੨੫, ੪ : ੧ (533) । 











_(ਬਚਾ ਲਏ) 
- ਮਾਰੂ ੧, ਅਸ ੩, ੧ : ੩ (1010). 
4. ਸਾਂਭਦਾ, ਬਚਾਂਦਾ 
“ਬਿੰਦੁ ਨ ਫਾਖਹਿ ਜਤੀ ਕਹਾਵਹਿ। ” 
-- ਰਾਮ ੧, ਅਸ ੨, ੪ : ੧ (903). 
ਰਾਖਹੁ - ।. ਰਖੋ, ਬਚਾ ਲਵੇ 
“ਸਰਣਿ ਪਰੇ ਕੀ ਫਾਖਹੁ ਸਰਮਾ। ” 
-- ਆਸਾ ੫, ਸੋਦ ੪, ੨ : ੪ (12) 
“ਕਰਿ ਕਿਰਪਾ ਨਾਨਕੁ ਗੁਣ ਗਾਵੇ ਰਾਖਹੁ ਸਰਮ 
ਅਸਾੜੀ ਜੀਉ। ” ਰ੍ 
-- ਮਾਝ ੫, ੩੭, ੪ : ੩ (105) 
2. ਰਖੋ, ਸੰਭਾਲ ਲਵੇ 
“ਪ੍ਰਾਨ ਆਧਾਰੁ ਰਾਖਹੁ ਸਦ ਚੀਤ। ” 
<- ਗਉ ੫, ੧੦੮, ੧ : ੨. (187) 
ਪਰਾਤੇ।” 
-- ਗਉਂ ੫, ੧੩੫”, ੨ : ੨ (209) 
3. ਧਰੋ 
“ਰਾਖਹੁ ਕੰਧ ਉਸਾਰਹੁ ਨੀਵਾਂ।” 
- ਸੋਰ ਰਵਿ, ੬, ੨ : ੧ (659) 
ਰਾਖਣ -- ਰਖਣ 
“ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ । ” 
-- ਆਸਾ ੫, ੧੩੭, ੧ : ੨ (405) 
ਰਾਖਣਹਾਰਾਂ -- (ਸੰ. ਕਠ) ਰਖਿਆ ਕਰਨ ਵਾਲਾ, 
ਬਚਾ ਲੈਣ ਵਾਲਾ 
"ਭਗਤ ਜਨਾ ਕਾ ਰਾਖਣਹਾਰਾ। ` 
- ਮਾਰੂ ੫, ੩੨, ੫ : ੧ (1008) 
ਹੋਰ ਰੂਪ -- ਰਾਖਣਹਾਰਿਆ --' 
“ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ। ” 
(ਹੇ ਰਖਿਆ ਕਰਨ ਵਾਲੇ ਪ੍ਰਭੂ) 
-- ਆਸਾ ੫, ੧੦੫, ੧” : ੧ (396) 
ਰਾਖਣਹਾਰੁ -- 
“ਜੀਅ ਜੁਗਤਿ ਸੁਜਾਣੁ ਸੁਆਮੀ ਸਦਾ 
ਰਾਖਣਹਾਰੁ।” (ਰਖਿਆ ਕਰਨ ਵਾਲਾ) 
- ਮਾਰੂ ੫, ਅਸ ੨, ੩ : ੨ (1017) 
ਰਾਖਤ -- ।. ਬਚਾ ਲੈਂਦਾ ਹੈ, ਰਖ ਲੈਂਦਾ ਹੈ 
“ਤਾ ਕਉ ਰਾਖਤ ਦੇ ਕਰਿ ਹਾਥ। ” 





- - ਗਉਂ ੫, ਸੁਖ ੧੭, ੫ : ੪ (286) 
ਆਇਓ ਜੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ 
ਮੁਗਧੁ ਫਿਰੈ।”” (ਬਚਾਉਂਦਾ) 
- ਆਸਾਂ ਕਬ, ੧੫, ੨ : ੨ (479) 
ਹੋਰ ਰੁਪ -- ਰਾਖਤਾ -- _ 


ਪਿਆਰਿ।” (ਰਖਿਆ ਕਰਦਾ ਹੈ) 
- ਗਉ ੪, ੫੧, ੧ : ੩ (168) 
_ਰਾਖਤੇ -- ` 
“ਰਾਸਿ ਬਿਰਾਨੀ ਫਾਖਤੇ ਖਾਯਾ ਘਰ ਕਾ ਖੇਤੂ।” 
(ਬਚਾਉਂਦਾ, ਰਖਿਆ ਕਰਦਾ ) 


-- ਸਲੋ ਕਬ, ੯੮ : ੨ (1369) | 


2. ਰਖਦਾ/ਕਰਦਾ ਹੈ 
“ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ 
ਮਾਨੀ।” 
- ਆਸਾਂ ੫, ੧੨੮, ੧” : ੨ (403) 
ਰਾਖਦਾ -- ਬਚਾ ਲੈਂਦਾ ਹੈ, ਰਖਿਆ ਕਰਦਾ ਹੈ 
ਧਾਰਿ।” - ਸਿਰੀ ੫, ੮੧, ੪ : ੧ (46) 
ਹੋਰ ਰੂਪ -- ਰਾਖਦੇ -- ਰ 
“ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ 
ਕਹਾਵਹਿ।” (ਬਚਾਉਂਦੇ, ਰੋਕਦੇ) 
- ਆਸਾ ੧, ਅਸ ੧੪, ੬ : ੧ (419) 
ਰਾਖਨ -- ।. ਰਖਨ, ਸੰਭਾਲਣ 
“ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ 
ਮੈਰਾ।” 
2. ਬਚਾਉਣ, ਰਖਿਆ ਕਰਨ ਦੇ 
“ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ।” 
___- ਜੈੜ ੫, ਛੰ ੨, ੧ਸ : ੨ (704) 
3. ਬਚਾਉਣ ਵਾਲਾ, ਰਖਿਆ ਕਰਨ ਵਾਲਾ, 
ਰਖਿਅਕ 
“ਜਲ ਥਲ ਰਾਖਨ ਹੈ. ਰਘੁਨਾਥ।” 
` -- ਭੈਰ ਕਬ, ੧੮, ੩ : ੨ (1162) 
ਰਾਖਨਹਾਰ -- 1. ਰਖਿਅਕ, ਰਖਿਆ ਕਰਨ 
"ਦਾਸ ਅਪਨੇ ਕੀ ਰਾਖਨਹਾਰ। ” 


- ਗਉ ੫, ੭,੧:੪(177) 


2048 











-- ਆਸਾ ਕਬ, ੧੬. ੩ : ੧(479) । 











2. ਹੇ ਰਖਨਹਾਰ 
ਕੇ ਗੋਲੇ। -- ਧਨਾ ੫, ੧੨, ੩ : ੨ (674) 
ਹੋਰ ਰੂਪ -- ਰਾਖਨਹਾਰਾ -- 
"ਰਾਖਿ ਲੇਇ ਪ੍ਰਭੁ ਰਾਖਨਹਾਰਾ।” (ਰਖਿਆ 
ਕਰਨ ਵਾਲੇ) 
-- ਗਉ ੫, ੧੩੨, ੪ : ੧ (192) 


ਰਾਖਨਹਾਰੁ -- 
"ਅਪੁਨੇ ਦਾਸ ਕਉ ਰਾਖਨਹਾਰੁ। (ਰਖਿਆ 
_ ਕਰਨ ਵਾਲਾ) __ 
- ਗਉਂ ੫, ੧੬੭, ੧” : ੨ (199) 
ਰਾਖਨਹਾਰੇ -- . 


''ਰਾਖਨਹਾਰੇ ਕਉ ਸਾਲਾਹੀ।” (ਰਖਿਅਕ) 
- ਗਉ ੫, ੭੫, ੪ : ੪ (177) 
“ਪੰਚ ਬਿਖਾਦੀ ਏਕ ਗਰੀਬਾ ਰਾਖਹੁ 
ਰਾਖਨਹਾਰੇ। ” (ਹੇ ਰਖਿਅਕ) 
-- ਗਉ ੫, ੧੨੫", ੧ : ੧ (206) 
ਰਾਖਨਹਾਰੈ - __ 
"ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪਰ੍ਭ ਅਪੁਨੇ 
ਭਾਣੇ।”` (ਰਾਖਨਹਾਰ ਪ੍ਰਭੂ ਨੇ) 
- ਆਸਾ ੫, ੫੦, ੪ : ੧ (383) 
ਰਾਖਨਹਾਰੋ -- 
ਤੁਝ ਰਾਖਨਹਾਰੋ ਮੋਹਿ ਨਲ 
(ਰਖਿਅਕ) 
- ਬਸੰ ਕਬ, ੪, ੪ : ੨ (1194) 
ਰਾਖਨਜੋਗੁ -- ਰਖਿਆ ਕਰਨ ਦੇ ਸਮਰਥ _ 
“ਜੋ ਤੇਰੀ. ਸਰਣਾਈ ਹਰਿ ਜੀਉ ਤਿਨ ਤੂ 
ਰਾਖਨਜੋਗੁ।` -- ਪ੍ਰਭਾ ੩, ੪, ੧ : ੧ (1333) 
ਰਾਖਾ =- ।. ਰਖਾਂ, ਧਰਾਂ 
“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ 
ਪਾਉ।” `- ਸਿਰੀ ੧,੧,੪:੧(14) 


“ਹਰਿ ਜਨ ਕਾ ਰਾਖਾ ਏਕ ਹੈ ਕਿਆ ਮਾਣਸ 
ਹਉਮੈ ਰੋਇ।” 
` ਸਿਰੀ ੫, 9੧9 ” 2 (4 
3. ਰਾਖੀ ਕਰਨ ਵਾਲਾ ਰ੍ 
- ਗਉਂ ੫. ੮੦, ੩ : ੧(179) 





4. ਬਚਾਲਿਆ 
“ਮਹਾ ਅਗਨਿ ਤੇ ਹਾਥੂ ਦੇ ਰਾਖਾ।” 
- ਗਉ ੫, ਅਸ ੯, ੩ : ੨ (239) 
ਹਰਿ ਰਾਖਾ।” 
-- ਜੈਤ ੪, ੨, ੪ : ੨ (697) 
5. ਰਖਿਆ ਹੈ, ਧਰਿਆ ਹੈ 
“ਮੇਰੈ ਮਨਿ ਗੁਪਤ ਹੀਰੂ ਹਰਿ ਰਾਖਾ।” 
੨੨. ਜਿੱਤੇ %, 2, ਪੈ” ? ੧ (696) 
6. ਸੰਭਾਲਾਂ, ਬਚਾਵਾਂ _ 
“ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ।” 
`= ਮਾਰੂ ੧, ੫, ੧੯ : ੨ (990) 
ਰਾਖਿ - ।. ਰਖਿਆ (ਕਰੋ), ਬਚਾ (ਲਵੋ) 
“ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ 
ਦਇਆ।” 
“ਹੀ ਹਾ.ਪ੍ਰਭਜਾਖਿ ਲਹ 
=< ਧਨਾ ੫, ਬਦ, ਖੋ : 
2. ਸਥਾਨ ਦਿਓ 
“ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ 
ਨਿਸਤਾਰੇ।” 
` _ -- ਗਉ ੩, ੩੮, ੩ : ੪ (163) 
“ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ 
`ਸਰਨਾਈ। ” -- 
ਪਿ ਬਚਾ ਕੇ, ਸੰਭਾਲ ਕੇ 
“ਬਿੰਦੁ ਫਾਖਿ ਜੌ ਤਰੀਐ ਭਾਈ।” ` 
-- ਗਉ ਕਬ, ੪, ੩ : ੧ (324) 
“ਗੁਰਿ ਪੂਰੇ ਮੇਰੀ ਰਾਖਿ ਲਈ। ” (ਬਚਾ) 
` _.== ਕਿਲਾਂ ਖੋ, ਦੰਦ, ਕਾਂ 
4. ਰਖ, ਧਰ __ ਰ ਰ 
_ “ਤਜਿ ਚਿਤ੍ਰੈ ਚਿਤੁ ਫਾਖਿ ਚਿਤੇਰਾ। ” 
ਰ੍ - ਗਉ ਕਬ, ਬਾਂਅ ੧੨ : ੪ (340) 
`5. ਅਰਪਨ ਕਰ, ਪੇਸ਼ ਕਰ 
4 4.ਨ ਤਰ ਆਨੈਂ ਚਾਬਿ ਕੈ ਊਭੀ ਸਵ ਕਰੋਇ।” 
- ਸੋਰ ੪, ਵਾਰ ੧੪ਸ, ੩, ੧ : ੨ (648) 
ਰਾਖਿਊ -> ਰਖਿਆ, ਧਰਿਆ 
ਵੀ 
੨੬ 
_ਰੋਚ ਰੂਪ - ਰਾਖਿਓਂ -- 


2049 





<- ਸਿਰੀ ੫, ੮੪, ੪ : ੧ (47). 


੧(675)। 


ਸੋਰ ੯, ਇ. ਦੀ 2 2 064%4/% 


੧.(622%) ` 


- ਸਲੋ ਕਬ, ੬੪ :੨ (1367) 





“ਬਾਹਰਿ ਫਾਖਿਓ ਰਿਦੈ ਸਮਾਲਿ। ” (ਰਖਿਆ) 
-- ਗਉ ੫, ੧੫੭, ੧ : ੧ (197) 
ਰਾਖਿਓ -- !. ਰਖਿਆ, ਧਰਿਆ, ਵੇਖੋ “ਰਖਿਓ” 
ਜਾਹ।” (ਰਖਿਆ ਹੋਵੇ) ਰ੍ 
-- ਆਸਾ ੫, ੧੨੩, ੩ : ੧ (402) 
“ਲੇ ਰਾਖਿਓ ਰਾਮ ਜਨੀਆ ਨਾਉ। ” (ਰਖ ਦਿੱਤਾ, 
ਧਰ ਦਿੱਤਾ)-- ਆਸਾ ਕਬ, ੩੩, ੧ : ੨ (484) 
“ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ 
ਰਗ (ਰਖਣ/ਧਰਨ ਨਾਲ) 
-- ਬਿਲਾ ੯, ੩, ੨ : ੧ (831) 
2. ਰਖਿਆ ਕੀਤੀ, ਬਚਾ ਲਿਆ ਰ੍ ਰ 
“ਕਰ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ 
ਕਿਆ ਜਾਨੈ ਇਹੁ ਲੋਕੁ ਅਜਾਨਾ।” 
-- ਆਸਾ ੫, ੭, ੧” : ੨ (372) 
3. ਰਖੀ ਬੈਠਾ ਭਾਵ ਕਰੀ ਬੈਠਾ ਹੈ ਰ 
"ਇਸੁ ਊਪਰਿ ਲੇ ਰਾਖਿਓ ਗੁਮਾਨ। ” 
-- ਆਸਾ ੫, ੧੪, ੩ : ੨ (374). 
ਰਾਖਿਅਨੁ -- ਰਖੇ ਹਨ 
“ਜੋ ਧੁਰਿ ਰਾਖਿਅਨੁ ਮੇਲਿ ਮਿਲਾਇ।” 
-- ਗਉ ੩, ੨੫, ੪ : ੧ (159) 
ਰਾਖਿਆੜਾ -- ਬਚਾ ਰਖਿਆ ਹੈ 
“ਤਿਨ ਘਰੁ ਰਾਖਿਅੜਾ ਜੋ ਅਨਦਿਨੁ ਜਾਗੈ ਰਾਮ। ” 
- ਤੁਖਾਂ ੧, ਛੰਤ ੨, ੪ : ੨ (1110) 


 'ਵਾਖਿਆ -- 1. ਰਖਿਆ, ਵਸਾਇਆ 


“ਹਉਮੈ ਮਮਤਾ ਮਾਰਿ ਕੈ ਹਰਿ ਭਾਖਿਆ ' 
_ਉਰਧਾਰਿ।” -- ਸਿਰੀ ੩, ੩੪, ੩ : ੨ (26) 
2. ਬਚਾ ਲਿਆ, ਰਖਿਆ ਕੀਤੀ ਰ੍ 
__ “ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ 
ਪਾਧੈ ਤੇ ਫਾਖਿਆ।” `__ ਰ੍ 
`-- ਸਿਰੀ ੪, ਵਾਰ ੧੭ : ੨ (90). 
_3, ਰੋਕ ਦਿੱਤਾ, ਹਟਾ ਦਿੱਤਾ, ਮੁਕਾ ਦਿੱਤਾ 
“ਡਰੁ ਰਾਖਿਆ`ਗੁਰਿ ਅਪਣੈ ਨਿਰਭਉ ਨਾਮੁ 
_ ਵਖਾਣਿ।” 
-- ਰਾਮ ੧, ਓਅੰ ੩੦ : ੪ (933) 
4. ਧਰਿਆ, ਅਰਪਨ ਕੀਤਾ 
“ਤਨੁ ਮਨੁ ਧਨੁ ਹਰਿ ਆਗੈ ਰਾਖਿਆ। ” 


ਰਾਖੀ ਰ 2050 








- ਪ੍ਭਾ ੧, ਅਸ ੨, ੮ : ੩ (1343) 

ਰਾਖੀ -- 1. ਬਚਾ ਲਈ, ਰਖੀ ਰ 
“ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ 
ਜਿੰਦ।” `_ _-- ਸਿਰੀ ੫, ੮2, ੪ : ੨ (46) 


“ਪੂਰੀ ਰਹੀ ਜਾ ਪੂਰੈ ਰਾਖੀ।” (ਰਖ ਲਈ, ਬਚਾ _ 


ਲਈ) 

2. ਰਖੀ, ਧਰੀ 

“ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ 
ਲੈ ਹਿਰਦੈ ਰਾਖੀ।” 


-- ਸਿਰੀ ੪, ਵਾਰ ੧੨ : ੨ (87) 


-- ਗਉਂ ੫, ੧੧੪, ੧” : ੧ (18੧) 


“ਬਿਨਵੌਤਿ ਨਾਨਕ ਟੇਕ ਰਾਖੀ ਜਿਤੁ ਲਗਿ 


ਤਰਿਆ ਸੰਸਾਰੇ।” 
__ -- ਗਉ ੫. ਛੰਤ ੨, ੪ : ੬ (248) 
3. ਭਾਵ ਵਰਤਾਈ, ਜਾਹਰ ਕੀਤੀ। - 
“ਉਸਤਤਿ ਕਰਹੁ ਪ੍ਰਭ ਅਪਨੇ ਜਿਨਿ ਪੂਰੀ ਕਲ 
ਰਾਖੀ। ” (ਟਿਕਾ ਰਖੀ) 
-- ਸੋਰ ੫, ੫੩, ੩ : ੧ (622) 
ਰਾਖੀਅਲੇ -- ਰਖਦਾ ਹੈ 
“ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ 
ਰਾਖੀਅਲੇ। ? -- ਰਾਮ ਨਾਮ, ੧, ੧ : ੨ (972) 
ਰਾਖੀਐ -- ।. ਰਖ ਲਵੋ, ਬਚਾ ਲਵੋ 
“ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ” 
-- ਸਿਰੀ ੪, ਵਾਰ ੨੦ : ੪ (91) 
ਨਹ ਹੰਸੁ ਨਹ ਕੰਧੁ ਛੀਜੈ।” (ਸਾਂਭ ਲਈਏ) 
- ਮਾਰੂ ੧, ੯, ੧: ੨ (991) 





2. ਧਰੀਏ 
“ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ।” 
`__- ਆਸਾ ੧, ਅਸ ੧੫, ੭ : ੨ (419) 
ਫਾਖੁ - ।. ਸੰਭਾਲ 
“ਸੋ ਘਰੁ ਰਾਖੁ ਵਡਾਈ ਤੋਇ। ” 
-- ਆਸਾ ੧, ਸੋਰ ੨, ੧" : 
2. ਰਖਿਆ ਕਰ, ਬਚਾ ਲੈ 
“ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ 
ਰਾਖੁ ਵਤ ਵਡਾ ਹੇ।” 
-- ਗਉ ੪. ਸੋਹ ੪, ੪ :੧(।3) 


੨ (12) 


3. ਧਰ, ਰਖ 





“ਤਿਸ ਕੀ ਟੇਕ ਮਨੈ ਮਾਹਿ ਭਾਖੁ।” 
-- ਗਉ ੫, ੭੬,੨:੧(175) 
“ਰਾਖੁ ਰਾਖੁ ਸਰਣਿ ਪਰ੍ਭ ਅਪਨੀ ਅਗਨਿ ਸਾਗਰ 
ਵਿਕਰਾਲਾ।” (ਰਖ, ਸਥਿਤ ਕਰ, ਸਥਾਨ 
ਦੇ) - ਆਸਾ ੫, ੩੦, ੨ : ੧378) 

4. ਰਖਨ ਵਾਲਾ, ਬਚਾ ਲੈਣ ਵਾਲਾ 

“ਤੂ ਆਪੇ ਸੁਰਤਾ ਆਪਿ ਚਾਖੂ। ” 
-- ਬਸੰ ੧, ਅਸ =, ੪ : ੩ (11686). 


। ਰਾਖੇ -- ।. ਬਚਾਏ 


“ਗੁਰਿ ਫਾਖੇ ਸੇ ਉਬਰੇ ਹੋਰਿ ਮੁਨੀ ਧੰਧੈ ਨਗਿ।” 
-- ਸਿਰੀ ੧, ੧੪, ੨ : ੩ (19) 
2. ਰੋਕੇ 
“ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਾਨੈ 
_ਮਧੁ ਆਸ੍ਰਮਾਈ। ” ਰ 
-- ਸਿਰੀ ੧, ੨੬, ੨ : ੨ (23) 
“ਧਾਵਤ ਰਾਖੇ ਠਾਕਿ ਰਹਾਇਆ। ” 
-- ਮਾਰੂ ੧. ਅਨ ਤੇ, ੬ : ੨ (16022). 
ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ 
_ ਅਭਿਮਾਨੂ। ” 
_- ਪ੍ਰਭਾ ੧, 2,੨ : ੧(1329) " 
. ਰਖੇ ਹਨ 
ਮਨ ਸਨ 
ਮੁਖਿ ਦੀਏ।” ਰ੍ 
-- ਰਾਮ ੧. ੪. ੨ : ੧ (877) 
"ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ 
ਰਾਖੇ।” (ਧਰੇ) 
- ਰਾਮ ੫, ੭, ੩ : ੧ (884) 
“ਚਰਨ ਕਮਲ ਪ੍ਰਭ ਰਾਖੇ ਚੀਤਿ।” (ਰਖੇ) 
-- ਮਾਰੁ ੫, ੯, ੧ : ੧(1001) 
“ਆਸ ਅਪਾਰ ਦਿਨਸ ਗਣਿ ਰਾਖੇ ਗੁਸਤ ਜਾਤ 
ਬਲੁ ਜਰਣੀ।”” (ਧਰੇ ਹੋਏ) ੍ 
-- ਸਾਰ ੫, ੭੭,੧:੨ (1219) 
"ਰੂ ਰਣ ਕਰਿ ਰਬ ਏਕਤ ਕੋਇ ਨ ਕਿਸ 
`” (ਟਿਕਾਏ ਹੋਏ) 
- ਸਾਰ ੫, ਅਸ ੧, ੩ : ੨ (1235) 
4. ਰਖਿਆ ਕਰਨ ਵਾਲੇ; ਰਖਿਅਕ 
“ਜਿਸ ਕੇ ਰਾਖੇ ਹੋਏ ਹਰਿ ਆਪਿ।” 


ਰਾਖੈ ਰ੍ ਰ੍ 2051 








“ਜਨ ਕੇ ਤੁਮ ਹਰਿ ਰਾਖੋ ਸੁਆਮੀ ਤੁਮ ਜੁਗਿ 
ਜੁਗਿ ਜਨ ਰਖਿਆ। ” 
- ਕਲਿ ੪, ੨. ੩ : ੧ (1319) 
ਰਾਂਥੈ -- ।. ਰਖਣ, ਰਖੇ 
“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ।” 
`__-- ਸਿਰੀ ੧, ੧, ੩ : ੨ (14) 
ਜਿਉ ਸਾਰਿਬੂ ਚਾਬੈ ਤਿਉਂ ਚਰੈ ਇਸੁ ਲੋਭੀਂ-ਕਾ 
ਜੀਉ ਟਲਪਲੈ।” 
-- ਸਿਰੀ ੧, ੩੩, ੧" : ੨ (25) 
ਬਜਰ ਕਿਰ ਕਰਿ ਚਾਲੈ ਸੈਇ।  (ਫਿਕਾਂਏ) 
- ਗਉ ਕਬ, ਵਾ ੭ : ੧ (344) 
2. ਰੋਕੇ 
“ਬੰਧਨ ਮੁਕਤੁ ਸੰਤਹੁ ਮੇਰੀ ਰਾਥੈ ਮਮਤਾ। ” 
-- ਸਿਰੀ ੫, ੯੭, ੩ : ੨ (52) 
3. ਬਚਾਏ, ਸੁਰਖਿਅਤ ਰਖੇ, ਰਖਿਆ ਕਰੇ 
` “ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਥੈ ਪੰਜ ਦੂਤ 
ਸਬਦਿ ਪਚਾਵਣਿਆ।” 
=- ਮਾਝ 8. 2, 2 - 30113) 
ਬੀਰ ਰਲੀ ਦਸ ॥ਬਚਾਉਦਾ॥ 
-- ਗਉ ੫, ੧੩੦. ੧" : ੨ (192) 
4. ਧਰੇ | 
ਆ ਕੋਮਜਤਕਿ ਚਾਥੋ! ਹਾਥ” 


--.ਰਾਮ ੫. ੫੬, > : ੧ (900) 


_ਫਾਂਥੈ।`` (ਧਰੇ) 
- ਤੁਖਾਂ ੧, ਛੰਤ ੪, ੩ : ੫ (1111) 
ਰਾਗ -- ।. ਸੁਰਪੁਬੰਧ ਰ੍ 


“ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ 
ਗਾਵਣਹਾਰੇ । ” -- ਜਪੁ ੧, ੨੭ : ੩ (6) 
- ਆਸਾ ੧, ਅਸ ੭, ੧ : ੨ (414) 
2..ਰਸ _ 
ਮਰਮਮਿ ਲਾਗ ਸੁਆਦ ਅਨ ਕਿਆਰੀ” 
- ਆਸਾਂ ੧, ਅਸ ੮, ੭ : ੧ (415) 
3. ਪ੍ਰੀਤ, ਮੋਹ 
“ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ 
ਨਿਆਰੋ।” 


- ਸ਼ੂਹੀ ੫, ਛੰਤ ੧੧, ੩ : ੫ (785) 








ਰਾਂਗ -- ਰੰਗ ਕੇ 
“ਹਰਿ ਰੰਗ ਰਾਂਗ ਭਏ ਮਨ ਲਾਲਨੂੰ ਰਾਮ ਨਾਮ ਰਸ 
ਖੀਵਨਿ।” _-- ਸਾਰ ੫, ੯੧! ੧ : ੨ (1222) . 
ਰਾਗਉ -- ਪੇਮ ਤੋਂ 
ਪੀਰ ਜੰਗ ਗਜ ਤੋਤੇ ਦਿ ਮੀਚ ਜਾਗ” 

_- ਬਿਲਾ ੫, ੩੨, ੩ : ੧ (80) 
ਰਾਂਗਉ -- ਰੰਗਦਾ ਹਾਂ 
“ਰਾਂਗਨਿ ਰਾਂਗਉ ਸੀਵਨਿ ਸੀਵਉ।” 

-- ਆਸਾ ਨਾਮ, ੩, ੨ : ੧ (485) 
ਰਾਗਹੁ -- ਰੰਗੋ ਰ੍ 
“ਨਾਨਕ ਨਾਉਂ ਹਚਿ ਕੈ ਰੰਗਿ ਚਾਗਰ ਚਚਨ ਕਮਲ 

ਸੰਗਿ ਧਿਆਨ।” 

- ਕੇਦਾ ੫, ੩,੨:੨(1119). 
ਰਾਗੰਨ -- ਰਾਗਾਂ, ਸੁਰਪ੍ਰਬੰਧਾਂ 
“ਸਭੈ ਪੁਤ ਰਾਗੰਨ ਕੇ ਅਠਾਰਹ ਦਸ ਬੀਸ।” 

- ਰਾਗ ੧ : ੬੦ (1430) 
ਰਾਂਗਨਹਾਰਾ -- ਰੰਗਨ ਵਾਲਾ ਰ 
“ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ 
ਰਾਂਗਨਹਾਰਾ। ” 
- ਪ੍ਰਭਾ ੧, ੧੫. ੧ : ੧ (1331) 








`ਰਾਂਗਨਠਿ -- ਮੱਟੀ, ਜਿਸ ਵਿਚ ਕਪੜੇ ਰੰਗੇ ਜਾਂਦੇ 


ਹਨ 
-- ਆਸਾ ਨਾਮ, ੩, ੨ : ੧ (485) 
(ਮਹਾਨਕੋਸ਼ ਤੇ ਸੰਥਿਆ ਅਰਥ 'ਰੰਗਣ ਯੋਗ' 
ਕਰਦੇ ਹਨ। ) 
ਰਾਗਨੀ -- ਰਾਗ ਦੀ ਪਤਨੀ ਰ 
_ ਕਿਆ ਲੀਨਾ।” _ ਰ੍ 
- ਸੈਰ ਕਬ, ੩, ੩ : ੨ (654) 
ਰਾਗਾ -- ਰਾਗਾਂ, ਸੁਰਪ੍ਰਬੰਧਾਂ ` 
“'ਰਾਗਾ ਵਿਚਿ ਨੀ ਰਾਗ ਹੈ ਜੇ ਸਤਿ ਧਰੇ ਿਆਚ।” 
- ਸਿਰੀ ੪, ਵਾਰ ੧ਸ, ੩, ੧ : ੧ (83) 
_ਹੋਰ ਰੂਪ -- ਰਾਗਾਂ -- 
ਰ੍ “ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ 
ਵਸਿਆ ਮਨਿ ਆਇ।”' _ _ 


-- ਸਲੋ ੪, ੨੪ : ੧ (1423. 


ਰਾਂਗਾ . 2052 ਰਾਚਿ 








ਰਾਂਗਾ - ਰੰਗਿਆ ` | _ "ਮੋਹਨੁ ਪ੍ਰਾਨ ਮਾਨ ਰਾਗੀਲਾ। ” 
“ਹਰਿ ਚਾਰ੍ਹਿਉ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ` ਗੂਜ ੫, ੧੩, ੧”: ੧(498). 
ਚਲੂਲੈ ਫਾਂਗਾ। ” ਰ ਰਾਗੁ -- ਸੰਗੀਤ ਪ੍ਰਬੰਧ 
__ ` ਮਾਲੀ 8, 8, 8 : ੧ (985) ਰਿ ਜੀ ਜਬਰ 
ਰਾਗਿ - ।. ਸੁਰਪ੍ਰਬੰਧ, ਰਾਗਨੀ -- ਸਿਰੀ ੪, ਵਾਰ ੧ਸ, ੩, ੧ : ੧ (83) 


“ਗਉੜੀ ਫਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ।” | ਫਾਂਗੇ -- ਰੰਗੀਜ ਕੇ, ਰ 
-- ਗਉ ੪, ਵਾਰ ੨੦ਸ, ੩, ੧ : ੧ (311) | “'ਬਿਛੁਰਤ ਮਿਲਾਇ ਗੁਰ ਸੇਵ ਰਾਂਗੇ। ” 


2. ਰਾਗਨਾਲ . - ਬਸੰ ੩, ੨, ੨: ੩ (1172) 
“ਇਕਿ ਗਾਵਹਿ ਰਾਗ ਪਰੀਆ ਫਾਗਿ ਨ | ਰਾਂਗੈ =- ਰਾਗਾਂ ਤੋਂ ਰ 

ਭੀਜਈ। ” “ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ 

- ਮਲਾ ੧, ਵਾਰ ੧੭ : ੨ (1285) |  ਜਾਇ।” __ -- ਸਲੋ ੪, ੨੪ : ੩ (1423) 





ਵਗ ਨਾਇ ਮਨ ਦਬ ਲੀਇ।” (ਰਗ ਚਿਰ) ਰਾਚਉ -- ਰਚਦਾ/ਟਿਕਦਾ ਹਾਂ 
-- ਪੁਭਾ ੧, ਅਸ ੧, ੪ : ਨੀ “ਭਗਤਿ ਕਰੀ ਰਾਚਉ ਹਰਿ ਨਾਇ।” 





ਰਾਂਗਿ -- ।. ਰੰਗ ਨਾਲ __ -- ਗਉਂ ੧, ਅਸ ੧, ੬ : ੨ (220) 
“ਕਾਪੜੁ ਕਾਠੁ ਰੰਗਾਇਆ ਰਾਂਗਿ। ” ਰਾਚਹਿ -- ਰਚਿਤ ਹੁੰਦੇ, ਦਿਲਚਸਪੀ ਰਖਦੇ, ਮਗਨ 
`. - ਸਾਰ ੪, ਵਾਰ ੧੫ਸ, ੧, > : ੧ (1243) ਹੁੰਦੇ, ਪਿਆਰ ਪਾਂਦੇ 
2. ਰੰਗ ਵਾਲਾ, ਰੰਗੀਲਾ “ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ।”` 

ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ। -- ਸਿਰੀ ੧, ੪, ੪ : ੩ (15) 


- ਪ੍ਰਭਾ ੧, ੧੫, ੧" : ੧ (1331) ਹੋਰ ਰੁਪ -- ਰਾਚਹੁ =- , 
ਰਾਗਿਓ -- ਪ੍ਰੇਮ (ਰਾਗ) ਸਹਿਤ ਹੋਇਆ, ਪ੍ਰੇਮੀ “ਤਿਸੁ ਪ੍ਭ ਤਿਆਗਿ ਅਵਰ ਕਤ ਰਾਚਹੁ ਜੋ 





ਹੋਇਆ ਸਭ ਮਹਿ ਰਹਿਆ ਸਮਾਈ।” (ਪਿਆਰ 
“ਚਰਨ ਕਮਲ ਜਾ ਕਾ ਮਨੁ ਰਾਗਿਓ।” ਪਾਓ, ਰਚੋ)-- ਸੋਰ ੫, ੩੨, ੧ : ੨ (617) 

- ਧਨਾ ੫, 82, ੧ : ੨ (682) ਰਾਚਤ -- ਰੁਚਿਤ ਹੋਣਾ, ਪਿਆਰ ਪਾਉਣਾ 
ਕੀ ਗਾਏ ਕਾਰ ਜੀ ਸਹਿ __ ਪਹਿਰਤ ਖਾਤ।” ਰਾ” 
`. ਨਹੀ ਹਰਿ ਹਰਿ ਭੀਜੈ ਰਾਮ ਰਾਜੇ।” -__. ___ ”= ਕੈਦਾ ੫, ੭, ੧? ੨ (1120) 


ਹ - ਆਸਾ ੪, ਛੰਤ ੧੮, ੪ : ੧ (450) | ਰਾਚਾ -- ਰਚ ਗਿਆ, ਮਗਨ (ਮਸਤ) ਹੋ ਗਿਆ 
_(ਮਹਾਨਕੋਸ਼ ਨੇ ਅਰਥ “ਰਾਗ”, 'ਕੰਠ' ਦੇ |` “ਸੋ ਸਾਚਾ ਮਿਲਿ ਸਾਚੇ ਰਾਚਾ।” 


ਆਲਾਪ ਦੁਆਰਾਂ ਕੀਤਾ ਹੈ) ਰ - ਧਨਾ ੧, ਅਸ ੨, ੩ : ੨ (686) 
ਰਾਂਗੀ -- ਰੰਗੀਜ ਕੇ ਰਾਚਿ - ।. ਮਸਤ ਹੋ ਕੇ, ਮਗਨ ਹੋ ਕੇ , ਲਗ ਕੇ 
“ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ “ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ 
ਰੰਗਿ ਫਾਂਗੀ। ” ਤਿਨਹੂੰ ਲਉ ਹਸੂਆ।” 

- ਮਲਾ੫ਪ,੫,੧:੨(1267)1. - ਗਉ ੫, ੧੨੭", ੨ : ੧ (206) 
ਰਾਗ -- ਰਾਗਾਂ ਵਿਚ ਰ੍ __ 2. ਲਗੇ ਹੋਣਾ 
“ਜੂਠਿ ਨ ਰਾਗ? ਜੂਠਿ ਨ. ਵੇਦੀ।” ਹ “ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ 

- ਸਾਰ ੪, ਵਾਰ ੭ਸ, ੧, ੧ : ੧ (1240) ਪਿਆਸ ਨ ਜਾਇ।” ਰ੍ 


ਰਾਗੀਲਾ -- ਰੰਗਲਾ, ਚੋਜੀ `__` - ਰਾਮ ੩, ਅਨ ੩੨ : ੧ (921) 


ਰਾਚੀ ` 
. ਬਚਾ ਕੇ, ਰਚ ਕੇ 


ਨਾ ਰਾਭਿ ਜਿਨਿ ਰਚੀ ਜਿਨਿ ਸਿਰਿਆ 
ਆਕਾਰੁ ।” 





- ਰਾਮ ੧, ਓਅੰ ੪੬ : ੭ (936) 

4. ਰਚੇ ਹੋਣਾ, ਸਮਾਏ ਹੋਣਾ 
“ਰਚਨਾ ਰਾਚਿ ਰਹੇ ਨਿਰੰਕਾਰੀ ਪਭ ਮਨਿ ਕਰਮ 
ਸੁਕਰਮਾ। ' 

-- ਤੁਖਾ ੧, ਬਾਰਾ ੧ : ੫ (1107) 
ਰਾਚੀ -- ।. ਰਚੀ, ਸਿਰਜੀ, ਪੈਦਾ ਕੀਤੀ 
“ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ 

ਰਚਨਾ ਰਾਚੀ। ” 

-- ਵਡ ੧, ਅਲਾ ੪, ੧ : ੩ (581) 
2. ਰਚਾ ਕੇ, ਲਾ ਕੇ 

“ਬਹਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ। ” 


= ਗੈਰ ੫. ੬, ੧੯ : ੨ (1157) 
ਬਨਿ ਨਕ 
ਅਪਾਰੋਂ 93 (ਲਾਈ) 


-- ਸਾਰ ੫, ੧੧੦, ੧ : ੨ (1225) 
“ਸੇਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ। (ਲਗਾ) 
- ਮਲਾ ੫, ੪ ਸਿ - ੪ (1271) 
ਰਾਚੀਲੇ -- ਬਣਾਇਆ ਹੈ ਰੱ. 
“ਜਾਂਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਵੜਾ 
ਜਿਨਿ ਬਿਸ ਸੰਸਾਰ ਰਾਚੀਲੇ। ” 
-- ਮਲਾ ਨਾਮ, ੧, 2 : ੧ (1292) 
ਰਾਚੁ - ਰਚ, ਲੀਨ ਹੋ 
“ਰੇ ਮਨ ਮੇਰੇ ਤੂੰ ਤਾ ਸਿਉ ਰਾਚੂ । ' 
-- ਗਉ ੫. ਸੁਖ ੬, 2 : ਦ (270) 
ਰਾਚੇ -- ।. ਰਚੇ, ਲੀਨ ਹੋਵੇ 
-- ਮਾਝੇ ੩, ਅਸ ੧੩, ੧ : ੨ (116) 
2. ਰਚੀ ਹੈ 
“ਮਿਲੇ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ 
ਵੀਚਾਰੁ ਪਤੀਣਾ । 
-- ਰਾਮ ੧, ਅਸ ੮, ੪ : ੧ (907) 
ਵਾਂਝੇ -- ਲਗਿਆਂ ` 
"ਰੈ ਰਾਚੈ ਸਚ ਰੰਗਿ ਸਮਾਇ। ” 
-- ਗਉ ੩. ਗੱ 


2053 


.-___---------->---- "੫ ਮ == 








: ੨ (1527) 


ਰਾਜ 
“ਕੇਵਲ ਭਾਤਿ ਕੀਰਤਨ ਸੰਗਿ ਫਾਂਚੈ।” (ਲੀਨ 
ਹੋਇਆਂ) _-- ਗਉ ੫. ਸੁਖ ੯, ੨ : ੬ (274) 
“ਕਹੁ ਨਾਨਕ ਜੋ ਰਾਚੈ ਨਾਇ।” (ਲੀਨ ਹੋਏ) 
-- ਆਸਾ ੫, ੭੦, ੪ : ੧ (388) 
ਰਾਜ - ।. ਦੇਸ, ਰਿਆਸਤ, ਹਕੂਮਤ, ਬਾਦਸ਼ਾਹਿਤ 
“ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ।” 
_- ਸਿਰੀ ੫, ੮੫,੧:੧(47) 
“ਰਾਜ ਮਿਲਕ ਸਿਕਦਾਰੀਆ ਰਸ ਭੋਗਣ 
ਬਿਸਥਾਰ।” 
-- ਸਿਰੀ ੫, ਅਸ ੨੬, ੬ : ੧(70) 
“ਖਿਨ ਮਹਿ ਨੀਚ ਕੀਟ ਕਉ ਫਾਜ। ` (ਤਖ਼ਤ) 
-- ਗਉ ੫. ਸੁਖ ੧੧, ੪ : ੧ (277) 
2. ਰਾਜਾ 
ਜਿਨਿ _ਸੰਵਿਆਂ ਪ੍ਭ ਆਪਣਾ ਸੋਂਝੀ ਰਾਜ 
ਨਰਿੰਦੂ।” -- ਸਿਰੀ ੫, ੮੮, ੨ : ੪ (49) 
“ਬਿਖੈ ਫਾਜ ਤੇ ਅੰਧੁਲਾ ਭਾਰੀ।`”” (ਰਾਜਾ 
<< ਗਉ ੫, ੧੫੧. ੧ : ੧ (196) 
“ਜੈਸੇ ਫਾਜ ਰੰਕ ਕਉ ਲਾਗੈ ਤੁਲਿ ਪਵਾਨ। ” 
(ਅਮੀਰ) ਸਾ 
-- ਗਉ ੫. ਸੁਖ ੮, ੧ :੬ 
“ਰਾਜ ਲੀਲਾ ਤੇਰੈ ਨਾਮਿ ਬਨਾਈ। ” 
“_ -- ਆਸਾਂ ਖ. ੫੭, ੧੧ (385) - 
4. (ਸੰ. ਵਰਜ) ਰਸੀ 
ਮਰਮ ਜਨਾਇਆ। ” ਰ 
--- ਸੋਰ ਫਵਿ, ੧, ੩ : ੧ (656) 
ਐਸਵਰਜ 
- ਮਾਰੂ ੫, ਅਸ ੭, ੨ : ੧ (1019) 
6. ਮਾਇਆ ਦੇ ਤਿੰਨਾਂ ਗੁਣਾਂ ਵਿਚੋਂ ਇਕ, ਰਜ 
ਗੁਣ, ਅਹੰਕਾਰ ਤੇ ਮੋਹ ਦਾ ਉਤੇਜਕ ਰ 
“ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ 
ਬੇਨਾਧਾ।” -- ਸਾਰ ੫. ੬, ੩ : ੧ (1204) 
7. ਪ੍ਰਕਾਸ਼ 
"ਅੰਤਰਿ ਰਵਤੌ ਫਾਜ ਰਵਿੰਦਾ” (ਪ੍ਰਕਾਸ਼ ਕਰ 
ਰਿਹਾ ਹੈ) -- ਪ੍ਰਭਾ ੧, ੧੪, ੨ : ੪ (1331) 


(93). 


4 


ਚ 


ਰਾਜ 


2054 











ਰਾਜੰ -- ਰਾਜ, ਬਾਦਸ਼ਾਹਤ __ 
"'ਰਾਂਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ।” 


- ਮਾਰੂ ੧, ਅਸ ੧੧, ੪ : ੧(1015) | 


ਰਾਜਇਆ -- ਬਾਦਸ਼ਾਹਤ,_ ਰਾਜ 
“ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ 
ਰਾਜਇਆ। ”-- ਸਾਰ ੫, ੪੭, ੨ : ੨ (1213) 
ਰਾਜਸ -- 'ਰਜ` ਗੁਣ ਵਾਲੇ ਰ 
“ਕਈ ਕੋਟਿ ਰਾਜਸ ਤਾਮਸ ਸਾਤਕ। ” 
- ਗਉ ੫. ਸੁਖ ੧੦, ੪ : ੧ (276) 
ਰਾਜਸਭਾ -- ਰਾਜ ਦਰਬਾਰ 
ਨਲ ਤਲ 
ਆਈ।” - ਮਾਰੂ ੯, ੧. ੧ : ੧ (1008) 
ਰਾਜਸੁ -- 'ਰਜ` ਗੁਣ 
“ਰਾਂਜਸੁ ਸਾਤਕੁ ਤਾਮਸੁ ਡਰਪਹਿ ਕੋਤੇ ਰੂਪ 
ਉਪਾਇਆ। ” -- ਮਾਰੂ ੫, ੧, ੩ : ੧ (998) 
ਰਾਜਕੁਆਰਿ -- ਰਾਜ-ਕੁਮਾਰੀ 
“ਗਾਛਹੁ ਪੁਤ੍ਰੀ ਰਾਜਕੁਆਰਿ। ” 
`- ਬਸੰ ੧, ਅਸ ੧, ੭ : ੧ (1187) 
_ਰਾਜੰਗਾ -- ਰਾਜੇ 
ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ 
ਕਰਹਿ ਰਾਜੰਗਾ। ” ਰ 
- ਬਿਲਾ ੫, ੧੦੧, ੧ : ੧ (824) 
ਜੋਗ ਦੀ ਇਕ ਪ੍ਰਕਾਰ, ਗ੍ਰਹਸਥ ਵਿਚ 


ਜਾਣੇ।” ` ` -- ਸਵ ੪, ਕਲ ੧੨ : ੪ (1398) 


੪ ਜੋ ਹਾ 


ਰਾਜਦੁਆਰੈ -- ਰਾਜੇ ਦੇ ਦਰ ਤੇ 
“ਰਾਜਦੁਆਰੈ ਸੋਭ ਸੁ ਮਾਨੈ।” 
-- ਗਉਂ ੧, ਅਸ ੨, ੧: ੩ (221) 
ਰਾਜਨ -- ।. ਰਾਜਿਆਂ 
“ਆਖੇੜ ਬਿਰਤਿ ਰਾਜਨ ਕੀ ਲੀਲਾ।” 
-- ਗਉ ੫, ੮੧, ੩ : ੩ (179) 
“ਰਾਜਨ ਰਾਜਿ ਸਦਾ ਬਿਗਸਾਂਤਉ।” ਰ੍ 
- ਆਸਾ ੧, ੧੨, ੩ : ੨ (352) 














_2. ਰਾਜਾ 


- ਗਉ ੫, ੧੪੬", ੧: (2੧01 





2. ਹੇ ਰਾਜਾ! 
"ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ 
ਕਤ ਨਾਹੀ ਰਾਮ।” 
ਰਿ 
3. ਰਾਜਾ 
ਮਿਲਿ ਰਾਜਨ ਰਾਮ ਨਿਬੇਰਾ।” __ 
ਰ੍ - ਸੋਰ ੫, ੫੧, ੧ : 8 (621). 
4. ਭਾਵ ਪ੍ਰਭੂ ਰ 
ਰ “ਦੂਰਿ ਪਰਾਇਓਂ ਮਨ ਕਾ ਬਿਰਹਾ ਤਾ ਮੇਲੁ 
ਕੀਉ ਮੇਰੈ ਰਾਜਨ।” __ 
_-- ਧਨਾਂ ੫, ੩, ੩ : ੨ (671) 
5. ਰਾਜ ਦੇ ਕੰਮ, ਰਾਜ __ 
ਅਭਿਮਾਨੀ। ”- ਸੋਰ ੫, ੧੬,੧:੧(613) 
ਰਾਜਨਹ -- ।. ਰਾਜ, ਬਾਦਸ਼ਾਹਤ, ਹਕੂਮਤ ਰ 
`ਨਚ ਦੁਰਲਭ ਧਨੰ ਰੂਪੰ ਨਚ ਦਰਲਭੰ ਸੂਰਗ _ 
ਰਾਜਨਹ। - ਸਸ ੫, ੩੫ :-੧ (1357) 
ਰਾਜਨਹ। ` -- ਸਸ ੫. ੫੬ : ੧ (1359) 


 ਰਾਜਨਜੋਗੁ -- ਰਾਜਜੋਗੁ 


'ਰਾਜਨਜੋਗੁ ਕਰਿ ਹਾਂ।” 
ਰ੍ -- ਆਸਾ ੫, ੧੫੭, ੨ : ੫ (409) 
ਰਾਜਨੂ -- ।. ਰਾਜੇ ਨੇ 


“ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ 
ਹੋਇ।”” _ -- ਸਿਰੀ ੧, ਅਸ ੬. ੮ : ੨ (57) 


ਆਪੇ ਰਾਜਨੁ ਆਪੇ ਲੋਗਾ।” 

- ਮਾਂਝ ੫, ੧੦, ੩ : ੧(97).. 

"ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ 

ਘਟਾ ਜਸੁ ਗਾਇਓ।” (ਪ੍ਰਭੂ), ਰ੍ 

- ਸਾਰ ੫, ਅਸ ੧, ੧: ੨ (1235). 
ਰਾਜਰਸ -- ਰਾਜ ਦੇ ਭੋਗ 

ਆਸਨੰ।” ੍‌ ਰ੍ 

_= ਜੈਤ ੫, ਵਾਰ ਦਸ, ੫, ੧ - ੧ (707) 


ਰਾਜਲੀਲਾ -- ਰਾਜਿਆਂ ਦੇ ਕੌਤਕ 


ਮਗ” ਰ੍ 2055 ਰਾਜੁ 





““ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ 
ਅਫਾਰਾ।” -- ਸੋਰ ੫, ਅਸ ੩, ੭ : ੧ (642) 

ਰਾਜਾ -- ।. (ਸੰ. ਢਯਜ੍)-ਆਂਪਣੀ ਨੀਤੀ ਤੇ 
ਰ੍ ਸਦਗੁਣਾਂ ਕਰਕੇ ਪਰਜਾ ਨੂੰ ਖੁਸ਼ ਕਰਨ 

_ਵਾਲਾ, ਰਾਜ ਦਾ ਮੁਖੀ, ਮਾਲਕ 
ਧਰਮ ਦੁਆਰੇ।” (ਧਰਮ ਰਾਜ) 

-- ਜਪੁ ੧, ੨੭ : ੪ (6) 
“ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ 
ਸੁਲਤਾਨੁ । `-- ਸਿਰੀ ੧, ਅਸ ੧੨, ੪ : ੩ (61) 
“ਰਾਜਾ ਬਾਲਕ ਨਗਰੀ ਕਾਚੀ ਦੁਸਟਾ ਨਾਲਿ 
ਪਿਆਵੋ।” (ਮਨ ਰੂਪੀ ਰਾਜਾ) 

ਰ `-- ਬਸੰ ੧, ੧੧, ੧: ੧ (1171) 
2. ਰਜ ਸਕਦਾ ਹਾਂ, ਤ੍ਰਿਪਤ ਹੋ ਸਕਦਾ ਹਾਂ _ 
“ਹਰਿ ਜੀਉ ਤੇਰੀ ਦਾਤੀ ਫਾਜਾ। ” 

--- ਸੋਰ ੫, ੧, ੧" : ੧ (608) 
“ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚ ਸੂਖ 
ਮਨਾਈ।” '- ਸੂਹੀ ੪, ਅਸ ੧ ੩ : ੧ (757) 
. ਰਾਜ, ਹਕੁਮਤ 
ਵਿ ਲਗ ਲੀ 
ਇਨ ਮਹਿ ਕਹੀਐ ਕਿਆ ਕੂੜਾ। ” 
- ਮਾਰੂ ੫. ਸੋਲਾ ੧੦, ੫ : ੩ (1081) 
4. ਪ੍ਰਭੂ ਰਾਜਾ 
ਦਿ 
-- ਬਸੰ ਕਬ, ੧, ੧" : ੧ (193) 


ਰਾਜਾਸੂਮ - ਰਾਜ-ਆਸ਼ਰਮ, ਜਗਤ, ਰਾਜਾ (ਪ੍ਰਭੂ) 


ਦਾ ਨਿਵਾਸ ਸਥਾਨ ਰ੍ 
“ਰਾਜਾਸੁਮ ਮਿਤਿ ਨਹੀ ਜਾਨੀ ਤੇਰੀ। ” 
-- ਸਾਰ ਕਬ, ੨, ੧” : ੧ (1252) 
ਰਾਜਾਨ -- ਰਾਜੇ, ਸੁਰਵੀਰ 
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। ” 
`-- ਆਸਾ ੧, ਵਾਰ ੧੯ਸ, ੧, ੨ : ੪ (473) 
ਹੋਰ ਰੂਪ -- ਰਾਜਾਨੁ -- 
“ਤੈਸਾ ਰੰਗੁ ਤੈਸਾ ਰਾਜਾਨੁ। ” 


-- ਗਉ ੫, ਸੁਖ ੯, 2 : ੮ (275) 


ਪੁੰਚੇ ਸੋਹਹਿ ਦਰਿ ਰਾਜਾਨੂ। ” (ਚਾਂਜਿਆਂ ਦੇ) 
-- ਜਪੁ ੧, ੧੬ : ੩ (3) 











ਰਾਜਾਰਾਮ -- ਪ੍ਭੁ, ਕਰਤਾਰ 
“ਰਾਜਾਰਾਮ ਕਕਰੀਆ ਬਰੇ ਪਕਾਏ।” 
- ਆਸਾ ਕਬ, ੬, ੧" : ੧ (477). 
ਰਾਜਿ - ।. ਹਕੂਮਤ, ਹਕੂਮਤ ਦਾ 
"ਜੋਰੁ ਨ ਰਾਜਿ ਮਾਲਿ ਮਨਿ ਸੋਰੁ।” ਹੱ 
-- ਜਪੁ ੧, ੩੩ : ੪ (7) 
"ਰਾਜਿ ਰੰਗੁ ਮਾਲਿ ਰੰਗੁ। ” (ਹਕੂਮਤ ਦਾ, ਹਕੂਮਤ 
ਵਿਚ)-- ਮਾਝ ੧. ਵਾਰ ੧੦ਸ, ੧. ੧: ੫ (42) 
“ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ 
_ਲਹੀਐ।” (ਰਾਜ ਭਾਗ ਵਿਚ) 
-- ਗਉ ਕਬ, ੫੮, ੧” : ੨ (336) 
“ਸਚੁ ਆਪਿ ਨਿਬੇੜੇ ਰਾਜੁ ਰਾਜਿ।” (ਰਾਜ ਕਰਕੇ, 
ਹੁਕਮ ਕਰਕੇ) -- ਬਸੰ ੧, 2; ੧੨ 0130) 
2. ਰਾਜਿਆਂ ਦਾ ਰ 
ਰ (ਜਨ ਬਾਜ ਮਰੀ ਬਰ ਸਿਤਉ 
` -- ਆਸਾ ੧, ੧੨, ੩ : ੨ (352) 
_ ਰਾਜ ਵਾਲਾ, ਰਾਜਾ 
ਦਾ 
ਅਭਗੂ ਦਲਿ। ”-- ਸਵ ੪, ਸਲ ੧ : ੬ (1406). 
ਰਾਜੁ - ।. ਮਿਸਤਰੀ, ਉਸਾਰੀ ਕਰਨ ਵਾਲਾ 
“ਕਚੀ ਕੰਧ ਕਚਾ ਵਿਚਿ ਰਾਜੁ। ” 
-- ਸਿਰੀ ੧, ੩੨, ੩ : ੧ (25) 


-- ਸਿਰੀ ੩, ੩੫, ੩: ੧ (26) 


“ਰਾਜੁ ਕਹਾਵੈ ਹਉ ਕਰਮ ਮੇ ਲਧਓ ਨਲਿਨੀ 
ਕਰਮਿ ਸੂਆ।” ਰ੍ 
-- ਆਸਾਂ ੫, ੧੪੯, ੨ : ੧ (407) 
`ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ। ” 
- ਸਾਰ ਕਬ, ੨, ੩ : ੧ (1252) 
4. ਰਿਆਸਤ 

“ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ 

ਜਨ ਟੇਕ ਸੁਆਮੀ।” 
-- ਧਨਾ ੫, ੩੪, ੧: ੨ (679) 


5. ਭਾਵ ਰਾਜਗਦੀ 


ਦ< 


ਰਾਜੁਜਗੁ 


"ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ 
ਟਿਕਾਇਆ। ”-- ਰਾਮ ਸੂੰਦ, ਸਦ ੪:੫ (923) 
ਰਾਜੁਜੋਗੁ -- ਜੋਗ ਦੀ ਇਕ ਪ੍ਰਕਾਰ, ਗ੍ੁਹਿਸਤ 


“ਪੂਰਾ ਤਪੁ ਪੂਰਨ ਰਾਜੁਜੋਗੁ। ” 

- ਗਉ ੫, ੧੧੪, ੨ : ੨ (168) 
ਰਾਂਜੇ -- ।. ਹਕੂਮਤ/ਰਾਜ ਕਰਨ ਵਾਲੇ, ਪਾਤਸ਼ਾਹ 
“ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ।” 

-- ਮਾਝ ੧, ਵਾਰ ੮ : ੧ (141) 
"ਗਾਵਨਿ ਸੀਤਾ ਫਾਜੇ ਰਾਮ।”” (ਰਾਜਾ) 

-- ਆਸਾ ੧, ਵਾਰ ਪਸ, ੧, ੨ : ੮ (465) 
(ਭਾਵ ਭਰਥਰੀ, ਗੋਪੀ ਚੰਦ ਆਦਿ ਰਾਜੇ) 

- ਰਾਮ ੩, ਵਾਰ ੧੪ਸ, ੧, ੧ : ੧੫ (954) 
ਪਟਰਾਨੀ। ” -- ਭੈਰ ਨਾਮ, ੯, ੨ : ੧ (1165) 
2. ਰਜੀਦਾ ਹੈ, ਤ੍ਰਿਪਤ ਹੋਈਦਾ ਹੈ 

ਰ੍ - ਰਾਮ ੫, ੪੭, ੩ : ੩ (897) 

ਰਾਜੈ -- ਰਜਦਾ 
“ਬਿਨਾ ਸੰਤੋਖ ਨਹੀ ਕੋਊ ਫਾਜੈ।” 

- ਗਉਂ ੫. ਸੁਖ ੧੨, ੫ : ੫ (279) 
ਰਾਜੋ -- ਰਾਜ, ਹਕੂਮਤ 
_ “ਰਾਜੋ ਤੁ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ 
ਜਾਵਏ।”” _-- ਵਡ ੧, ਛੰਤ ੨, ੪ : ੩ (567) 
ਰਾਂਡ -- (ਸੰ. ਦਗਫ) ਰੰਡੀ, ਪਤੀ ਵਿਹੂਣੀ, ਜਿਸਦਾ 

`__ ਪਤੀ ਮਰ ਜਾਵੇ, ਵਿਧਵਾ 
“ਰਾਂਡ ਨ ਬੈਸਈ ਪਭ ਪੁਰਖ ਚਿਰਾਣੇ।” 
- ਬਿਹਾ ੫, ਛੰਤ ੪, ੩ : ੨ (544) 


ਰਾਂਡੀ -- ਰੰਡੀ, ਵਿਧਵਾ 


ਗੋ।” _ ` -- ਟੋਡੀ ਨਾਮ, ੩, ੧ : ੨ (718) 
ਰਾਡੇਪਾ =- ਵਿਧਵਾ ਪੁਣਾ 

“ਨਾਨਕ ਬਾਲਤਣਿ ਰਾਡੇਪਾ ਸਿਨੁ ਪਿਰ ਧਨ 

ਕੁਮਲਾਣੀ। ”-- ਸੂਹੀ ੧, ਛੰਤ ੧, ੧ : ੬ (763) 
ਰਾਣਾ -- ਰਾਜਾ ਰ੍ 


“ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ।” 


2056 





ਰਾਤਾ 





- ਰਾਮ ੧, ਓਅੰ ੪੪ : ੧ (936) 
ਰਾਣੀਆ -- ਰਾਜੇ/ਰਾਜਿਆਂ ਦੀਆਂ ਪਤਨੀਆਂ 
“ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ। ” 
- ਆਸਾ ੧, ਵਾਰ ੪ਸ, ੧, ੨ : ੫ (464) 
ਰਾਣੇ -- ਰਾਜੇ __ 
"ਏਹੁ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ।” 
- ਸੋਰ ੪, ਵਾਰ ੬ : ੧ (645) 
ਰਾਤ -- ।. ਰਤਿਆਂ, ਲਗਿਆਂ ___ 
''ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤਿ। ” 
- ਗਉਂ ੫, ੮੮, ੪ : ੪ (182) 
“ਨਾਮ ਸੰਗਿ ਮਨ ਤਨਹਿ ਰਾਭ।” (ਰਤਾ ਰਹੁ) 
`_ -- ਮਾਲੀ ੫, ੫, ੪ : ੩ (987) 
“ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ 
ਰਾਤ।”. (ਰੰਗੀਜ ਕੇ) 
-- ਕਾਨ ੫. ੧੫. ਇੰ. (1301), 
ਹੋਰ ਰੂਪ -- ਰਾਤਉ -- ੍ 
ਸਬਦ ਲੁਰਤ ਲਖ ਉਪਜ ਪਭ ਰਾਤਉ ਸੁਖ 
ਸਾਰੁ।” (ਲਗਾ, ਰਚਿਆ) 
- ਸਿਰੀ ੧, ੧੪, ੧: ੨ (62) 
"ਮੁਕਤੇ ਰਾਤਉ ਰੰਗਿ ਰਵਾਤਉ।” (ਲਗਾ/ 
ਜੁੜਿਆ ਹੋਇਆ ਹੈ ਭਾਵ ਪਿਆਰ ਕਰਦਾ 
ਹੈ) -- ਆਸਾਂ ੧. ੧੨, ੩ : ੧ (352) 
"ਨਾਨਕ ਰਾਤਉ ਰੰਗਿ ਗੋਪਾਲ।” (ਰਤਾ ਹਾਂ) . 
-- ਰਾਮ ੫, ੧੬, ੪ : ੪ (68੧7) 
ਰਾਤਓ -- ਰ੍ 
“ਬੀਚਾਰਿ ਸਤਿਗੁਰੁ ਮੁਝੈ ਪੁਛਿਆ ਭਵਰੁ ਬੇਲੀ 
ਰਾਤਓ।”” (ਰਤਾ ਹੋਇਆ) 
. _`- ਆਸਾਂ ੧, ਛੱਤ ੫, ੨ ? ੩ (439) 
2. ਰਜਨੀ, ਦਿਨ ਦਾ ਹਨੇਰਾ ਪੱਖ 
“ਸੁਖੁ ਖ੍ਰਿਆ ਸੁਹਾਗ ਪਲਕ ਰਾਤ ।” 
_ - ਕਾਨ ੫, ੪੨, ੧" : ੨ (1306) 
_ਰਾਤੜਿਆ - ਰਤਾ ਹੋਇਆ, ਰਚਿਆ ਪਿਆ 
ਰਾਮ।” _-- ਆਸਾ ੧, ਛੰਤ ੧, ੪ : ੨ (436) 
ਰਾਤਾ -- ਰਤਾ ਹੋਇਆ, ਮਗਨ, ਲਗਿਆ ਹੋਇਆ 
(ਭਾਵ ਪਿਆਰ ਕਰਦਾ) 





-- ਸਿਰੀ ੧, ੧੮. ੫ : ੧ (21) 
_'ਤਪਸੀ ਤਪਹਿ ਰਾਤਾ। ' (ਮਗਨ) 
-- ਸਿਰੀ ੫. ਅਸ ੨੭, ੨ : ੩ (71) 
“ਤੂੰ ਨਿਰਬਾਣੁ ਰਸੀਆ ਰੰਗਿ ਰਾਤਾ। 
ਰ੍ - ਮਾਝ ੫, ੨੮, ੩ : ੨ (102) 
“ਤਨ ਮਹਿ ਮੈਲੂ ਨਾਹੀ ਮਨੁ ਰਾਤਾ।” (ਰੰਗਿਆ 
ਹੋਇਆ) -- ਗਉਂ ੧, ੧੦, ੪ : ੧ (154) 
“ਜੈ ਸਿਉ ਰਾਝਾ ਤੈਸੋ ਹੋਵੈ।” (ਪ੍ਰੇਮ ਲਾਇਆ ਹੈ) 
-- ਆਸਾ ੧, ਅਸ ੧, ੩ : ੩ (411) 
“ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ 
ਪ੍ਰਭ ਹੀਰੇ।” (ਰੰਗਿਆ ਹੋਇਆ) __ 

___-- ਆਸਾ ਥੰਲਾ, ੧, ੧” : ੨ (487) 
“ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ 
_ਘਰਿੰ ਜਾਉ ਗੋ।” (ਲੀਨ ਹੋਇਆ) ਟੀ 

-- ਰਾਮ ਨਾਮ, ੨, ੧” : ੨ (973) 
ਤਿਸ ਸਿਉ ਪ੍ਰੀਤ ਛਾਡਿ ਅਨ ਫਾੜਾ ਕਾਹੂ ਸਿਰੈ 
ਨਿਤ ਰ 


- ਮਾਰੂ ੫. ਸੋਲਾ ੧੪, ੮ : ੩ (1066) 


2. ਰਸ ਗਿਆਤਾ 
“ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ 
ਰਿ 
- ਗੂਜ ੫, ਅਸ ੧, ੨ : ੨ (507) 
ਅੱ ਨਹੀਂ ਪੀਤ ਕਹ ਮੁਖਿ ਫਾੜਾ।” ਨ 
- ਸੂਹੀ ੫, ੭, ੩ : ੨ (738) 
4. ਸਮਾਇਆ ਹੋਇਆ, ਵਿਆਪਕ __ 
“ਮਨ ਤਨ ਅੰਤਰਿ ਏਕੁ ਪ੍ਰਭ ਰਾਤਾ। ” 
ਜਿ -- ਗਉ ੫, ਸੁਖ ੧੯, ੮ : ੯ (289) 
_ ਮੇਰਾ ਖ੍ਰਭੂ। ”-- ਰਾਮ ੫. ੩੮, ੧" : ੨ (੧94) 
ਰਾਤਿ -- ਰਾਤ, ਦਿਨ ਦਾ ਹਨੇਰਾ ਪੱਖ 
“ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ 
ਜਗਤੁ।” _____ - ਜਪੁ ੧, ੩ਦਸ : ੧ (8) 
“ਮੈ ਰਾਤਿ ਦਿਹੈ ਵਡਿਆਈਆਂ। ” (ਰਾਤੀਂ) 
- ਸਿਰੀ ੧, ਅਸ ੨੮, ੨੪ : ੨ (73) 
ਭਾਈ ਰੈ।” (ਅਵਿਦਿਆ ਰੂਪ ਰਾਤ) 
` _ -<- ਗਉ ੧, ੧੬,੨: ੨ (56) 


2057 ਰ 
ਤਾ ਤਦ ਤਾਜ ਦਾਦਾ 1 ਲਾ 
ਤਿਰਆ 


ਰਾਤਿਆ 





_ਜੀਉ।” 
_2. ਰੰਗੀ 


ਰਾਤੀ 


(ਭਾਵ ਜੀਵਨ) 

-- ਸੁਹੀ ੩, ਵਾਰ ੭ਸ, ੨, ੨ : ੧ (767) 
“ਈਹਾ ਬਸਨਾ ਰਾਤਿ ਮੂੜੇ।” (ਥੋੜਾ ਚਿਰ) 
-- ਰਾਮ ੫, ੨੩, ਉਇ, : ੨ (੧੧੪) 
ਗੋਵਿੰਦ ਸਿਉ। ”-- ਆਸਾ ੫, ੧੫੩. ੧ : ੧ (406) 


ਰਾਤਿਓ - ਜੁੜੇ ਹੋਇਓ, ਰੰਗੇ ਹੋਇਓ 


ਰੰਗੁ ਲਾਇ । ”-- ਸੋਰ ੫, ਅਸ ੩, ੧" : ੨ (639) 


ਰਾਤੀ -- ।. ਰਾਤਾਂ 


“ਰਾਤੀ ਰੁਤੀ ਥਿਤੀ ਵਾਰ। ” 
-- ਜਪੁ ੧, ੩੪ : ੧ (7) 
“ਤੇ ਭਾਇ ਭਗਤਿ ਕਰਹਿ ਦਿਨੁ ਰਾਭੀ ਹਰਿ ਜੀਉ 
ਵੇਖੈ ਸਦਾ ਹਦੂਰਿ।” (ਰਾਤ) 
- ` - ਸਿਰੀ ੩, ੫੪, ੨ : ੨ (34) 
-ਰਾੜੀ ਉਘੇ ਦਬਿਆ ਨਵੇ ਸੋਤ ਸਭਿ ਢਿਲਾ।” 
(ਰਾਤ ਸਮੇਂ) ਰ 
- ਗਉ ੪, ਵਾਰ ੯ਸ, ੪, ੨ : ੨ (304) 
(ਰਾਤਾਂ)- ਰਾਮ ੧, ਕੁਚ ੧ : ੬ (762) 


`“ਡੇ ਸਚਿ ਰਾਝੀ ਦੇਹੁਰੀ ਜਿਹਵਾ ਸਚੁ ਸੁਆਉ।” 
-- ਸਿਰੀ ੧, ੧੫, ੨ : ੨ (19) 
ਸਹਜੇ ਹਰਿਗੁਣ ਗਾਵਣਿਆ।” (ਰਤੀ/ਰੰਗੀ 
ਹੋਈ)-- ਮਾਝ ੩, ਅਸ ੧੭, ੧“ : ੨ (119) 
ਸਮਾਏ।” (ਲਗੀ ਹੋਈ) 
ਲਗਿ ਛੰਤ ੧, ੩ : ੫ (244). 

ਹੋਰ ਰੁਪ -- ਰਾਤ? -- 
“ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਡਦ ਇਹ 
ਹਉਮੈ ਕੀ ਢੀਠਾਈ।” (ਰਤੀਆਂ ਹੋਈਆਂ) _. 
. - ਮਲਾਂ ੫, ੬, ੧ : ੨ (1267) ਰ੍ 
3. ਰਤੀ ਵੀ, ਥੋੜੀ ਵੀ ਰੀ ਰ੍ 
_ "ਸਤਿ ਹੋਵਨੁ ਮਨਿ ਲਗੈ ਨ ਫਾਝੀ।” 


20 





_ - ਗਉ ੫, ੯੮, ੨ : ੨ (185) 
ਨਾ ਗਾ ਲੀ 9੦ (ਰਤੀ 
ਰਤੀ ਕਰ ਕੇ) 

-- ਗਉ ੫, ਸੁਖ ੩, ੧ : ੭ (265) 
“ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ 
ਮੇਰਾ ਪ੍ਰਭੁ ਮੇਲਿ ਮਿਲਾਏ ।” 

: _ = ਸੂਹੀ ੩, ਛੰਤ ੬, ੨ : ੩ (771) 
(ਦੂਜੇ “ਰਾਤੀ`-ਦਾ ਅਰਥ ਪ੍ਰੇਮ ਵਿਚ ਲਗੀ ਹੋਈ 
ਭਾਵ ਮਗਨ, “ਰਤੀ? ਹੈ) 
4. ਮਸਤ 
"ਮੇ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ 
ਰਾਮ। ” (ਪ੍ਭੂ ਮਿਲਾਪ ਵਿਚ ਮਸਤ) 


ਇੱ ਛੰਤ ੧, ਦੇ ? 2 (436) 


ਰਾਤੇ -- 1. ਲਗੇ ਹੋਏ, ਜੁੜੇ ਹੋਏ, ਰਤੇ ਹੋਏ, ਰਚੇ 
_ਹੋਏ 
“ਨਾਨਕ ਨਿਰਮਲ ਉਜਲੇ ਜੋ ਰਾਤੇ ਹਰਿ ਨਾਇ।” 


-- ਸਿਰੀ ੧, ਅਸ ੭. ੮ : ੩ (37) 
"ਤੁਮ ਹਰਿ ਸੇਤੀ ਰਾਤੇ ਸੰਤਹੁ ।” 
`ਗਉਂ ੫, ੧੩੫, ੧ 
ਹੋਰ ਰੂਪ -- ਰਾਂਤੈ -- 
“ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ 
ਰੰਗਿ ਰਾਂਭੈ। ” (ਰਤੇ) ਰ੍ 


"ਭਰੀਐ ਲੱਤ ਚ; 3 : ਚੇ 11 


੬ (੨03) 


ਦਾਂੜੋ --- ; 
““ਉਆਹੂ ਸਿਉ ਮਨੁ ਰਾਤੋ । `(ਜੁੜਿਆ/ਰਤਾ 
ਹੈ) - ਗਉ ੫, ੧੫੭", ੧ : ੨ (214) 
“ਮਨੂ ਤਨੁ ਰਾਤੋ ਹਰਿ ਕੈ ਰੰਗਿ।” (ਰੰਗਿਆ 
ਹੋਇਆ) -> ਰਾਮ ੫, ੩੧, ੨ : ੪ (892) 
ਰਾਤੋ -- ੍ 
“ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਝੋ 
ਹਰਿ ਨਾਮ ਰੰਗਿ।” (ਰੰਗਿਆ ਹੋਇਆ) 


੨ ਬਸੇ ਈ, ੧੫; ੧੯:7(1188) 

2. ਰਾਤ ਨੂੰ ਰ 
"ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ 
ਰਾਤੇ ।  -- ਗਉ ੫, ਛੰਤ ੧, ੧ : ੫ (247) 


““ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ 
ਵਿਧਣ ਰਾੜੇ।” (ਰਾਤ ਨੂੰ) 
- ਤੁਖਾ ੧, ਛੰਤ ੪, ੧ : ੩ (1111) 


ਰਾ 














ਰਾਂਬੀ 

ਮਨਹੁ ਨ ਵਿਸਰੈ।” __` 
- ਮਲਾ ੫ ਛੰਤ ੧, ੧: ੩ (1278) 
ਦੇ ਅਰਥ ਹਨ ਜੁੜੇ ਹੋਏ, ਰਤੇ 


ਕੈ 





_(ਪਹਿਲੇ “ਰਾਤੇ 
ਹੋਏ ਹੈ) 

ਵਿ 
ਰਾਦੇ। ” (ਖਿਆਲਾ ਹੀ ਛੱਡ ਦਿੱਤਾ) 

` -- ਰਾਮ ਕਬ, ੩, ੫ : ੧ (969). 

ਰਾਂਧਿ -- ਰਿੰਨ ਕੇ, ਪਕਾ ਕੇ 

-_ ਬਹੁ `ਬਾਨੀ।” -- ਸੋਰ ਰਵਿ, ੨, ੨ : ੧ (658) 

ਰਾਧੀ -- ਤਿਆਰ ਕੀਤੀ ਹੋਈ ਭਾਵ ਵਾਹੀ ਹੋਈ, 
ਉਜਾੜਿ।” __-- ਸਲੋ ਫਰ, ੩੭ : ੨ (1379) 

ਰਾਧੇ -- ਬੀਜੇ ੍ 

-- ਸਿਰੀ ੧, ਅਸ ੬, ੧ : ੩ (56) 

ਰਾਨਾ -- ਰਾਜਨ, ਰਾਜਾ 
“ਕੋਇ ਨ ਰਹਿ ਹੈ ਰਾਜਾ ਫਾਨਾ।” 
- ਭੈਰ ਕਬ, ੨, ੧: ੨ (1157) 
ਰਾਨੀ -- ਭਾਵ ਪਤਨੀ ਰ੍ 
ਉੱਥੇ ਮੰਦਰ ਮਹਲ ਅਰੁ ਰਾਨੀ।” 

-- ਆਸਾ ੫, ੮੬, ੩: ੧ (392) 
ਮਤ ਕਰਿਮ ਜਲ ਵਸੀ (ਸਤਿਕਾਰ 
ਯੋਗ ਇਸਤ੍ਰੀ)-- ਆਸਾ ੫, ੯੫, ੩ : ੪ (394) 
“ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ 
ਰਾਨੀ।` (ਭਾਵ ਇਸਤ੍ਰੀ) . 

- ਆਸਾ ਕਬ, ੪, ੧ : ੨ (476) 

ਰਾਪੈ -- ਰੰਗਿਆ ਜਾਂਦਾ ਹੈ, ਰੰਗੀਜਦਾ ਹੈ 
“ਰਾਮਿ ਨਾਮਿ ਚਿਤੁ ਫਾਪੈ ਜਾ ਕਾ।” 
- ਗਉਂ ੧, ਅਸ ੧੬, ੧ : ੧ (228) 
ਰਾਂਬੀ -- ਜਮਿਐਰਾ ਦੀ ਪੰਧ ਮੋਚੀ ਦਾ ਇਕ 
ਹਥਿਆਰ 
"ਨਹੀ ਰਾਂਬੀ ਠਾਉ ਰੋਪਉ।”” 
੨> ਸ਼ੋਰ ਰਵਿ; 2), ੧? ੨੧6੨੩) 


ਰਾਮ 
ਰਾਮ - ।. (ਸੰ. ਹਸ) ਸਰਬ ਵਿਆਪੀ, ਪ੍ਰਭੂ 
“ਮੇਰੇ ਮੀਤ ਗੁਰਦੇਵ ਮੋ ਕਉ ਫਾਮ ਨਾਮੁ ਪਰਗਾਸਿ। ” 


- ਗੁੂਜ ੪, ਸੋਦ ੪, ੧“ : ੧ (10) 
2. ਰਾਮਚੰਦ, ਸੂਰਜਵੰਸ਼ੀ ਅਯੋਧਿਆ ਦੇ ਰਾਜਾ 
_ ਦੁਸ਼ਰਥ ਦਾ ਪੁੱਤਰ ਰ੍ 
“ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ 
: ਚਦੀਲ। ” 
-- ਆਸਾ ੧, ਵਾਰ ੪ਸ, ੧, ੨ : ੧ (464) 
“ਗਾਵਨਿ ਸੀਤਾ ਰਾਜੇ ਫਾਮ। ” 
-- ਆਸਾ ੧, ਵਾਰ ਪਸ, ੧, ੨ : ੮ (465) 
3. ਹੇ-ਰਾਮ, ਹੇ ਖ੍ਭੂ 
“ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ।” 


- ਗੁਜ ੪, ੩, ੧" : ੧ (493) 
4. ਭਾਵ ਪ੍ਰਭੂ ਦਾ, ਆਤਮਕ 
ਸੰਤਾਪ ਹਿਰਿਓ। ” 


-- ਮਾਰੂ ਨਾਮ, ੧, ੨ : ੨ (1105) 
_ 5. ਰਾਮ ਗਣ ਦਾ ਸੰਖੇਪ, ਦੇਵਦੂਤ 
(ਕੇਵਲ ਮਹਾਨਕੋਸ਼ ਬਾਕੀ ਸਭ ਅਰਥ 'ਪ੍ਰਭੂ” ਹੀ 
ਕਰਦੇ ਹਨ) 
“ਜਮ ਤੇ ਉਲਟ ਭਏ ਹੈ ਫਾਮ। ” 
-- ਗਉ ਕਬ, ੧੭. ੧ : ੧ (326) 
ਰਾਮਈਆ -- ਪ੍ਭੂ, ਪਾਰਬ੍ਰਹਮ 
“ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ 
ਤ੍ਰਿਲੋਚਨ ਰਾਂਮਈਆ। ” 
-- ਸਿਰੀ ਭ੍ਰਿਲੋ, ੨, ੫ : ੨ (95) 
“ਰਾਮਈਆ ਹਉ ਬਾਰਿਕੁ ਤੇਰਾ।” 
-- ਆਸ ਕਬ, ੧੨, ੧" : ੧ (476) 
ਰਾਮਸਰਿ - ਪ੍ਰਭੂ ਨਾਮ ਦੇ ਸਰੋਵਰ ਵਿਚ 
_“ਨਿਤਖ੍ਰਤਿ ਨਾਵਣੁ ਰਾਮਸਰਿ ਕੀਜੈ।” 
`..`-- ਗਉ ੫, ੧੬੪, ੧": 
ਆ ਦਾ ਨ 
“ਰਾਮੁ ਬਡਾ ਕੈ ਰਾਮਹਿ ਜਾਨਿਆ।” 
__-- ਗਉ ਕਬ, ਅਸ ੪੨, ੧ : ੨ (331) 
2. ਚੌਥੇ ਗੁਰੂ ਗੁਰੂ ਰਾਮਦਾਸ ਜੀ ਨੂੰ 
“ਅਮਰਦਾਸਿ ਅਮਰਤੁ ਛਤ੍ਰ ਗੁਰ ਰਾਮਹਿ 
` ਦੀਅਉ।” -- ਸਵ ਮਬੁ, ੧ : ੪ (1408) 


੧ (198) 


2059 








ਰਾਮਜਸੁ 





ਰਾਮਕਲੀ -- ਇਕ ਰਾਗਨੀ ਜੋ ਪ੍ਰਾਤੇਕਾਲ ਗਾਈ 
ਜਾਂਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ 
ਵਿਚ ਇਹ ਅਠਾਰ੍ਹਵੀਂ ਥਾਂ ਤੇ ਆਈ 
ਰ ਹੈ ਮਾ 
“ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ 
`ਸੀਗਾਰੁ।” 
-- ਰਾਮ ੩, ਵਾਰ ੮ ਸ. ੩. 2 : ੧ (950) 
ਰਾਮਕਾਰ - ਰਖਿਆ ਦੀ ਲਕੀਰ, ਰਾਮਚੰਦਰ ਜੀ 
ਦੀ ਕਾਰ (ਲਕੀਰ) ਜੋ ਸੀਤਾ ਦੇ _ 
ਰ੍ ਪਹਿਲਾਂ ਬਣਾ ਗਏ ਸਨ 
“ਚਉਗਿਰਦ ਹਮਾਰੈ ਰਾਮਕਾਰ ਦੁਖੁ ਲਗੈ ਨ 
_ਭੁਾਈ।” -- ਬਿਲਾ ੫, ੭੯,੧:੨(੧19) 
ਰਾਮਗੁਣ -- ਪ੍ਰਭੂ ਦੇ ਗੁਣ 
“ਰਸਨਾ ਰਮਹੁ ਫਾਮਗੁਣ ਨੀਤ। ” 
-- ਗਉ ੫, ੯੭, ੧ : ੩ (185) 
ਹੋਰ ਰੁਪ -- ਰਾਮਗੁਨ -- ___ 
“ਹਰਿ ਰੰਗਿ ਰਾਤਾ ਮਨੁ ਰਾਮਗੁਨ ਗਾਵੈ। ” 
- ਪ੍ਰਭਾ ੫, ੮, ੧“ : ੧ (1340) 
ਰਾਮਚੰਦ -- ਰਾਜਾ ਦਸ਼ਰਥ ਦਾ ਪੁੱਤਰ, ਸੀਤਾ ਦਾ 
ਚਮਾਰਾ।” _ -- ਸੋਰ ਰਵਿ, ੬, ੫ : ੨ (659) 


_ ਹੋਰ ਰੂਪ -- ਰਾਮਚੰਦਿ -- 


“ਰਾਮਚੰਦਿ ਮਾਰਿਓ ਅਹਿ ਰਾਵਣੁ ।' 
(ਰਾਮਚੰਦਰ ਨੇ) 
- ਰਾਮ ੧, ਸਿਗੇ ੪੦ : ੩ (942) 
` ਰਾਮਚੰਦੂ -- ਰ 
“ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ 
ਥਾ।” ` - ਗੋਂਡ ਨਾਮ, ੭, ਤੇ : ੧ (875) 
_ਰਾਮਢੇ -- ਰਾਮ (ਪ੍ਰਭੂ) ਦਾ _ . 
“ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ 
ਤਾਚੇ ਜਾਪੀਅਲੇ ਫਾਮਚੇ ਨਾਮੰ।” _ ਯ 
_-- ਧਨਾ ਭ੍ਰਿਲੋ, ੧, ੬ : ੧ (695) 
੨੬6 ਪ੍ਰਭੂ ਦੀ ਵਡਿਆਈ _ 
ਜੋ ਸੁਨੈ ਰਾਮਜਸ ਨਿਰਮਲ ਤਾ ਕਾ ਜਨਮ 
_ਮਰਣ ਦੁਖੁ ਨਾਸਾ।” 


-- ਸਾਰ ੫, ੨੩, ੨ : ੧ (1209) 


“ਅਬ ਮੋਹਿ ਰਾਮਜਸੋ ਮਨਿ ਗਾਇਓ।” 
-- ਧਨਾਂ ੫, ੪. ੧“ : ੧ (671) 
ਰਾਮਜਨ -- ਪ੍ਰਭੂ ਦੇ ਸੇਵਕ ਰ 
“ਰਾਮਜਨ ਗੁਰਮਤਿ ਰਾਮੁ ਬੋਲਾਇ।” 
- ਰਾਮ ੪, ੨,੧" : ੧ (੧81) 
ਹੋਰ ਰੂਪ -- ਰਾਮਜਨਾ -- 
“ਰਾਮਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ 


- - ਰਾਮ ੪, ੨. ੧ : ੧ (੧੧0) 


-- ਰਾਮ ੫, ੨੯, ੩ : ੪ (੧92) 
-ਰਾਮਜੀਉ - ਪ੍ਰਭੂ ਜੀ ਰ 

“ਭਰਿ ਜੋਬਨਿ ਮੈ ਮਤਿ ਪੋਈਅੜੇ ਘਰਿ ਪਾਹੁਣੀ 

, ਬਲਿ ਰਾਮਜੀਉ। 

- ਸੂਹੀ ੧, ਛੰਤ ੧, ੧ : ੧ (763) 

ਰਾਮਦਾਸ - ।. ਚੌਥੇ ਗੁਰੂ, ਗੁਰੂ ਰਾਮਦਾਸ ਜੀ 

ਰ - ਸੋਰ ੫, ੫੭, ੧" : ੧ (623) 
` ('ਦਰਪਣ” “ਰਾਮਦਾਸ ਸਰੋਵਰ” ਦੇ ਅਰਥ “ਸਾਧ 

ਸੰਗਤ” ਕਰਦਾ ਹੈ) 

“ਗੁਰੂ ਰਾਮਦਾਸ ਘਰਿ ਕੀਅਉ ਪ੍ਰਗਾਸਾ। ” 


-- ਸਵ ੫, ਕਲ ੧ : ੫ (1407) ! 


ਹੀ ਇਕ ਸੰਪਰਦਾ ਦੇ ਬੈਚਾਗੀ ਸਾਧੂ ਜੋ ਰਾਮਚੰਦਰ 
_ ਜੀ ਦੇ ਉਪਾਸਕ ਹੁੰਦੇ ਹਨ 
“ਜੋਗੀ ਜਤੀ ਬੈਸਨੋ ਰਾਮਵਾਸ।” 
`__ - ਗੋਂਡ ੫, ੧੭, ੨ : ੩ (867) 
ਰਾਮਦਾਸਸਰ -- ਗੁਰੂ ਰਾਮਦਾਸ ਜੀ ਦਾ 
ਬਣਵਾਇਆ ਸਰੋਵਰ, 
_ਹਰਿਮੰਦਰ ਸਾਹਿਬ ਦਾ 
“ਹਰਿ ਹਾਂ ਨਾਨਕ ਕਸਮਲ ਜਾਹਿ ਨਾਇਐ 
ਰਾਮਦਾਸਸਰ। ` - ਫੁਨ ੫. ੧੦ : ੪ (1362) 
('ਦਰਪਣ” ਅਰਥ "ਸਾਧਸੰਗਤਿ ਰੂਪੀ ਸਰੋਵਰ” 
ਹੀ ਕਰਦਾ ਹੈ) 


2060 








ਰਾਮਦਾਸਪੁਰ -- ਅੰਮ੍ਰਿਤਸਰ ਦਾ ਪੁਰਾਣਾ ਨਾਂ 
"ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ। `' 


-- ਫੁਨ ੫, ੧੦ : ੩ (1362) 

ਹੋਰ ਰੂਪ -- ਰਾਮਦਾਸਪੁਰਿ -- 

ਰ੍ “ਰਾਮਰਾਜ ਰਾਮਦਾਸਪੁਰਿ ਕੀਨੇ ਗੁਰਦੇਵ।” 
- ਬਿਲਾ ੫, ੬੭, ੧” : ੨ (817) 


`_('ਦਰਪਣ' ਅਰਥ 'ਸਤਿ ਸੰਗੀਆ ਦਾ ਟਿਕਾਣਾ' 
ਕਰਦੇ ਹਨ) 
ਰਾਮਦਾਸਾ -- ਦੇਵ ਮੰਦਰਾਂ ਵਿਚ ਕੀਰਤਨ ਕਰਨ 
ਵਾਲੇ ਭਗਤੀਏ 
“ਘੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ 
_ਓਪਾਵਾ।” - ਮਾਰੂ ੫. ੧੫. ੩ : ੧ (1003) 
ਰਾਮਦਾਸਿ -- ਗੁਰੂ ਰਾਮਦਾਸ ਦੇ 
“ਰਾਮਦਾਸਿ ਸਰੋਵਰ ਨਾਤੇ।” ਰ੍ 
-- ਸੋਰ ੫, ੬੦. ੨ : ੩ (624) 
(“ਦਰਪਣ ਅਰਥ 'ਸਤਸੰਗੀਆ ਦੀ ਸੰਗਤ ਵਿਚ” 
ਕਰਦਾ ਹੈ) ਰ੍ 
` ਅਰਜੁਨ ਮਾਹਿ ਧਰੀ।” 
-- ਸਵ ੫. ਮਥੁ ੪ : ੪ (1409). 


ਰਾਮਦਾਸੁ -- ।. ਰਾਮ/ਪ੍ਰਭੂ ਦਾ ਸੇਵਕ 
“ਹਰਿ ਜੀਉ ਨਾਮੁ ਪਰਿਓ ਫਾਮਦਾਸੁ। ” 
- ਸੋਰ ੫, ੧੩, ੧“ : ੨ (612) 


2. ਗੁਰੂ ਰਾਮਦਾਸ, ਸਿੱਖਾਂ ਦੇ ਚੌਥੇ ਗੁਰੁ 
“ਕਾਟੇ ਸੁ ਪਾਪ ਤਿਨੁ ਨਰਹੁ ਕੇ ਗੁਰੂ ਾਮਦਾਸੁ 
ਜਿਨ੍ ਪਾਇਯਉ।” 
`- ਸਵ ੫. ਹਰਿ ੨ : ੫ (1409) 
ਹੋਰ ਰੁਪ -- ਰਾਮਦਾਸੈ -- _ ਰ੍ 
“ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ 
ਪਾਇ ਜੀਉ।” (ਰਾਮਦਾਸ ਦੇ) 
ਰ - ਰਾਮ ਸੁੰਦ, ਸਦ ੬ : ੨ (924) 
ਰਾਮਨਾ -- `ਰਾਮਨਾਮ` ਦਾ ਸੰਖੇਪ, ਪ੍ਰਭੂ ਨਾਮ 
"ਤਾ ਤੇ ਸੇਵੀਅਲੇ ਰਾਮਨਾ। ” ਰ 
: ੧ (476) 


-- ਆਸਾ ਕਬ, ੫; ੧" 
ਰਾਮਨਾਮ - ਪ੍ਰਭੂ ਨਾਮ, ਵਾਹਿਗੁਰੂ 
“ਰਾਮਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ।” ਰ੍ 


- ਸਿਰੀ ੧, ਪਹ ੨, ੧: ੫ (75) 


ਰਾਮਭਗਤ 





“ਰਾਮਨਾਮ ਜਪਿ ਏਕੰਕਾਰੁ। ” 
-- ਗਉ ੫, ੯੭, ੩ : ੨ (165) 
ਹੋਰ ਰੁਪ -- ਰਾਮਨਾਮਾ -- 


“ਜਨ ਕੀ ਧੈਜ ਰਖੈ ਫਾਮਨਾਮਾ ਪ੍ਰਹਿਲਾਦ 


ਉਧਾਰਿ ਤਰਾਏ।” (ਪ੍ਰਭੂ ਨਾਮ) 
-- ਆਸਾ ੪, ਛੰਤ ੯, ੫ : ੪ (443) 


ਰਾਮਨਾਮਿ -- 
“ਅੰਦਰੁ ਲਗਾ ਚਾਮਨਾਮਿ ਅੰਮ੍ਰਿਤ ਨਦਰਿ 
ਨਿਹਾਲੂ।” (ਪ੍ਰਭੂ ਨਾਮ) 


.__= ਸਿਰੀ ੫, ੮੬, ੧ : ੩ (48) 
“ਇਸੁ ਜੁਗ ਮਹਿ ਰਾਮਨਾਮਿ ਨਿਸਤਾਰਾ। ” 
(ਪ੍ਰਭੂ ਨਾਮ ਦੁਆਰਾ) 
ਰ੍ -- ਗਉਂ ੩, ੩੦, ੩ : ੧ (160) 
ਰਾਮਨਾਮੁ -- 


“ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮਨਾਮੁ ਸੁਖੁ 
_ ਪਾਇ।”” -- ਸਿਰੀ ੩, ੪੬, ੧“ : ੨ (31) 
ਚਾਮਨਾਸੈ - ' 


“ਮੇਰਾ ਮਨੁ ਤਨੁ ਲੀਨੁ ਭਇਆ ਰਾਮਨਾਮੈ 
ਮਤਿ ਗੁਰਮਤਿ ਰਾਮ ਰਸਾਲਾ।” (ਰਾਮ ਨਾਮ 
ਪਰਭੂ ਨਾਮ) ਵਿਚ) 
_ ` ਮਾਲੀ 8, ੫. ੧": ੨ (36੨) 
` ਬਾਸੁ ਬਸੀਜੇ” ਰ੍ 
ਰ `_ -- ਕਲਿ ੪, ਅਸ ੪, ੪ : ੨ (1325) 
_ਚਾਮਭਗਤ -- ਪ੍ਕੁ ਦੀ ਅਰਾਧਨਾ ਕਰਨ ਵਾਲਾ 
“ਕਬੀਰ ਪਾਟਨ ਤੇ ਊਜਰੁ ਭਲਾ ਰਾਮਭਗਤ ਜਿਹ 
. . ਨਿੀਇਿ॥ - ਸਲੋ ਕਬ, ੧੫੧ :੧ (1372) 
ਰਾਮਭਗਤਿ -- ਪ੍ਰਭੂ ਭਗਤੀ 
“ਜਿਹ ਨਰ ਫਾਮਭਗਤਿ ਨਹ ਸਾਧੀ।” 
`_ -- ਗਉ ਕਬ, ੨੫. ੧" : 
ਰਾਮਭਜਨ =- ਪ੍ਰਭੂ ਅਰਾਧਨਾ, ਪ੍ਰਭੂ ਭਗਤੀ 
“ਰਾਮਭਜਨ ਬਿਨੁ ਕਾਮਿ ਨ ਆਵਸਿ ਸੰਗਿ ਨ 
ਕਾਹੂ ਜਾਈ।” -- ਸੋਰ ੫, ੨੨, ੨ : ੨ (615) 
ਰਾਮਰਸੁ -- ਪ੍ਭੂ ਪਿਆਰ ਦਾ ਉਚਾ ਸੁਆਦ ਰ 
“ਸਤਿਗੁਰ ਭੇਟਿ ਰਾਮਰਸੁ ਪਾਇਆ ਜਨ ਨਾਨਕ 
ਨਾਮਿ ਉਧਾਰੇ ।”” 


- ਵੱਡ ੪, ਛੰਤ ੪, ੪:੫ (2975) 


2061 
====--------- ੭ ੱਯ ੫ ੫ `ਚ 








” ੧-(3261 





ਰਾਮਾ 


ਰਾਮਰੰਗਿ -- ਪ੍ਰਭੂ ਪਿਆਰ 
ਜਨ ਰਵਿਦਾਸ ਰਾਮਰੰਗਿ ਰਾਤਾ। ” 
- ਆਸਾ ਰਵਿ, ੫, ੩ : ੧ (487) 
ਪੁਜਾਏ।” - ਬਿਲਾ ੫, ੫ ੬ : ੩ (803) 
ਰਾਮਰਤਨੁ -- ਪ੍ਭੂ ਨਾਮ-ਰਤਨ, ਪ੍ਰਭੂ ਨਾਮ ਦੀ 
ਅਮੋਲਕ ਵਸਤੂ 
ਧਨੁ ਖਾਟਿਓ। ”- ਟੋਡੀ ੫, ੧੧, ੧: ੨ (714) 
ਰਾਮਰਵੰਤਾ -- ਪ੍ਰਭੂ ਨਾਮ ਦਾ ਜਾਪ ਕਰਨ ਵਾਲਾ, 
__ ਪ੍ਰਭੂ ਨਾਮ ਦਾ ਅਭਿਆਸੀ 
- ਬਸੰ ੧, ੧੧. ੩ : ੧ (1171) 
ਰਾਮਰਾਇ -- ਪ੍ਭੂ ਰਾਜਾ, ਰਾਜਾ ਰੂਪ ਪ੍ਰਭੂ, ਖ੍ਭੂ 
“ਇਕੁ ਦੁਖੁ ਰਾਮਰਾਇ ਕਾਟਹੁ ਮੇਰਾ।” ਰ 
-- ਗਉ ਕਬ, ੩੨, ੧" : ੧ (329) 
ਰੰਗਿ ਰਾਤੀ। ” (ਪ੍ਰਭੂ) 
-" ਆਸਾ ਕਬ, `੨੪. ੧: 2 (482) ` 
ਰਾਮਰਾਜ -- ਰਹਿ 


ਮਜ਼ਅਤਾਜ ਰਮਦਾਸ ਰੀਨ-ਗੁਰਦੇਢ 
-- ੜ਼ਿਲਾ ੫; ੬੭, ੧" : ੨ (817) 
ਰਾਮਰਾਜਿਆ = ਹੇ ਰਾਮ ਰਾਜੇ! ਹੇ ਪ੍ਰਭੂ! 
ਜਿ - 
ਪ੍ਰਭ ਸੇਜੜੀਐ ਆਈ। ” 
_ - ਸੂਹੀ ੪, ਛੰਤ ੬, ੩.: ੧ (776) 
ਹੋਰ ਰੂਪ _ ਰਾਮਰਾਜੈ -- 
_ ਰਾਮਰਾਜੋ।” (ਹੇ ਪ੍ਰਭੂ) _ 
- ਆਸਾ ੪, 4 
ਰਾਮਾ - ।. ਹੇ ਰਾਮ! ਹੇ ਪ੍ਰਭੂ! 
“ਤਿਨ ਦਾਸਨਿ ਦਾਸ ਕਰਹੁ ਹਮ ਰਾਮਾ। ` 
ਹੀ -- ਗਉ ੪, ੪੦, ੨ : ੨ (164) 
`2. ਰਾਮ ਦੀ ਭਾਵ ਪ੍ਰਭੂ ਦੀ, ਪ੍ਰਭੂ ਨੂੰ 
(ਪ੍ਰਭੂ ਦੀ) -- ਗਉ ੪, ੬੫, ੧ : ੨ (172) 


ਹਾ 


2062. 


'ਰਾਲਾ 











"ਵਡਭਾਗੀ ਮਿਲੁ ਰਾਮਾ।”” (ਪ੍ਰਭੂ ਨੂੰ) 
-- ਗੋਉਂ ੪, ੬੫. ੧ : ੪ (173) 
"ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ 
ਰਾਖਸੀ।” (ਪ੍ਰਭੂ ਦੀ) 
-- ਆਸਾ ਨਾਮ, ੫. ੧ : ੨ (446) 
2. ਪ੍ਰੰਝੂ ॥ 
“ਜਹ ਜਹ ਦੇਖਉ ਤਹ ਤਹ ਰਾਮਾ।” 

- ਗੋਂਡ ਨਾਮ, ੨, ੪ : ੧ (873) 
ਰਾਮਾਣਾ -- ਰਾਮ ਦਾ ਭਾਵ ਪ੍ਰਭੂ ਦਾ 
“ਰਾਮੁ ਰਮੈ ਸੋਈ ਰਾਮਾਣਾ।” 

-- ਗਉ ੫, ੧੪੦, ੧” : 
ਰਾਮਾਨੰਦ -- ਵੈਰਾਗੀ ਆਚਾਰੀਆ ਦਾ ਗੁਰੁ ਜਿਸ 
ਦਾ ਇਕ ਸ਼ਬਦ ਸ੍ਰੀ ਗੁਰੁ ਗ੍ਰੰਥ ਸਾਹਿਬ 
ਵਿਚ ਬਸੰਤ ਰਾਗ ਵਿਚ ਦਰਜ ਹੈ 
"ਰਾਮਾਨੰਦ ਸੁਆਮੀ ਰਮਤ ਬ੍ਰਹਮ।” 
ਰ੍ _.- ਬਸ ਰਾਮਾ, ੧. ੩ : ੧ (1195) 
ਹੋਰ ਰੂਪ -- ਰਾਮਾਨੰਦੁ -- 
“ਰਾਮਾ ਭਗਤਿ ਭਾਮਾਨੰਦੁ ਜਾਨੈ।” 
-- ਧਨਾ ਸੈਣ, ਧੋ, ੩ ੧ (695) 
ਰਾਮਿ - ਰਾਮ ਨੇ, ਪ੍ਰਭੂ ਨੇ ___ 
“ਐਸੀ ਇਸਤ੍ਰੀ ਇਕ ਰਾਮਿ ਉਪਾਈ।” 
- ਆਸਾ ੫, ੯੬, ੧” : ੧ (394) 
ਹੋਰ ਰੁਪ -- ਰਾਮੁ -- 
"ਤਿਨ ਮਹਿ ਫਾਮੁ ਰਹਿਆ ਭਰਪੂਰ। ” ਪ੍ਰਭੂ) 
- ਜਪੁ ੧, ੩੭ : ੪ (8) 
"ਭਾਈ ਰੇ ਰਾਮੁ ਕਹਹੁ ਚਿਤੁ ਲਾਇ।” 
- ਸਿਰੀ ੧, ਰਬ ੧002) 
ਰਾਮੁ - ।. ਪ੍ਰਭੂ, ਵੇਖੋ “ਰਾਮਿ` . 
ਇੱ ਅਯੋਧਿਆ ਦਾ ਸੂਰਜਵੰਸ਼ੀ ਰਾਜਾ ' ਰਾਮਚੰਦਰ' 
_ ਜਾਂਦਾ ਹੈ 
"ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ 
_ਖੁਦਾਇ। ” 


"ਰੋਵੈ ਰਾਮੁ ਨਿਕਾਲਾ ਭਇਆ।” 
- ਰਾਮ ੩. ਵਾਰ ੧੪ਸ, ੧, ੧ : ੫ (953) 


ਰੇ ਮਾਣਿਓ ਰਾਮੁ ਰਘੁਵੰਸੁ ਕਹਾਇਓ।” 


5 


ਰਾਮੈ =- ।. 


੧(194) | 











- ਆਸਾ ੧, ਅਸ ੧੧, ੬ : ੩ (417) 





- ਸਵ ੧, ੭ : ੨ (1390) 
ਰਾਮ ਦੇ ਭਾਵ ਪ੍ਰਭੂ ਦੇ 
ਸਤਸੰਗਤਿ ਮਿਲਿ ਰਾਮਰਸੁ ਪਾਇਆ ਹਰਿ ਰਾਸੈ 
ਨਾਮਿ ਸਮਾਤੇ।” ਰ੍ 
ਲਇਆ 
“ਮੁਆ ਕਬੀਰੁ ਰਮਤ ਸ੍ਰੀ ਰਾਸੈ। ”(ਰਾਮਪਭੂ ਨੂੰ). 
`.- ਗਉ ਕਬ, ੧੫,੫:੨( (326) 
ਹਉ ਰਾਮ ਭਾਵ ਪੁਭੂ ਰ 
“ਹਿਰਦੈ ਰਾਮੁ ਮੁਖਿ ਰਾਸੈ ਹੋਇ।” 
ਰ੍ -- ਗਉ ਕਬ, ੨੯, ੩ : ੨ (329) 
“ਕਹੈ ਕਬੀਰੁ ਰਾਸੈ ਹੋਇ ਨਿਬਰਿਓ। ” 
__ -- ਭੈਰ ਕਬ, ੫, ੪ : ੨ (1156) 
ਰਾਮੋ -- ਰਾਮ (ਪ੍ਰਭੂ) ਹੀ 
ਮਰਨ ਜਿਆ ਦਿਵਸ 
ਗਵਾਇਆ ਰਾਮ।” ਰ੍ 
- ਆਸਾ ੪, ਛੰਤ ੯, ੨ : ੧(443) ` 
ਰਾਰਾ -- - ਗੁਰਮੁਖੀ ਲਿਪੀ ਦਾ 32ਵਾਂ ਅੱਖਰ, 'ਰ 
“ਰਾਰਾ ਰੰਗਹੁ ਇਆ ਮਨੁ ਅਪਨਾ।” 
`_ - ਗਉਂ ੫. ਬਾਅ ੧੦ : ੧ (252). 


ਰਾਰਿ -- ਝਗੜਾ 
ਰ - ਆਸਾਂ ੫, ੨੨, ੧" : ੨ (376) 
ਰਾਰੈ -- ।. 'ਰ” ਅੱਖਰ ਦੁਆਰਾ _ 


_ਜੰਤਾ।” ` ਆਸਾਂ ੧, ਪਟੀ ੩੦ : ੧ (434) 
2. ਝਗੜੇ 
“ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ 
ਛਾਇਆ।” 


- ਆਸਾ ੧, ੮, ੩ : ੨ (351) 
(ਮਹਾਨ ਕੋਸ਼ ਇਸ ਨੂੰ ਅਰਬੀ ਦੇ ਸ਼ਬਦ 'ਰਅ 
ਰਅ” ਤੋਂ ਵਿਉਤਪਤ ਮੰਨ ਅਰਥ "ਅਦਭੁਤ, 
--ਮਨੋਹਰ” ਕਰਦਾ ਹੈ) 
ਰਾਲਾ -- ਧੂੜ, ਰਜ 
"ਸਗਲ ਚਰਨ ਕੀ ਇਹੁ ਮਨੁ ਰਾਲਾ।” 
-- ਆਸਾ ੫. ੫੪. ਤੇ : ੨ (50) 
ਹੋਰ ਰੂਪ -- ਰਾਲੀ -- ਰ੍ 
“ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ 


ਰਾਲੀਐ 
ਸਾਧ ਜਨਾ ਪਗ ਰਫਾਲੀ।”” (ਧੂੜ) 
-- ਧਨਾ ੪, ੪, ੪ : ੨ (668) 
ਰਾਲੀਐ -- ਰੋਲਿਆ ਜਾਂਦਾ ਹੈ, ਸੁਟਿਆ ਜਾਂਦਾ ਹੈ, 
ਧੁੜ (ਰਾਲਾ) ਵਿਚ ਪਾਈਦਾ ਹੈ 





ਆ 


-- ਪ੍ਰਭਾ ੧, ੧੦, ੩ : ੨ (1330) 
(ਮਹਾਨ ਕੋਸ਼ ਅਰਥ ਦਿੰਦਾ ਹੈ “ਸਾਲ ਦੀ ਗੂੰਦ 
ਗਰਮ ਕਰਕੇ ਕੜਛਿਆਂ ਨਾਲ ਉਸ ਉਪਰ 
ਜਾਂਦੀ ਇਕ ਪ੍ਰਕਾਰ ਦੀ ਸਜ਼ਾ` ਕਰਦਾ ਹੈ। ) 
ਰਾਵਉ -- ।. ਭੋਗਾਂ, ਮਾਣਾਂ 
"ਰਾਵਉਂ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ।” 
-- ਆਸਾਂ ੫, ਛੰਤ ੧੨, ੧ : ੨ (460) 
2. ਸਿਮਰਾਂ, ਸਿਮਰਨ ਕਰਾਂ 
“ਇਤ ਉਤ ਦੇਖਉ ਸਹਜੇ ਰਾਵਉ। ” 
(ਵਸੀ ਅਸ ੩, ੮ : ੧ (1189) 
ਰਾਵਏ -- ਮਾਣਦੀ/ਭੋਗਦੀ ਹੈ 
“ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ 
ਭਾਵੈ ਤਿਉ ਰਾਵਏ।” ਰ੍ 
ਤਤ ਰੀ ` ਛੰਤ ੧, ੪ : ੩ (436) 
ਰਾਵਹ --- ਸਿਮਰੇ, ਭੇਗੇ 
“ਮਨਿ ਤਨਿ ਪਖ ਕਰੇ ਤਿਸੁ ਪ੍ਭ ਕਉ ਚਾਵਰ 
ਰਾਂਮ।” `-- ਬਿਲਾ ੫, ਛੰਤ ੨, ੨ : ੨ (੧46) 
_ਹੋਰ ਰੂਪ -- ਰਾਵਹਿ -- 
ਪਿ 
ਸੁਖਿ ਵਿਹਾਇ।” (ਭੋਗਦੀਆਂ) 


<- 'ਸਿੱਰੀਂ ੩, ੬੧. 2 : ੪ (3੧) 


ਰਾਵਣ -- !. ਭੋਗਣ, ਮਾਣਨ 
ਜੇ ਗੁਣਵੰਤੀ ਥੀ ਰਹੈ ਤਾ ਭੀਂ ਸਹੁ ਰਾਵਣ ਜਾਇ।” 


-- ਵਡ ੧, ੨,੧: % (77) 


ਇਤ . ਲੰਕਾ ਦਾ ਰਾਜਾ ਜਿਸ ਨੇ ਸੀਤਾ ਹਰਣ ਕੀਤਾ 


ਸੀ 
#ਦਾਰੀਨੇ ਵੱਜ ਗੰਢ ਓਨੇ ਗਾਵਣ 
ਸਲਿ ਬਿਸਲਿ ਆਣਿ ਤੋਖੀਲੇ ਹਰੀ।” 


- - ਧਨਾ ਭ੍ਰਿਲੋ, ੧, ੫ : ੧ (695) 


ਰਾਵਣਹਾਰੁ -- ਮਾਣਨ ਵਾਲਾ, ਭੋਗਣ ਵਾਲਾ ਭਾਵ 
ਪਭ ਰ੍ ੍ 


> ੧੫ ਕੋ 


2063 








-__ਰਾਵਾਸੀ 
“ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ । ' 
-- ਸਿਰੀ ੧, ੨੫, ੧ : ੧ (23) 
ਰਾਵਣਾ -- ਚੇਤੇ ਕਰਨਾ, ਸਿਮਰਨਾ 
“ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ 
_ ਸਾਧੂ ਸੁਆਮੀ ਰਾਵਣਾ।” _ 
_- ਮਾਰੂ ੫, ਸੋਲਾ ੧੪, ੪ : ੩ (1086) 
ਰਾਵਣਿ -- ਭੋਗਣ ਲਈ, ਮਾਨਣ ਲਈ, ਮੇਲ ਦਾ 
ਸੁਖ ਲੈਣ ਲਈ _. 
"ਸਭਿ ਸਹੀਆ ਸਹੁ ਚਾਵਣਿ ਗਈਆ ਹਉ ਦਾਧੀ 
ਕੈ ਦਰਿ ਜਾਵਾ।” 

-- ਵਡ ੧, ੩, ੧: ੯ (556) 
ਰਾਵਣੁ -- ਲੰਕਾ ਦਾ ਰਾਜਾ ਰ 
"'ਭੂਲੋ ਰਾਵਣੁ ਮੁਗਧੁ ਅਚੇਤਿ। ” 

-- ਗਉਂ ੧, ਅਸ ੯, ੫ : ੧ (22 
ਰਾਵਣੇ -- ਭੋਗਦੇ, ਮਾਣਦੇ ਵਿ 
“ਹਰਿਹਾਂ ਹਉ ਬਲਿਹਾਰੀ ਤਿੰਨ੍ਹ ਜਿ ਹਰਿ ਚੰਗੁ 
_ਰਾਵਣੇ।” -- ਫੁਨ ੫, ੨੨, ੪ (1363) 
ਰਾਵਨ -- ਲੰਕਾ ਦਾ ਰਾਜਾ 
“ਤਿਹ ਫਾਵਨ ਘਰ ਖਚਿ ਨ ਪਾਈ।” 

` ਆਸਾਂ ਕਬ, ੨੧, ੧, ੨ (4੧1) 
_ਰਾਵਨਾ -- ਮਾਣਨਾ, ਸਿਮਰਨਾ ` 
“ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੋ ` 
ਸਹਿ ਰਤ ਜਿ ਰ 

- ਮਾਰੂ ੫, ਅਸ ੫, ੮ : ੧(1018) 
ਰਾਵਨੁ -- ਲੰਕਾ ਦਾ ਰਾਜਾ 
“ਜਿਨਿ ਗੜ ਕੋ ਕੀਏ ਕੰਚਨ ਕੇ ਛੋਡਿ ਗਇਆਂ 





_ਸੋ ਰਾਵਨੁ। ” -- ਮਾਹੂ ਲਸ਼, 6, ੧ : ੧(1104). 
ਰਾਵਲ -- ਹੇ ਜੋਗੀ, 'ਅਲਖ਼` ਦੀ ਧੁਨੀ ਕਰ 
ਭਿਖਿਆ ਮੌਗਨ ਵਾਲੇ !_ 


ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ 
ਡੰਡਾਤਾ।” __-- ਗਉ ੧, ੧੫. ਮਤ ੨ (1੨5) ਰ੍ 
ਰਾਵਾਂ -- ਧੁੜ, ਰਜ, ਘਟਾ 
“ਉਡਿ ਉਂਡਿ ਫਾਵਾ ਝਾਟੈ ਪਾਇ। ” 
-- ਆਸਾ ੧, ਵਾਰ ਪਸ, ੧, ੨ : ੩ (465) 
ਰਾਵਾਸੀ -- ਭੇਂਗਿਆ, ਮਾਣਿਆ 
“ਗੁਰ ਸਬਦਿ ਵਿਗਾਸੀ ਸਹੁ ਚਾਵਾਸੀ ਫਲੁ ਪਾਇਆ 
_ਗੁਣਕਾਰੀ। ” 


- ਧਲਾ ੧. ਛੰਤ ੩, ੫ : ੫ (690) 
ਰਾਵਾਰ -- ਧੂੜੀ 
ਕੀ ਰਾਵਾਰ । ? 
- ਸਾਰ ੫, ੧੦੧, ੨ : ੧ (1223) 
ਰਾਵਿਓ -- ਚੇਤੇ ਰਖਿਆ, ਯਾਦ ਕੀਤਾ 
“ਜਾਂ ਸੁਖ ਤਾ ਸਹੁ ਰਾਵਿਓ ਦੁਖਿ ਭੀ ਸੰਮਾਲਿਓਇ।” 
- ਸੂਹੀ ੩, ਵਾਰ ੨੦ਸ, ੨, ੨ : ੧ (792) 


- ਵਡ ੪, ੩, ੨ : ੪ (561) 
ਹੋਰ ਰੂਪ -- ਰਾਵਿਅੜੀ -- 
“ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ 
ਨਹ ਦੂਰੀ ਰਾਮ।” (ਮਾਣਿਆ, ਭੋਗਿਆ) 
- ਸੂਹੀ ੧, ਛੰਤ ੩, ੩ : ੨ (765) 
ਰਾਵਿਆ -- ।. ਭੋਗਿਆ, ਮਾਣਿਆ 
“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ 
` ਗੁਣ। ” - ਸਿਰੀ ੧, ੧੦, ੨ : ੧ (17) 
2. ਸਿਮਰਿਆ 
ਜਿ ਗਵਵਰ ਪ੍ ਤਿਨਾ ਗਹੀ ਮਜਾ 
(ਸਿਮਰਿਆ) __. 
ਸਾਏ ੧. ਬਾਰਾ 27 2133) 
"ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ 
ਰਾਵੈ ਕੋਇ।” 
_ -- ਸਲੋ ਫਰ, ੧੨ : ੧ (1378) 
ਰਾਵੀ -- ਭੋਗੀ, ਮਾਣੀ 


- ਸਿਰੀ ੪, ਵਾਰ ੧੬ਸ, ੩. ੧ :.੭ (89) 
ਹੋਰ ਰੂਪ - ਰਾਵੀਐ -- 
ਰਾਵੀਐ। ” (ਮਾਣੀਏ) 
- ਆਸਾਂ ੫. ਛੰਤ ੧੨, ੧ : ੩ (460) 
ਰਾਵੀਐ -- ।. ਮਾਣੀਏ, ਵੇਖੋ, 'ਰਾਵੀ” 
2. ਸਿਮਰੀਏ, ਬੋਲੀਏ 
ਅਖ ਦਿ ਕਾ ਨਖੁ ਸਾਦਸੰਗ ਰਵੀਗ 





<< ਮੀਰੂ ੫. ਵਾਰ ਨਿਜ, ਬੋ, ੧. ੧ (1088) 
ਰਾਵੀਜੈ -- ਸਿਮਰੀ ਦੇ, ਉਚਾਰਣ ਕਰੀਏ ਰ 
"ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ 
ਨਾਮੁ ਵਖਾਣੈ।” 
-- ਵਡ ੩, ਛੱਤ ੨, ੧ : ੩ (566) 
ਰਾਵੇ -- ਭੋਗਦਾ ਹੈ, ਰਸ ਮਾਣਦਾ ਹੈ 
“ਜਿਨਿ ਪਿਰੁ ਸੰਗੇ ਜਾਣਿਆ ਪਿਰੁ ਫਾਵੇ ਸਦਾ 
_ਹਦੂਰਿ।”” _`-- ਸਿਰੀ ੩, ੬੨. ੧ : ੪ (38) 
“ਗੁਰਮੁਖਿ ਹਰਿ ਰਾਵੇ ਸੁਖ ਸਾਗਰੁ।” (ਮਾਣਦਾ 
ਹੈ) - ਵਡ ੪, ੧, ੧ : ੨ (560) 
ਰਾਵੇਇ -- 
“ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ।” 
- ਗਉ ੪, ਵਾਰ ੨੦ਸ, ੩, ੧ : ੩ (311) 
ਰਾਵੇਸੀ -- ਭੋਗਦਾ ਹੈ, ਮਾਣਦਾ ਹੈ 
“ਜੈ ਭਾਵੈ ਪਿਆਰਾ ਤੈ ਫਾਵੇਸੀ। ” 
-- ਸੂਹੀ ੧, ਅਸ ੧, ੮ : ੨ (750) 


-- ਗਉ ੧, ਛੰਤ ੧, ੩ : ੧ (242) 
ਰਾਂਵੈ -- ਭੋਗਦਾ ਹੈ, ਮਾਣਦਾ ਹੈ 
"ਹਰਿ ਜੀਉ ਇਉ ਪਿਰੁ ਰਾਂਵੈ ਨਾਰਿ।” ` 
-- ਸਿਰੀ ੧, ਅਸ ੨, ੧" : ੧ (54) 
“ਲਾਖ ਕੋਟ ਖੁਸੀਆ ਰੰਗ ਫਾਵੈ ਜੋ ਗੁਰ ਲਾਗਾ 
ਪਾਈ ਜੀਉ।” (ਮਾਣਦਾ ਹੈ) 
-- ਮਾਝ ੫, ੨੩, ੧ : ੩ (101) 
''ਸਾਖਾ ਤੀਨਿ ਮੂਲੁ ਮਤਿ ਰਾਂਵੈ ਤੂੰ ਤਾਂ ਸਰਬ 
ਵਿਡਾਣੀ।” (ਮਾਣਦੀ, ਸਿਮਰਦੀ) . 
.- ਆਸਾਂ ੩, ਅਸ, ੨੩, ੧ : ੨ (422) 
ਰਾੜਿ -- ਝਗੜਾ __ ਰੀ ਤਾ 
`_ ਧਿਆਵਹੁ ਜਿ ਅਮਰੁ ਹੋਆ।” 
- ਆਸਾ ੧, ਪਟੀ ੩੩ : ੧ (434) 


ਰਿਸਾਇ - ਗੁਸੇ ਹੋ ਜਾਵੇਗਾ 


ਰਿਸੈ 2065 ਰਿਦੰਤਰਹੁ 
“ਨਾਹੀ ਤ ਘਰ ਕੋ ਬਾਪੁ ਰਿਸਾਇ।”` "'ਰਿਖੀਕੇਸ ਗੋਪਾਲ ਗ੍ਰੋਵਿੰਦ।” 
-- ਭੈਰ ਨਾਮ, ੩, ੧“ : ੩ (1163) -- ਰਾਮ ੫, ੪੫, ੨ : ੩ (897) 
“ਕਾਢਿ ਖੜਗੁ ਕੋਪਿਓ ਰਿਸਾਇ। ” (ਫਿੱਥਾ ਪੈਣਾ) | ਹੋਰ ਰੂਪ -- ਰਿਖੀਕੇਸੁ - 


-- ਬਸੰ ਕਬ, ੪, ੪ : ੧ (1194) 
ਰਿਸੈ -- ਗੁਸੇ ਹੋਵੇਗਾ 
“ਨਾਤਰੁ ਖਰਾ ਰਿਸੈ ਹੈ ਰਾਇ। ” 
ਰ੍ -- ਗਉ ਕਬ, ਵਾ ੩ : ੪ (344) 
ਰਿਖ -- (ਸੰ. ਫਕੀਠ) ਇੰਦਰੀਆਂ ( ਦਰਪਣ, ਕੋਸ਼, 
ਗਿਰਾਰਥ); (ਸੰ. ਕਿਥ-ਜੋ ਮਾਰੇ ਸੋ ਰਿਖ) 
ਧਰਮ ਰਾਜ (ਕੌਸ਼ ਸ਼ਬਦਾਰਥ); 
ਆਵਾਗਵਨ (ਨਿਰਣੈ) 
“ਅਨ ਤੇ ਟੂਟੀਐ ਰਿਖ ਤੇ ਛੂਟੀਐ। ” 
- ਬਿਲਾ ੫, ੧੨੯, ੨ : ੧ (830) 
ਰਿਖਾ.-- ਰੇਖਾ, ਲਕੀਰ, ਚਿਹਨ 
“ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ 
ਰਿਖਾ।” __-- ਕਾਨ ੪, ਵਾਰ ੮ : ੨ (1316) 
ਰਿਖਿ - 1. ਧਰਮਰਾਜ 
“ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੇ 
ਹਰਿ ਗਾਇਆ।” 
- ਮਾਰੂ ੪, ੨, ੨ : ੧ (995) 
2. ਰਿਸ਼ੀ, ਗਿਆਨਵਾਨ ਰ 
ਗਾਇਓ। ”  -- ਸਵ ੧, ੮ : ੫ (1390) 
3. ਤਾਰੇ, ਨਛਰ 
ਫੁਲ ਦੀਅਉ।” 
-- ਸਵ ੧, ਨਲ ੫ : ੨ (1399) 
-- ਸਸ ੫, ੧੩ : ੩ (1355) 
ਰਿਖਿਆ - ਰੇਖ, ਚਿਹਨ 
“ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ 
ਰਿਖਿਆ। ` -- ਸੂਹੀ ੩, ਵਾਰ ੬ : ੨ (787) 
ਰਿਖੀ -- ਰਿਸ਼ੀ 
ਭੇਖਾਰੀ।”” ` -- ਮਾਰੂ ੧, ੧੦, ੨ : ੧ (992) 
ਰਿਖੀਕੇਸ -- ਇੰਦੂਆਂ ਦਾ ਸੁਆਮੀ, ਪ੍ਰਭੂ, ਵਾਹਿਗੁਰੂ 








“ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ 
ਹਰੇ ਜਿਤੁ ਪਾਵਹਿ ਸਭ ਫਲ ਫਲਨਾ।” 
ਕਾਨ ੪, ਫਾਰ 2 : ੫1313) 
ਰਿਗੁ -- ਚਹੂੰ ਵੇਦਾਂ ਵਿਚੋਂ ਇਕ ਵੇਦ 
“ਰਿਗੁ ਕਹੈ ਰਹਿਆ ਭਰਪੂਰਿ। ” 
-- ਆਸਾ ੧, ਵਾਰ ੧੩ਸ, ੧, ੨ : ੩ (470) 
ਰਿਜਕੁ -- (ਅ. ਰਿਜ਼ਕ) ਰੋਜ਼ੀ, ਉਪਜੀਵਕਾ 
“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ 
ਆਗੈ ਕਰਿ ਧਰਿਆ।” ਰ 
- < ਗਜ ਖ. ੫. ੧ 2 ੧009 
ਰਿਜਮ -- ਥੋੜਾ ਜਿਹਾ, ਰਤਾ ਕੁ 
"ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ 
ਨ ਕਾਈ।”” -- ਸੂਹੀ ਕਬ, ੫, ੩ : ੨ (793) 
ਰਿਤਨੋ -- ਖਾਲੀ, ਰਹਿਤ, ਵਿਹੂਣਾ 
“ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ 
`ਰਿਤਨੋ। ” 
ਰਿਦ -- (ਸੰ. ਛੁਕਧ੍) ਮਨ, ਦਿਲ 
“ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ 
ਅਮੋਲਿ।” ` _-- ਸਿਰੀ ੧, ੨੧, ੧ : ੩ (22) 
“ਚਰਨ ਕਵਲ ਚਿਦ ਅੰਤਰਿ ਧਾਰੇ।” _ 
- ਗਉ ੫, ੧੨੫, ੨: ੧ (191) 
“ਚਰਨ ਕਮਲ ਰਿਦ ਮਹਿ ਉਰਿ ਧਾਰਹੁ।” 
-- ਗਉਂ ੫, ਸੁਖ ੧੯, ੧ : ੪ (268) 
(ਮਹਾਨ ਕੋਸ਼ ਇਥੇ `ਰਿਦ” ਨੂੰ ਫੂਕ ਤੋਂ ਵਿਉਤਪਤ 
ਮੰਨ ਅਰਥ 'ਤਾਲ` (ਡੂੰਘਾ ਤਾਲਾਬ) ਕਰਦੇ 
ਹਨ) 


_ਜੀਵੈ।” (ਦਿਲ ਵਿਚ) 

- ਆਸਾ ੫, ੧੧੬, ੪ : ੨ (400) 

ਰਿਦਸੁਧ -- ਸੁਧ ਹਿਰਦੇ ਵਾਲੇ ਰ 

` “ਤਾ ਤੇ ਜਨ ਕਉ ਅਨਦੁ ਭਇਆ ਹੈ ਰਿਢਸੁਧ 
ਮਿਲੇ ਖੋਟੇ ਪਛੁਤਾਨੈ ।” 

-- ਕੱਲ ੪, ੫. ੩ ? ੨ 03201 


ਰਿਦੰਤਰਹ -- ਹਿਰਦੇ ਵਿਚ 





''ਬ੍ਿਥਾ ਅਨਗੂਹੰ ਗੋਬਿੰਦਹ ਜਸ ਸਿਮਰਣ 
ਰਿਦੰਤਰਹ। ` _-- ਸਸ ੫, ੨੫, ੧ (।356) 
ਹੋਰ ਰੂਪ -- ਰਿਦੰਤਰਿ -- ਰ੍ 

“ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ 
ਰਿਦੰਤਰਿ। ` (ਰਿਦੇ ਵਿਚ) 

-- ਸੇਵ ੧, ੬ ! ੧ (1390) 
ਰਿਦਦਾਸ -- ਦਾਸਾਂ ਦੇ ਦਿਲ/ਹਿਰਦੇ ਵਿਚ 
“ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦਦਾਸ ਨਿਵਾਸ 

ਭਗਤ ਗੁਨ ਗਾਵਨ। ” 
- ਟੋਡੀ ੫, ੨੫, ੧ : ੧ (717) 

'ਰਿਦਯਾ -- ਹਿਰਦਾ, ਦਿਲ _ 

-- ਸਸ ੫, ੧੩ : ੪ (1355) 
ਰਿਦਰਮਣੰ -- ਹਿਰਦੇ ਵਿਚ ਵਸਾਉਣ ਨਾਲ 

"ਭਜੁ ਸਰਣਿ ਸਤਿਗੁਰ ਉਊਬਰਹਿ ਹਰਿ ਨਾਮੁ 
ਰਿਦਰਮਣੰ। ` 
੮ ਐਨੀ ੧, ਐਸ ੫, ੫? ਦੈ (2021 
ਰਿਦਾ -- ਹਿਰਦਾ 
“ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ 
ਦਾਤਾਰਾ ਜੀਉ।” -- ਮਾਝ ੫, ੯, ੧ : ੩ (97) 
ਰਿਦਿ - (ਸੰ. ਫ੍ਰਿਕਿ) ਹਿਰਦੇ ਵਿਚ 
` "ਰਿਢਿ_ਬਿਗਾਸੁ ਜਾਗਿਓ ਅਲਖਿ ਕਲ ਧਰੀ 
ਜੁਗੰਤਰਿ। ” -- ਸਵ ੨, ੭ : ੩ (1392) 
ਰਿਦੇ -- (ਸੰ. ਫ੍ਰਕਧੇ) ਹਿਰਦੇ, ਦਿਲ 
"ਪ੍ਰਾਨ ਮਨੁ ਤਨ ਜਿਨਹਿ ਦੀਆ ਰਿਦੇ ਕਾ ਆਧਾਰੁ।” 
- ਸਿਰੀ ੫, ੯੫, ੧" : ੨ (੨51) 
ਹੋਰ ਰੁਪ -- ਰਿਦੈ -- 


“ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ 


ਪਾਵਸਿ ਪਦੁ ਨਿਰਬਾਣੀ।” (ਹਿਰਦੇ ਵਿਚ) 
- ਸਿਰੀ ੧, ੨੬, ੧: ੨ (2੨) 
ਰਿਦੈ ਨਿਹਾਲ। ” 

-- ਮਾਝ ੧. ਵਾਰ ੨੦ਸ, ੧, ੨ : ੨ (147) 
(ਮਹਾਨਕੋਸ਼ ਇਸੇ “ਰਿਦੈ” ਨੂੰ ਛੂਬ ਤੋਂ ਵਿਉਤਪਤ 
ਮਨ ਅਰਥ 'ਮਨ ਭਾਵਨ” ਕਰਦਾ ਹੈ) 

ਰਿਧਿ - ।. ਕਰਾਮਾਤੀ ਸ਼ਕਤੀਆਂ ਜੋ ਕਰੜੀ 








2066 ਰ ਰੀ 


ਹੁੰਦੀਆਂ ਹਨ; ਧਨ ਸੰਪਦਾ ਪੈਦਾ ਕਰਨ 
"ਆਪਿ ਨਾਥੁ ਨਾਥੀ ਸਭ ਜਾ ਕੀ ਫਿਧਿ ਸਿਧਿ 
ਅਵਰਾ ਸਾਦ। ' _- ਜਪੁ ੧, ੨੯ : ੨ (6) 
ਰ੍ >> ਸਿੱਚੀ ੧, ੧, ੩ : ੧ (14) 
“ਹਿਰਦੈ ਕਾਮ ਕਾਮਨੀ ਮਾਗਹਿ ਰਫਿਧਿ ਮਾਗਹਿ 
ਹਾਥੁ ਪਸਾਰੇ।” (ਸੰਪਦਾ, ਧਨ, ਦੌਲਤ) 
-- ਰਾਮ ੪, ੬, ੨ : ੨ (882) 
2. ਰਿਧੀਆਂ ਵਾਲੇ, ਕਰਾਮਾਤੀ ਸ਼ਕਤੀਆਂ ਦੇ ਧਾਰਨੀ 
ਆਧਾਰੀ। ” 
- ਆਸਾ ੩, ਅਸ ੨੩, ੨ : ੧ (423) 
“ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ 
ਪੂਰੈ ਭਾਗਿ ਮਿਲਾਇਦਾ।” (ਸੰਸਾਰਕ 
ਪਦਾਰਥ) 
- ਮਾਰੂ ੧, ਸੋਲਾ ੧੭, ੧੫ : ੩ (1038) 
ਰਿਨਿ -- ਕਰਜੇ ਨਾਲ, 
“ਖਿਨੁ ਪਲੁ ਹਰਿ ਪ੍ਰਭੁ ਰਿਦੈ ਨਾ ਵਸਿਓ ਰਿਨਿ 
ਬਾਧੇ ਬਹੁ ਬਿਧਿ ਬਾਲ।” 
- ਪ੍ਰਭਾ ੪, ੨, ੨ : ੨ (1335) 
ਹੋਰ ਰੂਪ -- ਰਿਨੁ -- 
"ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ 
ਨਾਮੁ ਦੀਓ ਰਿਨੁ ਲਾਥਾ।” (ਕਰਜਾ) 
- ਜੈਤ ੪, ੧, ੧ : ੨ (696) 
ਰਿੰਨਿ - ਰਿੰਨ ਕੇ, ਪਕਾ ਕੇ __ 
'ਕੁਹਿ ਬਕਰਾ ਚਿੰਠ੍ ਖਾਇਆ ਸਭੁ ਕੋ ਆਖੈ 
ਪਾਇ।”” 
- ਆਸਾ ੧. ਵਾਰ ੧੫ਸ, ੧, ੨ : ੪ (471) 
ਰਿਪ -- ਵੈਰੀ 
"ਸੁਖ ਲਹਹਿ ਤਿਨਰ ਸੰਸਾਰ ਮਹਿ ਅਭੈ ਪਦੁ ਰਿਪ 
ਮਧਿ ਤਿੰਹ।” -- ਸਵ ੩, ੧੧ : ੫ (1394) 
ਰਿੜਕਿਓਨੁ -- ਉਨ੍ਹਾਂ ਨੇ ਰਿੜਕਿਆ 


- ਰਾਮ ਬਸੇ, ਵਾਰ ੪ : ੩ (967) 
ਰੀ - ।. ਇਸਤ੍ਰੀ ਸੰਬੋਧਕ ਸ਼ਬਦ, ਹੇ 


ਰੀਸ 


2067 


ਰੀਝਾਵਉ 











“ਭਾਵਨੁ ਤਿਆਗਿਓ ਰੀ ਤਿਆਗਿਓ। ” 
-- ਗਉ ੫, ੧੬੦”, ੧” : ੧ (214) 
“ਕਿਆ ਜਾਨਾ ਕਿਆ ਹੋਇਗਾ ਰੀ ਮਾਈ। ” 
-- ਆਸਾ ੧, ੨੬, ੨” : ੧ (357) 
2. ਦੀ 
“ਹੀਓ ਮਹਰਾਜ ਰੀ ਮਾਇਓ। ” 
-- ਟੋਡੀ ੫, ੧੯. ੧“ 
ਰੀਸ -- ।. ਬਰਾਬਰੀ ਦੀ ਅਭਿਲਾਸ਼ਾ 
“ਸੁਣਿ ਗਲਾਂ ਆਕਾਸ ਕੀ ਕੀਟਾ ਆਈ ਰੀਸ। ” 


-- ਜਪੂ ੧, ੩੨ : ੪ (7) 


2,602) 


2. ਬਰਾਬਰੀ 
“ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ 
ਕਿਆ ਰੀਸ। ” 
-- ਸਿਰੀ ੧, ੩, ੪ : ੨ (15) 
“ਓਨਾ ਦੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ 
ਹੈ ਰਖਵਾਰਾ।`` (ਬਰਾਬਰੀ, ਨਕਲ) 
- ਸੋਰ ੩, ਅਸ ੧, ੫ : ੩ (636) 
ਹੋਰ ਰੂਪ -- ਰੀਸਾ -- 
“ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ 
ਖੜੀਅਹ।`” (ਨਕਲ, ਬਰਾਬਰੀ) 
-- ਸਿਰੀ ੪, ਵਾਰ ੭ਸ, ੧, ੨ : ੩ (85) 
“ਜੋ ਪਿਿਅ ਮਾਨੋ ਤਿਨ ਕੀ ਫੀਸਾ। ” (ਬਰਾਬਰੀ) 
` - ਸੂਹੀ ੫, 2, ੧" : ੧ (738) 
ਰੀਸਾਈ -- ਰੁਸ ਕੇ, ਗੁਸੇ ਹੋ ਕੇ 
“ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੇਂ 
ਰੀਸਾਈ। ' -- ਗਉ ਕਬ, ੫੪, ੩ : ੨ (335) 
ਰੀਸਾਲ -- ਰਸਵਾਲੇ 
"ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ। ” 


>> ਸਿਰੀ ੧. ਦੰ.. 2 2 2 (17) । 


ਹੋਰ ਰੂਪ -- ਰੀਸਾਲਾ -- 
' ਮਕਰ ੰੇਲੋਇਣ ਦੰਤ ਫੀਸਾਲਾ। (ਰਸਾਲੇ, 
ਰਸ ਵਾਲੇ) _ 
---- ਵੰਡ ੧, ਛੰਤ 2, 2 : ੧ (507) 


ਰੀਸਾਲੂ --. 
"ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ 
ਸੁਣੀ।” (ਰਸ ਵਾਲਾ, ਅਨੰਦੀ, ਸੁੰਦਰ) 


-- ਸਿਰੀ ੧, ੧੦, ੨ : ੩ (7) 











ਰੀਸੈ -- ।. ਨਿਕਲਦਾ, ਰਿਸਦਾ 
“ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਫੀਸੈ। ” 
- ਗਉ ੧. ਅਸ ੧੮, 2 : ੨ (229) 
-- ਸਾਰ ੫, ੧੧, ੩ : ੧ (1205) 
2. ਬਰਾਬਰੀ ਕਰਕੇ, ਨਕਲ ਕਰਕੇ 
“ਸਤਿਗੁਰ ਕੀ ਫੀਸੈ ਹੋਰਿ ਕਚੁ ਪਿਚੁ ਬੋਲਦੇ ਸੇ 
ਕੂੜਿਆਰ ਕੂੜੇ ਝੜਿ ਪੜੀਐ।” 
-- ਗਉ ੪, ਵਾਰ ੯ : ੪ (304) 
ਰੀਝਹਿ -- ਰੀਝਦਾ, ਲੋਚਦਾ 
"ਮਲੁ ਨ ਬੁਝਹਿ ਸਾਚਿ ਨ ਰੀਝਹਿ ਦੂਜੇ ਭਰਮਿ 
ਭੁਲਾਈ ਹੈ।” 
- ਮਾਰੂ ੧, ਸੋਲਾ ੫, ੩ : ੩ (1024) 
ਰੀਝਾਇ -- ਖੁਸ਼ ਕਰਨਾ, ਭਰਮਾਉਣਾ 
-= ਸਿਰੀ ੫. ਛੰਤ ੩, ੪ : ੧ (61) 
ਹੋਰ ਰੁਪ -- ਰੀਝਾਇਓ -- ਰ੍ 
"ਭੂਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੂ 
ਰੀਝਾਇਓ। (ਖੁਸ਼ ਹੋਇਆ) 
-- ਸਾਰ ੫, ੧੪, ੧੯ : ੨ (1206) 
ਰੀਝਾਇਆ -- ਰ੍‌ 
ਆਗੈ ਮਨੁ ਡੇਂਹੀਆ। ” (ਖੁਸ਼ ਕੀਤਾ) 
-- ਜੈਤ ੫, ਛੰਤ ੧, ੨ : ੫ (703) 
ਰੀਝਾਈ -- 
“ਹਓ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ 
ਜੈਸੇ ਕਰਹਲੁ ਬੇਲਿ ਰੀਝਾਈ। ” (ਖੁਸ਼ ਹੁੰਦਾ 


ਹੈ, ਰੀਝਦਾ ਹੈ) 
-- ਆਸਾ 8, ੬2, ੧” : ੨ (369) 
ਰੀਝਏ -- ਰ ਰ 
“ਕਵਨ ਉਪਮਾ ਕਉਨ ਬਡਾਈ ਕਿਆ ਗੁਨ 
ਕਹਉ ਰੀਝਾਏ।”` (ਖੁਸ਼ ਹੋਵੇ) 


-- ਸਾਰ ੫, ੮,੪-੧ (1207) 
ਰੀਝਾਨਾ -- ਰੀਝਨਾ, ਪੁਸੰਨ ਹੋਣਾ 
"'ਕੂੜਿ ਕਪਟਿ ਅਹੰਕਾਰਿ ਰੀਝਾਨਾ। ” 


-- ਰਾਮ ੫, ੩੨, ੨ : ੩ (892) 


ਰੀਝਾਵਉ - ਖੁਸ਼ ਕਰਾਂ, ਪ੍ਰਸੰਨ ਕਰਾਂ 


ਰੀਝਾਵੈ 
“ਕਵਨ ਬੋਲ ਪਾਰਬ੍ਰਹਮ ਰੀਝਾਵਉ। ” 


- ਗਉ ੫, ੧੦੫, ੧” : ੨ (187) 
ਰੀਝਾਂਵੈ -- ਪ੍ਰਸੰਨ ਕਰੇ, ਖੁਸ਼ ਕਰੇ 
“ਤੁਝ ਬਿਨੁ ਕਵਨੁ ਰੀਝਾਵੈ ਤੋਹੀ।” 
-> ਗੋਉ ੫, ੧੨੯, ੧” : ੧ (207) 


ਗੁਨੀ ਰੀਝਾਂਵੈ। `` (ਖੁਸ਼ ਹੋਵੇ) 
`..-- ਨਟ ੫,੧,੨: ੧ (976) 
ਰੀਝੈ -- ਪ੍ਰਸੰਨ ਹੋਏ, ਖੁਸ਼ ਹੋਏ ਰ 
"ਮਨੂ ਮਾਰਿ ਰੀਝੈ ਸਬਦਿ ਸੀਝੈ ਤ੍ਰੇਲੋਕ ਨਾਥੁ 
ਪਛਾਣਏ । ” 
- ਬਿਲਾਂ ੧, ਛੰਤ ੨, ੪ : ੩ (844) 
ਰੀਣੇ - ਖਾਲੀ ਹੋ ਗਏ 
“ਫਰੀਦਾ ਆਖੀ ਦੇਖਿ ਪਤੀਣੀਆ ਸੁਣਿ ਸੁਣਿ 
ਰੀਣੇ ਕੰਨ। (ਭਾਵ ਬੋਲੇ ਹੋ ਗਏ) 
-- ਸਲੋ ਫਰ, %% ੧ ੧ 01470) 
(ਮਹਾਨ ਕੋਸ਼ ਅਰਥ 'ਨਕੰਮਾ ਹੋਇਆ” ਕਰਦਾ 
ਹੈ) 
- ਰੀਤਾਂ -- 1. ਰੀਤ, ਵਰਤ ਵਰਤਾਰਾ ੍ 
"ਪਭ ਕਉ ਸਿਮਰਹਿ ਤਿਸ ਨਿਰਮਲ ਰੀਤਾ। ” 
- ਗਉ ੫. ਸੁੱਖ ੧, ੬ : ੬ (263) 
2. ਸਖਨਾ, ਵਿਹੂਣਾ 
“ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰਸ 
ਰੀਤਾ। ” -- ਬਿਲਾ ੫, ੨੭, ੪ : ੨ (੧10) 
ਰੀਤਾਵੀਆ -- ਰੀਤ (ਜੁਗਤ) ਵਾਲੀਆਂ 
"ਅੰਤਰਿ ਬਾਹਰਿ ਇਕੁ ਇਕ ਰੀਤਾਵੀਆ। ” 
ਰ੍ - ਰਾਮ ੫, ਵਾਰ ੧੫ : ੫ (964) 
ਰੀਤਿ -- ਰੀਤ, ਮਰਯਾਦਾ, ਜੁਗਤ 
“ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ।” 


- ਸਿਰੀ ੫, ੭੫, ੪ : ੨ (44) 


“ਬਹੁਤੁ ਧਨਾਢਿ _ਅਚਾਰਵੰਤੁ ਸੋਭਾ ਨਿਰਮਲ 
ਛੀਭਿ। (ਵਰਤ ਵਰਤਾਰਾ) 

-- ਸਿਰੀ ੫, ਅਸ ੨੬, 2 : ੧ (30) 
1 ਕੇ ਸੇਵਕ ਕੀ ਨਿਰਮਲ ਰੀਤਿ।” 
(ਰਹਿਣੀ) -- ਗਉ ੫. ਸੁਖ ੧੭, ੩ : ੪ (285) 
ਮਨ ਐਸੀ.ਪੀਤਿ ਹਰੇ।” (ਭਾਵ ਪਿਆਰ) 


2068 


ਰੁਕਮਾਂਗਦ 











- ਆਸਾ ੫, ਛੰਤ ੪, ੧ : ੧ (454) 
“ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ, ਹਰਿ 
ਮੋਰੀ ਕਥਾ ਕਹਾਣੀ ਜੀ।” (ਰਹਿਣੀ) 


- ਗੂਜ ੩, ੪, ੨” : ੧ (490) 
ਰੀਤਿ। ” (ਜੀਵਨ ਜੁਗਤਿ, ਜੀਵਨ ਮਰਯਾਦਾ) 
- ਮਾਰੂ ੫, ਅਸ ੩, ੧” : ੨ (1017) 


2. ਰੰਗੀਜ ਕੇ, ਰਤੇ ਜਾ ਕੇ. _. 

ਘਟਿ ਘਟਿ ਆਤਮਰਾਮੁ ਹੈ ਪ੍ਰਭਿ ਖੇਲੁ ਕੀਓ 

ਰੰਗਿ ਰੀਤਿ।” 

- ਕਾਨ ੪, ਵਾਰ ੧੦ਸ, ੪. ੧: ੨ (1316) 
ਰੀਤੇ -- ਖਾਲੀ ਹੋਣੇ, ਸਖਣੇ ਹੋਣੇ 
`'ਦਰਬਿ ਭਰੇ ਭੰਡਾਰ ਭੀਤੇ ਇਕਿ ਖਣੇ।” 

- ਮਾਝ ੧, ਵਾਰ ੮ : ੪ (141) 

'ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ।”” 


(ਖਾਲੀ) = ਬਿਹਾ ੯, ੧, ੧ : ੨ (537) 
ਰੀਧਾਈਲੇ -- ਰਿੰਨ੍ਹ ਲਵਾਂ 
ਕਰਉ।” - ਆਸਾ ਨਾਮ, ੨. ੩: ੧ (485) 


ਸਿ ਸੰਤੁਸ਼ਟ ਹੋਏ, ਤਸਲੀ ਹੋਈ _ 
ਕੈ ਸਬਦਿ ਅੰਤਰਿ ਸਹਜਿ ਰੀਧੇ।” 
- ਗਉਂ ੩, ਅਸ ੫, ੨ : ੨ (231) 
ਰੀਨਾ -- ਚਰਨ ਧੁੜ ਰ੍ 
“ਜਬ ਇਹੁ ਹੂਆ ਸਗਲ ਕੀ ਰੀਨਾ।” 
- ਗਉ ੫, ਅਸ ੧, ੧ : ੩ (235) 
ਰੀਰੀ -- ਰਿ ਰਿ, ਨਾਗਰੀ ਲਿੱਪੀ ਦੇ ਦੋ ਅਰਧ ਸੂਰ 
_ ਯ੍੍‌ਬੂ 
ਵੀ ਨ ਵਸਾ ਪਿ ਅਰਜਨ 
ਵੀਸਰਿਆ।” 
- ਆਸਾ ਡੇ, ਪਟੀ ੧ : ੨ (434) 
ਰੁਸਾਏ -- ਗੁਸੇ ਕੀਤੇ 
"ਪੰਚ ਮਨਾਏ ਪੰਚ ਰੁਸਾਏ। ” 
- ਆਸਾ ੫, ਅਸ ੧, ੧ : ੧ (430) 
ਰੁਹਲਾ -- ਲੂਲਾ 
'ਰੂਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ।” 
- ਮਾਝ ੧, ਵਾਰ ੩ਸ, ੨. ੨ : ੨ (139) 
ਰੁਕਮਾਂਗਦ -- ਇਕ ਪੌਰਾਣਿਕ ਧਰਮਾਤਮਾ ਰਾਜਾ, 


ਰੁਖ ਰ੍ 2069 


ਰੁਣਝੁਣ 








ਨਾਮ ਸਿਮਰਨ ਜਿਸ ਦੀ ਨਿਤਕਾਰ | ਰੁਚਤੇ 


ਸੀ 
-- ਸਵ ੩, ੧੩ : ੩ (1394) 
ਰੁਖ - ਦਰਖਤ 
“ਜਾ ਕੇ ਰੁਖ ਬਿਰਖ ਆਰਾਉ।” 
` ਸਿਰੀ ੧, ੩੨. 2 ? ੧੧2੧) 
ਰੁਖੜਾ -- ਦਰਖਤ 
“ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ।” 
`” ਵੱਡੇ ੧, ੧, 2 : $ (2271 
ਰੁਖਾਂ - ਦਰਖਤਾਂ 
“ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।” 


- ਸਲੋ ਫਰ, ੬੦ : ੨ (1361) 


ਰੁਖੀ - ।. ਖੁਸ਼ਕ 
"ਹਰਿ ਫੁਖੀ ਰੋਟੀ ਖਾਇ ਸਮਾਲੇ। ” 

-- ਮਾਝ ੫, ੩੭. ੨ : ੧ (103) 
2. ਦਰਖਤਾਂ ਵਿਚ ਜਾ 

ਤ੍ਰਿਭਿਵਣਿ ਰੁਖੀ। ” 

੮੨ ਸੋਚੇ ੫, ੩੦, ੨ : ੨ (617) 
ਰੁਖੁ- ਦਰਖਤ __ 
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲ ਫਲ 
ਗਿਆਨੁ ।” 


-- ਮਾਝ ੧. ਵਾਰ ੨੦ਸ, ੧, ੧ : ੧ (147) 
ਰੁਗੁ -- ਰਿਗ ਵੇਦ, ਚਹੁੰ ਵੇਦਾਂ ਵਿਚੋਂ ਇਕ 
- ਮਾਂਰੂ ੧, ਸੋਲਾ ੧੭, ੯ : ੧ (1037) 
ਰੁਚ -- ।. ਰੁਚੀ, ਲਗਾਓ, ਪ੍ਰੀਤ 
“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ 
ਨਾਹੀ ਫੁਚ ਚਸੂਆ।” 
=- ਗਉਂ ੫, ੧੨੭”, ੩ : ੨ (206) 
_- ਰੁਚ ਆਵੈ।” (ਪ੍ਰਸੰਨਤਾ ਦੀ ਨਜ਼ਰ) 
-- ਨਟ ੫, ੧, ੧ : ੧ (976) 
2. ਤਾਂਘ, ਲੋਚਾ 
“ਧਨਿ ਤੇਊ ਜਿਹ ਰੁਚ ਇਆ ਮਨੂਆ। ” 


-- ਗਉਂ ੫, ਬਾਅ ੪: ੨ (251) 














-- ਲੁਭਾਇਮਾਨ ਹੁੰਦੇ, ਆਕਰਸ਼ਤ ਹੁੰਦੇ 

“ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ 

ਰੁਚਤੇ । ਰ 
-- ਜੈਤ ੫, ਵਾਰ ੧੨ਸ, ੫, ੧ : ੩ (708) 

ਰੁਚਾਂਗੈ -- ਰੁਚੀ 

“ਹੇ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ 

ਦ੍ਰਿਸਟਿ ਨ ਕਰੈ ਰੁਚਾਂਗੈ। ” 

-- ਸਾਰ ੫, ੨੮, ੧ ? ੧ (1210) 
ਰੁਚਿ - ਰੁਚੀ, ਧਿਆਨ, ਪ੍ਰੀਤ 
“ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ 
ਛੋਹਾਇਆ। ” 

-- ਆਸਾ ੫, ੧੨੫, ੩ : ੨ (402) 
ਰੁਚਿਤ -- ਲਗਨ ਲਗੀ ਹੋਈ ਹੈ 
“ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ 
ਕੋਈ ਤੋਰਿ।” 

-- ਸਾਰ ੫, ੧੨੪, ੧" : ੨ (12੭8) 
ਰੁਚੀਐ -- ਰੁਚਿਤ ਹੋਈਏ (ਭਾਵ ਫਸੀਏ) 
“ਕਾਂਏ ਆਨ ਆਨ ਰੁਚੀਐ। ” 

-- ਸਾਰ ੫, ੧੩੦, ੨ : ੩ (1229) 


_ਰੂਚੈ -- 1. ਰੁਚੀ/ਤਾਂਘ/ਪੀਤ ਹੋਈ 


“ਹਰਿ ਕੇ ਨਾਮ ਕੀ ਮਨ ਰੁੰਚੈ।”” 
-- ਕੈਦਾ ੫, ੧੫, ੧“ 
2. ਪ੍ਰਸੰਨ ਹੋਣਾ 
“ਸਿੰਘ ਰੁਚੈ ਸਦ ਭੋਜਨੁ ਮਾਸ। ” 
-- ਬਸ ੫, ੨. ੩ : ੧ (1180) 
ਰੁਠ -- ਰੁਸਿਆ ਹੋਇਆ 
“ਦੁਨੀਆਂ ਖੇਲੁ'ਬੁਰਾ ਫੁਠ ਤੁਠਾ। ” 
`.`= ਮਾਰੂ ੫, ਅਸ ਦ, ੬ : ੨ (1020) 
ਰੁਠੀਆ - ਰੁਸੀ ਹੋਈ 
“ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ 
_ ਰੁਠੀਆ। ” _ -- ਰਾਮ ੫, ਰੁਤੀ ੩ : ੪ (928) 
ਰੁੰਡਿਤ -- ਅੰਗ ਭੰਗ, ਜਿਸਦਾ ਕੋਈ ਅੰਗ ਕਟਿਆ 


: ੧ (1122) 


ਹੋਵੇ 

ਪਾਈ।” _-- ਗਉ ਕਬ, ੫੧, ੧ : ੨ (334) 
ਰੁਣਝੁਣ -- ਖੁਸ਼ੀ/ਅਨੰਦ ਦੀ ਧੁਨੀ 

“ਮੋਰੀ ਚੁਣਝੁਣ ਲਾਇਆ ਝੈਣੇ ਸਾ ਤੁ ਆਇਆ। ” 


ਰੁਣਝਣਕਾਰ 


2070 





` -- ਵਡ ੧, 3, ੧ : ੧ (557) 
ਰੁਣਝੁਣਕਾਰੁ_ -- ਘੁੰਗਰੂ ਅਥਵਾ ਝਾਂਝਰਾਂ ਦੀ 
-- ਗਉ ੫, ਅਸ ੩, ੭ : ੩ (237) 
ਹੋਰ ਰੂਪ -- ਰੁਣਝੁਣਕਾਰੇ -- 

“ਅਨਹਦੋ ਅਨਹਦੁ ਵਾਜੈ ਰੁਣਝੁਣਕਾਰੇ ਰਾਮ।” 

(ਘੁੰਗਰੂਆਂ ਤੇ ਝਾਂਝਰਾਂ ਦੀ ਆਵਾਜ਼) 
-- ਆਸਾ ੧, ਛੱਤ ੨, ੧ : ੧ (436) 

ਰੁਣਝੁਣਕਾਰੋ -- ਰ 
''ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ 
ਰੁਣਝੁਣਕਾਰੋ ।” 

- ਬਿਹਾ ੫; ਛੰਤ ੫, ੨ ! ੬ (545) 


ਰੁਣਝੁਣੋ - ਮਿੱਠੀ ਮਿੱਠੀ ਰਸਦਾਇਕ ਆਵਾਜ਼ 





ਲਾਏ ।”” -> ਦੋਵ ੫, 22, ੨ : ੧ (533) 
ਰੁਤਿ - ਮੌਸਮ 
“ਬਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ 
ਕੀ” _ -- ਜਪੁ ੧, ੨੧ : ੧੫ (4) 
ਹੋਰ ਰੂਪ -- ਰੁਤੀ -- 
"ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ 
ਆਕਾਰੁ।”` (ਮੌਸਮ ਵਿਚ) 
ਰ੍ - ਜੋਪੁ ੧, 2੧ : ੧੦ (4) 
“ਸਭੇ ਭੁਝੀ ਚੰਗੀਆਂ ਜਿਤੁ ਸਚੇ ਸਿਉ ਨੇਹੁ।” 
(ਮੌਸਮ) 
- ਮਾਰੂ ੧, ਅਸ ੧੦, ੫ : ੧ (1015) 
ਚੁਝੇ -- ਮੌਸਮ _ 
- ਗਉਂ ੫, ਵਾਰ ੧੨ : ੫ (321) 
“ਜਲ ਥਲ ਨੀਰਿ ਭਰੈ ਬਰਸ ਰੁਤੇ ਰੰਗੁ ਮਾਣੀ ।” 
(ਮੌਸਮ ਵਿਚ) 
` ਤੁਖਾ ੧, ਬਾਅ ੧੦ : ੨ (110) 
ਰੁਤੇਣ -- ਰੁਤ, ਮੌਸਮ 
“ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ 





॥ 








ਰੁਧਿਰ 
ਸੂਜਨਹ। ” - ਸਸ ੫, ੩੯ : ੨ (1357) 
ਰੁਦਨੁ -- ਰੋਣਾ, ਪਿਟਣਾ 
ਪਰਾਇਆ। ” 


- ਸਿਰੀ ੧, ਪਹ ੧, ੪ : ੪ (75) 
“ਪੰਚ ਸਖੀ ਮਿਲਿ ਰੁਢਨੁ ਕਰੇਹਾਂ।” (ਪਛਤਾਵੇ 
ਦਾ ਰੋਣਾ) _ -- ਆਸਾ ੧. ੩੪, ੩ : ੧ (359) 
ਰੁਦੂ - ਸ਼ਿਵਜੀ, ਅਖਰੀ ਅਰਥ ਰੋਣ ਵਾਲਾ 
"ਰੁਢੂ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ 
ਭਲ ਉਨਹ ਜੋ ਗਾਵੈ।” (ਭਾਵ ਆਖੰਡ ਲਿਵ) 
-- ਸਵ ਡੇ, ੨੨ : ੩ (1396) 
ਰੁਦੂ-ਲੋਕ -- ਸ਼ਿਵਮੰਡਲ, ਸ਼ਿਵਲੋਕ, ਕੈਲਾਸ਼ _ 
''ਬ੍ਹਮ ਲੋਕ ਅਰੁ ਰੁਦੂ-ਲੋਕ ਆਈ ਇੰਦੂ ਲੋਕ ਤੇ 
ਧਾਏ। ” - ਗੂਜ ੫, ੨੧. ੧ : ੧ (500) 
ਰੁਦ੍ਰਾਖੰ - ਰੁਦੁ ਦੀ ਅੱਖ ਵਰਗਾ ਜਿਸ ਦਾ ਦਰਖਤ 
ਫਲ ਹੈ ਤੇ ਜਿਸ ਦੀ ਮਾਲਾ ਸ਼ਿਵ ਜੀ 
ਰਖਦੇ ਹਨ. 
“ਰਿਦੈ ਕੂੜੁ ਕੰਨਿ ਰੁਦ੍ਰਾਖੰ।” 
- ਪ੍ਰਭਾ ਬੇਣੀ, ੧, ੪ : ੩ (1351) 
ਰੁਦਰਾਦਿਕ - ਸ਼ਿਵ ਜੀ ਆਦਿ ਦੇਵਤੇ 
''ਮਾਨਹਿ ਬ੍ਰਹਮਾਦਿਕ ਰੁਦ੍ਰਾ ਢਿਕ ਕਾਲ ਕਾ ਕਾਲੁ 
ਨਿਰੰਜਨ ਜਚਨਾ। ” 
- ਸਵ ੪, ਗਯੰ ੧੩ : ੩ (1403) 
ਰੁਦੂ - ।. ਡਰਾਉਣਾ, ਭਿਆਨਿਕ __ 
ਹਰ ਬਿੰਬ ਜੁਗਤਿ ਜਗੁ ਰਚਾ।” 


- ਸਵ ੪, ਗੱਯੰ ੫ : ੨ (1402) 





. 2. ਸ਼ਿਵਜੀ : 
''ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ 
ਬਿਸਨੁ ਰੁਦੂ ਉਪਾਇਆ। ” 
- ਭੈਰ ੩, ੧੧,੫:੧(1130). 
ਰੁਧਾ - ਰੁਕਿਆ ਹੋਇਆ, ਫਸਿਆ ਹੋਇਆ _ 
ਫੁਧਾ ਕਿਆ ਕਰੇ।” 
- ਤੁਖਾ ੧, ਛੰਤ ੬, ੧ : ੫ (1112) 


ਰਧਿਰ - ਰਕਿਤ, ਖੁਨ, ਲਹੁ 
"ਮਜਾ ਫੁਧਿਰ ਦ੍ਰਗੰਧਾ ਨਾਨਕ ਅਥਿ ਗਰਬੇਣ 


<< 


ਰੁਧ 2071 


ਰੁਲਾਇ 











ਅਗ੍ਰਾਨਣੋ। ” 
ਰੁਥੇ - ਰੋਕੇ, ਫਸਾਏ 


-- ਮਲਾ ੧, ਵਾਰ ੨੩ : ੩ (1260) 


- ਗਾਥਾ ੫, ੧ : % (12360) 


ਰਣ ਸਭੁ ਜਗ ਨੰ ਵਣ ਪਰ” 
-- ਵਡ ੧, ੩, ੧ : ੧੩ (558) 
ਰਨਾ - ਰੋਇਆ 
“ਇਕੁ ਨ ਰੁਨਾ ਮੇਵੇ ਤਨ ਕਾ ਬਿਰਹਾ ਜਿਨਿ ਹਉ 
ਪਿਰਹੁ ਵਿਛੋੜੀ। ” 


-- ਵਡ ੧, ੩, ੧ : ੧੪ (੨5੧) 


ਪਿਆਰੋ।” (ਰੋਇਆ) 


-- ਵਡ ੧. ਅਲਾ ੧, ੪ : ੧ (579) 


ਰੁੰਨਿਆ -- ਰੋਇਆ 
“ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ।” 


-- ਆਸਾ ੫, ੧੧੦, ੨ : ੨ (398) 


“ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ 


ਰੁੰਨਿਆ। ` (ਰੋਂਦੇ ਹਨ) 
-- ਆਸਾ ੧, ਛੰਤ ੫, ੪ : ੫ (439) 
ਚੰਨੀ -- ਰੋਈ ਰ 
“ਮਛੁਲੀ ਵਿਛੂੰਨੀ ਨੈਣ ਰੂੰਨੀ ਜਾਲੁ ਬਧਿਕਿ 
ਪਾਇਆ। ' 
-- ਆਸਾਂ ੧, ਛੰਤ ੫, ੩ .: ੩ (439) 
“ਸੁਰਤਿ ਮੁਈ ਮਰੁ ਮਾਈਏ ਮਹਲ ਚੁੰਨੀ ਦਰਬਾਰੇ।” 
(ਰੋਈ ਭਾਵ ਪੁਕਾਰ ਕੀਤੀ) 
-- ਵਡ ੧. ਅਲਾ ੩, ੫ : ੩ (5੧0) 
` ਹੋਰ ਰੁਪ -- ਰੁੰਨੀਆ -- 
“ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ 
_ਰੁੰਨੀਆ।” (ਰੋਈ) . 
- ਕਾਨ ੫, ਛੰਤ ੧, ੪ : ੪ (1312) 
7 








(ਰੋਏ) 
ਦੇ 
“ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਭੁੰਨੈ ਹੇਇ।” 

(ਰੋਇਆ) _- ਸੋਰ ੧, ੧, ੨ : ੩ (595). 

ਰੁਪਾ = ਚਾਂਦੀ, ਸਫੈਦ ਰੰਗ ਦੀ ਇਕ ਕੀਮਤੀ ਧਾਤ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ 
ਕੀ ਵਾਸੁ।” `_ --- ਸਿਰੀ ੧, ੪, ੨ : ੧ (15) 
ਦਰ ਜੂਘ, ੮ ਦਮ < 

''ਸੁਇਨੇ ਕੀ ਸੂਈ ਰੁਪੇ ਕਾ ਧਾਗਾ। ” (ਚਾਂਦੀ) 

-- ਆਸਾ ਨਾਮ, ੩, ੪ : ੧ (485) 
ਰੁਲਸੀ -- ਰੁਲੇ ਹਨ 
“ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੁੰਡੁ 
ਸਾਧ ਪਗਾ ਹੇਠ ਰੁਲਸੀ ਰੇ। ” 
>- ਦੋਵ ੫. ੩2. 2 : 2 (3361 
ਰੁਲਤਾ -- ਰੁਲਦਾ, ਖੁਆਰ ਹੁੰਦਾ 
“ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ।” 


- ਗੋਂਡ ੫, ੨੦, ੩ : ੪ (੨6੧) 


-- ਸਿਰੀ ੧. ੧੪, ੧: ੩ (19) 


(ਰੁਲਦੇ, ਖੁਆਰ ਹੁੰਦੇ) 
=- ਗਉਂ ੪, ੪੯, ੪ : ੨ (167) 


ਰੁਲਦੀ -- ਖੁਆਰ ਹੁੰਦੀ 
“ਤੂੰ ਕਾਇਆ ਮੈ ਫੁਲਦੀ ਦੇਖੀ ਜਿਉ ਧਰ ਉਪਰਿ 
ਛਾਰੇਂ। ” - ਹਉ੧, 1 ੧: ੩ (154) 
ਰੁਲਾਇ -- ਖੁਆਰ ਕਰੇ, ਰੋਲੇ 
“ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ। ” 
-- ਸੁਹੀ ੧, ਅਸ ੫, ੬ : ੧ (752) 
ਹੋਰ ਰੂਪ -- ਰੁਲਾਇਆ -- 


“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ 
ਕੁਇਰ ਰੁਲਾਇਆ। ” (ਰੁਲਾ ਦਿੱਤਾ, ਰੋਲ 
ਦਿੱਤਾ, ਖੁਆਰ ਕੀਤਾ) 
-- ਆਸਾ ੧, ਅਸ ੧੨, ੪ : ੨ (418). 
ਰੁਲਾਈ -- 
_ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ। ” 
(ਰੁਲਾਓ, ਖੁਆਰ ਕਰੋ) 
-- ਭੈਰ ਕਬ, ੧੨, ੩ : ੩ (।160) 





ਇਆ ਖੁਆਰ ਹੋਣਾ ਰ 
"ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ।” 


- ਤੁਖਾ ੧, ਛੰਤ ੪, ੨ : ੨ (1111) 


''ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ | 


ਕਿਥਾਊ ਪਾਇ।” (ਖੁਆਰ ਹੋ ਕੇ) 
- ਸਲੋ ੩, ੪੧ : ੩ (1417) 
ਹੋਰ ਰੂਪ -- ਰੁਲੀ -- ੍ 
“ਵੰਨ ਗਇਆ ਰੂਪੁ ਵਿਣਸਿਆ ਦੁਖੀ ਏਹ 
ਰੁਲੀ। ` (ਖੁਆਰ ਹੋਈ) 
- ਹੈਲਿਾਂ ੧, ਵਾਰ ੨੦ਸ, ੧, ੨ : ੨ (12%7) 
ਰੁਲੀਜੈ -- ਰੁਲੀਏ 
"'ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ 
ਰੁਲੀਜੈ।-- ਕਲਿ ੪, ਅਸ ੩, ੨ : ੧(1324) ! 


ਰੁਲੈ -- ਰੁਲਦਾ/ਖੁਆਰ ਹੁੰਦਾ ਹੈ 


`ਇਹੁ ਤਨੁ ਫੁਲੈ ਰੁਲਾਇਆ ਕਾਮਿ ਨ ਆਇਆ 


ਜਿਨਿ ਖਸਮੁ ਨ ਜਾਤਾ ਹਦੂਰੇ।” 
-- ਵਡੇ ੩, ਮਲਾ 2, ੪ : ੪ (5੧3) 
ਰੁੜਣੇ - ਰੂੜ, ਸੁੰਦਰ ਰ 
“ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ 
ਧਿਆਵਹਿ ਹਰਿ ਫੁੜਣੇ। ” (ਸੁੰਦਰ ਹਰੀ) 
-- ਨਟ ੪, ੬, ੧ : ੧ (977) 
(ਮਹਾਨਕੇਸ਼ ਅਰਥ 'ਪ੍ਰਗਟ” ਕਰਦਾ ਹੈ) 
ਰੁੜਾਈ -- ਰੋੜ੍ਹ ਦਿੱਤੇ 


“ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ 


ਰੁੜਾਈ। ” _-- ਆਸਾ ੫. ੪੧. ੪ : ੧ (381) 
ਹੋਰ ਰੂਪ -- ਰੁੜ੍ਹਾਈ -- 
“ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ 
ਦੀਏ ਰੁੜ੍ਹਾਈ।” (ਰੁੜ੍ਹਾ ਦਿੱਤੇ) __ 
- ਸਾਰ ੫, ਅਸ ੧, ੬ : ੨ (1235) 


.ਰੂਆਇਆ >- ਰੋਇ ਨੂੰ 


“ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ 


ਰੂਆਇਆ। ” 
ਰ -- ਆਸਾ ੧, ਵਾਰ ੩ : ੪ (464) 
ਰੂਆਇਦਾ -- ਰੁਆਉਂਦਾ, ਸਹਿਮ ਪਾ ਰਿਹਾ, 
ਗਜਦਾ 
ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ 
ਰੂਆਇਦਾ। ” 

















- ਮਾਰੂ ੩, ਸੋਲ ੧੭, ੭ : ੩ (1061) 


ਰੂਆਈਐ -- ਰੋਈਏ ਭਾਵ ਪੁਕਾਰ ਕਰੀਏ 


"ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ 
_ਰੂਆਈਐ। ” 

- ਆਸਾ ੧, ਅਸ ੧੨, ੭ : ੨ (418) 
"ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ।” (ਰੋ 
ਰੋ ਕੇ ਦਸੀਏ) 


- ਸੁਹੀ ੧, ਅਸ ੪, ੫ : ੨ (752). 


` ਵਡ ੧, ਛੰਤ ੧, ੩ : ੪ (566) 
ਤਿਸੁ ਸਿਉਂ ਕਿਉਂ ਮਨ ਫੂਸੀਐ ਜਿਸਹਿ ਹਮਾਰੀ 
ਚਿੰਦ। ” ਰ੍ 

- ਮਾਰੂ ੫, ਵਾਰ ੧੦ਸ, ੫, ੨: ੨(1097) 
ਰੂਹੜੇ -- ਰੂਹ ਭਾਵ ਜੀਵ 
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੂ।”` 
- ਮਾਰੂ ੫, ਵਾਰ ਪਸ, ੫. ੩ : ੧ (1095) 
ਰੂਹਾਂ -- ਆਤਮਾਵਾਂ 
"ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ।” 
- ਸਲੋ ਫਰ, ੯੭ : ੨ (1383) 
ਰੂਹੁ -- ਆਤਮਾ ਭਾਵ ਜੀਵ 
_“ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ।” 
- ਸਲੋ ਫਰ, ੨੬ : ੨ (1379) 
ਰੂਖ -- ਦਰਖਤ, ਬ੍੍‌ਿਛ਼ ੮ 
"ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ।” 
- ਆਸਾ ਫਵਿ, ੩. ੧ : ੨ (486) 
ਰੂਖਾ -- ਰੁਖਾ 
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ।” 
- ਬਿਲਾਂ ੫, ੪੪, ੨ : ੧ (811) 
ਰੂਖਿ - ਰੁਖ, ਦਰਖਤ 


ਛਲ. 


"ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ। ” 


-- ਗੋਉਂ ੫, ਅਸ 2, ੧" : ੨ (223) 
ਹੋਰ ਰੁਪ -- ਰੁਖਤੈ -- 
“ਰੂਖੱਤੈ ਬਿਰਖ ਉਊਡਉ ਭੂਖਾ ਪੀਵਾ ਨਾਮੁ 
ਸੁਭਾਈ।”” (ਰੁਖਾਂ ਵਿਚ) 


-- ਮਲਾਂ ੧, ਅਸ ੩, ੪ : ੧ (1274) 
'ਰੂਥੋ - ਭੁਖਾ, ਅਣਚੋਪੜਿਆ 
“ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ 
. ਲਿਹਾਜ? ,“- ਜਾਨ ੪, ੪3... : 3 0306) 
ਰੂਚਾ -- ।. ਰੁਚੀ, ਸ਼ਰਾਬ ਪੀਣ ਦੀ ਉਮੰਗ 


ਰੂਚਾ। ' ` -- ਗਉ ੫, ੧੫੭”, ੨ : ੧ (214) 
2. ਭਾਂਉਂਦਾ 
"ਤੋਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ 
ਮਨ ਰੂਚਾ। ' 


-- ਦੇਵ ੫, ੩੨, ੧ : ੨ (534) 


ਰੂਤਉ -- ਰੁਝਿਆ ਹੋਇਆ 
“ਣਾਣਾ ਰਣਿ ਰੂਤਉ ਨਰ ਨੇਹੀ ਕਰੈ।” 


_-- ਗਉ ਕਬ, ਬਾਅ ੨੧ : ੧ (341) 


ਰੂਤਿ - ਰੁਤ, ਮੌਸਮ 
ਰ੍ _"ਅਨ ਭੂਤਿ ਨਾਹੀ ਨਾਹੀ।” 


- ਬਸੰ੫, ਕਟ, 2 ੩ (118੨) 


ਰੂਤੀ -- ਰੁਤਾਂ ਵਿਚ 
“ਆਨ ਰੂੜੀ ਆਨ ਬੋਈਐ ਫਲੂ ਨ ਫੂਲੈ ਤਾਹਿ। ” 
- ਮਾਰੂ ੫, ੧੩, ੧ : ੨ (1002) 
ਰੂੰਧਹਿ -- ਰੋਕਨਾ, ਮਲਨਾ ਰ 
“ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿਂ ਠਾਉ।” 
-- ਸਲੋ ਕਬ, ੬੪ : ੨ (1367) 
ਰੂਧਾ -- 1. ਰੁਝਿਆ, ਰੁਚਿਤ 
` ਸੰਸਾਰਾ।” - ਵਡ ੩, ੫, ੩: ੧ (559) 
2. ਰੁਕਿਆ ਹੋਇਆ 
ਕਰਹਿ ਪਰਾਨੀ।” 
-- ਸੋਰ ਭੀਖ, ੧, ੧ : ੨ (659) 
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ 


ਦੀ ਇਦਾ” 1... 


207 





3 ਰੂਪਵੰਤਿ 








ਵੇਸ।” -- ਜਪੁ ੧, ੩੫ : ੪ (7) 

-- ਗਉ ੫, ਸੁਖ ੧੧, 2 : 2 (276) 
“ਤਾ ਕੇ ਰੂਪ ਨ ਕਥਨੇ ਜਾਹਿ।” 

-- ਜਪੁ ੧, ੩੭ : ੬ (8) 
3. ਸਰੂਪ 
“ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ 
ਲਾਵਹੁ । ” 

` -- ਗਉ ੫, ੧੬੫", ੨ : ੧ (216) 

“ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ 
ਸੀਗਾਰੁ ।” (ਸਰੂਪ ਨੂੰ ਸਿੰਗਾਰਦੇ ਹਨ) ਰ 
_ -- ਆਸਾ ੧, ਵਾਰ ੧੧ਸ, ੧, ੨ : ੪ (469) 
"ਆਨਦ ਰੂਪ ਧਿਆਵਹੁ। ” (ਅਨੰਦ ਦੀ ਮੂਰਤ) 

-- ਬਿਲਾ ੫, ੧੨੮, ੨ : ੩ (830) 

4. ਰੁਪੀ 
“ਕਲਿਆਣ ਰੂਪ ਮੰਗਲ ਗੁਣ ਗਾਮ।” 
ਰੂਪੀ ਖੁਸ਼ੀ). 
--- ਗਉਂ ੫, ਸੁਖ ੯, ੫ : ੮ (274) 
“ਰੋਗ ਰੂਪ ਮਾਇਆ ਨ ਬਿਆਪੈ।” 

- ਸੂਹੀ ੫, ਅਸ ੨, ੪ : ੨ (760) 
ਰੂਪੰ -- ।. ਸੁੰਦਰਤਾ ਦਿ 
“ਅਨਿਕ ਲੀਲਾ ਰਾਜ ਰਸ ਭੂਪੰ ਛਤਰ ਚਮਰ ਤਖਤ 

ਆਸਨੰ। ” 
- ਜੈਤ ੫, ਵਾਰ ਦਸ, ੫, ੧ : ੧ (707) 
2. ਰੂਪੀ 
“ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ 
ਅਸਥੰਭਨਹ। ?-- ਸਸ ੫, ੪ : ੨ (1354) 
ਰੂਪਹੀਣ - ਸੁੰਦਰਤਾ ਤੋ ਵਿਹੂਣੀ. 
“ਮਿਤ੍੍‌ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ 
ਸਿੰਨਾ।” -- ਜੈਤ ੫, ਵਾਰ ੭ : ੩ (707). 
ਹੋਰ ਰੁਪ -- ਰੁਪਹੀਨ -- ਰਚ 
“ਰੁਪਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ 
ਦੂਰ ਤੇ ਆਈ।” 

-- ਗਉਂ ੫, ੧੧੮,੧:੧(204) 
ਰੂਪਵੰਤਿ - ਸੁੰਦਰ 
“ਰੂਪਵੰਤਿ ਸਾ ਸੁਘੜਿ ਬ਼ਿਚਖਣਿ ਜੋ ਧਨ ਕੰਤ 


(ਮੁਕਤ 


2074 





ਪਿਆਰੀ ਜੀਉ।” 


=੨.ਮਾਏ ੫, ੧੧, % 1? % (87) 


- ਗਉ ੫, ੯੦. ੨: ੧(।98) 
ਰੁਪਾ -- ।. ਚਾਂਦੀ 


“ਸੁਇਨਾ ਰੂਪਾ ਫੁਨਿ ਨਹੀ ਦਾਮ।” 
-- ਗਉਂ ੫, ੧੦੬, ੩ : ੧ (187) 
` 2, ਸੁੰਦਰਤਾ 
"ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ 
ਨਾਮੁ ਅਧਾਰੋ।” 


-- ਸੋਰ ਪ, ੪੮, ੨ : ੧ (620) 


ਰੂਪਾਦ -- ਰੂਪ ਆਦਿ, ਸੁੰਦਰਤਾ ਆਦਿ 
ਰ੍ “ਮਿਥਿਆ ਨੇਤ ਪੇਖਤ ਪਰ ਤ੍ਰਿਅ ਭੂਪਾਦ। ” 

``- ਗਉ ੫. ਸੁਖ ੫, ੫ : ੩ ( 269) 
ਰੂਪਾਵੜੀ -- ਹੇ ਰੂਪਵਾਨ, ਹੇ ਸੁੰਦਰ 
“ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ। ” 

-- ਗਉਂ ੫, ਬਾਅੰ ੫੫ਸ : ੨ (261) 

ਰੂਪਿ -- ।. ਰੂਪ ਵਿਚ, ਆਕਾਰ ਵਿਚ _ 
"ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ 
ਹਰਿ ਹਰਿ ਫੂਪਿ ਸਮਾਸੀ।” 


- ਆਸਾ ੧, ਸੋਪੁ ੧, ਤ:੪ (11) 


“ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ 
ਛਾਇਆ। ” (ਭਾਵ ਦ੍ਰਿਸਟਮਾਨ ਸੰਸਾਰ) 
__- ਆਸਾ ੧, ੮, ੩ : ੨ (351) 
2. ਸ਼ਕਲ ਵਿਚ ਰ 
"ਧਾਣਕ ਰੂਪਿ ਰਹਾ ਕਰਤਾਰ। ” 
` - ਸਿਰੀ ੧, ੨੯, ੧ : ੪ (24) 
3. ਸੁੰਦਰਤਾ ਵਿਚ, ਸੁੰਦਰਤਾ ਕਰਕੇ 
'ਰੂਪਿ ਅਨੂਪ ਪੂਰੀ ਆਚਾਰਿ।” 
-- ਆਸਾ ੧, ੩, ੧ : ੨ (370) 
ਰੂਪੀ -- ।. ਰੂਪਾਂ ਵਿਚ, ਸ਼ਕਲ/ਆਕਾਰ ਵਿਚ 
“ਸਰਬੀ ਰੰਗੀ ਗੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ 
ਕਰੇ।” ਦਾਦ- ਉਤ ਦੇ... '! ? ) (35੧) 
ਗੋਬਿਦੁ ਗਾਜੈ ਸਬਦੁ ਬਾਜੈ ਅਨਦ ਰੂਪੀ ਮੇਰੋ 
ਰਾਮਈਆ। ”” 


੨੨ ਪ੍ਰੰਤਾ ਨਾਸ, ੨; 3. ; ੧ 021.) 


2. ਸੁੰਦਰਤਾ ਦੁਆਰਾ 
“ਰੂਪੀ ਭੁਖ ਨ ਉਤਰੈ ਜਾ ਦੇਖਾਂ ਤਾਂ ਭੂਖ।” 
- ਮਲਾਂ ੧, ਵਾਰ ੨੧ੋਸ, ੧, ੨ : ੩ (1287) 
ਰੋਰ ਰੂਪ -- ਭੂਪੱਤੀ - 
"ਨ ਭੀਜੈ ਗੂਪੱਤੈ ਮਾਲੀ ਰੰਗਿ।” 
₹= ਸਾਜ 9, ਦਾਰ '੧ਸ, ੧ ੨ ? ੪੬ (1237) 
ਰੂਪੀਆ -- ਰੂਪ ਵਾਲਾ, ਸ਼ਕਲਾਂ ਵਾਲਾ 
“ਸਰਬ ਸਾਸਤ ਬਹੁ ਰੂਪੀਆ ਅਨ ਗੁਰੂਆ ਅਖਾੜਾ 
ਮੰਡਲੀਕ ਬੋਲ ਬੋਲਹਿ ਕਾਛੇ।” 


- ਮੱਲਾਂ ਨਾਸ; ੧, ੩.੧ 2 (12821 


ਰੂਪੁ -- ।. ਸੁੰਦਰਤਾ (ਅਰਥ 'ਸਰੂਪ” ਵੀ ਕੀਤੇ 
ਜਾਂਦੇ ਹਨ। ) 
"ਕੋਤਾ ਤਾਣੁ ਸੁਆਲਿਹੁ ਰੂਪੁ । ” 


` ਅੱਖ 0. 35 : ੧੮੧੨) 
"ਪਰ ਤ੍ਰਿਅ ਰੂਖੂ ਨ ਪੇਖੈ ਨੇਤ੍ਰ।” 
ਰ੍ - ਗਉ ੫. ਸੁਖ ੯, ੧ : ੩ (274) 
''ਸਰੰਮ ਖੰਡ ਕੀ ਬਾਣੀ ਰੂਪੁ ।” 
- ਜਪੁ ੧, ੩੬ : ੩ (7) 


“ਤਿਸੁ ਫੂਪੁ ਨ ਰੇਖਿਆ ਘਟਿ ਘਟਿ ਦੇਖਿਆ 


ਗੁਰਮੁਖਿ ਅਲਖੁ ਲਖਾਵਣਿਆ।” (ਭਾਵ 
ਚਿਹਨ ਚੱਕਰ”) 
- ਗਉ ੪, ਅਸ ੩੪, ੧". : ੨ (129) 


ਕਵਨ ਰੂਪੁ ਤੇਰਾ ਆਰਾਧਉ। ” (ਸਰੂਪ) 
- ਗਉ ੫, ੧੦੫. ੧ : ੧ (186) 
3. ਰੂਪ, ਸਮਾਨ ਰ 
"ਹਰਿ ਹਰਿ ਰੂਪੁ ਸਭ ਜੋਤਿ ਸਬਦੀ ਹਰਿ ਨਿਕਟਿ 
ਵਸੈ ਹਰਿ ਕੋਲੀ।” 
- ਗਉ ੪, ੫੩, ੨ : ੨ (168) 
“ਜੋ ਦੀਸੈ ਸੋ ਤੇਰਾ ਰੂਪੁ।” 
ਰ੍ - ਤਿਲੰ ੫, ੨, ੩ :੧ (724) 
4. ਸਮਰਥਾ 
ਅਪਣਾ ਰੂਪੁ ਦਿਖਾਇਆ।” 
- ਭੈਰ ੩, ਅਸ ੧, ੧੩ : ੪ (1155) 
ਰੂਪ ਵਾਲਾ, ਹਸਤੀ ਵਾਲਾ 
''ਗੁਸਾਂਈ ਗਰਿਸੂ ਰੂਪੇਣ ਸਿਮਰਣੰ ਸਰਬਤ੍ਰ 


ਰੂਪੇਣ -- 


ਰੁਪੈ 2075 ਰੇਖ 








ਜੀਵਣਹ। ” -- ਸਸ ੫, ੫੪ : ੧ (1359) 
ਰੂਧੈ -- ਸੁੰਦਰਤਾ ਨਾਲ 
-- ਮਲਾ ੧, ਵਾਰ ੨੩ਸ, ੧, ੧ : ੧ (1286) 
ਰੂਪ -- ਰੂਪ ਹੀ, ਸਮਾਨ ਹੀ 
-ਹਰਿ ਹਰਿ ਰੂਪ ਹਚਿ ਭੂਖੋ ਹੋਵੈ ਹਰਿ ਜਨ ਕਉ 
`ਖੂਜ, ਕਰਾਵੈ ਗੋ।” 


- ਕਾਨ ੪, ਅਸ ੬, ੬ : ਤੇਂ (1311) 


..ਜੋ ਤਨੁ ਧਰ ਸੰਗਿ ਰੂਲਿਆ।” (ਭਾਵ ਮਿਲਿਆ) 
-- ਗਉ ੫, ੧੩੮", ੩ : ੨ (210) 


__ - ਸੂਹੀ ਕਬ, ੩, ੪ : ੪ (793) 
ਰੂੜਉ .-- ਪ੍ਸਿੱਧ ਤੇ ਸ੍ਰੇਸਟ (ਮਹਾਨ ਕੋਸ਼) ਸੁੰਦਰ 
(ਸ਼ਬਦਾਰਥ, ਦਰਪਣ) 

“-ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ।” 
-" ਮਲਾ ੧, ਵਾਰ ੧ਸ, ੧, 2 : ੨ (।279) 
ਰੂੜਾ -- ਸੋਹਣਾ, ਸੁੰਦਰ 
“ਗੁਰਮੁਖਿ ਨਾਮੁ ਜਪੈ ਮਨੁ ਰੂੜਾ। ” 


- ਆਸਾ ੧, ਅਸ੮,੩:੪(413) 


ਹੋਰ ਰੂਪ -- ਰੂੜੀ -- 
“ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ।” 
(ਸੁੰਦਰ) 
` ਆਸਾ ੧, ਅਸ ੧੯, ੧ : ੧ (42) 


੨ ਤ 


“ਘਰਿ ਘਰਿ ਕੰਤੁ ਸਹੇਲੀਆ ਰੂੜੇ ਹੇਤਿ 


_ਪਿਆਰੇ। ” (ਸੁੰਦਰ ਪਤੀ) 
- - ਵਡ ੧, ਅਲਾਂ ਤੇ, 2 : ੩ (581) 
ਰੁੜੋ -- 


` “ਰੁੜੋ ਜਿਹ ਬਸਿਓ ਰਿਦ ਮਾਹੀ।” (ਸੁੰਦਰ 


ਹਰੀ) _ -- ਗਉ ੫, ਬਾਅ ੩੭ : ੩ (260) 
“'ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ। ” 








(ਪ੍ਰਸਿੱਧ, ਉੱਤਮ) ਰ 
-- ਆਸਾ ੧, ਅਸ ੧੯, ੧ : ੧ (421) 

“ਰੂੜੋਂ ਮਨੁ ਹਰਿ ਰੰਗੋ ਲੋੜੈ।” (ਭਾਵ ਰੰਗਲਾ) 
- ਟੋਡੀ ੫, ੧੮, ੧”: ੧ (715) 


ਆ 


ਹੋ ਰੂੜੋਂ ਆਖੀਐ ਭਾਈ ਫੂੜੌ ਲਾਲ ਚਲੂਲ। 
(ਸੁੰਦਰ) -- ਸੋਰ ੧, ਅਸ ੪, ੩ : ੧ (637) 


੍‌ ਨਾਮੁ ਸਮਾਲਸਿ ਰੂੜੀ ਬਾਣਿ।” (ਸੁੰਦਰ) 
-- ਮਲਾ ੧, ਅਸ ੪, ੨ : ੩ (1275) 
ਏ ਮਨ ਰੂੜ੍ਹੇ ਰੰਗਲੇ ਤੂੰ ਸਚਾ ਰੰਗੁ ਚੜਾਇ। ” 
-- ਆਸਾ ੩, ਅਸ ੩੧, ੧“ : ੧ (427) 
ਰੇ -- ।. ਸੰਬੋਧਕ ਸ਼ਬਦ, ਹੇ 
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ 
ਜੀਉ ਪਰਿਆ।” ਰ 
` - ਗੂਜ ੫, ਸੋਦ ੫, ੧ : ੧ (10) 
“ਕਹਤ ਕਬੀਰ ਚੇਤਿ ਫੇ ਅੰਧਾ। ” 
- ਗਉ ਕਬ, ੧੬, ੬ :੧ 
2. ਨਿਰਾਦਰੀ ਦੇ ਬਚਨ, ਦੁਰਬਚਨ 
'ਰੇ ਰੇ ਦਰਗਹ ਕਹੈ ਨ ਕੋਊ। ” 
-- ਗਉ ੫, ਬਾਅ ੧੦ : ੩ (252) 
3. ਕਰੜੇ, ਸਖਤ 
“ਇਕ ਆਪੀਨੈ ਪਤਲੀ ਸਹ ਕੇ ਫੇ ਬੋਲਾ। ” 
- ਸੂਹੀ ਫਰ, ੨. ੨ : ੧ (794) 
(ਫ. ਰੇਸ਼ਮੀ) ਰੇਸ਼ਮੀ, ਪਟ ਦਾ ਬਣਿਆ 
ਹੋਇਆ 
“ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ।” 
ਰ੍ _-- ਬਿਲਾ ੫, ੪੪. ਤੇ : ੨ (ਨ11) 
ਰੇਖ -- ।. ਲੀਹ 
ਰੇਖ।”` _ - ਗਉ ੫, ਬਾਅ ੧੭ਸ : ੧ (253) 
2. (ਸੰ. ਵੇਗ) ਲਕੀਰਾਂ, ਨਿਖੇੜੇ ਦਾ ਚਿੰਨ੍ਹ, ਚਿਹਨ 
“ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ 
ਭਿੰਨ। _-- ਗਉ ੫, ਸੁਖ ੧੬ਸ : ੧ (283) 
“ਕਿਰਤ ਰੇਖ ਕਰਿ ਕਰਮਿਆ। ” (ਕੀਤੇ ਕੰਮਾਂ 
ਦੀ ਲਿਖਤ ਅਨੁਸਾਰ) 


॥ 
ਰਾ 


(326) 


ਰੇਸਮੀ -- 


ਰੇਖੰ ਰ੍ ਰਹ... 2076 





`-- ਬਸੰ ੫, ਅਸ ੨, ੬ : ੨ (1193) 


3. ਧਾਰ ਰ 
'ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ 
ਬਹਿਠੂ ।”” -- ਸਲੋ ਫਰ, ੧੪ : ੨ (1378) 
੨੩ ਰੇਖੰ -- ਚਿਰ 


“ਮੁਕਤ ਭਏ ਪ੍ਰਭ ਰੂਪ ਨ ਰੇਖੰ।” 
- ਗਉ ੧, ਅਸ ੭, ੧: ੩ (223) 
ਰੇਖਾ -- ਲਕੀਰ 


ਰਹ ਕਪ ਪੀਤ ਮਨਮੋਹਨ ਫੇਰਿ ਭਰਮ ਗੀ 


ਰੇਖਾ।” _ -- ਸਾਰ ੫, ੮੮, ੧”: 
ਰੇਖਿਆ -- ਲਕੀਰ, ਚਿਹਨ 
“ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ 
- ਮਾਝ ੩, ਅਸ ੧੯, ੧" 
ਰੇਗਿ - ਰਸਤੇ ਤੇ, ਰਾਹੋ ਰਾਹ ਰ 
“'ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕਧਕਾ ਦਿਵਈਹੈ 
ਰੇ।” ੨. ਸਿਲਾ ਕਝ,,ਬ, ੧੯ (4੧6 
ਰੇਚਕ -- ਸੁਆਸਾਂ ਦਾ ਬਾਹਰ ਕਢਣਾ 
“ਪੂਰਕੁ ਕੁੰਭਕ ਰੇਚਕ ਕਰਮਾਤਾ। ” 
-- ਗਉ ੫, ਬਾਅ ੧੬ : ੨ (253) 


ਰੇਣ -- ਮਿਟੀ, ਚਰਨ ਧੂੜ, ਧੂੜੀ 


30221) 


: ਦੇ (120) 


“ਰੇਣ ਸਗਲ ਇਆ ਮਨੁ ਕਰੈ ਏਉ ਕਰਮ 
-- ਗਉ ੫, ਬਾਅ ੩੧ : ੭ (256) 


ਕਮਾਇ।” 
ਮਿ ਨਨ ਹੋਵੀਜੈ।” 
-ਚਾਮ ੩. ੪੪, € ; ; ੧ (896) 
ਹੋਰ ਰੂਪ -- ਰੇਣਾ -- 
“ਆਪ ਛੋਡਿ ਸਭ ਹੋਇ ਚੋਣਾਂ ਜਿਸੁ ਦੇਇ ਪ੍ਰਭੁ 
ਨਿਰੰਕਾਰੁ ।” (ਚਰਨਧੂੜੀ) ___ 
-- ਸਿਰੀ ੫, ੯੫, ੩ : ੨ (51) 
ਰੇਣਾਰੀ - - ਧੂੜੀ, ਚਰਨ ਧੂੜੀ _ 
“ਨਾਮੁ ਦਾਨੁ ਨਾਨਕ ਵਡਿਆਈ ਤੇਰਿਆ ਸੰਤ 
ਜਨਾ ਰੇਣਾਰੀ। ? 
`-- ਰਾਮ ੫, ਅਸ ੮,੮: ੧ (316) 
ਹੋਰ ਰੂਪ -- ਰੇਣਾਰੁ - _ 
(ਚਰਨ ਧੂੜਾ) 


- ਰਾਮ ੫, ਵਾਰ ੧੦ਸ, ੫, ੧ : ੮ (962) 














ਰਨਾਰਾ 
ਰੇਣੁ -- ਚਰਨਧੂੜ, ਧੂੜੀ 
“ਭਾਈ ਰੇ ਸੰਤ ਜਨਾ ਕੀ ਫੇਣੁ।” 
- ਸਿਰੀ ੧, ੧੨; ੧ : ੧(18) 
"ਚਰਣ ਰੇਛੂ ਗੁਰ ਕੀ ਮੁਖਿ ਲਾਗੀ।” 
- ਗਉਂ ੫, ੧੦੭, ੨ : ੧ (167) 
ਰੇਣਕਹ -- ਧੁੜੀ 
“ਪਰ ਜਿੰਦਾ ਨਹ ਰਤ ਸ੍ਰਵਠੈ ਆਖੁ,ਰ੍ਹਿਗ ਸਗਲ 
ਰੇਡੁਕਹ।”” __-- ਸਸ ੫. ੪੦: ੬ (1357) 


ਹੋਰ ਰੂਪ -- ਰੇਣੂਕਾ -- 
“ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ 
ਤਿਆਗਿ।” (ਚਰਨ ਧੂੜ) 
-- ਸਿਰੀ ੫, ੭੮, ੩ : ੧ (45) 
ਰੇਤ -- (ਸੰ. ਕੋਰਯ੍) ਵੀਰਜ, ਧਾਤੁ 
"'ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ 
ਸਵਾਰਿ ਧਰੀ।”” -- - ਸਮੁ ੫, ੩" : ੧ (1387) 
ਰੇਤੁ -- ਬਾਲੂ ਰ 
ਜਾਇ।” _-- ਸਲੋ ਕਬ, ੨੩੮ : ੧ (1377) 
ਵਰ -- ਮਿਟ, ਧੂੜੀ 
“ਰਾਰਾ ਰੇਨ ਹੋਤ ਸਭ ਜਾਂ ਕੀ।” 
- ਗਉ ੫, ਬਾਅ ੪੪ : ੧ (259) 
ਨ 
-- ਸੋਰ ਕਬ, ੧੧, ੧ : ੩ (656) 
ਰੇਨਾਇਆ -- ਕਰਜੇ ਨਾਲ, ਰਿਨ ਨਾਲ ਰ੍‌ 
ਰੋਲਾਇਆ। ” 


”” “ਆਸਾ ੫, ੧2੫, ੧ : 2 (402) 


_ਰੇਨਾਈ -- ਚਰਨ ਧੁੜ 


“ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ 
ਰੇਨਾਈ। -- ਸਾਰ ੫. ੧੮, ੨ : ੧ (1207) 
ਰੇਨਾਰਾ - ਚਰਨ ਧੂੜ 
“ਹਮ ਸੰਤਜਨਾਂ ਰੇਨਾਰਾ।” 
- ਸੋਰ ੫, ੫੯, ੨ : ੨ (623) 
ਹੋਰ ਰੂਪ -- ਰੇਨਾਰੀ -- 
ਰ੍ “ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆਂ ਹੋਵਾਂ 
ਸਗਲ ਰੇਨਾਰੀ।” (ਚਰਨ ਧੂੜ) 





ਚੇਨਾਰੁ - 


(ਚਰਨ ਧੂੜ) ਰ੍ 
-- ਬਿਹਾ ੪, ਵਾਰ ੨੧ : ੪ (556) 


੯੩ ੮ 


“ਪਾਵਉ ਦਾਨ ਵਨ ਹੋਇ ਮਾਗਉ ਮੁਖਿ ਲਰੈ | 


ਸੰਤ ਰੇਨਾਰੇ।” (ਧੂੜ) 


- ਸੂਹੀ ੫, ੬; 6:6੧(738) 


-- ਮਾਝ ੫. ੧੮, ੪ : ੧(100) 


ਰੈ -- ਕਿਰਨਾਂ ਵਾਲਾ 


“ਕਲਿ ਵਿਚ ਧੂ ਅੰਧਾਰੁ ਸਾ ਚੜਿਆ ਰੈ ਭਾਣ। ” 


-- ਰਾਮ ਬਸ, ਵਾਰ ੬ : ੮ (966) 
ਰੋਣ - ਰਾਤ ਰ੍ 
“ਏਕ ਰੈਣ ਕੇ ਪਾਹਨ ਤੁਮ ਆਏ ਬਹੁ ਜੁਗ ਆਸ 
ਬਧਾਏ।” ` -- ਗਉਂ ੫, ੧੫੨", ੧ : ੧ (212) 
ਰੈਣਾਇਰ -- ਸਮੁੰਦਰ _ 
“ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ।” 
(ਸੰਸਾਰ ਸਮੁੰਦਰ ) 
= ਝਾਂਮ ਤੇ, ਵਾਰ ੭ਸ, ੩, ੧: ੨ (949) 
ਰੈਣਾਰ -- ਰਾਤ ਰ ਰ 
“ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ।” 


- ਰਾਮ ੫, 4 ੫ (962) 


ਹੋਰ ਰਪ -- ਭੈਣਾਰੇ -- - 
ਵਣ ਰਿ ਉਛਾਲ 
`.` = ਗਉ ੫. ਸੋਹ ੫, ੧" : ੧ (13) 
ਰੈਣਿ -- ਰਾਤ 


“ਬਿਨੁ ਗੁਰ ਨੀਦ ਨ੨ਆਵਈ ਦੁਖੀ ਰੈਣਿ ਵਿਹਾਇ।” 
--- ਸਿਰੀਂ ੩, ੪੭, 2 :2(31) 


“ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ।” 
(ਉਮਰ ਰੂਪੀ ਰਾਤ) __ ਰ 
-- ਸਿਰੀ ੫, ੧੩, ੧੯:੨ (43) 


“ਜੈਸੇ ਝੇਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ। ” 
(ਰਾਤੇ ਦੇ) - -- ਸਿਰੀ 'ਖ, ੯੨, ੨ ੧ (50) 
ਹੋਰ ਰੂਪ -- ਰੈਣੀ -- 


ਰੇਨੁ ਰਾ 2077 
ਕੱਡ ਆ ਯੋਚਆ ਜਗ ਜੀਵਨੁ ਸੋਰੇ 


- ਸੋਰ ੫, ੨੮, ੧ : ੧ (616) 





ਰੈਨੇਹੀ 








ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ।” 
(ਰਾਤ) _ -- ਗਉ ੪, ੬੭, ੪: ੨(174) 
ਰੈਣੇ -- ਰ੍ 
“ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ 
ਰਸੁ ਘਾਨਾ।” 

-- ਬਿਹਾ ੫, ਛੰਤ ੨, ੪ : ੩.(543) 
ਰੈਨੜੀਐ -- ਰਾਤੇ, ਹੇ (ਸੁਹਾਵਣੀ) ਰਾਤੇ 
“ਭਿੰਨੀ ਰੈਨੜੀਐ ਚਾਮਕਨਿ ਤਾਰੇ। 

- ਆਸਾਂ ੫, ਛੰਤ ੧੦, ੧ : ੧ (459) 
ਹੋਰ ਰੂਪ -- ਰੈਨੜੀਏ -- 

“ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ।” (ਰਾਤੇ) 

`- ਬਿਹਾ ੫, ਛੰਤ ੪, ੧ : ੧ (544). 


_ਰੈਨਾਇਰ -- ਸਮੁੰਦਰ 


“ਕਬੀਰ ਰੈਨਾਇਰ ਬਿਛੋਰਿਆਂ ਰਹੁ ਰੇ ਸੰਖ 
ਮਝੂਰਿ।” __ -- ਸਲੋ ਕਬ, ੧੨੬ : ੧ (1371) 
ਰੈਨਾਈ -- ਰਾਤ ਦਾ ___ 
“ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ 
ਰੈਨਾਈ।” __-- ਗਉ ੯, ੨,੧: ੨ (219) 
ਰੈਨਾਰੇ - ਰਾਤ __` 
“ਅਉਧ ਘਟੈ ਦਿਨਸੁ ਰੈਨਾਰੇ।” ` 
-- ਗਉ ੫, ੧੨੪, ੧” : 
ਰੈਨਿ -- ਰਾਤ 
-ਜੋਇ ਜ ੭੫, ੩ : ੪ (177) 
ਰੀਤ ਦਿ ਡੀ ਸੀ 


੧ (205) 


ਰੂਪੀ ਰਾਤ) -- ਸੂਹੀ ਕਬ, ੨, ੧" : ੧ (792) 
ਹੋਰ ਰੂਪ -- ਰੈਨੀਂ -- 
“ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ _ 
ਸੰਤੁ ਮਿਲਾਵੈ ਨੇਰਾ।” 
(੨ ਹਦ ੧੨੧", ੧੯ ੨ (204) 
ਰੈਨੀ -- ।. ਰਾਤ, ਵੇਖੋ 'ਰੈਨਿ” 
2. ਰੰਗ ਦੀ ਮੱਟੀ, 
ਤਤ ਬਰਾਤੀ।” ਰ੍ 


- ਆਸਾ ਕਬ, ੨੪, ੧ : ੧.(482) 


ਰੈਨੇਹੀ -- ਰਾਤ 


ਰੈਬਾਰਿਆ 


2078 





“ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ 
ਦਿਨੁ ਰੈਨੇਹੀ।” -- ਸੋਰ ੫, ੪, ੪ : ੧ (609) 
ਰੈਬਾਰਿਆ -- (ਫਾ. ਰਹਿਬਰ), ਵਕੀਲ, ਅਗਵਾਈ 
ਕਰਨ ਵਾਲਾ 
ਫਿਹੈ ਰੈਬਾਰਿਆ। ? 
` -- ਮਲਾ ੧, ਵਾਰ ੫ : ੩ (1280) 


ਰੈਬਾਰੀ -- (ਫਾ. ਰਹਿਬਰੀ), ਅਗਵਾਈ 


“ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ | 


ਕਰਿ ਰੈਬਾਰੀ ਜੀਉ।” 
- ਗਉ ੪, ੬੭, ੪ ! ੩ (174) 
`ਚੋਂ -- ਸਬੰਧ ਬੋਂਧੰਕ, ਦਾ 
“ਮਹਾਰਾਜ ਰੋ ਗਾਥੁ ਵਾਹੁ ਸਿਉ ਦੀ 
ਨਿਹਭਾਗੜੋ ਭਾਹਿ ਸੰਜੋਇਓ ਰੇ।” 


- ਟੋਡੀ ੫, ੧੯, ੧: ੨ (715) 


ਰੋਆਇਆ - ਰੁਆਇਆ, ਰੁਦਨ ਕਰਾਇਆ 
“ਸਹੰਸਰ ਦਾਨ ਦੇ ਇੰਦੂ ਰੋਆਇਆ।” __ 


- ਚਾਮ ਤੇ, ਵਾਰ ੧੪ਸ, ੧. 10641 


ਰੋਇ -- ਰੁਦਨ ਕਰੇ 
“ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ 
ਬਹਿ ਰੋਇ।”” -- ਸਿਰੀ ੧. ੪, ੧" : ੨ (15) 
ਹੋਰ ਰੂਪ -- ਰੋਇਆ -- ਰ 
"ਕੂਕ ਪੁਕਾਰ ਕੋ ਨ ਸੁਣੇ ਓਹੁ ਆਉਖਾ ਹੋਇ 
ਹੋਇ ਰੋਇਆ।” (ਰੁਦਨ ਕੀਤਾ) __ 
-- ਗਉ ੪, ਵਾਰ ੧੬ਸ, ੪, ੧ : ੩ (309) 
ਰੋਈ -- 
"ਵਿਚਿ ਹਉਮੈ ਕਰਿ ਦੁਖੁ ਰੋਈ।” (ਰੁਦਨ 
ਕੀਤਾ) 
`.- ਮਾਝ ੧, ਵਾਰ ੧੬ਸ, ੧, ੧ : ੫ (145) 
ਰੋਈਹੈ - ਰ੍ 
“ਰਾਜਾ ਰੰਕੁ ਦੋਊ ਮਿਲਿ ਰੋਈਹੈ। ” (ਰੋਂਦੇ 
ਹਨ) 
_ਮੁਸਿ ਮੁਸਿ ਰੋਏ।” (ਰੁਦਨ ਕਰੇ) __ 
- ਆਸਾ ੫, ੪੨. ੧ : ੨ (381) 


ਏਵ 








-ਚੋਉ ਕਬ, ੮, ੧? 2 (625) | 


। ਰੋਕਉ -- ਰੋਕਾਂ 








ਬਹਿ ਰੋਸੀ।” 
- ਧਨਾ ੧, ਛੰਤ ੩, ੧ : ੪ (689) 
ਰੋਸੁ - (ਸੰ. ਗੇ) ਗੁੱਸਾ, ਕ੍ਰੋਧ, ਰੋਸਾ 
"ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ 
ਬੀਚਾਰਿ।” ਰ੍ 
- ਗਉ ੫. ਬਾਅ ੪੪ ਸ : ੧ (259) 
“ਕਬੀਰ ਨਿਰਗੁਣ ਨਾਮ ਨ ਰੋਸੂ।” (ਭਾਵ ਬੇਮੁਖ 
ਨਾ ਹੋ) - ਗਉ ਕਬ; ੯, ੪ : ੧ (325) 
“ਰੋਸੁ ਨ ਕੀਜੈ ਅੰਮ੍ਰਿਤ ਪੀਜੈ ਰਹਣੁ ਨਹੀ ਸੰਸਾਰੇ।” 
- ਰਾਮ ੧, ਓਅੰ ੧੧ : ੧ (931) 
ਰੋਹਾ - ਗੁੱਸਾ, ਕੋੋਧ 
“ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ।” 
- ਰਾਮ ੫. ਵਾਰ ੭ਸ, ੫, ੨ : ੪ (960) 
ਰੋਹਿ - ਗੁੱਸੇ ਵਿਚ, ਕ੍ਰੋਧ ਵਿਚ 
“ਕਿਤ ਕਉ ਸਾਹਿਬ ਆਵਹਿ ਰੋਹਿ।” 
ਨ ੩੦, ੨; 2੨ (25) 
ਰੋਂਹਿ - ਰ 
“ਮੋਇਆ ਵੋਂਚਿ ਰਦੇ ਮਰਿ ਜਾਹਨੀ।” 
- ਮਲਾ ੧, ਵਾਰ ੨੦ਸ, ੧, ੧ : ੮ (287) 


ਰੋਹਿਆ -- ਗੁੱਸੇ ਹੋਇਆ 


ਮੇਰੀ ਕਰਤ ਵਿਹਾਵਏ।” 
-- ਧਨਾ ੪, ਛੰਤ ੧, ੪ : ੩ (690) 

ਰੋਹੁ - ਗੁੱਸਾ, ਕੋ ਰ੍ 

ਦੁਇ ਪਟ ਜੜੇ।” 
_ - ਰਾਮ ੧, ੩, ੨ : ੧ (877) 
ਹੋਰ ਰੂਪ -- ਰੋਹੈ -- 

“ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ 

ਆਵੈ ਮਨਿ ਰੋਂਹੈ।” (ਗੁੱਸੇ ਵਿਚ) _ 


- ਗੂਜ ੪. ੨, ੩ : ੧ (493) 


“ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ 
ਰੋਕਉ ਤਾਹਿ। ” ਰ 
- ਸੋਰ ੯, ੭, ੧“ 


_ਹੋਰ ਰੂਪ -- ਰੋਕਿਆ -- 


: ੨ (632) 


ਰੋਗ 2079 








-ਬਾਣੀ ਚੋਕਿਆ ਰਹੈ ਦੁਆਰਾ। (ਹਟਾਇਆ, 

ਮੋੜਿਆ, ਰੋਕਿਆ) 

__ ਗਉ ਕਬ, ਵਾ ੨ : ੩ (344) 

ਰੋਕੀਆਂ -- 
“ਅਉਘਟ ਰੁਧੇ ਰਾਹ ਗਲੀਆਂ ਰੋਕੀਆਂ। ” 
(ਰੁਕੀਆਂ ਹੋਈਆਂ ਹਨ) 


-- ਮਲਾ ੫. ਵਾਰ ੨੩ : ਦਰੀ 


ਰੋਗ -- ਸ਼ਿਮਾਰੀ, ਦੁਖ 

“ਜਨਮ ਮਰਣ ਰੋਗ ਸਭ ਨਿਵਾਰੇ।” 

ਰ -- ਮਾਝ ੫, ੪੨, ੪ : ੨ (106) 
ਹੋਰ ਰੁਪ -- ਰੋਗੰ -- 


“ਜਨਮ 'ਤ ਮਰਣੰ ਹਰਖੰ ਤ ਸੋਗ ਭੋਗੀ ਤ | 


ਰੋਗੰ।” (ਦੁਖ, ਬਿਮਾਰੀ) 
-- ਸੋਸ ੫, ੧2: ੧ (1੨ 
ਰੋਗਹੁ -- `ਬਿਮਾਰੀ ਤੋਂ 
“ਬਾਹ. ਪਕਤਿ ਰੋਗਹੁ ਕਢਿ ਲਇਆ। ” 
-- ਭੈਰ ੫, ੨੦, ੪ : ੨ (1141) 
ਰੋਗਣਹ -- ਰੋਗ ਰ੍ 
"ਭੂਮ ਭਯਾਨ ਉੱਦਿਆਨ ਰਮਣੰੰ ਮਹਾ _ ਬਿਕਟ 
ਅਸਾਧ ਰੋਗਣਹ। ” 
-- ਸਸ ੫, ੪੯ : ੪ (1358) 


22) 


ਰੋਗਨੀ -- ਰੋਗ 

“ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ 
ਰੋਗਨੀ। ` -- ਰਾਮ ੫, ੩, ੧ : ੧ (੧੧3) 

ਚੋਗਾ -- ।. ਰੋਗ, ਬਿਮਾਰੀ 

“ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ 
_ਸਗਲੇ ਰੋਗਾ ਜੀਉ।” 


== ਜੀ ੫, ੧. ਕੱ... ੩ (99) 


_2. ਰੋਗਾਂ ਦੀ, ਬਿਮਾਰੀਆਂ ਦੀ 
ਵੰਦੈ ਰੋ ਰੋਗਾਂ ਘਾਣਿ ਹਰਿ ਗੁਣ ਗਾਇਐ। ” 
- ਗੂਜ ੫, ਵਾਰ ੮ : ੨ (520) 
ਝੋਗਿ - ਬਿਮਾਰੀ ਦੇ ਵਿਚ _ 
“ਜੋ ਜਨਮੇ ਸੇ ਰੋਗਿ ਵਿਆਪੇ।” 
`-- ਆਸਾ ੧, ੧੩, ੩ : ੧ (352 
ਹਉਮੈ ਗਿ ਜਾ ਕਾ ਮਨੁ ਬਿਆਪਤਿ ਓਹੁ ਜਨਮਿ 
ਮਰੈ ਬਿਲਲਾਤੀ। ” 


-- ਸੇਰ ੫, ੬, ੨ : ੨ (610) 








_ਰੋਗੀ -- ਬਿਮਾਰ, ਰੋਗ ਗ੍ਰਹਸਤ 
“ਮਨਮੁਖ ਰੋਗੀ ਹੈ ਸੰਸਾਰਾ।” 
-- ਮਾਝ ੩. ਅਸ ੧੫, ੬ :੧(116) 
ਹੋਰ ਰੂਪ -- ਰੋਗੀਅੰ -- 
“ਨਿਰਧਨ ਭਯੰ_ਧਨਵੰਤਹ ਰੋਗੀਅੰ ਰੋਗ 
ਖੰਡਨਹ।” -- ਸਸ ੫, ੨੦ : ੨.(1355)' 
ਰੋਗੁ -- !. ਬਿਮਾਰੀ 
“ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ 
ਬਿੱਕਾਰੁ।” __-- ਸਿਰੀ ੧, ੧੭, ੨ : ੨ (20) 
2. ਦੁਖ ਰ 
ਮਾਹਿ।” _-- ਸਿਰੀ ੧, ੨੦, ੧ : ੧ (21) 
-- ਬਿਮਾਰੀ ਨਾਲ/ਸਦਕਾ`___ 
ਤੀ 
__- ਭੈਰ ੫, ੨੦, ਤੇ : ੧(114।) 
ਰੋਗੰ -- ਰੋਗੀ, ਬਿਮਾਰ 
7 ਮਯਹ।” 


-- ਸਸ ੫,'੨੫ : ੨ (1356) . 


ਰੋਜ =- ।. ਨਿਤਾਪ੍ਰਤ, ਨਿਤ 
''ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ।” 
- ਮਾਝ ੧, ਬਾਰ ੯ : ੫ (135) 
2. (ਫਾ. ਰੋਜ਼) ਦਿਨ 
“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ 
ਖਿਆਲ। ` -- ਤਿਲੰ ੧, ੧, ੩ : ੧ (721) 
. ਗੇਮ, ਸ਼ੋਕ ਰ੍ 
“ਖੇਦੁ ਨ ਪਾਇਓ ਨਹ ਫੁਨਿ ਰੋਜ ।” 
- ਰਾਮ ੫, ੫੧, ਤੇ : ੨ (੧99) 
ਰੋਜਗਾਰੁ = ਰੋਜ਼ੀ 
''ਖਾਟਣ ਕਉ ਹਰਿ ਹਰਿ ਰੋਂਜਗਾਂਰੁ। ” 
`-- ਧਨਾ ਪੰ, ੨੩, ੧ : ੨ (676) 
ਰੋਜਾ - (ਫਾ. ਰੋਜ਼ਾ) ਹਿਜ਼੍ਹਰੀ ਸੰਮਤ ਦੇ. ਰਮਜ਼ਾਨ 
ਦੇ ਮਹੀਨੇ ਰਖਿਆ ਜਾਣ ਵਾਲਾ ਵਰਤ 
-- ਮਾਝ ੧, ਵਾਰ ੭ਸ, ੧, ੧ : ੨ (140) 
“ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ 
ਹੋਈ।” _ - ਆਸਾ ਕਬ, ੧੭. ੨ : ੧ (460) 
ਰੋਜਿ - ਨਿਤ, ਹੋਰ ਵੇਖੋ ਰੋਜ (1) 


ਰੋਜੀ 


2080 





“ਨ ਭੀਜੈ ਸੋਗੀ ਕੀਤੈ ਫੋਜਿ।” 
`-- ਸਾਰ ੪, ਵਾਰ ੧ਸ, ੧. ੨ : ੩ (1237) 
ਰੋਜੀ -- (ਫਾ. ਰੋਜ਼ੀ) ਨਿਤ ਦਾ ਭੋਜਨ, ਉਪਜੀਵਕਾ 
“ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ 
ਦੋਇ!” 

-- ਰਾਮ ੩, ਵਾਰ ੧੮ਸ, ੨੩. ੧ : ੨ (955) 
ਰੋਜੁ - ਹਰ ਰੋਜ਼ (ਦਾ ਨੇਮ), ਨਿਤ (ਦਾ ਨੇਮ) ` 
“'ਰੋਵਨਹਾਰੀ ਰੋਜੁ ਬਨਾਇਆ। ” 
ਰ੍‌ -- ਭੈਰ ੫, ੩੩, ੧: 
ਰੋਟੀ -- ਚਪਾਤੀ ੍ 
“ਹਰਿ ਰੁਖੀ ਫੋਟੀ ਖਾਇ ਸਮਾਲੇ।” 

=- ਮਾਝ ੫, ੩੭, ੨ : ੧ (105) 


“ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ। ” 


੧ (1147) 


(ਭਾਵ ਭਜਨ) 
ਰ ”” ਆਸਾ ੧, ਅੱਸ ੧੧. ੫ : ਤੇ (417) 
ਹੋਰ ਰੂਪ -- ਰੋਟੀਅਨ -- 


“ਘੂੰ ਘੁੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ! 


_ਓਪਾਵਾ।” (ਰੋਟੀਆਂ ਦੇ, ਉਪਜੀਵਕਾ ਦਾ) 


- ਮਾਰੂ ੫, ੧੫, ੩ : ੧ (1003) 


ਣਾ ੍ 
'ਰੌਟੀਆ ਕਾਰਣਿ ਪੂਰਹਿ ਤਾਲ।” 
(ਉਪਜੀਵਕਾ ਲਈ) . 
` ਆਸਾਂ ੧, ਵਾਰ ਪਸ, ੧, ੨ : ੫ (465) 
_ਰੋਡੜੀ -- ਗੁੜ ਦੀ ਰੋੜੀ 
''ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ। ” 
(ਭਾਵ ਮਾਇਆ) 
- ਮਾਰੂ ੫, ਵਾਰ ੯ਸ, ੫, ੨ : ੧ (1097) 
ਰੋਤ -- ਰੇਂਦੇ ਹਨ 
“ਤਜਿ ਗੋਪਾਲੂ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ 
ਰੋਤ। ” - ਕੇਦਾ ੫, ੧੩, ੨-: ੧੧121) 
ਹੋਰ ਰੂਪ -- ਰੋਤਾ -- 


“ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ।” 
(ਰੋਂਦਾ, ਰੁਦਨ ਕਰਦਾ) 


ਰੌਭਿ - 


"ਏਕੋ ਪਵਨੁ ਕਹਾ ਕਉਨੁ ਰੋਤਿ।” (ਰੋਂਦਾ) 


=> ਗਊ ਪੂ, ੧੧੧, ੨੧ ੨0188) 














_`== ਗਊ ੧, ਅਸ ੧੮, ੪ : ੨ (229) 


ਰੋਂਦੇ -- ਰੁਦਨ ਕਰਦੇ 
“ਮੋਇਆ ਰੋਂਹਿ ਰੋਂਦੇ ਮਰਿ ਜਾਹਹ।” 
- ਮਲਾਂ ੧, ਵਾਰ ੨੦ਸ, ੧, ੧ : ੮ (1287) 
ਰੋਪਉ -- (ਸੰ. ਗੇਧਗਸ੍)--ਜਮਾਉਣਾ, ਲਗਾਉਣਾ, 
ਕਿਸੇ ਫਟੇ ਥਾਂ ਉਪਰ ਬਰਾਬਰ ਦੀ ਟਾਕੀ 
ਕਟ ਕੇ ਲਗਾਉਣਾ ਤੇ ਛੇਦ ਬੰਦ ਕਰਨੇ 
"ਨਹੀ ਰਾਂਬੀ ਠਾਉ ਰੋਪਉ।” 
ਰ੍ - ਸੋਰ ਰਵਿ, ੭, ੧: 
ਰੋਪੈ -- ਗੱਡੇ, ਕਾਇਮ ਕਰੇ _ 
"ਗਗਨ ਮੰਡਲ ਮਹਿ ਰੋਧੈ ਥੰਮੁ।” 
-- ਰਾਮ ੩, ਵਾਰ ੧੨ਸ, ੧,੬: 
ਰੋਮ -- (ਸੰ. ੇਸਨ) ਲੂੰ, ਵਾਲ, ਕੇਸ 
“ਰੋਮ ਰੋਮ ਮਹਿ ਬਸਹਿ ਮੁਰਾਰਿ।” 
- ਗਉ ਕਬ, ਥਿਤੀ ੧੫ : ੨੨ (344) 


੨ (659) 


੨ (953) 


ਰੋਮਾਈ -- ਰੋਮ ਵੀ 
"ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ 
ਏਕ ਰੋਮਾਈ।” 


- ਬਿਲਾ ੫, ੯੧, ੧ : ੧ (੧22) ` 
ਰੋਮਾਵਲਿ -- ਰੋਮ, ਵਾਲ 
“ਰੋਮਾਵਲਿ ਕੋਟਿ ਅਠਾਰਹ ਭਾਰ।” 
-- ਭੈਰ ਕਬ, ਅਸ ੨, ੩ : ੪ (1163) 
'ਹੋਫ ਰੂਪ -- ਰੋਮਾਵਲੀ -- 
“ਧਨਿ ਧਨਿ ਮੇਘਾ ਰੋਮਾਵਲੀ।” (ਭਾਵ ਉਂਨ) 
- ਮਾਂਲੀ ਨਾਮ, ੧, ੧ : ੧ (988) 
“ਬਾਵਨ ਕੋਟਿ ਜਾ ਕੈ `ਰੋਮਾਵਲੀ।” (ਭਾਵ 
ਬਾਂਦਰਾਂ ਦੀ ਸੈਨਾ) 


- ਭੈਰ ਕਬ, ੨,੭:੧(1163) 


_ਰੋਮਿ - ਰੋਮ ਦੁਆਰਾ _ 


“ਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ 
- ਜਾਹੀ - ਆਸਾਂ ੪, ਛੰਤ ੯, ੩ : ੨ (443) ` 
“ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੇ ਪ੍ਰਭ ਦੇਖੇ 
ਬਿਨੁ ਨੀਦ ਨ ਪਈਆ।” (ਰੋਮ ਰੋਮ ਵਿਚ) 
. `- ਬਿਲਾ ੪, ਅਸ ੯, ੨ : ੧ (836) 
ਹੋਰ ਰੂਪ -- ਰੋਮੇ -- 

“ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖ ਧਿਆਏ 

ਰਾਮ।” (ਰੋਮ ਦੁਆਰਾ) 
- ਆਸਾ ੪, ਛੰਤ ੯, ੩ : ੨ (443) 





ਰੋਲ 208। ਰੋਵਣਾ 
ਰੋਲ -- ਰੌਲਾ ਦੁਖ।” (ਰੋਣ) 
"ਸਬਦੁ ਨ ਸੁਣਈ ਬਹੁ ਰੋਲ ਘਚੋਲਾ। ” `. `“ ਆਸਾਂ ੧, ਅਸ ੧੧, ੭ : ੨ (417). 
- ਗਉ ੪. ਵਾਰ ੨੪ਸ, ੩, ੨ : ੨ (3।3) । ਰੋਂਵਹੀ -- ਰੋਂਦੇ ਹਨ 


ਰੋਲਿ -- ਰੁਲਾ ਕੇ _ 
“ਓਸੁ ਬਿਨਾ ਤੂੰ ਛੁਟਕੀ ਰੋਲਿ।” 
- ਆਸਾ ੫, ੮੨, ੨ : ੪ (390) 
ਰੋਲੀਆ -- ਰੁਲਾਵਾਂ 
ਤਲ ਰੋਲੀਆ। ” 
- ਗਉ ੪, ਵਾਰ ੧੯ਸ, ੪, ੧ : ੩ (311) 
ਰੋਲ -- ।. ਸਾਂਝ/ਸ਼ਿਰਕਤ ਦਾ ਝਗੜਾ 
“ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਨਾ 
ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੇ 
ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ 
ਚਹੁ ਕੁੰਡਾ ਵਿਚ ਕਾਲਾ ਕਰਾਇਆ। ” 


2. ਰੋਲਾ, ਗੜਬੜ 
_“ਘਰਿ ਦਰਿ ਸਾਚਾ ਨਾਹੀ ਰੋਲੁ।” 
-- ਰਾਮ ੧, ਅਸ ੬, > : ੪ (905) 
“ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ 
ਮਿਲੇ ਨਹੀ ਹਰਿ ਫੋਲੂ।” 
- ਕਾਨ ੪, ਵਾਰ ੧੨ : ੩ (1317) 
ਰੋਵਸੀ -- ਰੋਵੇ 
“ਮਤ ਮੈ ਪਿਛੇ ਕੋਈ ਰੋਵਸੀ ਸੋ ਮੈ ਮੂਲਿ ਨ 
ਭਾਇਆ। ” -- ਰਾਮ ਸੁੰਢ, ਸਦ ੪ : ੨ (923) 
ਰੋਵਹ -- ਰੋਈਏ, ਭਾਵ ਅਫਸੋਸ ਕਰੀਏ 
'ਰੋਵਹ ਬਿਰਹਾ ਮਨ ਕਾ ਆਪਣਾ ਸਾਹਿਬੁ 
ਤੇ - ਵਡ ੧, ਅਲਾ ੨, ੧ : ੨ (579) 
ਰੋਵਹਿ -- ।. ਫਰਿਆਦ ਕਰੇ, ਪੁਕਾਰ ਕਰੇ, ਰੋਏਂ 
_ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ।” 





- ਮਾਝ ੧. ਬਾਰਾ ੯ : ੫ (135) 


2. ਰੋਂਦੇ ਹਨ, ਅਫਸੋਸ ਕਰਦੇ ਹਨ 
“ਏਕੁ ਮਰੈ ਪੰਚੇ ਮਿਲਿ ਰੋਵਹਿ। ” 
-- ਆਸਾ ੧, ਅਸ ੪, ੧ : ੧ (413) 


“ਇਕਨ੍ਹਾ ਏ ਏਹੋ ਲਿਖਿਆ ਬਹਿ ਬਹਿ ਰੋਵਹਿ 


-- ਬਿਲਾ ੪. ਵਾਰ ੯ : ੪ (੧53) 





“ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ।” 
- ਮਲਾ ੧, ਵਾਰ ੧੫ : ੭ (1265) 
ਰੋਵਹੁ - ਰੋਂਦੇ ਹੋ 
"ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ।” 
- ਆਸਾ ੧, ਅਸ ੧੬, ੩ : ੧(419) 
“ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ।” 
ਰ੍ -- ਵਡ ੧, ਅਲਾ ੩, ੫ :੪ (560) 
ਹੋਰ ਰੂਪ -- ਰੋਵਹੁਗੇ - 
"ਤੁਮ ਰੋਵਰਗੇ ਓਸ ਨੌ ਤੁਮੂ ਕਉ ਕਉਣੁ ਰੋਈ।” 
(ਰੋਵੇਂਗੇ) 
- ਆਸਾ ੧. ਅਸ ੧੩. ੩ : ੨ (416) 
ਰੋਵਣ -- ਰੋਣ ਲਈ 
- ਵਡ ੧, ਅਲਾ ੩. ੭੧ ੧580) 
ਰੋਵਣਹਾਰਾ -- ਰੋਣ ਵਾਲਾ, ਅਫਸੋਸ ਕਰਨ ਵਾਲਾਂ 
“ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ 
ਹੈਂ।” _-- ਮਾਰੂ ੧, ਸੋਲਾ ੭, ੭: ੩ (1027) 
ਹੋਰ ਰੂਪ -- ਰੋਵਣਹਾਰੇ -- 
“ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ 
ਰੋਵਣਹਾਰੇ।” (ਰੋਣ ਵਾਲੇ, ਅਫਸੋਸ ਦੇ 
ਪਾਤਰ) -- ਵਡ ੧, ਅਲਾ ੫, ੪ : ੩ (582) 
ਰੋਵਣਹਾਰੇਵਾ -- 
ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ।” 
(ਰੋਂਦੀ ਹੈ) 
-- ਵਡ ੧, ਅਲਾ ੪, ੪ : ੨ (581) 
_ਰੋਵਣਵਾਲੇ -- ਰੋਣਹਾਰ 
“ਰੋਵਣਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ। ” 
- ਸਿਰੀ ੧, ੩, ੨ : ੩ (15) 
ਰਿ ਪਛਤਾਵਣਾ, ਅਫਸੋਸ ਕਰਨਾ 
“ਜਿਨੀ ਪਛਾਤਾਂ ਹੁਕਮੁ ਤਿਨ੍ਹ ਕਦੇ ਨ ਰੋਵਣਾ।” 
-- ਗੂਜ ੫, ਵਾਰ ੧੮ : ੭ (523) 
ਪਠਾਇਆ ਹੈ।” __ 


-- ਵਡ ੧, ਅਲਾ ੫, ੪ : ੧ (582) 


_ ਰੋਵਣ 


2082 


ਰੋੜਾ 





ਰੋਵਣੁ -- ਰੋਣਾ, ਰੁਦਨ 
“ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ 
_ਬਿਕਾਰੋ । -- ਵਡ ੧, ਅਲਾ ੧, ੪ : ੨ (579) 


ਰੋਵਤ -- ਰੋਂਦਾ 
“ਉਪਜਤ ਬਿਨਸਤ ਰੋਵਤ ਰਹਿਬੋ।” 
-- ਗਉਂ ਕਬ, ੮, ੧" : ੨ (325) 
ਹੋਰ ਰੁਪ -- ਰੋਵਤੁ -- 
ਰ੍ “ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ 
ਹਸੈ।” (ਰੋਂਦਾ) ਰ 
ਰ -- ਸਾਰ ਕਬ, ੨, ੧ : ੧ (1252 
ਰੋਵੰਦੀ -- ਰੋਂਦੀ 
“ਮੇ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ। ” 
- ਵਡ ੧, ੩. ੧ : ੧੩ (558) 
ਰੋਵਨਹਾਰਾ -- ਰੋਣ ਵਾਲਾ ਬਣਦਾ ਹੈ, ਰੋਂਦਾ ਹੈ 
ਉਰ (ਿ-ਅ 
-- ਆਸਾ ੫, ੨੧, ੧" : ੧ (376) 
ਹੋਰ ਰੂਪ -- ਰੋਵਨਹਾਰੀ -- 


“ਰੋਵਨਹਾਰੀ ਰੋਜੁ ਬਨਾਇਆ।” (ਰੋਣ ਵਾਲੀ 
ਨੇ) -- ਭੈਰ ੫, ੩੩, ੧ : ੧ (1145) 
_ਰੋਵਨਹਾਰੁ -- 

“ਏਕੁ ਕਬੀਰਾ ਨਾ ਮੂਆ ਜਿਹ ਨਾਹੀ 

ਰੋਵਨਹਾਰੁ।” (ਰੋਣ ਵਾਲਾ) 

- ਸਲੋ ਕਬ, ੬੯ : ੨ (1368) 
__ਰੋਵਨਹਾਰੈ - 

“ਰੋਵਨਹਾਰੈ ਝੂਠੁ ਕਮਾਨਾ। ” (ਰੋਣ ਵਾਲੇ ਨੇ) 
7. -- ਆਸਾ ੫, ੭੫, ੧ : ੧ (389) 
ਰੋਵਨਿ -- ਰੋਂਦੇ ਹਨ 
ਮਾਉ ਪੀਊ ਕਿਰਤੁ ਗਵਾਇਨਿ ਟਬਰ ਟਟ% 
ਧਾਹੀ।” ਰ੍ 


- ਮਾਝ ੧, ਵਾਰ ੨੬ਸ, ੧,੧:੪ (149) 


| ਹੋਰ ਰੂਪ -- ਰੋਵੰਨਿ -- 
“ਆਪਣਾ ਲੀਆ ਜੇ ਮਿਲੈ ਵਿਛੁੜਿ ਕਿਉ 
_ਰੋਵੰਨਿ।” (ਰੋਣ,ਅਫਸੋਸ ਕਰਨ) 
' -= ਸਾਝ ੫. ਬਾਰਾ ੪ : 2 (134) 
ਰੋਵਨੁ -- 
ਮਇਆ ਗਈ ਤਬ ਰੋਵਣ ਨਜੋੜ ਰੈ" 
(ਰੋਣ) -- ਆਸਾ ਰਵਿ, ੬, ੧ : ੨ (457) 


“ਮੇਰਾ ਮੇਰਾ ਕਰਿ ਰੋਵੀਜੈ।” 
- ਮਾਰੂ ੧, ਸੋਲਾ ੭, ੮ : ੨ (1027) 
ਰੋਵੈ -- ।. ਰੋਂਦੀ ਹੈ, ਰੁਦਨ ਕਰਦੀ ਹੈ, ਅਫਸੋਸ 
ਕਰਦੀ ਹੈ। ___ 
“ਹੁਕਮੁ ਨ ਜਾਣੈ ਬਹੁਤਾ ਰੋਵੈ। ” 
-- ਸਿਰੀ ੪, ਵਾਰ ਦਸ, ੩, ੧ : ੧ (85) 
"'ਝੂਠਿ ਵਿਛੂੰਨੀ ਰੋਵੈ ਧਾਹੀ। ਰ 
_ -- ਮਾਝ ੧, ਅਸ ੧, ੬ : ੨ (109) 
"ਇਕਨਾ ਸਤਿਗੁਰੂ ਮੇਲਿ ਤੂੰ ਬੁਝਾਵਹਿ ਇਕਿ 
ਮਨਮੁਖਿ ਕਰਹਿ ਸਿ ਰੋਵੈ।'” (ਪਛਤਾਉਂਦਾ ਹੈ) 
- ਸੂਹੀ 8, ੧੫. ੩ : ੨ (736) 
2. ਤਰਲੇ ਲਵੇ, ਲੋਚੇ ___ 
“ਵਸਤੁ ਪਰਾਈ ਕਉ ਉਠਿ ਰੋਵੈ।” 


- ਧਨਾ ੫. ੨<, - ੧ (676) 











3. ਦੁਖੀ ਹੋਏ 

ਕਿਨ ਤਲੀ ਰ੍ 
- ਧਨਾਂ ੧, ਅਸ ੧, ੬ : ੪ (686) 

“ਕਬੀਰਾ ਰੋੜਾ ਹੋਇ ਰਹੁ ਜਾਣ ਕਾਂ ਤਜ਼ ਮਨ ਕਾ 

ਅਭਿਮਾਨ।”” -- ਸਲੋ ਕਬ, ੧੪੬ : ੧ (1372) 





ਨ 
ਲਉ -- । 1 ਮਿ “ਰਵ ਸਸਿ ਲਉਕੇ ਇਹੁ ਤਨ ਕਿੰਗਰੀ ਵਾਜੈ ਸਬਦ 
ਨਿਰਾਰੀ। ” - ਰਾਮ ੧, ਅਸ ੯, 2 : ੧ (307) 
ਨ ਗਮ ੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ । ਲਉਗ -- ਲੌਂਗ ਰ੍ 


ਲਉ ਹਸੂਆ।” ੍ “ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ 
-- ਗਉ ੫. ੧੨੭੯, ੨ : ੧ (206) ਸੁਪਾਰੀ।” _-- ਕੇਦਾ ਕਬ, ੨, ੧ : ੧ (1123) 
2. ਤਕ, ਤੋੜੀ ਲਉਡਾ -- ਲੈਂਡਾ, ਸੇਵਕ 
“ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ 'ਜੋ ਲਉਡਾ ਪ੍ਰਭਿ ਕੀਆ ਅਜਾਤਿ। ” 
ਲਉ ਦੁਖੁਨੁ ਭਰੇ ।” - ਆਸਾ ੫, ੨੧. ੩. : ੧ (376) 
_ -- ਗਉ ੫, ੧੫੯, ੨ : ੧ (2।4) | ਰੋਰ ਰੁਪ -- ਲਉਡੇ -- 
- “ਹਰੀ ਲਉ ,ਬਰੀ 'ਨਾਰਿ,ਸੰਗਿ ਭਈ ਆਰੀ ਪੱਤਿਸ ਲਉਡੇ ਕਉ ਕਿਸ ਕੀ ਤਾਤਿ।” 
ਸਜਨ ਸੁਹੇਲਾ।”” -- ਆਸਾ ੫, ੨੧, ੩ : ੨ (376) 
- ਸੋਰ ਕਬ, ੨, ੩ : ੧ (654) | ਲਇਓ - ਲਇਆ, ਲਿਆ ਰ੍ 
ਮਿ. ਬੜ੍ਹਾੰ "ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ 
“ਏਕ ਨਾਮ ਬਿਨੁ ਕਹ ਲਉ ਸਿਧੀਆ। ” ਥਾਵਹੁ ਲਇਓ ਪਰਖਾਇ। ” 
ਰ੍ - ਗਉ ੫. ਬਾਅ ੪੩ : ੨ (259) -- ਸਾਰ ੪, ਵਾਰ ੩੨ਸ, ੩, ੧: ੫ (1245) 
4. ਨਗੰਦੇ, ਤੋਪੇ ਹੋਰ ਰੁਪ -- ਲਇਓ -- 
"ਲਉ ਨਾੜੀ ਸੂਆ ਹੈ ਅਸਤੀ। ” “ਜਿਉ ਉਦਿਆਨੁ ਕੁਸਮ ਪਰਫੁਲਿਤ ਕਿਨਹਿ 
-- ਰਾਮ ੫, ੧੩, ੧ : ੨ (886) `ਨਾ ਘਾਾਉ ਲਇਓ।” (ਲਈ) 
ਰ (ਮਹਾਨਕੋਸ਼ ਅਰਥ 'ਤੰਤ, ਧਾਗਾ” ਕਰਦਾ ਹੈ) -- ਗਉ ਕਬ, ੫੯. ੨ : ੧ (336) 
5. ਲਵਾਂ, ਲੈਣ ਦੀ ਰ “ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ 
"ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏਂ ਕਰਮ | ____ ਲਇਓ।” (ਲਿਆ, ਗ੍ਰਹਿਣ ਕੀਤਾ) 
ਕਰਤ ਸਿ ਸੂਕਰਹ।” `-- ਬਿਲਾ ਕਬ, 8, ੪ : ੧ (੧56) 
- ਸਸ ੫. ੬੬ : ੨ (1360) | ਲਇਓਨ -- ਲੈਂਦਾ ਹੈ 
6. ਲੈ, ਉਚਾਰ ਰ “ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ 
“ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮੁ | ਲਇਓਨੁ ਮਿਲਾਇ। ” 
ਰਸਨਾ ਸੰਗਿ ਲਉ।” ੧ 


-- ਸਿਰੀ ੩, ੫੮, ੩ : ੨ (36) 
` ਸਮੁ ੫, ੨? : ੩ (1387) |  “ਸਭੂ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ 
ਲਉਕੀ -- ਤੁੰਮੀ, ਤੁੰਬੀ, ਕਦੂ ਵਰਗੀ ਇਕ ਕਉੜੀ | ਪਾਕ ਰਲਿਆ।” (ਲੈਂਦੇ ਹਨ) ____ 
ਸਬਜ਼ੀ == ਸਿੱਰੀ ੫, 72, ਡੇ 2 2 (42) 
"ਲਉਕੀ ਅਠਸਠਿ ਤੀਰਥ ਨ੍ਰਾਈ। ” ਲਇਅਨੁ -- ਲੈਂਦਾ ਹੈ ਰ੍ 
- ਸੋਰ ਕਬ, ੮, ੨ : ੧ (656) | <ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ 
ਲਉਕੇ - ਤੂੰਬੇ ੍ -" ਰ੍ ਲਇਅਨੁ ਛਡਾਇ ਜੀਉ।” 


ਲਇਆ 


2084 


ਲਈਆ 





- ਸਿਰੀ ੫, ਅਸ ੨੯, ੧੨ : ੩ (74) 

“ਨਾਨਕ ਤਿੰਨ ਕਾ ਆਖਿਆ ਆਪਿ ਸੁਣੇ ਜਿ 

ਲਇਅਨੁ ਪੰਨੇ ਪਾਇ। (ਲਏ ਹਨ; ਭਾਵ ਆਪਣੇ 

ਬਣਾ ਲਏ ਹਨ, ਆਪਣੀ ਵਹੀ ਤੇ ਚੜਾ ਲਏ 

ਹਨ) -- ਬਿਲਾ ੪, ਵਾਰ ੯ਸ, ੩, ੧ : ੭ (੧੨3) 
ਲਇਆ -- ।. ਲਿਆ 

“ਹਉਮੈ ਮੇਰਾ ਰਹਿ ਗਇਆ ਸਚੈ ਲਇਆ 


ਮਿਲਾਇ।”” _ -- ਸਿਰੀ ੩, ੫੫, ੩ : ੩ (35) 

2. ਪ੍ਰਾਪਤ ਕੀਤਾ 

“ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ 
ਜਾਇ।”” 


- ਸਿਰੀ ੧, ਅਸ ੧੨, ੭ : ੧ (61) 
''ਆਪਹੁ ਕਛੂ ਨ ਕਿਨਹੂ ਲਇਆ।” 
- ਗਉ ੫. ਸੁਖ ੬, ੮ : ੮ (27।) 
3. ਉਚਾਰਨ ਕੀਤਾ, ਜਪਿਆ 
“ਸਾਧਸੰਗਿ ਨਾਨਕ ਨਾਮੁ ਲਇਆ। ” 
- ਗਉ ੫, ੯੧. ੪ : ੪ (1੧3) 
ਸੇਵਾ ਕਰਿ ਹਰਿ ਨਾਮੁ ਲਇਆ।” _ 
- ਵਡ ੪. ਵਾਰ ੧੮ : ੪ (593) 
4. ਭਾਂਵ ਮਾਰਿਆ 
“ਵਿਝਣ ਕਲਾ ਨ ਦੇਵਦਾ ਤਾਂ ਲਇਆ ਕਰਤੇ । ” 
- ਗਉ ੪. ਵਾਰ 3੨ : ੭ (317) 
5. ਖਰੀਦਿਆ ਰ੍ 
“ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ 
ਕਰਿ 
- ਬਿਹਾ ੪, ਵਾਰ ੧੮ਸ, ੩, ੧ : ੩ (555) 
ਲਇਐ -- ਲੈਣ ਨਾਲ, ਜਪਨ ਨਾਲ 
“ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ 
ਨ ਜਾਈਐ। ”-- ਆਸਾ ੧, ਵਾਰ ੫ : ੧ (465) 
ਲਈ -- 1. ਲਈਂ, ਲਵਾਂ, ਮੈ ਪ੍ਰਾਪਤ ਕਰਾਂ 
"ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ 
ਮਿਲੈ ਲਈ। ” . - ਜਪੁ ੧, ੬ : ੨ (2) 
ਕਰਤ ਸਿ ਸੂਕਰਹ। ” 
- ਸਸ ੫. ੬੬ : ੨ (1360) 


2. ਲਵਾਂ, ਸਹਾਇਕ ਕਿਰਿਆ 





“ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ 
ਗਵਾਇ। ” -- ਸਿਰੀ ੩, ੫੪, ੧ : ੨ (34) 
3. ਪ੍ਰਾਪਤ ਕੀਤੀ 
"ਸਤਿਗੁਰ ਤੇ ਨਿਰਮਲ ਮਤਿ ਲਈ। ” 
-- ਗਉ ੫. ਸੁਖ ੨੦, ੩ : ੨ (289) 
“ਪਹਿਲੇ ਬਾਸੁ ਲਈ ਹੈ ਭਵਰਹ ਬੀਠਲੁ ਭੈਲਾ 
ਕਾਇ ਕਰਉ।” 
ਰੇ -- ਆਸਾ ਨਾਮ, ੨. ੨ : ੨ (485) 
4. ਭਾਵ ਠੱਗ ਲਈ 
ਬਲਿ ਰਾਮ ਜੀਉ।” 
-- ਸੂਹੀ ੪, ਛੰਤ ੧. ੩ : ੨ (773). 
. ਲੈਣ ਨਾਲ, ਜਪਨ ਨਾਲ 
>> ਮੱਲਾਂ ਪੰ. 2੬, 2 ! 3 (107) 
6. ਪੱਖ, ਤਰਫਦਾਰੀ (ਮਹਾਨਕੋਸ਼) 
ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ 
ਲਈ ਲਈ ਫੁਨਿ ਜਾਈਐ।” 
- ਬਿਲਾ ੫, ੯੨, ੨ : ੧ (੩22) 
'ਲਈ ਜਾਂਦਾ” ਕਰਦੇ ਹਨ) 
ਲਈਅਸੁ -- ਲਿਆ ਸੁ ਵਿ 
“ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰਤੇ। ” 
-- ਗਉਂ ੪. ਵਾਰ ੩੨ : ੬.(317) 
ਲਈਅਹਿ -- ਲਈਦਾ ਹੈ 
“ਇਕਸੁ ਹਰਿ ਕੇ ਨਾਮ ਬਿਨੁ ਆਗੈ ਲਈਅਹਿ 
ਖੋਹਿ।” -- ਮਾਝ ੫, ਬਾਰਾ ੩ : ੫ (133) 
ਲਈਅਨਿ -- ਲਇਓ ਨੇ 
'ਲਈਅਨਿ ਖਰੇ ਪਰਖਿ ਦਰਿ ਬੀਨਾਈਐ। ” 
- ਮਾਝ ੧. ਵਾਰ ੧੭ : ੭ (।46) 
ਲਈਆ -- ।. ਲਈਆਂ 
“ਗੁਰ ਸਬਦੀ ਸੀਗਾਰੀਆ ਆਪਣੇ ਸਹਿ ਲਈਆ 
ਮਿਲਾਇ। ” 
>> ਮਸਾਂ 8. ਅਸ ੨2, ੬ ; ੨ (430) 
2. ਲਾ ਕੇ, ਜੋੜ ਕੇ 
“ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ 
ਤਤਿ ਲਿਵ ਲਈਆ। ” ਰ੍ 


ਵਾ 


`ਲਏਨਿ 








ਲਈਐ 2085 
-- ਬਿਲਾ ੪, ਅਸ ੧, ੩ : ੧ (833) -- ਗਉ ੪, ਵਾਰ ੮ : ੧ (304) 
3. ਲਿਆ ਹੈ | .. ਲੈਕ ਰ 
“ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ। ” “ਲਏ ਦਿਤੇ ਵਿਣੁ ਰਹੈ ਨ ਕੋਇ। ” 
-- ਬਿਲਾ ੪, ਅਸ ੫, ੧" : ੧ (836) -- ਆਸਾ ੧, ੪, ੩ : ੨ (350) 
4. ਲਾਈ ਹੈ, ਲਗਾਈ ਹੈ 0. ਲੈ ਕੇ 


ਘੋਲਿ ਘੋਲਿ ਅੰਗਿ ਲਈਆ। ” 
` --- ਬਿਲਾ ੪. ਅਸ ੬, ੮ : ੧ (837) 
ਲਈਐ -- ।. ਲਈਦਾ ਹੈ 
ਦੇ ਸਾਬੂਠੁ ਲਈਐ ਓਹੁ ਧੋਇ। ” 


- ਜਪੁ ੧, ੨੦ : ੪ (4) 


2. ਲੈਂਦਾ ਹੈ 
“ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ 
ਸਭਦੂ ਰਖਿ ਲਈਐ। ” 


- ਗੋਂਡ ੪, ੫, ੧ : ੨ (861) 
3. ਉਚਾਰਣ ਕਰੀਏ, (ਯਾਦ) ਕਰੀਏ, ਜਪੀਏ 
-- ਸਲੋ ੩, ੬੨ : ੧ (1420) 
ਲਈਜੈ -- ਲਵੋ, ਲਈਦੀ ਹੈ. 
“ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ। ` 
. _ - ਸੂਹੀ ੧, ਛੰਤ ੪, ੩ : ੧ (765) 
ਲਏ -- ।. ਲੈਂਦਾ ਹੈ, ਲਵੇ 
“ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ। ” 
-- ਸਿਰੀ ੧, ੧੦, ੪: ੪ (16) 
“ਜਿਸੁ ਲਾਇ ਲਏ ਸੋ ਨਿਰਮਲੁ ਹੋਈ।” 
- ਮਾਝ ੩. ਅਸ ੧੫. ੮ : ੨ (118) 
2. ਉਚਾਰਨ ਕਰੇ, ਜਪੇ, ਲਵੇ 
“ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ 
ਖਿਨੁ ਮਰਿ ਜਾਇਆ। ” 
-- ਸਿਰੀ ੪, ਵਾਰ ੧੧ਸ, ੩, ੨ : ੬ (87) 
3. ਲੈਣ ਨਾਲ 
"ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ 
ਸਰਬ ਸੁਖਾ ਸੁਖ ਪਾਈਐ। ” 
-- ਗਉਂ ੫, ੧੫੩”, ੨.: ੧ (213) 
4. ਪ੍ਰਾਪਤ ਕਰਦਾ 
“ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ 
ਸਤਿਗੁਰੁ ਟਿਕੇ। ” 











ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ 
ਸਿਧਾਵੈ ।” 
-- ਆਸਾ ੫, ੧੦, ੧ : ੧ (373). 
7. ਭਾਵ ਧਾਰਨ ਕਰੇ, ਰਖੇ 
“ਤਿਸ ਕਾ ਭਉ ਲਏ ਰਿਦ ਅੰਤਰਿ ਚਹੁ ਜੁਗ 
ਤਾੜੀ ਲਾਵੈ। 


-- ਆਸਾ ਕਬ, 2, ੩ : ੨ (477) 








8. ਖਰੀਦੇ .. 
“ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ 
ਪਛਾਲਿ। ” - 
- ਰਾਮ ੩, ਵਾਰ ੧੬ਸ, ੨. ੨ : ੪ (954) 
ਲਏਇ -- !. ਲਵੇ, ਉਚਾਰੇ, ਜਪੇ 
ਨਾਮੁ ਲਏਇ। ” ਰ 
 ਗੂਜ ੩, ਵਾਰ'੧੮ਸ, ੩. 3 : ੬ 
2. ਲਵੇ ਰ 
“ਆਪੋ ਪੀਸੈ ਆਪੇ ਘਸੈ ਆਪੇ ਹੀ ਲਾਇ 
ਲਏਇ । ” 
-- ਰਾਮ ੩, ਵਾਰ ੨ਸ, ੩, ੨ : ੨ (947) 
ਲਏਹਾਂ -- ਲਈਏ 
"ਆਵਹੁ ਮਿਲਹੁ ਸਹੇਲੀਹੋੇ ਸਚੜਾ ਨਾਮੁ ਲਏਹਾਂ।”” 
- ਵੱਡ ੧, ਅਲਾ ੨, ੧ : ੧ (579) 
ਲਏਗਾ -- ਲਵੇਗਾ 
`ਭੈ ਬਿਨੁ ਕਿਉ ਨਿਰਭਉ ਸਚ ਪਾਈਐ ਜਮੁ ਕਾਢਿ 
ਲਏਗਾ ਸਾਹਾ ਹੇ। ” 
- ਮਾਰੂ ਖ, ਸੋਲਾ ੧੧, ੬ : ੩ (1054) 
ਲਏਨਿ -- ।. ਲੈਣ, ਜਪਨ 
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ 
ਨਾਮੁ ਲਏਨਿ।” 
- ਸੂਹੀ ੩, ਅਸ ੩, ੯ : ੨ (755) 
2. ਲੈਣ, ਪ੍ਰਾਪਤ ਕਰਨ 


(516) 


ਲਸਕਰ 





ਲਏਨਿ। ” 
- ਸੂਹੀ ੩, ਅਸ ੩, ੨੬ : ੨ (756) 
ਲਸਕਰ -- (ਅ. ਲਸ਼ਕਰ) ਫੌਜ, ਸੈਨਾ 
“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ 
ਪਾਉ।” - ਸਿਰੀ ੧, ੧,੪: ੧(14) 
ਲਸਕਰੀਆ -- ਸਿਪਾਹੀਆਂ ਨੇ 
_''ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ। ” 
-- ਰਾਮ ੧, ਓਅੰ ੪੫ : ੧ (936) 
ਲਸਕਰੁ -- ਫੌਜ 
"ਘਰੁ ਲਸਕਰੁ ਸਕੁ ਤੇਰਾ। ” 
- ਸੋਚ ੫, ੫੪. ੧ : ੨ (622) 
"ਗਗਨ ਮੰਡਲ ਮਹਿ ਲਸਕਰੁ ਕਰੈ।`` (ਸਦਗੁਣਾਂ 
__ ਦੇ ਲਸਕਰ) -- ਭੈਰ ਕਬ, ੧੧. ੩ : ੩ (1160) 
ਲਸਟਿਕਾ -- ਸੋਟੀ, ਡੰਡਾ 
"ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ।” 
- ਬਿਲਾ ੫, ੬੪. ੧” : ੨ (817) 
ਲਸਨ -- ਗੰਢੇ ਵਰਗਾ ਇਕ ਕੰਦ ਜੋ ਮਸਾਲੇ ਤੇ 
ਦੁਆਈ ਲਈ ਵਰਤਿਆ ਜਾਂਦਾ ਹੈ 
"ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ।” 
੍ - ਸਲੋ ਕਬ, ੧੭ : ੧ (1365) 
ਲਹਉ -- ।. ਲਵੋ, ਲਉ 
ਮਿਲਾਏ ।`` -- ਗਉ ੫, ਛੰਤ ੪, ੩ : ੩ (249) 
2. ਜਾਣ ਲਵਾਂ, ਲਖ ਲਵਾਂ 
'ਅਲਾ ਲਹਉ ਤਉ ਕਿਆ ਕਹਉ ਕਹਉ ਤ ਕੋ 
ਉਪਕਾਰ ।” 
- ਗਉ ਕਬ, ਬਾਅ ੩ : ੧ (340) 
"ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ 
ਹਰਿ ਦੇਇ।” 
- ਸੋਰ ੧, ੭, ੧“ : ੨ (597) 
ਲਹਸਹਿ -- ਪ੍ਰਾਪਤ ਹੋਵਗਾ, ਲਭੇਗਾ 
ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ 
ਵਸਿ ਪਇਆ।” 
` - ਆਸਾਂ ੩, ਪਟੀ ੧੨ : ੨ (435) 
ਲਹਸਿ -- ।. ਪ੍ਰਾਪਤ ਕਰੇਂਗਾ, ਹਾਸਲ ਕਰੇਂਗਾ 
"ਬਿਨੁ ਨਾਵੈ ਕਿਆ ਲਹਸਿ ਨਿਦਾਨਿ।”” 


2086 








ਲਹਣਾ 





-- ਆਸਾ ੧, ਅਸ ੬, ੬ : ੩ (414) 
2. ਲਵੇਗਾ, ਲਏਗਾ 
“'ਥੈਂ ਭਾਵੇ ਦਰੁ ਲਹਸਿ ਪਿਰਾਣਿ। ” 
- ਮਲਾ ੧, ਅਸ ੪, ੨ : ੪ ( (1275) 
ਲਹਹਿ -- ।. ਲਏ, ਲਵੇ 
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੂ।” 
”- ਸਿਚ ਕ.4€ 4: 84017 
2. ਪ੍ਰਾਪਤ ਕਰੇਂ ਰ੍ 
"ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ 
ਧਿਆਇ।” 
- ਸਿਰੀ ੩, ੪੦, ੧ : ੨ (29) 
3. ਉਤਰਨ, ਲਹਿਣ 
"ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ 
ਪੂਰਿ।” -- ਗੂਜ ੫, ੩੦, ੧” : ੨ (502) 
4. ਲਾਭ ਲਵੇ 
ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ।” 
- ਰਾਮ ੩, ਅਸ ੧, ੮ : ੨ (909) 
ਲਹਹੁ -- ।. ਪ੍ਰਾਪਤ ਕਰੋ ਰ 
ਹਰਿ ਜਸੂ ਘਸੀਐ।” _- ਟੇ 
== ਗਉਂ ੪, ੫2, ੨ ? ੨ (1701 
2. ਲਵੋ, ਲਭੋਂ __ ਰ 
"ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ 
ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ।”” 
ਰ੍ - ਗੋਂਡ ੪, ੩, ੨ : ੧ (860) 
ਲਹੰਗ -- ਲੰਘਦਾ ਹੈ, ਵਗਦਾ ਹੈ 
"ਅਸਮਾਨ ਮ੍ਰਿਨੇ ਲਹੰਗ ਦਰੀਆ ਗੁਸਲ ਕਰਦਨ 
ਬੂਦ।” - ਤਿਲੰ ਕਬ, ੧, ੩ : ੧ (727) 
ਲਹਗੁ -- ਲਹੇਗਾ, ਉਘੜੇਗਾ ਹਰ 
- ਬਿਲਾ ੩, ਅਸ ੧, ੧ : ੩ (832) 
ਲਹਣਾ -- ।. ਪਾਪਤ ਕਰਨਾ, ਲੈਣਾ __ 
"ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ।” 
== ਮਾਏ ੫. ੪੦, ੨ ੧0106) 
2. ਨਫਾ, ਲਾਹਾ, ਪ੍ਰਾਪਤ ਕਰਨ ਵਾਲੀ ਵਸਤ 
"ਪੁਰਬ ਲਿਖੇ ਕਾ ਲਹਣਾ ਪਾਹਿ।” 


2087 


ਲਹਨਿ 








"ਨ 
-- ਗਉ ੫. ਸੁਖ ੧੫, ੭ : ੪ (283) 


3. ਸਿੱਖਾਂ ਦੇ ਦੂਜੇ ਗੁਰੂ ਸੀ ਗੁਰੂ ਅੰਗਦ ਦੇਵ ਜੀ ਦਾ | ਲਹੰਤੇ 
ਪਹਿਲਾ ਨਾਂ 
“ਜਾ ਸੁਧੋਸੁ ਤਾਂ ਲਹਣਾ ਟਿਕਿਓਨੁ।” 
-- ਰਾਮ ਬਸ, ਵਾਰ ੪ : ੯ (967) 
ਲਹਣੇ -- ।. ਲਾਹੇ, ਨਫੇ 
ਪਾਇਓ ਰੇ।” -- ਟੋਡੀ ੫, ੧੯, ੧ : ੧ (715) 
ਹੋਰ ਰੂਪ -- ਲਹਣੌ -- 
“ਜਾ ਕੋ ਲਹਣੋਂ ਮਹਰਾਜ ਰੀ ਗਾਠੜੀਓ ਜਨ 
ਨਾਨਕ ਗਰਭਾਸਿ ਨ ਪਉੜਿਓ ਰੇ।”” 
` =- ਟੋਡੀ ੫, ੧੯, ੨ : ੨ (715) 
2. ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ 
ਪਹਿਲਾ ਨਾਂ,ਲਹਣੇ ਦੀ/ਦੇ 
“ਦਹਣੇ ਦੀ ਫੇਰਾਈਐ ਨਾਨਕ ਦੋਹੀ ਖਟੀਐ। ” 
-- ਰਾਮ ਬਸ, ਵਾਰ ੨ : ੧ (966) 
ਹੋਰ ਰੂਪ -- ਲਹਣੈ -- 
“ਲਹਣੈ ਪੰਥੁ ਧਰਮ ਕਾ ਕੀਆ।” 
-- ਸਵ ੪, ਗਯੰ ੧ : ੧੩ (1401) 
ਲਹਤਾ -- ਉਤਰਦਾ, ਲਹਿੰਦਾ 
ਕਬਹੁ ਲਹਤਾ। ” 
-- ਬਿਲਾ ੫, ੯੪, ੨ : ੨ (੧23) 
“ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ । ” 
-- ਗਉ ਕਬ, ਬਾਅ ੪ : ੧ (340) 
ਲਹੰਤਿ -- ਪਾਪਤ, ਲਭਿਆ 
“ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ 
ਕਾ ਭੇਉ ਨ ਲਹੰਤਿ। ” 


- ਸਾਰ ੪, ਵਾਰ ੨੨ਸ, ੧. ੩: `੫ (1246) 














ਲਹੰਤੀ -- ।. ਦੁਰ ਕਰ ਸਕਨ ਵਾਲੀ, ਲਾਹ ਸਕਨ 
“ਸਭ ਕਿਲਵਿਖ ਪਾਪ ਲਹੰਤੀ। ` 
-- ਨਟ ੪, ੮. ੧" : ੩ (977) 


2. ਦੁਰ ਹੋ ਗਈ, ਮਿਟ ਗਈ 
“ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ 
ਤਿਸੁ ਜਨ ਸਭ ਭੂਖ ਲਹੰਤੀ। ” 





-- ਨਟ ੪, ੮, ੨ : ੧ (977). 
-- ਲਭਦੇ ਹਨ 
“ਆਤਮ ਮਹਿ ਪਾਂਰਬ੍ਰਹਮੁ ਲਹੰਤੇ 
ਸਉ 

ਲਹੰਥਾ -- ਲਭਦਾ ਹੈ ਰ੍ 
“ਬਚਨ ਸਾਧ ਸੁਖ ਪੰਥਾ ਲਰੰਥਾ ਬਡ ਕਰਮਣਾ। ” 
_-- ਗਾਥਾ ੫, 2 : ੧ (1360) 

ਲਹੰਦੜੋ -- ਪ੍ਰਾਪਤ ਕਰਦਾ, ਲਭਦਾ 
-ਅਢੁ ਨ ਲਹੰਦੜੋਂ ਮੁਲੁ ਨਾਨਕ ਸਾਥਿ ਨ ਜੁਲਈ 
ਮਾਇਆ।” ਰ੍ 
-- ਜੈਤ ੫, ਵਾਰ ੧੦ਸ, ੫, ੨ : ੨ (708) 
ਲਹਦਾ =- ਲਭਿਆ, ਪ੍ਰਾਪਤ ਕੀਤਾ 
“ਗੁਰਸਿਖਾ ਲਹਦਾ ਭਾਲਿ ਕੈ।”” 


#੧ "੧੫ ਹੂ 


-- ਸਿਰੀ ੫, ਅਸ ੨੯; ੧੦ : ੨ (73) 


ਲਹਦੀ -- ਪਾਪਤ ਕਰਦੀ 


“ਤਉ ਸਜਣ ਦੀ ਮੈ ਕੀਮ ਨ ਪਉਂਦੀ ਹਉ ਤੁਧੁ ` 


ਬਿਨੁ ਅਢੁ ਨ ਲਹਦੀ। (ਅੱਧੀ ਦਮੜੀ ਵੀ ਮੁਲ 
ਨੰਹੀਂ ਪਾਉਂਦੀ) 
-- ਰਾਮ ੫, ਵਾਰ ੧੩ਸ, ੫. ੧ : ੨ (963) 
ਲਹਦੇ -- ਉਤਰਦੇ, ਲਹਿੰਦੇ 
"ਇਸੁ ਲਰਦੇ ਬਿਲਮ ਨ ਰੋਵਈ ਚੰਡ ਬੈਠੀ ਦੂਜ 
ਭਾਇ।” 
- ਸੂਹੀ ੩, ਵਾਰ ੩ਸ, ੩, ੨ : ੨ (786) 
ਲਹਨ -- ਮਿਲਦਾ ਹੈ, ਪ੍ਰਾਪਤ ਹੁੰਦਾ ਹੈ 
“ਪਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ _ 
ਰੀ 
-- ਕਾਨ ੫, ੩੯, ੧" : ੧ (1306) 
ਲਹਨਾ - ਪ੍ਰਾਪਤ ਕਰਨਾ ਹੈ, ਲੈਣਾ ਹੈ, ਮਿਲਦਾ ਹੈ 
“ਜਿਸਹਿ ਪਰਾਪਤਿ ਤਿਸ ਹੀ ਲਹਨਾ। ” 
-- ਆਸਾ ੫, ੯੦, ੪ : ੧ (393) 
ਲਹਨਿ -- ।. ਉਤਰਨ, ਦੂਰ ਹੋਣ __ 
ਵਿਜੋਗਾ ਜੀਉ।” 
- ਮਾਝ ੫, ੪੮. ੩ : ੨ (108) 
2. ਮਿਲਦੀ, ਪ੍ਰਾਪਤ ਹੁੰਦੀ 
“ਸਤਸੰਗਤਿ ਢੋਈ ਨ ਲਹਨਿ ਜਿ ਸੰਗਤਿ 
ਗੁਰਿ ਵੀਚਾਰੇ।” 








ਲਹਨੋ 2088 ਲਹਾਉ 
- ਗਉ ੪. ਵਾਰ ੧੪ਸ, ੪, ੧ : ੩ (307) ਲਹਿਰ) _ -- ਮਾਰੂ ੧, ਅਸ ੭. ੧ : ੧ (1012) 

੧. ਲੈਂਦੇ ਹਨ, ਪ੍ਰਾਪਤ ਕਰਦੇ ਹਨ 2, ਹੜ, ਤੂਫ਼ਾਨ 
_"ਓੰਨਾ ਦਾ ਭਖੁ ਸੁ ਓਥੈ ਨਾਰੀ ਜਾਇ ਕੂੜ ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ 
ਲਹਨਿ ਭੇਡਾਰੇ। ” ਮਨੋ। ” -- ਗੂਜ ੧, ਅਸ ੫, ੮ : ੧ (506) 
00406 ਲਹਰੀ -- ਲਹਿਰਾਂ, ਮੌਜਾਂ, ਉਛਾਲਾਂ ਰ 
ਹੋਰ ਰੂਪ -- ਲਹੰਨਿ -- `ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ।” 
“ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ - ਸਿਰੀ ੧, ਅਸ ੧੧, ੧ : ੨ (੨9) 
ਦੇਇ ਉਠਾਲਿ।`` (ਲੈਂਦੇ, ਪ੍ਰਾਪਤ ਕਰਦੇ) ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ 
- ਸਿਰੀ ੪, ਵਾਰ ੨ਸ, ੧, ੧ : ੨ (83) ਚਮਕਏ ।  -- ਆਸਾ ੧, ਛੰਤ ੫. ੧ : ੪ (438) 
"ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ “ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ 
ਲਹੰਨਿ । ” ਅਹੰਕਾਰੁ। (ਲਹਿਰਾਂ ਵਿਚ ਭਾਵ ਇਕਾਗਰਤਾ- 


- ਕਾਨ ੪, ਵਾਰ ਦਸ, ੪, ੧ : ੨ (1316) 
ਲਹਨੋ -- ਲੈਣਾ 
“ਲਹਨੋ ਤਿਸੁ ਮਥਾਨਿ ਹਾਂ।” 
- ਆਸਾ ੫, ੧੫੮, ੨ : ੧ (409) 
ਲਹਨਿ੍‌ -- ਲੈਂਦੀਆਂ ਹਨ, ਪ੍ਰਾਪਤ ਕਰਦੀਆਂ ਹਨ 
ਖੜੀਆ।” 
- ਆਸਾ ੧, ਅਸ ੧੧, ੩ : ੧ (417) 
ਹੋਰ ਰੂਪ - ਲਹੰਨ੍੍‌ -- 
"ਗੁਰ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ 
ਪੁਰਖ ਲਹੰਨ੍ਿ।” (ਪ੍ਰਾਪਤ ਕਰਦੇ ਹਨ) 
- ਸੂਹੀ ੩, ਅਸ ੪, ੨ : ੧ (756) 
ਲਹਨ੍ੀ -- 
“ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ 
ਧਾਵਦੇ ।` (ਮਿਲਦੀ, ਪ੍ਰਾਪਤ ਹੁੰਦੀ) 
- ਆਸਾਂ ੧, ਵਾਰ ੯ : ੨ (468) 
ਲਹਬਰ -- (ਅ. ਲਹਬ) ਅਗ ਦੀ ਲਾਟ ਭਾਵ 


ਤ੍ਰਿਸ਼ਨਾ ਦੀ ਅਗ 
`ਪਾਤਾਲੀ ਆਕਾਸੀ ਸਖਨੀ ਲਰਬਰ ਬੂਝੀ ਖਾਈ 
ਰੇ।` - ਆਸਾਂ ੫. ੪੪, ੧ : ੨ (381) 
ਲਹਿਰ -- ।. ਤਰੰਗ, ਮੌਜ 
ਅੰਤਰਿ ਲਹਿਰ ਲੋਭਾਨੁ।” 


- ਸਿਰੀ ੫, ਪਹ ੪, ੩ : ੨ (77) 
ਮਨਮੁਖ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ 
ਘਰ ਹੇਰੈ।”` (ਜੋਸ਼ ਅਥਵਾ ਝੂਠੇ ਵੈਰਾਗ ਦੀ 








ਹੀਨ) 
- ਸਾਰ ੩8, ਵਾਰ ੨੭ਸ, ੩, ੧ : ੧ (1247) 
ਲਹਰੇ -- ਲਹਿਰਾਂ, ਮੌਜਾਂ 
“ਤੀਨਿ ਭਵਨ ਕੀ ਲਖਮੀ ਜੋਰੀ ਬੁਝਤ ਨਾਹੀ 
_ਲਹਰੇ। ` -- ਗਉ ੫, ੧੬੨", ੨ : ੧ (215) 
ਲਹਾ -- ।. ਲਵਾਂ, ਸਮਝਾਂ, ਲਖਾਂ 
ਲਹਾ। ” - ਸਿਰੀ ੧, ੩੧, ੧ : ੧ (25) 
2. ਲਵਾਂ, ਪ੍ਰਾਪਤ ਕਰਾਂ 
`ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ।” 
- ਗੂਜ ੫. ਵਾਰ ੭ : ੪ (519) 
3. ਲਭਦਾ 
ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ। 
` ਸੂਹੀ ੧. ਤੇ, ੫! 3 (726) 
ਲਹਾ। ' (ਲਭਾਂ) 
-- ਮਾਰੂ ਪ, ੧੫, ੧” 
ਲਹਾਂ - ।. ਪ੍ਰਾਪਤ ਹੁੰਦਾ 
"ਫਰੀਦਾ ਗਲ” ਸੁ ਸਜਣ ਵੀਹ ਇਕੁ ਢੂੰਢੇਦੀ ਨ 
ਲਹਾਂ। ` - ਸਲੋਂ ਫਰ, ੮੭ : ੧ (1382) 
"'ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ।” 
-- ਸਲੋ ੫. ੨੧ : ੨ (1426) 
ਲਹਾਉ -- ਪ੍ਰਾਪਤ ਕਰਦਾ ਹਾਂ 
`ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ। ” 


` ਮਾਰੂ ੫. ਵਾਰ ੧੧ਸ, ੫. ੧ : ੧ (1098) 


: ਦੇ (1003) 


ਲਹਾਇਆ 


2089 





ਲਹਾਇਆ -- ਲਭਾਇਆ, ਪਾਪਤ ਕਰਵਾਇਆ 
“ਸੋ ਸਤਿਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ 
ਭਗਤਿ ਭੰਡਾਰ ਲਹਾਇਆ। ” 

-- ਵੰਡ ੪, ਵਾਰ ੩ : ੫ (586) 
ਲਹਾਇਦਾ -- ਲਭਾਉਂਦਾ, ਪਾਪਤ ਕਰਵਾਉਂਦਾ 
“ਹਰਿ ਭਗਤਿ ਭੰਡਾਰ ਲਹਾਇਦਾ ਆਪੇ 
ਵਰਤਾਈ।”” _-- ਗਉ ੪, ੪੬, ੩ : ੩ (166) 
ਲਹਾਈ -- ਲਭਾਈ, ਪਾਪਤ ਕਰਾਈ 

-- ਵਡ ੪, ਵਾਰ ੧੩ : ੫ (591) 
ਹੋਰ ਰੂਪ -- ਲਹਾਈਐ -- 

"ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ 
ਸਤਿਗੁਰਿ ਵਸਤੁ ਲਹਾਈਐ। ” (ਲਭਾਈ ਹੈ) 

- - ਬਸੰ ੪, ੬; 2 : ੨ (1179) 
ਲਹਾਏ -- ਲਭਾਉਂਦਾ ਹੈ 
“ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੌ ਗੁਰਮੁਖਿ 
ਕਰੇ ਹਰੇ।” -- ਬਿਹਾ ੪, ਵਾਰ ੯ : ੩ (552) 
ਲਹਾਸਾ =- ਲਹਿੰਦੀ ਹੈ, ਮੁਕਦੀ ਹੈ 
“ਮੇਰੇ ਮਨ ਹਰਿ ਸੇਵਹਿਿ ਸੁਖਦਾਤਾ ਸੁਆਮੀ ਜਿਸੁ 
ਸੇਵਿਐ ਸਭ ਭੁਖ ਲੰਹਾਸਾ। ” 

, =- ਐੱਡੋ ੪, ੨. ੧ : ੩ (860) 
ਲਹਾਤੀ -- ਉਤਰਦੇ ਹਨ ਰ 
"ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ 
ਸਭਿ ਕਿਲਵਿਖ ਪਾਪ ਲਹਾੜੀ। ” 

-- ਸਿਰੀ ੪, ਵਾਰ ੧੩ : ੨ (88) 
ਲਹਾਨ -- ਲਹਿ ਜਾਂਦੇ ਹਨ, ਉਤਰ ਜਾਂਦੇ ਹਨ 
“ਜਸੁ ਗਾਵਤ ਪਾਪ ਲਹਾਨ। ` 


-- ਕਾਨ ੪. ੧੨, ੧” : ੨ (1298) 
ਲਹਾਵਣਿਆ -- ਲਹਿ ਜਾਂਦੀ ਭਾਵ ਤ੍ਰਿਪਤ ਹੋ 
ਜਾਂਦੀ ਹੈ 


“ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ 
ਪੀਤਾ ਤਿਸੁ ਤਿਖਾ ਲਹਾਵਣਿਆ।” 
-- ਮਾਝ ੩. ਅਸ ੧੦, ੧ : ੩ (114) 
ਲਹਿ -- 1. ਉਤਰ ਜਾਣਾ, ਮੁਕ ਜਾਣਾ 
“ਹਰਿ- ਹਰਿ ਨਾਮੁ ਜਪਹੁ ਮਨ ਮੇਰੇ ਜਿਤੂ ਦਾਲਦੁ 
ਦੁਖ ਭੁਖ ਸਭ ਲਹਿ ਜਾਤੀ। ” 
` -- ਸਿਰੀ ੪, ਵਾਰ ੧੩ : ੩ (86) 




















ਲਹਿਆ 





2. ਲਖ ਕੇ, ਸਮਝ ਕੇ, ਪਾ ਕੇ 
“ਤਉ ਅਲਹ ਲਹੈ ਲਹਿ ਚਰਨ ਸਮਾਵੈ । ” 
-- ਗਉਂ ਕਬ, ਬਾਅ ੩੬ : ੪ (342) 
“ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ 
ਸਕਹਿ ਅੰਤੁ ਮਾਤੀ। ” 

- ਧਨਾਂ ੪, ੫, ੨ : ੧ (66) 

3. ਲਭ ਕੇ ਰ 
“ਚਉਦਸਿ ਚਉਥੇ ਥਾਵਹਿ ਲਹਿ ਪਾਵੈ।” 
-- ਬਿਲਾ ੧, ਥਿਤੀ ੧੮ : ੧ (840) 
"ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ 
ਕੁਮਿਆ ਲਹਿ ਨ ਸਕਾਈਐ।`” (ਲਭ) 

-- ਬਸੰ ੪, ੬, ੨ : ੧(1179) 

4. ਪਾਪਤ. ਕਰਦੇ ਹਨ 
ਇਕੁ ਸੰਨ ਦੁਗਣ ਜੁ ਤਉ ਹੋਂ ਜਾਂ ਸੁਮੰਕ 
ਮਾਨਵਹਿ ਲਹਿ। ” 
-- ਸਵ ੩, ੧੪ : ੫ (1395) 
ਕਰਦਾ ਹੈ) _`_ 
ਲਹਿਓ -- ।. ਉਤਰਿਆ ੍ 
“ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ 
ਸੁਖੁ ਪਾਇਓ। ” 

-- ਗਉ ੫. ੧੨੩”, ੨ : ੧ (207) 

2. ਲਭਿਆ 
“ਕੋਟਿ ਮਧੇ ਕਿਨੈ ਗੁਰਮੁਖਿ ਲਹਿਓ। ” 

-- ਗਉ ੫. ਅਸ ੧੩. ੩ : ੨ (241). 
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ 
ਬਿਸਾਮ ਕਉ।” (ਲਭਾ) 

<- ਰਾਜ਼ ਬੰ, 20, 2 ; 2 (1208) 

“ਹਰਿ ਕਾ ਨਾਮੁ ਲਹਿਓ ਮੈ ਲਾਹਾ।” 

- ਗੂਜ ਕਬ, ੨, ੩ : ੨ (524) 
ਲਹਿਆ -- ।. ਲਖਿਆ, ਲਭਿਆ, ਸਮਝਿਆ 
“ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ। ” 

-- ਮਾਝ ੫, ੧2, ੪ : 2 ੧97) 
“ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ। ” 

-- ਰਾਮ ੩. ਵਾਰ ਦਸ, ੫, ੧ : ੮ (861) 
2. ਲਥਾ, ਦੁਰ ਹੋਇਆ 
"ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ 


2090 





ਲਹੀ 
ਦਰਸਨੁ ਪਾਇਆ।” 
-- ਗਉਂ ੫. ਛੰਤ ੨, ੪ : ੩ (248) 
ਜੋ ਸੁਖ ਸਾਚਾਂ ਲਰਿਆ।” 
-- ਸੋਰ ੫, ੫੨, ੧ : ੪ (621) 
ਲਹੀ - । - ਲਭੀ, ਲਭ ਪਈ 
“ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ 
ਵਸਤੁ ਲਹੀ ਮਨ ਜਾਗੇ।”” 
- ਗਉ ੪, ੬੨, ੩:੨ (172) 
2. ਪਕੜੀ, ਲਈ ਰ ਰ 


“ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ 
ਕੀ ਓਟ ਲਹੀ। `` 
- ਅਸ ੧. ੨੨, ੪ : ੨ (356) 
3. ਉਤਰ ਗਈ, ਦੂਰ ਹੋਈ. 
“ਨਿਰਭਉ ਭਏ ਪਰਾਨ ਚਿੰਤਾ ਸਗਲ ਲਰੀ। ” 
- ਆਸਾ ੫. ੯, ੧ : 2 (458) 
ਰੀ 
"ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ 
`ਤੇ ਲਹੀ।”` 
- ਗੂਜ ੫, ੧੪, ੧” 
- ਪ੍ਰਾਪਤ ਕੀਤਾ, ਲਿਆ 
“ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ 
_ ਨਿਧਿ ਲਹੀ।” 


: ਦੇ (499) 


੭ 


- ਗੂਜ ੫. ੨੬, ੨ : ੨ (501) 


ਹੋਰ ਰੂਪ -- ਲਹੀਅੰ -- 
ਗੁਰ ਸੇਵਾ ਕਰਿ ਫਲੁ ਲਹੀਅੰ।” (ਪ੍ਰਾਪਤ 
ਕੀਤਾ) -- ਸਵ ੪. ਗਯੰ ੧ : ੧੫ (1401) 
ਲਹੀਅਹਿ -- ਪਾਇਆ ਜਾਣਾ, ਲਭਣਾ 
“ਤਿਨਰ ਸੋਕੂ ਨਹੁ ਹੂਐ ਤਿਨਰ ਸੇ ਅੰਤੁ ਨ 
ਲਹੀਅਹਿ।” _ -- ਸਵ ੩, ੧੧ : ੨ (1394) 
ਲਹੀਆ -- ਪਾਇਆ, ਲਖਿਆ, ਜਾਣਿਆ, 
ਸਮਝਿਆ 


'“ਈਸਰੁ ਬ੍ਰਹਮਾ ਸੇਵਦੇ ਅੰਤ ਤਿਨੀ ਨ ਲਹੀਆ।” | 


_ - ਗੂਜ ੩, ਵਾਰ ੧੯ : ੩ (516) 
2. ਪ੍ਰਾਪਤ ਕੀਤਾ _ 
_ “ਨਿਜ ਘਰਿ ਧਾਰ ਚੂਐ ਅਤਿ ਨਿਰਮਲ ਜਨਿ 





ਪੀਆ ਤਿਨਹੀ ਸੁਖੁ ਲਹੀਆ। ” 


-- ਸ਼ਿਲਾ ੪, ਅਸ ੩, ੬ : ੨ (835) 


“ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ 
ਮਲੁ ਲਹੀਆ। ” 
- ਕਾਨ ੪, ੧. ੩ : ੧ (1294) 
ਲਹੀਐ -- ।. ਪ੍ਰਾਪਤ ਕਰੀਏ, ਪ੍ਰਾਪਤ ਕਰੀਦਾ ਹੈ 
“ਮਨ ਕੀ ਦੁਬਿਧਾ ਬ਼ਿਨਸਿ ਜਾਇ ਹਰਿ ਪਰਮ ਪਦੁ 
ਲਹੀਐ।`` _-- ਗਉ ੪. ੫੨, ੧ : ੨ (166) 
ਮੁਕਿਹਿ।” (ਧਿਆਨ ਪ੍ਰਾਪਤ ਹੁੰਦਾ ਭਾਵ ਲਗ 
ਜਾਂਦਾ ਹੈ) -- ਸਵ ੩. ੧੪ : ੩ (1394) 
2. ਲਭਦਾ ਹੈ, ਲਖਿਆ ਜਾਂਦਾ ਹੈ, ਲਭੀਦਾ ਹੈ 
ਦਸ ਰਖ ਗੁਰਮੁਖਿ ਸਜ ਲਰੀਐ।” 
-- ਆਸਾ ੧, ੧੫, ੩ : ੨. (353) 
“ਇਕ ਬਸਤੁ ਅਗੋਚਰ ਲਹੀਐ।” 
-- ਸੋਰ ਕਬ, ੭, ੨ : ੨ (655) 
ਲਹੀਜੈ -- ਪਾਪਤ ਕਰੇ ਰ 
“ਅੰਤਰਿ ਚੋਰੁ ਕਿਉ ਸਾਦੁ ਲਹੀਜੈ। ” 
-- ਰਾਮ ੧, ਅਸ ੫. ੪: ੨ (905) 
ਲਹੁ -- ।. ਲਵੇ 


ਸੋਇ।” - ਸਿਰੀ ੩, ੪੪, ੩ : ੨ (30) 
2. ਪ੍ਰਾਪਤ ਕਰੋ _ .---. 
"ਮਨਹਿ ਨਿਧਾਨੁ ਲਹੂ ਹਾਂ।” 


- ਆਸਾ ੫, ੧੬੦, ੧“ : ੪ (410) 
ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ। ” 
- ਗੂਜ ੫, ਵਾਰ ੧੨ : ੪ (52।) 
. ਲਖ, ਸਮਝੋ, ਲੋ 
ਰਿ 
ਹਰਿ ਹਰਿ ਨਾਮ ਧਿਆਈ। ” ਰ੍ 
-- ਧਨਾ ੪, ੮, ੧ : ੧ (669) 
77੮੨ ਕੇ ਚਰਨ ਧੋਇ ਧੋਇ ਪੁਜਹੁ ਇਨ 
ਬਿਧਿ ਮੇਰਾ ਹਰਿ ਪ੍ਰਭ ਲਹੁ ਰੇ।” (ਲਕੋ ) 
-- ਕੈਦਾ ੪, ੨, ੧": ੨(1।18) 
ਲਹੁਰੀ -- ਫ਼ੋਟੀ ਰ 
"ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ 





ਟਰਿਓ।`` -- ਆਸਾ ਕਬ, ੩੨. ੨ : ੧ (483) 
ਲਹੁਰੀਆ -- ਛੋਟੀ, ਨਿਕੜੀ 
“ਰਾਮ ਬਡੇ ਮੈ ਤਨਕ ਲਹੁਰੀਆ। ” 
-- ਆਸਾ ਕਬ, ੨੦, ੧” 
ਲਹੁੜਾ -- ਛੋਟਾ, ਨਿਕਾ (ਮੁੰਡਾ) 
“ਇਹੁ ਲਹੁੜਾ ਗੁਰੂ ਉਬਾਰਿਆ।” 
-- ਸੋਰ ੫. ੪੩. ੧: 2 ੨ (6271 
ਲਹੁੜੇ -- ਨਿੱਕੇ, ਛੋਟੇ 
“ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ 
ਪਾਲਿ।” ਰ੍ 


: 2 (483) 


-- ਰਾਮ ੫. ਵੀਰ ਤਸ, ੫. ੧ : ੩ (957) 


ਲਹੇ -- ।. ਪਾਪਤ ਕੀਤੇ, ਲਏ 
“ਗੁਰ ਕੈ ਬਚਨਿ ਪਦਾਰਥ ਲਹੇ। ” 
- ਗਉ ੫. ਸੁਖ ੧੬, ੮ : ੪ (273) 
ਲਹੇ। ` __-- ਆਸਾ ੫. ੧੪੨, ੩ : ੧ (406) 
2. ਲਥੇ, ਉਤਰੇ 
“ਕੋਟਿ ਜਨਮ ਕੇ ਪਾਪ ਲਹੇ। ” 
-- ਆਸਾ ੫, ੬੬, ੩ : ੨ (3੧7) 
3. ਲਭਦਾ ਹੈ 
ਵਡਭਾਗਿ ਲਹੇ । ` 
-- ਬਿਲਾ ੫, ੧੦੩, ੨ : ੧ (825) 
ਲਹੈ -- ।. ਲਭਦੀ, ਮਿਲਦੀ 
“ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ।” 
-- ਸਿਰੀ ੧, ੧੩, ੧“ : ੨ (19) 
2. ਪ੍ਰਾਪਤ ਕਰਦਾ 
ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰ ਭੇਟੈ ਜਿਸੁ 
ਆਇ।”” -- ਸਿਰੀ ੩. ੫੫, ੪ : ੨ (35) 
"ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ 
ਠਾਉ।” ਰ੍ 
-- ਵਡ ੧. ਅਲਾ ੫, ੧ : ੩ (੨81) 
''ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ। ` 
(ਪਾਉਂਦਾ ਹੈ) 
-- ਆਸਾ ੧. ਵਾਰ ੨੦ਸ, ੧. ੧ : ੪ (473) 
“ਜਮਪਰਿ ਬਾਧੋ ਲਹੈ ਸਜਾਈ। ” (ਪਾਉਂਦਾ ਹੈ) 


-- ਰਾਮ ੧, ਅਸ ੬. ੫ : ੩ (900) 


209] 





੮ 





ਗਰ 












3. ਲੈਂਦਾ ਹੈ, ਮਾਣਢਾ ਹੈ 


“ਪਤਿ ਕੇ ਸਾਦ ਖਾਦਾਂ ਲਹੈ ਦਾਨਾ ਕੈ ਸਿਰਿ 
ਦ੍ਰਾਲੀ॥” 
-- ਮਾਝ ੧, ਵਾਰ ੨੨ਸ, ੧, ੧ : ੩ (147) 
4. ਉਤਰਦੀ, ਮੁਕਦੀ 


"ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਗੁਖ। ” 
-- ਮਾਝ ੧, ਵਾਰ ੨੩ਸ, ੧,੧:੧(146). 
“ਲਹੈ ਭਰਾਤਿ ਹੋਵੈ ਜਿਸੁ ਦਾਤਿ।” 
- ਮਾਝ ੧, ਵਾਰ ੨੭ਸ, ੧, ੨ : ੭ (150) 
"ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ 
ਜਾਇ।”” (ਉਤਰੇ) 
-- ਆਸਾਂ ੩, ਅਸ ੩੧. ੧" 
5. ਲਖੈ, ਸਮਝੇ 
ਤਉ ਅਲਹ ਲਹੈ ਲਹਿ ਚਰਨ ਸਮਾਵੈ । ” 
- ਗਉ ਕਬ, ਬਾਅ ੩੬ : ੪ (342) 
"ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਬੂ ਰੀ 
ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ।`” 
-- ਧਨਾ ਭ੍ਰਿਲੋ, ੧, ੩ : ੧ (695) 
“ਸਤਿਗੁਰੁ ਸੇਵੇ ਤਾ ਨਾਮੁ ਲਹੈ। ”” 
-- ਮਲਾਂ ੩, ੧੩. ੧ : ੨ (1262) 
0, ਲਭ ਲੈਂਦਾ ਹੈ 
“ਗੁਰਮੁਖਿ ਖੋਜਿ ਲਹੈ ਘਰੁ ਆਪੇ। ” 
-- ਆਸਾ ੧, ਅਸ ੮, ੧ : ੪ (415) 
“ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ 
ਲਾਇ।”” (ਲਭੇ) 
-- ਰਾਮ ੧, ਓਅੰ ੫੩ : ੨ (936) 
ਲਹੈਗੀ -- ਪ੍ਰਾਪਤ ਕਰੇਗੀ 
“ਅੰਤ ਕੀ ਬਾਰ ਲਹੈਗੀ ਨ ਆਦਢੈ । ” 
-- ਆਸਾ ਕਬ, ੩੪. ੧" : 
ਲਹੋ -- ਲਭਿਆ, ਪ੍ਰਾਪਤ ਕੀਤਾ 
“ਲਾਲ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ 
ਲਹੋ। ` - ਸਾਰ ੫, ੩, ੧" : ੨ (1203) 
ਲਹੋਗੀਆ -- ਲਥਾ, ਉਤਰਿਆ, ਲਹਿ ਗਿਆ 
ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ। ` 
-- ਕਾਨ ੪, ਵਾਰ ੧ : ੫ (1313) 
ਲੰਕ - ਇਕ ਨਗਰੀ ਜਿਥੋਂ ਦਾ ਰਾਜਾ ਰਾਵਨ ਸੀ 


: ੨ .(427) 


੨ (4੧4) 


ਲਕਰੀ 


ਹਰ 





“ਰੋਵੈ ਦਹਸਿਰੁ ਲੰਕ ਗਵਾਇ।” 
- ਰਾਮ ੩, ਵਾਰ ੧੪ਸ, ੧. ੧ : ੭ (954) 
ਲਕਰੀ -- ਲਕੜੀ 
“ਹਾਡ ਜਲੇ ਜੈਸੇ ਲਕਰੀ ਕਾ ਤੂਲਾ। ” 
ਰ੍ - ਗੋਂਡ ਕਬ, ੨, ੨ : ੧ (870) 
ਲਕੜੀ -- ।. ਕਾਨ ਵਾਲੇ, ਡੰਡਧਾਰੀ 
_ਕੀਨੀ। ” __-- ਆਸਾ ੧, ੩੩, ੪ : ੧ (358) 
- ਆਸਾਂ ੧. ਵਾਰ ੧੮ਸ, ੧, ੧ : ੨ (472) 
ਲੰਕਾ -- ਇਕ ਨਗਰੀ, (ਦੇਸ) ਜਿਸ ਦੇ ਰਾਜੇ 
ਰਾਵਨ ਨੇ ਬਨ ਵਿਚੋਂ ਛਲ ਨਾਲ `ਸੀਤਾ” 
ਨੂੰ ਚੁੱਕ ਲਿਆਂਦਾ ਸੀ 
'ਸੋਇਨ ਲੰਕਾ ਸੋਇਨ ਮਾੜੀ ਸੰਧੈ ਕਿਸੈ ਨ ਕੈਰੀ।” 
-- ਗਉ ੧, ੧੩. ੫ : ੩ (1੨5) 
ਲਕੀ -- ਲਕ ਨਾਲ 
“ਲਕੀ ਕਾਸੇ ਹਥੀ ਫੁੰਮਣ ਅਗੇ ਪਿਛੀ ਜਾਹੀ।” 
-- ਮਾਂਝ ੧, ਵਾਰ ੨੬ਸ, ੧, ੧ : ੯ (।498) 
ਲਕੁ -- ਕਮਰ , ਲਕ 
“ਜੋ ਉਬਰੇ ਸੇ ਬੰਧਿ ਲਕੁ ਖਰੇ।” 
-- ਗਉ ੫, ੭੮, ੧: ੨ (178) 


ਲਕੁਟੀ -- ਲਕੜ, ਸੋਟੀ 
"ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ।” 
- ਸੂਹੀ ੧, ਅਸ ੫, ੧੯ : ੧ (752) | 


ਲੰਕੂਰੁ - ਪੂਛ, ਦੁੰਮ 
“ਹਣਵੰਤੁ ਜਾਗੈ ਧਰਿ ਲੰਗੂਗੁ। 
- ਬਸੰ ਕਬ, ੨, ੨ : ੨ (1193) 
ਲਖ -- ਗਿਣਤੀ ਦੀ ਇਕ ਇਕਾਈ, ਭਾਵ ਅਨੇਕ, 
ਬਹੁਤ ਸਾਰੇ, ਬੇਅੰਤ 
“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ 


ਨਾਲਿ।” - ਜਪੁ ੧, ੧:੪(1) 
ਭਾਉ।”” - ਸਿਰੀ ੧, ੨, ੪ : ੧(15) 


`ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ | 


ਹਰਿ ਆਇ।” (ਸਾਰੀਆਂ ਜੂਨਾਂ ਦੇ ਜੀਵ) 

















- ਸਿਰੀ ੩, ੩੯, ੪ : ੨ (29) 
"ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ 
ਭਾਇ।” (ਚਉਰਾਸੀ ਲਖ ਜੂਨਾਂ) 

- ਸਿਰੀ ੩, ੪੭, ੨ : ੧(31) 

"ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ 
ਕਰੇਇ।” (ਬੇਅੰਤ) 

- ਸਿਰੀ ੫, ੭੬, ੨ : ੧ (44) 
ਲਖਉ -- ਲਖਦਾ, ਜਾਣਦਾ, ਪਛਾਣਦਾ 

"ਮਾਈ ਮੈ ਕਿਹਿ ਬਿਧਿ ਲਖਉਂ ਗੁਸਾਈ। ” 

- ਸੋਰ ੯, ੬, ੧” : ੧ (632) 
ਲਖਏਈਆ -- ਸਮਝ ਆ ਗਿਆ, ਲਖਿਆ ਗਿਆ, 
ਜਾਣਿਆ ਗਿਆ 

"ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ 
ਅਲਖੁ ਲਖਈਆ। ” 

- ਬਿਲਾ ੪, ਅਸ ੧, ੮ : ੧ (833) 
ਲਖਸਿ -- ਪਛਾਣਦਾ, ਲਖਦਾ 
“ਭਖਸਿ ਸਿਬਾਲੂ ਬਸਸਿ ਨਿਰਮਲ ਜਲ ਅੰਮ੍ਰਿਤੁ ਨ 
ਲਖਸਿ ਰੇ।”` -- ਮਾਰੂ ੧. ੪. ੧” : ੨ (990) 
ਲਖਹੁ`-- ।. ਜਾਣ ਸਕਨਾ, ਸਮਝ ਸਕਨਾ 
“ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ 
ਗਤਿ ਕਿਨਿ ਲਖਹੁ। ” 
ਕੀ 
2. ਲਖਾਂ (ਜੀਵਾਂ) ਤੋਂ 





``ਇਕਹੁ ਜਿ ਲਾਖੁ ਲਖਹੁ ਅਲਖ ਹੈ ਇਕੁ ਇਕੁ 
ਕਰਿ ਵਰਨਿਅਉ।” 
-- ਸੇਵੇ ੩, ਜਾਲ ੧2 : ੫ (1394) 
। ਲਖਣ -- ।. ਲਗਨ, ਭਾਗ 


"ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ 
ਪ੍ਰਭਿ ਕੀਨੇ।” -- ਸੋਰ ੫, ੩੭. ੧ : ੧ (618) 
"ਹੋਵੈ ਪਰਵਾਣਾ ਕਰਹਿ ਧਿਬਾਣਾ ਕਲਿ ਲਖਣ 
_ ਵੀਚਾਰਿ।” 

- ਰਾਮ ੧, ਅਸ ੧, ੧“ 

ਲਖਣਾ -- ਸਮਝਿਆ, ਜਾਣਿਆ 
"ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ 

ਲਖਣਾ ਜਾਈ ਰੇ।” 

-- ਗੋਉ ੧, ੧੬, ੧" 


# 010 


: =ਵੰ (126) 


<< 


2093 





ਲਖਣੇ ਲਖਾਹ? 
ਲਖਣੇ -- ਜਾਣੇ, ਸਮਝੇ (ਪ੍ਰਗਟ ਕਰਕੇ, ਵਿਖਾ ਕੇ) - 
“ਤਾ ਕੋ ਰੂਪ ਨ ਜਾਹੀ ਲਖਣੇ ਕਿਆ ਕਰਿ-ਆਖਿ - ਰਾਮ ੩, ਵਾਰ ੧ਪਸ, ੨, ੧ : ੨ (954) 


ਵੀਚਾਰੀ। 
- ਆਸਾ ੫, ਅਸ ੨੩, ੨ : ੨ (423) 
ਲਖਨ -- ਲਫਣਾਂ, ਨਿਸਾਣੀਆਂ 
“ਕਹੁ ਕਬੀਰ ਹਮ ਐਸੇ ਲਖਨ। ” 

-- ਗੋਂਡ ਕਬ, ੧੦, ੪ : ੩ (873) 
ਲਖਨੀ -- ਜਾਣਿਆ; ਸਮਝਿਆ, ਲਖਿਆ 
“ਪਭ ਮੇਰਾ ਬੇਅੰਤ ਹੈ ਅੰਤੁ ਕਿਨੈ ਨ ਲਖਨੀ। ” 

(ਭਾਵ ਪਾਇਆ) 
ਰ੍ - ਸੂਹੀ ੩, ਵਾਰ ੧੮ : ੩ (791) 
_ਲਖਨੂ -- ਜਾਣਿਆ, ਸਮਝਿਆ 
__ “ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨੁ 
ਨ ਜਾਈ।” -- ਰਾਮ ੧, ਅਸ ੮. ੬ : ੧ (907) 





ਲਖਮਣੁ - ਸੀ ਰਾਮ ਚੰਦਰ ਦਾ ਭਰਾ, ਰਾਜਾ 


ਦਸ਼ਰਥ ਦਾ ਬੇਟਾ 
“ਸੀਤਾ ਲਖਮਣੁ ਵਿਫੁੜਿ ਗਇਆ। ” 


-- ਰਾਮ ੩, ਵਾਰ ੧੪ਸ, ੧, ੧ : ੬ (953) 


ਲਖਮੀ -- 1. (ਸੰ. ਕਫਸੀ) ਮਾਇਆ, ਧਨ ਦੌਲਤ 


“ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ 
ਲਹਰੇ।? _ -- ਗਉ ੫, ੧੬੨”, ੨ : ੧ (215) 
“ਲਖਮੀ ਤੋਟਿ ਨ ਆਵਈ ਖਾਇ ਖਰਚ ਰਹੰਦਾ। ” 
- ਮਾਰੂ ੫, ਵਾਰ ੭ : ੩ (096) 

2. ਪ੍ਰਤਾਪ 
“ਮੁਕੰਦ ਮਨੌਹਰ- ਲਖਮੀ ਨਾਰਾਇਣ।” 
- ਮਾਰੂ ੫, ਸੋਲਾ ੧੧, ੬ :੧( 


(1082) 
ਲਖਾਂ, ਅਨੋਕਾਂ, ਬੇਅੰਤ ਰ੍ 


ਲੋਕਾ = ।. 


“ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ 


ਮਾਨੂ।”__ - ਆਸਾਂ ੧, ੩੧, ੧ : ੨ (358) 
2. ਲਖ, ਸਮਝ, ਵੇਖ 
“ਚਲਦਿਆ ਨਾਲਿ ਨ ਚਲਈ ਸਭੁ ਝੂਠ ਦਰਬੁ 
ਲਖਾ। ” -- ਮਾਰੂ ੩, ਵਾਰ ੩ : ੨ (1067) 
ਲਖਾਇ -- ਲਖਾ ਦਿੱਤਾ, ਵਿਖਾ ਦਿੱਤਾ 
“ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ 
ਨਾਮੁ ਲਖਾਇ ਜੀਉ।” 
-- ਆਸਾ ੪. ਛੰਤ ੧੧, ੪ : ੫ (446) 
“ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ । 


ਲਖਾਇਓ -- ਸਮਝਾ ਦਿੱਤਾ, ਵਖਾ ਦਿੱਤਾ 
“ਅਪਰੰਪਰੋ ਪਾਰਬ੍ਰਹਮ ਸੁਆਮੀ ਹਰਿ ਅਲਖ ਗੁਰੂ 
ਲਖਾਇਓ। ” -- ਮਾਲੀ ੪, ੩, ੧" : ੨ (985) 
ਲਖਾਇਆ -- ਲਖਾ ਦਿੱਤਾ, ਸਮਝਾ ਦਿੱਤਾ 
“ਸਾਚ ਮਹਲਿ ਗੁਰਿ ਅਲਖੁ ਲਖਾਇਆ। ” 
-- ਗਉ ੧, ਅਸ ੧੫. ੮ : ੧ (228) 
ਲਖਾਇਦਾ -- ਸਮਝਾਉਂਦਾ 
“ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ . 
ਲਖਾਇਦਾ। `” ਰ ਰ੍ 
-_ = ਮਾਰੂ ੧, ਸੋਲਾ ੧੩, ੩ : ੩ (1033) 
ਲਖਾਈ -- ਸਮਝਾ, ਵਿਖਾ 
ਦਿਤਾ ਲਖਾਈ। ” 
- ਸੁਹੀ ੩, ਅਸ ੨, ੩ : ੩ (754) 
“ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ 
_ ਸਬਦਿ ਲਖਾਈ ਹੇ।” (ਸਮਝ ਆਉਂਦੀ ਹੈ) 
- ਮਾਰੂ ੧, ਸੋਲਾ ੫, ੧੨ : ੩ (1025) 
। ਲਖਾਈਐ -- ਸਮਝਾਈਏ 
"ਗੁਰਮਤਿ ਅਲਖੁ ਲਖਾਈਐ ਉਤਮ ਮਤਿ 
ਤਰਾਹਿ।” 
- ਮਾਰੂ ੩, ਵਾਰ ੧੯ਸ, ੧, ੧: ੬ (1093) 
ਲਖਾਏ -- ਸਮਝਾ ਦੇ=ਾ, ਸੋਝੀ ਕਰਾ ਦੇਣੀ 
ਸਤਿਗੁਰੁ ਅਲਖ ਲਖਾਏ ਰਾਮ।” __ 
` = ਬਿਹਾ ੪, ਛੰਤ ੩ ੨ : ੨. (539) 
ਲਖਾਹਾ -- ਸਮਝ ਜਾਂਦਾ ਹੈ 
“ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ 
ਅਲਖੁ ਲਖਾਹਾ ਹੇ।” 
- ਮਾਰੂ ੩, ਸੋਲਾਂ ੧੦, ੧੦ : ੩ (1053) ਰ 
ਲਖਾਹਿ -- ਪ੍ਗਟ ਕਰ ਆਉਣਾ, ਵਿਖਾ ਆਉਣਾ 
“ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ 
_ਸਗਵਾ ਭੀ ਆਪੁ ਲਖਾਹਿ।” 
._ _ - ਬਿਲਾ ੪, ਵਾਰ ੮ : ੩ (852) 
ਲਖਾਹ3 -- ਵਿਖਾ ਦਿੰਦਾ ਹੈ, ਸਮਝਾ ਦਿੰਦਾ ਹੈ 
ਹਿਤ ਹੀ 











ਲਖਾਯਉਂ 
ਪੂਰਾ ਅਲਖੁ ਲਖਾਹਤ ਜੀਉ।” 
-- ਗਉ ੪, ੬੭,੧: ੨ (173) 
ਲਖਾਯਉਂ -- ਸਮਝਾਇਆ ਹੈ 
“ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ 
ਲਖਾਯਉ। ` -- ਸਵ ੫. ਕਲ ੮ : ੧ (1408) 
ਲਖਾਰੀ -- ਲਖ ਲਿਆ, ਜਾਣ ਲਿਆ 
"ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ 
ਲਖਾਰੀ।`` _ - ਸਾਰ ੪, ੨, ੨ : ੨ (1198) 
ਲਖਾਰੇ -- ਸਮਝਿਆ (ਲਖਿਆ) ਜਾਂਦਾ ਹੈ 
`'ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ।” 
- ਗਉ ੪, ਵਾਰ ੧੪ : ੫ (306) 
"ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ 
ਹਰਿ ਅਲਖੁ ਲਖਾਰੇ।” (ਸਮਝਾ ਦਿਤਾ) 
- ਵਣ ੪, ਵਾਰ ੮ :੫ (589) 
"ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ 
ਨਾਹਿ। __ -- ਸਲੋ ਕਬ, ੨੩੪ : ੨ (1377) 
ਲਖਾਵਹੁ -- ਦਿਖਾਵੇ 
"ਜਣੀ ਲਖਾਵਰੁ ਅਸੰਤ ਪਾਪੀਸਣਿ।” 
-- ਆਸਾਂ ਰਵਿ, ੨, ੩ : ੨ (446) 
ਲਖਾਵਹੇ -- ਦਸੇ, ਜਤਾਵੇ ਰ 
“ਹੇਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ 
ਲਖਾਵਹੇ । ” 





- ਆਸਾ ੩, ਛੰਤ ੭, ੭ : ੩ (441) 
ਲਖਾਵਣਿਆ -- ਸਮਝਾਣਾ 
“ਸਦਾ ਮੁਕਤੁ ਜਿ ਜਿਤ 
ਲਖਾਵਣਿਆ। ” 

- ਮਾਂਝ ੩, ਅਸ ੨੭, ੪ : ੩ (125) 
ਲਖਾਵੀਐ -- ਸਮਝ ਸਕੀਦਾ ਹੈ 
“ਅਗਮ ਅਗੋਚਰ ਨ ਜਾਈ ਹਰਿ ਲਖਿਆ ਗੁਰੁ 
ਪੂਰਾ ਮਿਲੈ ਲਖਾਵੀਐ ਰੇ।” 

- ਕੇਦਾ ੪, ੧, ੧: ੨ (16) 

ਲਖਾਵੈ -- ਜਣਾਉਂਦਾ, ਸੁਝਾਉਂਦਾ ਰ੍ 
“ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ 
ਸੋਇ।” - ਸੋਰ ੪, ੨, ੩ : ੩ (605) 
ਲਖਾਵੈਗੋ -- ਸਮਝਿਆ ਜਾ ਸਕਦਾ ਹੈ 


"ਗੁਰਮੁਖਿ ਏਕੋ ਏਕ ਪਛਾਤਾ ਗੁਰਮੁਖਿ ਹੋਇ 


2094 











ਲਖੀਐ 





ਲਖਾਵੈਗੋ।” 
- ਕਾਨ ੪, ਅਸ ੪8, ੫ : ੧ (1310) 
ਲਖਿ -- ।. ਜਾਣ ਕੇ 
“ਸੋਈ ਲਖਿ ਮੇਟਣਾ ਨ ਹੋਈ।” 
ਰ੍ - ਗਉ ਕਬ, ਬਾਅ ੬ : ੪ (340) 
2. ਵੇਖ ਰ੍ 
“ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ।” 
- ਮਾਰੂ ੫, ਵਾਰ ੧੭ਸ, ੫, ੩ : ੨ (1100) 
ਲਖਿਓ -- ਜਾਣਿਆ, ਸਮਝਿਆ 
“ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ 
ਲਖਿਓ ਨ ਜਾਈ।” 
-- ਗਉਂ ੯, ੨, ੧": 
ਲਖਿਆ -- ਜਾਣਿਆਂ, ਸਮਝਿਆ ਰ 
"ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ 
'ਜਾਇ।” - ਸਿਰੀ ੩, ੬੦, ੧ : ੨ (37) 
ਲਖਿਮੀ -- ।. ਵਿਸ਼ਨੂੰ ਦੀ ਪਤਨੀ, ਵੇਖੋ'ਲਖਮੀ` 
ਰ੍ (2) 
_'ਲਖਿਮੀ ਬਰ ਸਿਉ ਜਉ ਲਿਉ ਲਾਵੈ।”” 
- ਗਉ ਕਬ, ਬਾਅ ੪੩ : ੩ (342) 
ਦੇਵ ਕੁਲੀ ਲਥਿਮੀ ਕਉ ਕਰਹਿ ਜੈਕਾਰੂ। ” 
-- ਭੈਰ ੩, ਅਸ ੧, ੧੧ : ੧(1154) 
2. ਮਾਇਆ ਰ 
“ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ 
ਭਾਤਿ। ” 
- ਆਸਾ ੫, ਛੰਤ ੫, ੩ : ੨ (456) 
''ਲਖਿਮੀ ਕੇਤਕ ਗਨੀ ਨਾ ਜਾਈਐ ਗਨਿ ਨ 
ਸਕਉ ਸੀਕਾ।” 
 ਗੂਜ ੫, ਅਸ ੧, ੫ : ੨ (507). 


ਦੇ (219) 


ਲਖੀ -- ।. ਜਾਣੀ, ਸਮਝੀ 


"'ਲਖੀ ਨ ਜਾਈ ਨਾਨਕ ਲੀਲਾ।” 

ਰ੍ ` ਹਉਂ ੫, ਬਾਅ੧ : ਦ (230) 
2. ਲਖਾਂ ਹੀ 

`ਲਖ ਲਸਕਰ ਲਖ ਵਾਜੇ ਨੇਜੇ ਲਬੀ ਘੋੜੀ 

ਪਤਿਸਾਹ।” 

` ਮੱਲਾਂ ੧, ਵਾਰ ੨੧ੋਸ, ੧. ੪ : ੨ (1287) 
ਲਖੀਐ -- ਜਾਣੀਐ, ਸਮਝੀਐ ਰ 
"ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ 


ਲਖੁ 


ਪੂਰਾ ਅਲਖੁ ਲਖਾਹੀ ਜੀਉ।” 
-- ਗਉ ੪, ੬੭, ੧ ! ੨ (173) 





ਲਖੁ -- ਅਨੇਕ 
“ਲਖੁ ਲਖੁ ਗੇੜਾ ਆਖੀਐ ਏਕੁ ਨਾਮੁ ਜਗਦੀਸ। ” 
<-ਜੀਹੂ%, ਫੋ2 : 2 (7) 
ਖੜੀਆ।” (ਬਹੁਤ ਸਾਰੀਆਂ) 
-- ਆਸਾ ੧, ਅਸ ੧੧, ੩ : ੧ (417) 
ਲਖੇ -- ਸਮਝਦਾ, ਜਾਣਦਾ 
“ਗੁਰ ਕਿਰਪਾ ਤੇ ਕੋ ਲਖੇ।” 
-- ਗਉ ੫, ੧੪੩”, ੩ : ੨ (211) 
ਲਖੇਸਰੀ -- ਲਖਾਂ ਦੀਆਂ ਲੜੀਆਂ (ਸ਼ਬਦਾਰਥ); 
ਸਿਰ ਤੇ ਲਖਾਂ ਹੀ (ਮਹਾਨਕੋਸ਼); 
ਲਖਾਂ ਹੀ (ਦਰਪਣ, ਨਿਰਣੈ) 


“ਬੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ।” | 


-- ਸਲੋ ੧, ੪ : ੧ (1140) 
ਲਥੈ -- ।. ਜਾਣੇ, ਸਮਝੇ 
“ਜਸ ਓਹੁ ਹੈ ਤਸ ਲੱਥੈ ਨ ਕੋਈ।”? 
ਰ੍ -- ਗਉ ਕਬ, ਬਾਅ ੨ : ੪ (340) 
“ਹਿਰਦੈ ਨਾਮੁ ਲੰਥੈ ਜਨੁ ਸਾਚਾ ਗੁਰਮੁਖਿ ਮੰਨਿ | 
ਵਸਾਈ।” (ਵੇਖ ਲਏ, ਸਹੀ ਕਰੇ) 
ਰ `= ਭੈਰ ੩, ੧੬, ੨ : ੧ (1132) 
ਲਖ੍ - ਲਖ ਕੇ, ਵੇਖ ਕੇ, ਤਾੜ ਕੇ ਰ 


ਗਤਿ ਨਵ ਰਿ 


.-ਸਸ੫,੬:੧ (1354) 


ਲਖ੍ਣ -- ਲਛਣ, ਨਿਸ਼ਾਨੀਆਂ 
“ਖਟ ਲਖ੍ਣ ਪੂਰਨ ਪੁਰਖਹ ਨਾਨਕ ਨਾਮ ਸਾਧ 
ਸੂਜਨਹ।” -- ਸਸ ੫, ੪੦ : ੭ (1357) 
ਲਖਾ - ਜਾਣਿਆ 
“ਅਲਖ ਰੂਪ ਜੀਅ ਲਖ੍ਾ ਨ ਜਾਈ।” 
-- ਸਵ ੪, ਗਯੰ ੧ : ੫ (1401) 
-- ਸਸ ੫, ੧੦ : ੪ (1354) 
ਲਗਉ -- 1. ਲਗਾਂ 
“ਪਾਇ ਲਗਉ ਤਜਿ ਮੇਰਾ ਤੇਰੈ।” 
-- ਗਉ ੫, ੮੫, ੨ : ੩ (181) 


2095 





2. ਲਗੇ 
“ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ 
ਜੀਉ ਸਭ ਪਤਿਤ ਪੁਨੀਤਾ ਰਾਮ।” 

0 
4 ਰ 


- ਸਲੋ ਕਬ, ੧੫ : ੨ (1365) 
ਲਗਈ -- ਲਗਦਾ, ਪੋਹੰਦਾ 
“ਜਮਜੰਦਾਰੁ ਨ ਲਗਈ ਇਉ ਭਉਜਲੁ ਤਰੈ 
ਤਰਾਸਿ।” (ਪੋਹੇ) 
--- ਸਿਰੀ ੧, ੨੧, ੨ : ੩ (22) 


_ਲਗਈਆ -- 1. ਲਗੇ ਹੋਏ ਹਨ 


“ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ 
ਤਸਕਰ ਪੰਚਚੋਰ ਲਗਈਆ।” (ਭਾਵ ਲੁਟਦੇ 
_ ਰਹਿੰਦੇ ਹਨ) ਰ 
-- ਬਿਲਾ ੪, ਅਸ ੧, ੨ : ੧ (833) 
2. ਲਗਦਾ ਹੈ ਰ੍ 
“ਅੰਤਰਿ ਪਿਆਸ ਉਠੀ ਪ੍ਰਭ ਕੇਰੀਂ ਸੁਣਿ ਗੁਰ 
ਬਚਨ ਮਨਿ ਤੀਰ ਲਗਈਆ। ” 
-- ਬਿਲਾ ੪, ਅਸ ੮, ੧: ੧ (835) ` 
ਲਗਹ -- ਲਗੀਏ 
“ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ। ” 
-- ਬਿਹਾ ੫, ਛੰਤ ੪, ੨ : ੧ (544) 
“ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ 
ਪੰਥੁ ਬਤਾਇਆ।” (ਪੈਂਦੇ/ਲਗਦੇ `ਹਾਂ) 
੍ -- ਵਡ ੪, ਛੰਤ ੪, ੧ : ੪ (374) 
ਲਗਹਿ -- ।. ਲਗੇ ਹਨ , ॥ 
ਰਿਦੈ ਨਿਹਾਲੂ।” ਰ 
੨ ਨੀ ਵਾਰ 2੭੦ਸ, ੧, 2. : ੨ (147) 
ਜੰਤ ਅਨਾਥ। ” (ਲਗੇ ਹਨ, ਰੂਝੇ ਹਨ/ਜੁਟੇ ਹਨ) 
ਰੂ -- ਗਉ ੫, ਬਾਅ ੩੩ : ੮ (257) 
“ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ 
ਲਗਹਿ ਪਾਇ।” (ਲਗਨ, ਲਗ ਸਕਨ) 
ਰ੍ -- ਗਉ ੪, ਵਾਰ ੨੬ਸ, ੬, ੧ : ੩ (314) 


“ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ 


ਲਗਹੁ 2096 ਲਗੰਨਿ 


ਵਾ (ਕ 











ਗਵਾਰ।” (ਖੁਭਿਆ, ਲਗਾ) ___ । ਲਗਦੀਆ -- ਰੁਚਿਤ ਹੁੰਦੀਆਂ 
- ਬਿਲਾ ੫, ੩੧, ੨ : ੨ (808) | “ਜਿਤੁ ਲਾਇਅਨਿ ਤਿਤੈ ਲਗਦੀਆ ਨਹ 
2. ਲਗਦੇ/ਪੋਂਹਦੇ ਹਨ ਰੂ ਖਿੰਜੋਤਾੜਾ।” ੍ 
“ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ - ਮਾਰੂ ੫, ਵਾਰ ੧੦ : ੬ (1098) 
ਚੀਤਿ ਨ ਆਵੈ।” ਜਾ ਲਗਨਾਂ -- ।. ਰੁਚਿਤ ਹੋਣਾ, ਖਚਿਤ ਹੋਣਾ, ਜੁਟਨਾ 
- ਆਸਾ ੫, ੧੨੦, ੨ : ੧ (401) “ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ। ” 
ਲਗਹੁ -- ।. ਲਗਦਾ - ਗਉ ੫, ੭੮,੪:੩(178) 
"ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ | 2. ਲਗਾ ਹੈ (ਪਿਆਰਾ) 
ਸਤਿਗੁਰਿ ਹੈ ਫਿਟਕਾਰਿਆ। ” “ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ 
- ਗਉ ੪. ਵਾਰ ੩੦ਸ, ੪, ੧ : ੧੨ (316) ਏਕੈ ਨਿਰੰਕਾਰ ਨਾਨਕ ਮਨੁ ਲਗਨਾ। ” 
2. ਜੁੱਟ ਜਾਓ, ਰੁਝ ਜਾਓ -- ਧਨਾਂ ੫, ੩੦, ੨ : ੨ (679) 
“ਸੰਤ ਸਭਾ ਕੀ ਲਗਹੂ ਸੇਵ ।” ਲਗਨਿ -- ਲਗਦੇ ਹਨ 
- ਬਸੰ ੫, ੯, ੩ :੪ (1182) “ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ।” 
ਲਗਣੰ - ਲਗਦਾ ਹੈ, ਪੈਂਦਾ ਹੈ (ਭਾਵ ਪੈਂਦੇ ਹਨ) 
“'ਤਥ ਲਗਣੰ ਪ੍ਰੇਮ ਨਾਨਕ। ”. -- ਮਾਝ ੫, ਬਾਰਾ ੯ : ੩ (135) 
` ਗਾਥਾ ਪ, ੧੭ : 2 (1361) |  "ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ 
ਲਗਤ -- ਲਗਦਾ __ ਸੇਕ।” (ਲਗਨ, ਛੂੰਹਨ) 
_ “ਤਹ 'ਛਲ ਛਿਦੁ ਲਗਤ ਕਹੁ ਕੀਸ।” (ਪੋਂਹਦੀ) - ਮਾਰੂ ੫, ੨੯, ੧ : ੧ (10071 
ਰ੍ ` ਗਉ ੫, ਸੁਖ ੨੧, ੪ : ੬ (291) | ਹੋਰ ਰੂਪ -- ਲਗੰਨਿ -- 
“ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ “ਮੈ ਮਨਿ ਤਨਿ ਪ੍ਰੇਮੂ ਪਿਰੰਮ ਕਾ ਅਠੇ ਪਹਰ 
ਬਾਰ।” -- ਸੈਰ '€. ੮, ੧ : 2 (633) ਲਗੰਨਿ।” (ਲਗੇ ਰਹਿੰਦੇ ਹਨ) 
“ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ -- ਗਉ ੪, ਵਾਰ ੪ਸ, ੪, ੧ : ੧ (301) 
ਸਖਨੀ ਹੋਰ ਫੇਰ ਭਰੀਅਤ ਹੈ।” (ਜੁੜੀ ਹੋਈ, ''ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ 
ਲਗੀ ਹੋਈ) - ਪ੍ਰਭਾ ੧, ਦ, ੨ : ੧0329) ਲਗੰਨਿ।” (ਭਾਵ ਉਡੀਕ ਵਿਚ ਰਹਿੰਦੀਆ 
ਲਗਤੁ -- ।. ਲਗ ਕੇ, ਜੁੜ ਕੇ ਰ -ਹਨ) 
“ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ।” - ਗਉ ੪, ਵਾਰ ਪਸ, ੪, ੧ : ੧ (302) 
` ਗਉ ੫, ਸੁਖ ੧੫, ੩ : ੪ (282) | __ ਗੁਰਮੁਖਿ ਜਨਮੁ ਸਕਾਰਥਾਂ ਸਚੈ ਸਬਦਿ 
2. ਲਗਦਾ, ਸ਼ੁਰੂ ਹੁੰਦਾ ਹੈ ਲਗੰਨਿ।” (ਲਗੇ ਭਾਵ _ਜੁੜੇ ਰਹਿੰਦੇ ਹਨ) 
“ਮਾਇਆ ਗਈ ਤਬ ਰੋਵਨੁ ਲਗੜੂ ਹੈ।” - ਸੂਹੀ ੩, ਅਸ ੩, ੩ : ੧ (755) 
`___ - ਆਸਾ ਕਬ, ੬, ੧ : ੨ (487) | ਲਗਨੂ -- ਮਹੂਰਤ, ਸ਼ੁਭ ਘੜੀ__ ਰ੍ 
ਲਗਥਈ -- ਲਗੀ ਹੈ “ਬਾਬਾ ਲਗਨੁ ਗਣਾਇ ਹੰਭੀ ਵੰਵਾ ਸਾਹੁਰੈ ਬਲਿਰਾਮ 
“ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖ ਹਉਮੈ ਮੈਲੁ ਜੀਉ।”” _ -- ਸੂਹੀ ੧, ਛੰਤ ੧, ੩ : ੧ (763) 
ਲਗਥਬਈ। ` -- ਕਲਿ ੪, ੪, ੨ : ੧ (1320) ਲਗੰਨ੍੍‌ -- ਜੁੜਨ, ਲਗਨ 
ਲਗਦਾ -- ਭਾਵ ਜ਼ੋਰ ਪਾਉਂਦਾ, ਫੜਦਾ __ “ਨਾਮੁ ਧਿਆਇਨਿ ਰੰਗ ਸਿਉ ਗੁਰਮੁਖ. ਨਾਮਿ 
“ਹੁਕਮੀ ਹੀ ਜਮੁ ਲਗਦਾ ਸੋ ਉਬਰੇ ਜਿਸੁ ਬਖਸੈ ਲਗੰਨ੍ਹਿ। ” -- ਸੂਹੀ ੩, ਅਸ ੪, ੩ : ੧ (757) 
ਕਰਤਾਰ ।” “ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍।” 


_ = ਬਿਲਾ ੪, ਵਾਰ ਪਸ, ੩, ੨ : ੩ (8੨1) (ਲਗਦੀਆਂ/ਛੋਹ ਪ੍ਰਾਪਤ ਕਰਦੀਆਂ ਹਨ।) 


ਲਗਮਾਤ 


2097 


_ਲਗਾ 





-- ਸਲੋ ੩, ੫੨ : ੧ (1419) 
ਲਗਮਾਤ -- ਲਗ ਮਾਤ੍ਰਾ ਭਾਵ ਛੋਟਾ, ਨਿਗੂਣਾ 
_“ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ 
_ਲਗਮਾਤ। ` -- ਮਾਰੂ ਕਬ, ੧, ੨ : ੧ (1105) 
ਲੰਗਰਿ -- ਰਸੋਈ ਘਰ/ਭੋਜਨ ਸ਼ਾਲਾ ਵਿਚ, ਹੋਰ 

ਵੇਖ਼ੋ ਅੰਗਰ 
.ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ 
ਘਿਆਲੀ। ” -- ਰਾਮ ਬਸ, ਵਾਰ ੩ : ੯ (967) 
ਲਗਰੀ' -- ਲਗੇ ਹਾਂ 
ਪਜਿੰਕਰਿ ਦਿਵਾੜ ਗਜ ਰਮ ਕੀਏ ਤਿਜਹਿ 
ਬਿਸਾਰਿ ਅਵਰ ਲਗਰੀ। ” 
_- ਬਿਲਾ ਕਬ, ੬, ੧ : ੨ (856) 
ਲੰਗਰੁ -- (ਫਾ. ਲਨਗਰ) ਭੋਜਨ ਸ਼ਾਲਾ __ . 
“ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ 
ਖਟੀਐ।” (ਭਾਵ ਪਰਵਾਹ) 
- ਰਾਮ ਬਸ, ਵਾਰ ੨ : ੫ (966) 


ਲਗੜਾ -- 1. ਲਗਿਆ, ਜੁੜਿਆ 


ਸਾਹੁ।`”? _ -- ਮਾਝ ੫, ਬਾਰਾ ੧੧ : ੨ (135) 
“ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ।” 
-- ਜੈਤ ੫, ਵਾਰ ੧੧ਸ, ੫, ੨ : ੧ (708) 


2. ਲਗਾ, ਪ੍ਰਤੀਤ ਹੋਇਆ 
_ਮੋਰੂ।” ਰ੍ 
-- ਜੈਤ ੫, ਵਾਰ ੮ਸ, ੫, ੨ : ੧ (707) 
ਲਗੜੀ -- ਲਗੀ, ਜੁੜੀ 


“ਲਗੜੀ ਸੁਥਾਨਿ ਜੋੜਣਹਾਰੈ ਜੋੜੀਆ। ” 
- ਗੂਜ ੫. ਵਾਰ ੭ਸ, ੫, ੧ : ੧ (519) 
ਲਗੜੀਆ -- ।. ਲਗੀਆਂ ਹੋਈਆਂ _ 
'ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ।” 
-- ਗਉ ੫, ਵਾਰ ੭ਸ. ੫, ੧ : ੧ (319) 
2. ਜੁੜੀਆਂ 
“ਲਗੜੀਅਆ ਪਿਰੀਅੰਨਿ ਪੇਖੰਦੀਆ ਨਾ 
ਤਿਪੀਆ। ” 
- ਮਾਰੂ ੫, ਵਾਰ ੨੧ਸ, ੫, ੧ : ੧ (1101) 
ਲਗੜੋ -- ਜੁੜ ਗਏ, ਲਗ ਗਏ _ 
“ਫ਼ਡਿਓ ਹਭੁ ਆਪੁ ਲਗੜੋ ਚਰਣਾ ਪਾਸਿ।”” 








_ -- ਜੈਤ ੫, ਵਾਰ ੧੬ਸ, ੫, ੨ : ੧ (709) 
ਲਗਾ -- ।. ਸ਼ੁਰੂ ਹੋਇਆ, ਲਗਾ 
“ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲ੍ੌਭਾਨੁ।” 
-- ਸਿਰੀ ੧, ੧੯, ੧: ੧ (21) 
ਬਖਸ ਜਮਾਇ ਜੀਉ!” 
-- ਸਿੱਗੀਂ ੫, ਅਸ ੨੯, ੨ : ੩ (73) 
“ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕ। ” 
-- ਆਸਾ ੧, ਵਾਰ ੧੯ਸ, ੧, ੧ : ੩ (473) 
2. ਹੋ ਗਿਆ, ਜੁੜ ਗਿਆ, ਪੈ ਗਿਆ 
-“ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ 
ਪਿਆਰੁ। ”-- ਸਿਰੀ ੩, ੩੪, ੩ : ੩ (26) 
ਲਗਾ ਭਾਉ। ” 
- ਸਿਰੀ ੪, ਵਲ ੧, ੨ : ੪ (62). 
ਗਵਾਵਹੇ।” (ਹੋ ਗਿਆ, ਚਿੰਬੜ ਗਿਆ) 
- ਆਸਾ ੩, ਛੰਤ ੭, ੬ : ੪ (441) 
3. ਜੁੜਿਆ ਰਹਾਂ, ਲਗਾਂ, ਢਹਿ ਪਵਾਂ 
੫0੬40 94 8444 
, ` ਸਿਰੀ ੩, ੪੪, ੨ : ੨ (30) 
ਹੋਇ।”? _-- ਸਿਰੀ ੩, ੬੦, ੪ : ੧ (37) 
“ਪੈਰ ਧੋਵਾ ਪਖਾ_ਫੇਰਦਾ ਤਿਸੁ ਨਿਵਿ ਨਿਵਿ 
ਲਗਾ ਪਾਇ ਜੀਉ। ” (ਲਗਾਂ, ਢਹਿ ਪਵਾਂ) 
-- ਸਿਰੀ ੫, ਅਸ ੨੯, ੧੦ : ੩ (73) 
4. ਜੁਟਿਆ 
“ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ।” 
-- ਸਿਰੀ ੫, ੭੩, ੧" : ੨ (43) 
5. ਭਾਵ ਮਿਲਿਆ 
“ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ 
` ਫਲੁ ਲਗਾ ਸਭੁ ਗਇਆ ਤਪੇ ਕਾ 
ਘਾਲਿਆ।” 

-- ਗਉ ੪, ਵਾਰ ੨੦ਸ, ੪, ੧ : ੭ (315) 
“ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੇਖੁ ।” 
(ਤੇ ਆਇਆ) ੍ 

- ਆਸਾਂ ੧, ਵਾਰ ੧੯ਸ, ੧, ੧ : ੪ (473) 
6. ਲਗਨ, ਪ੍ਰੇਮ 


2098 





'ਨਨਕ ਜੋਸ ਨੇ ਲਗਾ ਜਸੁ ਹਲੇ ਲਗਾ ਸੇ 


ਪਰਵਾਨੁ ।” 
- ਆਸਾ ੧, ਵਾਰ ੨੨ਸ, ੨, ੧ : ੪ (474) 
7. ਜੁੜਿਆ ਹੋਇਆ 
“ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ 
ਬਿਹਾਇ। ” 
- ਬਿਹਾ ੪, ਵਾਰ ੧ਪਸ, ੩, ੧ : ੩ (554) 
8. ਜੁੜਿਆ, ਲਗਾ 
“ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ 
ਭਾਤਿ ਕਰਿ।” 
-- ਸੋਰ ੪, ਵਾਰ ੧੧ : ੨ (646) 
“ਗਚੁ ਜਿ _ਲਗਾ ਗਿੜਵੜੀ ਸਖੀਏ _ਧਉਲ- 
__ਹਰੀ।” __. -- ਸਲੋ ੧, ੧ : ੩ (1410) 
9. ਵਜਿਆ, ਪਿਆ ਰ 
_ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ।” 
ਰ --_ਜੈਤ ੫, ਵਾਰ ੯ ; ੪ (708) 
“ਭਬ ਨਰੁ ਸੁਤਾ ਜਾਗਿਆ ਸਿਰਿ ਡੰਡ ਲਗਾ ਬਹੁ 





ਭਾਰੁ।”. ` -- ਸਲੋ ੩, ੪੨ : ੩ (1417) 
10. ਲਗਿਆ, ਜਾਪਿਆ ਰ੍ 
“ਸਦਾ ਸੁਖ ਕਲਿਆਣ ਕੀਰਤਨੁ ਪ੍ਰਭ ਲਗਾ 
ਮੀਨਾ ਭਾਣਾ।” 
-- ਰਾਮ ੫, ਛੰਤ ੩, ੪ : ੪ (926) 
!. ਫੱਬਿਆ, ਜਚਿਆ ਰ੍ 
(70014-74000 
ਹੀ ਹੈ ਲਗਾ।” ਰ੍ 
- ਮਾਰੂ ੫, ਸੋਲ ੧੧, ੭ : ੩ (1082) 
ਲਗਾਇ -- ਲਾਵੇ, ਲਾਏ 


ਲਗਾਇ।” 


<< ਜੀ ਫ਼, ਰਿ ੩.: ੧4687 


“ਆਗਿ ਲਗਾਇ ਮੰਦਰ ਮੈ ਸੋਵਹਿ।” (ਲਾਕੇ) 

- ਗਉ ਕਬ, ੪੪, ੫ : ੨ (332) 

ਜਿਉਂ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ 
ਡੰਸੁ ਲਗਾਇ। ” (ਭਾਵ ਮਾਰਦਾ) 

-- 'ਰਾਂਮ ੪, 2. ੩ : ੨ (6817) 


ਲਗਾਇਓ -- ਲਾਇਆ 


“ਕਹਉ ਕਹਾ ਯਿਆ ਮਨ ਬਉਰੇ ਕਉ ਇਨ 


ਸਿਉ ਨੇਹੁ ਲਗਾਇਓ। ” 


- ਸੋਰ ੯, ੯, ੨ : ੧ (633) 
ਲਗਾਇਆ -- ਲਾਏ, ਲਾ ਦਿੱਤੇ 

“ਕੋਟਿ ਜਨਾ ਕਰਿ ਸੇਵ ਲਗਾਇਆ ਜੀਉ।” 
` -- ਗਉ ੫, ੧੬੬", ੧: ੨ (216) 
“ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ 
ਗੁਰ ਸਤਿਗੁਰ ਮੀਠ ਲਗਾਇਆ ਰਾਮ।” (ਭਾਵ 

ਮਿਠਾ ਕੱਰ ਦਸਿਆ) 

-- ਬਿਹਾ ੪, ਛੰਤ ੨, ੪ : ੩ (539) 


ਲਗਾਇਆ।” (ਲਾਈ) 
- ਸੂਹੀ 8, ਛੰਤ ੫, ੩ : ੨ (776) 
ਲਗਾਇਦਾ -- ਲਾ ਰਖੀ 


“ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ 
ਲਗਾਇਦਾ। ” 
-- ਮਾਰੂ ੧, ਸੋਲਾ ੧੫, ੧ : ੩ (1035) 
ਆ ਲਗਦਾ ਹੈ 
“ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ 
ਹਮ ਹਰਿ ਮੀਠ ਲਗਾਇਬਾ।”” 
- ਜੈਤ ੪, ੪, ੪ : ੧ (697) 
ਲਗਾਈ -- ।. ਲਾਈ, ਲਾ ਦਿੱਤੀ ਰ੍ 
“ਇਹੁ ਮੋਹੁ ਮਇਆ ਤੇਰੈ ਸੰਗਿ ਨ ਚਾਲੈ ਝੂਠੀ 
ਪੀਤਿ ਲਗਾਈ।” __ 
-- ਸਿਰੀ ੫, ਪਹ ੪, ੪ : ੪ (77) 
“ਕਾਹੂ ਮਹਿ'ਮੈਤੀ_ਮੁਕਤਾਹਲ ਕਾਰੂ- ਬਿਆਸਿ 
ਲਗਾਈ। ” (ਭਾਵ ਨੁਕਸ ਪਾ ਦਿਤਾ) 
- ਆਸਾਂ ਕਬ, ੧੬, ੨ : ੨ (479) 
_“'ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ 
ਨ ਪਾਇਆ।” (ਲਾਈ ਭਾਵ ਮਲੀ) 
` ਗੂਜ ਭ੍ਰਿਲੋ, ੧, ੨ : ੨ (੨26) 
2. ਭਾਵ ਬਾਲੀ, ਜਗਾਈ 
“ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ 
ਭਵਨ ਸਗਲਾਰੇ।” __ 
- ਧਨਾ ਰਵਿ, ੩, ੨ : ੨ (694) 
3. ਲਾਉਂਦਾ ਰ 
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ 
_ਜਾਗਤੀ ਡੰਡੁ ਨ ਲਗਾਈ। ” 
ਦੇ ਸੂਹੀ 8, ੧੦, ੪ : ੨ (734) 





ਲਗਾਈਆ 2099 ਹੂ ਲਗਾਨੇ 


_4. ਜੋੜੀ “ਪ੍ਰਭ ਕਾ ਕੀਆ ਜਨ ਮੀਠ ਲਗਾਨਾ।” 
“ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ --- ਗਉ ੫, ਸੁਖ ੧੪, ੮ : ੫ (282) 
ਲਗਾਈ। ” ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ 

`- ਰਾਮ ੩, ਅਸ ੨, ੨੪ : ੧ (910) ਹਰਿ ਕ੍ਰਿਪਾ ਕਰੈ।” 

ਲਗਾਈਆ -- ਲਾਈ ਹੈ _ - ਮਲਾਂ ੪, ੩, ੧ : ੧ (1263) 

`ੀ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ | 2: ਲਗਾ ਹੈ, ਚੰਬੜਿਆ ਹੈ __ 
ਤਨਿ ਭੁਖ ਲਗਾਈਆ ਜੀਉ।” ਰ “ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ 

-- ਗਉ ੪, ੬੭.੩:੧(174) ਵਧਾਇਆ। ” :' 


-- ਆਸਾ ੪, ਛੰਤ ੧੧, ੨: :੪(445) 
_ ਜੋੜਨਾ, ਲਾਉਣਾ 
'“ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ 


ਲਗਾਈਐ -- ਲਗਾਵੇ, ਲਾਏ, ਲਾਉਂਦਾ ਹੈ 
ਜਿਉ ਬਗੁਲ ਸਮਾਧ ਲਗਾਈਐ। ” 


ਦੇ 


- -- ਰਾਮ ੪, ੪, ੩ : ੨ (881) ਮਨੁ ਨ ਲਗਾਨਾ। ` ਰ ਰ 
“ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ | ` -- ਧਨਾ ੯, ੨, ੨ : ੧ (685) 
ਸਮਾਧਿ ਲਗਾਈਐ।” (ਲਾਈਏ) -| 4. ਮਾਰਿਆ, ਲਗਾ ਰ 
-- ਬਸੰ ੪. ੬, ੧੯:੨(1179)1 “ਧਰਮ ਰਾਇ ਸਿਹਿ ਡੰਡੁ ਲਗਾਨਾ ਫਿਰਿ ਪਛੁਤਾਨੇ 
_ਹਥ ਫਲਘਾ।” . 


- ਹਰਿ ਮੀਠ ਲਗਾਏ।” 


- ਸੂਹੀ ੪, ੨. 2 ੧ 2 (7੩) 
ਲੀ . ਲਗਾਂ ਹੈ, ਰੁਝਾ ਹੈ 


-- ਸੂਹੀ ੬, ਛੰਤ ੭, ੪ : ੫(72) “ਜਿਤੁ ਕੋ ਲਾਇਆ ਤਿਤ ਹੀ ਲਗਾਨਾ।” 
ਜਾਲ ਉਤ ਤ ਰ - ਰਾਮ ੫, ਅਸ ੩, ਦ : ੧(914) 
“ਹਾਥ ਪਛੋਰਹਿ ਸਿਰ ਧਰਨਿ ਲਗਾਰਿ।” __ ਲੰਗਾਨੀ -- ।. ਲਗੀ 
“ਜਬ ਘਰ ਮੰਦਰਿ ਆਗਿ ਲਗਾਂਨੀ ਕਢਿ ਕੂਪੁ ਕਢੈ 


_= ਭੈਰ ੫, ੫੪, ੨ : ੩ (1152) 
ਪਨਿਜਾਰੈ। ਨਟ ੪; ਅਸ ੩, ੪ : ੨ (982) 


ਲਗਾਹੀ -- ਲਗਾਉਂਦਾ ਹੈ `|` 2. ਲਗੀ, ਜੁੜੀ 
“ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਰ੍ ਰ 
ਲਗਾਹੀ।” _ - ਸਾਰ ੯,੨,੧:੧(1231). ਰਿ ` ਹਮ ਹਰਿ 
ਲਗਾਤੀ -- ਲਗਦੀ ਹੈ ਵਿ ਜੀ 
ਰ ਰਾ -- ਬਸੰ ੪, ੭, ੩ : ੨ (1179) 
ਤਦ . ਲਗਾ ਹਾਂ, ਰੁਚਿਤ ਹੋਇਆ ਹਾਂ ਰ 
ਰ੍ -- ਸਿਰੀ ੪, ਵਾਰ ੧੩ : ਉ (ਨਨ) ਸਿਰਿ ਆਣੇ ਤਉ ਉ ਰ 
ਲਗਾਨ -- - ਲਗਦੀ ਹੈ ਨਿਹ ਹੇ 


-- ਸਾਰ ੪, ੫, ੪ : ੧ (1200) ਰ੍ 


4. ਲਾਈ, ਲਗਾਈ ਰ੍ 
`_ਹੱਚ ਮਨਿ ਤਨਿ ਮੀਨ ਲਗਾਲ ਜੀਉ" ਰ੍ “ਹਰਿ ਕੇ ਸੰਤ ਮਿਲਿ ਪ੍ਰੀਤ ਲਗਾਨੀ ਵਿਚੇ ਗਿਰਹ_ 
_ -" ਆਸਾ 8, ਛਤ ੧2, ੧ : ੧ (446) ਕਲ ਕਾਨ ੪, ੩, ੧” : ੨ (1295) 
` ਉਲਮਨਿ ਨਾਮਿ ਲਗਾਲ।” ਰ੍ 4 
ਹ ` “ਜਿਨ ਕਉ ਤੁਮ ਦਇਆ ਕਰਿ ਮੋਲਰੁ ਤੇ ਹਰਿ 
` - ਪ੍ਰਭਾ ੪, ੧, ੧ : ੧ (1335) 
ਰ੍ _ਹਰਿ ਸੇਵ ਲਗਾਨੇ । ” 





ਜਾ ਾਲਾ -: 4: ਹੇ -- ਗਉ.8. ੫੬, ੪ ੧0170) 


-ਇਰਾਮ 





2100 


ਲਗਿ 








ਲਗਾਮੁ -- (ਵ. ਲਗਾਮ) ਘੋੜੇ ਦਾ ਦਹਾਨਾ, ਵਾਗਡੋਰ 
- ਗਊ ਕਬ, ੨੧, ੧ : ੧ (329) 

ਲਗਾਵਹਿ -- ਲਾਵੇ, ਮਲੇ 
“ਕਰਹਿ ਬਿਤੂਤਿ ਲਗਾਵਹਿ ਭਸਮੈ।” 

- ਮਾਰੂ ੧, ਸੋਲਾ ੨੨, ੧੨ : ੧ (1043) 
_ਲਗਾਵਹੁ -- ਲਾਵੋ, ਜੋੜੋ 
“ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੇ 
ਮੇਰੇ ਪ੍ਰੀਤਮ ਨਾਮੁ ਪਰਾਨਾ।” 
-- ਜੈਤ ੪, ੩, ੨ : ੧ (697) 
ਲਗਾਵਣਿਆਂ -- ਲਾਉਂਦੇ ਹਨ 
__ “ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ | 


ਲਗਾਵਣਿਆ।” ` 
` . - ਮਾਝ ੩, ਅਸ ੨੨, ੧" : ੧ (122) 
ਲਗਾਵੈ -- ।. ਲਗੀ ਹੈ 


“ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ। ” 
- ਮਾਝ ੪,੨,੪੨ (94) 


2. ਕਰਦੀ ਹੈ 


“ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ।” 


(ਭਾਵ ਖੁਸ਼ ਹੁੰਦੀ ਹੈ) 
- ਗਉ ੪, ੪੧, ੨ : ੧ (164) 
3. ਲਗਦੀ ਰ੍ 


ਬਹੁਰਿ ਨ ਕੂਖ ਲਗਾਵੈ ।” 
- ਗਉਂ ੪, ੬੪, ੩ : ੨ (172) 
4. ਲਾਏ, ਮਲੇ ਰ 
ਵੇਸ ਕਰੈ ਬਹੁ ਭਸਮ ਲਗਾਵੈ।” 

-- ਗਉ ੧, ਅਸ ੧੨, ੧ : ੨ (226) 

5. ਲਾਏ ਰ੍ 

''ਗਗਨਿ ਨਿਵਾਸਿ ਸਮਾਧਿ ਲਗਾਂਵੈ। ” 
-- ਆਸਾ ੧, ਅਸ ੧, ੨ : ੩ (4।।) 


"ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ 


ਤਨਿ ਪ੍ਰੀਤਿ ਲਗਾਵੈ ।” 

. -- ਰਾਮ ੪. ੩. ੩ :੧(8੧1) 
. ਭਾਵ ਤਿਆਂਰ ਕਰੈ ਰ ਹ 
ਸਿੰਘ ਪਨ ਲਵੈ ਪੀਸ ਜਉਰ 
_ਲਿਆਵੈ।” 











-- ਆਸਾ ਕਬ, ੬, ੨: ੧ (477) 
7. ਭਾਵ ਕਰਦਾ ਹੈ ਰ 
ਪੂਜਾ।” -- ਸਾਰ ਨਾਮ, ੨, ੧ : ੧ (1252) 
8. ਜੋੜੇ ਰ 
“ਕ੍ਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ 
ਕਿਰਪਾ ਨਾਮਿ ਲਗਾਂਵੈ ਗੋ।” 
-` ਕਾਨ ੪, ਅਸ ੨, ੧ : ੧ (309) 
9. ਲਗੇਗਾ, ਵਜੇਗਾ ਰ 
"ਜੇ ਕੋ ਸਰੂ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ 
ਲਗਾਵੈ ਗੇ। ” 


-- ਕਾਨ ੪, ਅਸ ੬, ੪: ੨ (1311) 


ਲਗਿ -- ।. ਲਗ ਕੇ, ਰੁਚਿਤ ਹੋ ਕੇ, ਜੁੜ ਕੇ _ 


“ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ। ” 
-- ਸਿਰੀ ੧. ੧੪. ੨ : ੧ (19) 
“ਜਨ ਨਾਨਕ ਗੁਰ ਕੇ ਕੇ ਲਾਲੇ ਗੋਲੇ ਲਗਿ ਸੰਗਤਿ 
ਕਰੂਆ ਮੀਠਾ।” 
- ਗਉਂ ੪, ੬੧,੪:੨(171) 


2. ਜੁੜਿਆ 


"ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ 
ਗਵਾਇ ।” ਰ੍ 
`- ਸਿਰੀ ੧, ਅਸ ੧੨, 2: ੨ (61) 
. ਜੁੜ ਕੇ, ਸਬੰਧਤ ਹੋ ਕੇ 
ਜਸ ਲਗਿ ਮੁਕਤ ਤਏ ਪਣਰ।" 
-- ਮਾਝ ੫, ੨੨, ੪ : ੨ (101) 
“ਕਿਉ ਪਾਈ ਗੁਰੁ ਜਿਤ ਲਗਿ ਪਿਆਰਾ ਦੇਖਸਾ। ” 
- ਆਸਾ ੩, ਛੰਤ ੨੧, ੬ : ੨ (452) 
4. ਲਗਦਾ ਹੈ 
'ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ।” 
- ਮਾਝ ੧, ਵਾਰ ੨੪ : ੭ (149) 
. ਭਾਵ ਨਾਲ 
ਹੀ 
ਜਲੰਨਿ।” ਰ੍ 
-- ਸੂਹੀ ੩, ਵਾਰ ੬ਸ, ੩, ੧ : ੧ (687) 
6. ਤਕ, ਤੋੜੀ _ 
'ਮਰਹਟ ਲਗਿ ਸਕੂ ਲੋਗੁ ਕੁਟੰਬੁ ਮਿਲਿ ਹੰਸ 
ਇਕੇਲਾ ਜਾਇ।” ਰ 
- ਕੇਦਾ ਕਬ, ੬, ੧ : ੨ (1124) 


| 


ਲਗਿਆ 





“ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ 


ਪਿਵੀਜੈ। 
-- ਕਲਿ ੪, ਅਸ ੬, ੧” : 
7. ਲਗੇ (ਸਹਾਇਕ ਕਿਰਿਆ) 


2101 


< (1326) 


“ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ 


ਲਗਿ ਫਿਰਥਦੀ।” 
-- ਕਲਿ ੪, ੪, ੧" : ੨ (1320) 
8. ਤੁਲ, ਸਮਾਨ, (ਮਹਾਨਕੋਸ਼) 


ਮਾਖੀ ਪਚੈ ਪਚਾਇ। ”' 

-- ਸਿਰੀ ੪, 2੦, ੧: ੩ (41 

ਲਗਿਆ -- ਲਗਨ ਨਾਲ, ਸਬੰਧਤ ਹੋਣ ਨਾਲ, 
ਜੁੜਨ ਨਾਲ 


) 


(ਜਿਗਰ ਐਂ ਕ਼ਜਿਆ ਕਵਿ ਜਤਨ ਦੱਤ 


ਪਰਗਾਸਿ।” _-- ਸਿਰੀ ੪, ੬੬, ੨ : ੨ (40 


) 


_“ਕੂੜੇ ਲਾਲਚਿ ਲਗਿਆ ਨਾ ਉਰਵਾਰੂ ਨ ਪਾਰੁ ।” 


-- ਗੂਜ ੩, ਵਾਰ ੧੧ੋਸ, ੩, ੧ : ੪ (512 
ਲਗਿਐ -- ਲਗਨ ਨਾਲ, ਜੁੜਨ ਨਾਲ 


ਪਾਰਿ।”? _-- ਗਉ ੫, ੧੭੧", ੩ : ੧ (215 
ਲਗੀ =- ।. ਰਹੀ ਹੈਂ ਰ 
“ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ।” 


- ਸਿਰੀ ੧, ੨੪, ੩ : ੨ (23) 
2. ਜੁੜ ਗਈ, ਪੈ ਗਈ, ਹੋਈ 


4 


) 





“ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ 


ਜਾਇ।?” -- ਸਿਰੀ ੫, ੮੩, ੧ : ੧ (46 


0 


“ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ 


-_ਜਾਇ।” ਰ 
-- ਸਿਰੀ ੫, ਅਸ ੨੬, ੫: ੪ (70 


3, ਚਿਪਕਣਾ, ਚੰਬੜਨਾ 


1 


ਰ੍ _ਮਲਿ ਧੋਵੈ। ” 


-- ਮਾਝ ੧, ਵਾਰ ੪ਸ, ੧, 2 : 2 (129 


`__ ਸੁਚੈ।” _- ਕੇਦਾ ੫, ੧੫, ੧ : ੨ (1122 
4. ਚਲੀ ਆ ਰਹੀ ਹੈ 


“ਨਾਨਕ ਹੁਕਮਿ ਚਲਾਈਐ ਸਾਹਿਬ ਲਗੀ 


) ਲਗੀਆ -- ਜੁੜੀਆਂ 


) 





ਲਗੀਆਂ 








ਰੀਝਿ।” 
`` -- ਮਾਝ ੧, ਵਾਰ ੨੧ਸ, ੧, ੨ : ੩ (148) 
5. ਭਾਵ ਆਈ 
“ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ।” 
(“ਵਤ ਲਗੀ” ਮੁਹਾਵਰਾ ਹੈ ਭਾਵ ਵਤਰ 
ਆਇਆ ਹੈ) 
ਰ੍ - ਗਉ ੫, ਵਾਰ ੧ਪਸ, ੫, ੧ : ੧ (321) 
6. ਜੁੜੀ 
“ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ।” 
-- ਵੱਡ ੧, ੨, ੪ : ੨ (557) 
“ਨਾਨਕ ਲਗੀ ਤਤ ਲੈ ਤੂੰ ਸਚਾ ਮਨਿ ਸਚੁ।” 
-- ਮਲਾ ੧, ਵਾਰ ੧ਸ, ੩, ੧ : ੧੧ (1279) 
7. ਜਾਗੀ, ਉਤਪਨ ਹੋਈ 
“ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ 
ਮਿਲਿਆ ਅੰਤਰਜਾਮੀ। ” 
. `= ਸੋਰ ੫, ੧੬, ੪ : ੨ (613) 
“ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ 
ਹਰਿ ਪ੍ਰਭੁ ਹੇਰਾ। ” 
= ਟੋਡੀ ੪, ੧, ੧ : ੧ (711) 
8. ਜਾਪੀ, ਭਾਸੀ 
“ਪਭ ਕੀ ਆਗਿਆ ਲਗੀ ਪਿਆਰੀ। ” 
- ਰਾਮ ੫, ੧੬, ੧ : > (887) 


9. ਲਗੇ ਹੋਣ ਤੇ, ਪਈ ਹੋਣ ਤੇ 


ਥਾਉ।” 
-- ਮਲਾ ੧, ਵਾਰ ੨੨ਸ, ੧, ੨ : ੨ (1266) 
10. ਸ਼ੁਰੂ ਹੋਈ, ਆਰੰਭ ਹੋਈ . ਰ 
ਰ੍ -- ਸਲੋ ਫਰ, ੪੧ : ੧ (1360) 
11. (ਚੋਟ) ਲਗੀ 
“ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੂ।” 
'- ਸਲੋ ੧, ੧੩ :੧(1411) 


“ਜੋ ਸਹ ਕੰਠਿ ਨ ਲਗੀਆ ਜਲਨੂ ਸਿ . 
ਬਾਹੜੀਆਹਾ।” 

_- ਵਡ ੧, ਤੇ, 

“ਜਿਨਾ ਪ੍ਰੀਤਿ ਨ ਲਗੀਆਂ ਭਾਈ 

ਮਰਦੇ ਝੂਰਿ।`` (ਲਗੀ, ਜੁੜੀ) 


: ੮ (558) 


੧ 
ਸੇ ਨਿਤ 





ਜੋ ਹਰਿ ਹਿਰਦੈ ਸਦਾ ਵਸਾਇ।” 
ਰ _- ਸੋਰ ੪, ਵਾਰ ੧੯ਸ, ੩, ੧ : ੨ (649) 
ਲਗੀਐ -- 1. ਰੁਝੀਦਾ ਹੈ, ਲਗੀਦਾ ਹੈ 

“ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ।” 


“ਤਾ ਕੈ ਮੂਲਿ ਨ ਲਗੀਐ ਪਾਇ।” (ਭਾਵ ਪੈਰਾਂ 
ਤੇ ਝੁਕੀਦਾ) 


-- ਸਾਰ ੪, ਵਾਰ ੨੨ਸ, ੧, ੧: ੬ (1245) 


ਲਗੀਜੈ -- 1. ਲਾ ਦਿੰਦਾ ਹੈ 


ਲਗੀਜੈ। ”-- ਕਲਿ ੪, ਅਸ ੨, ੨ : ੧(1324) | 
“ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ 
ਚਰਨਿ ਲਗੀਜੈ। ” 
-- ਕਲਿ ੪, ਅਸ ੬, ੩: ੨ (1326) 
ਲਗੁ -- ।. ਤਕ, ਤੋੜੀ 


“ਜਬ ਲਗੂ ਮਨਿ ਬੈਕੰਠ ਕੀ ਆਸ।” 
ਰ੍ -- ਗਉ ਕਬ, ੧੦. ੩ : ੧ (325) 
2. ਜੁੜ ਕੇ ਰ 
“ਲਗੁ ਚਰਣ ਸਰਵ ਦਇਆਲ ਪ੍ਰੀਤਮ ਸਗਲ 
ਦੁਰਤ ਬਿਖੰਡਨੌ । ” ੧ 
`_`= ਬਿਲਾਂ ੫, ਛੰਤ ੩, ੧ : ੪ (847) 
“ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ 
ਠੰਢਾ ਹੋਇ।” (ਭਾਵ ਦਰਸ਼ਨ ਦੇ) 


- ਮਾਰੂ ੫. ਵਾਰ ੧੦੯ਸ, ੫,੧: ੨ (1100) 


ਲਗੇ -- ।. ਜੁਟ ਗਏ 


_ “ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ।” 


-- ਸਿਰੀ ੧, ੧੧, ੧: ੨(18) 





“ਮਲ ਮੂੰਤ ਮੂੜ ਜਿੰ ਖੁਘਦ ਹੋਤੇ ਸਭਿ ਲਗੇ ਤੇਰੀ . 


__ ਸੇਵ” -- ਆਸਾ ੫, ੧੪੦, ੧” : 
2. ਰੁਚਿਤ ਹੋਏ 
_'ਦੂਜੇ ਲਗੇ ਪਚਿ ਮੁਏ ਮੂਰਖ ਅੰਧ ਗਵਾਰ।” 

-- ਸਿਰੀ ੪, ਵਾਰ ਦਸ, ੩, ੨ : ੩ (85) 


: ੨ (406) 


-- ਸੋਰ ੫, ਅਸ ੧, ੮ : ੪ (640). 


- ਗੂਜ ੫. ਵਾਰ 2 : .੮ (518) ਇ 


2102 ਰ੍ ਲਗੈ 





“ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ 
ਸੁਹਾਵਣਿਆ। ” 
- ਮਾਝ ੩, ਅਸ ੧੯, ੫ : ੨ (121) 
4. ਸ਼ੁਰੂ ਹੋਏ ਰ 
ਹੈ ਗਾਲਿਆ।” 
-- ਗਉਂ ੪, ਵਾਰ ੩੦੮ਸ, ੪, ੧: ੩ (315) 
5. ਭਾਵ ਪੁਜੇ ___ ੍ 
ਲੁਣੀਐ।”” (ਭਾਵ ਮੁਕ ਗਏ ਥੋੜੇ ਦਿਨ ਜੋ 
ਸਨ) . -- ਗਉ ੪, ਵਾਰ ੩੦ : ੩ (316) 
6. ਲਗੇ ਹੋਏ ਹਨ, ਫਲੇ ਫੂਲੇ ਹਨ 
“ਤਿਸ ਕੈ ਪੇਡਿ ਲਗੇ ਫਲ ਫੂਲਾ।” 
__ - ਆਸਾ ਕਬ, ੨੨, ੩ : ੨ (461) 
- ਬਸੰ ੫, ੧,੪:੨ (180) 
7. ਭਾਸੇ, ਜਾਪੇ 
“ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ 
ਨ ਜਾਨਿਆ।” 
` - ਆਸਾ ਧੰਨਾ, ੧, ੧ : ੧ (487) 
&- ਲਗੋ, ਜੁੜੋ, ਰੁਚਿਤ ਹੋਵੋ 
“ਬੋਲੈ ਸੇਖ ਫਰੀਦੁ ਪਿਅਰੇ ਅਲਹ ਲਗੇ। ” 
- ਆਸਾ ਫਰ, ੨, ੧ : ੧ (486) 
9. ਲਗਨ ਨਾਲ, ਜੁੜਨ ਨਾਲ ______ 
ਗਾਏ ਮਨ ਮਾਹੀ।” ਰ 
_=- ਸੋਚ ੫, ੯੦, ੨! ੨ (630) ' 
10. ਵਜੇ, ਲਗੇ ਪਾ .. 
“ਪ੍ਰੋਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ 
ਕਾਰੀ ਜੀਉ।” ਰ 
- ਮਾਰੂ ੧, ੧੨, ੧ : ੩ (993) 
ਲਗੈ -- ।. ਲਗਦੀ ਭਾਵ ਹੁੰਦੀ ਹੋਵੇ 
“ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੂ। ” 
- ਸਿੱਰੀ ੧, ੮, ੨ : ੧(17) 
“ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ।” 
- ਮਾਝ ੩, ਅਸ ੨੧, ੭ : ੧ (122) 
2. ਲਗਦਾ ਹੈ 


“ਮਨਿ ਤਨਿ ਮਿਠਾ ਤਿਸੁ ਲਗੈ ਗੈ ਜਿਸ ਮਸਤਕਿ : 


ਲਗੈ 


ਨਾਨਕ ਲੇਖ ।” 
-- ਸਿਰੀ ੫, ੮੯, ੪ : ੩ (49) 
3. ਲਗਦਾ (ਪੋਂਹਦਾ) 
ਗੁਰ ਮਿਲਿ ਜੁ ਅਚਾਰ ਸਿਖੁ ਤੁ ਕਦੇ ਨ 
ਲਗੈ ਦੁਖੁ ।” 
<> ਸਿਰੀ ੬, ਦਿੱਤੇ, 3 : 2 (50) 


“ਚਿਤਿ ਆਵੈ ਉਸੁ ਪਾਰਬ੍ਰਹਮ ਲਗੈ ਨ ਤਤੀ | 


ਵਾਉ।” 

-- ਸਿਰੀ ੫, ਅਸ ੨੬, ੧ : ੪ (70) 
“ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ 
_ਧਿਆਵਹੇ।” 


-- ਗਉ ੫, ਛੰਤ ੨, ੩ : ੩ (248) 
4. ਲਗਦਾ ਭਾਵ ਜੁੜਦਾ ਹੈ ਅਰਥਾਤ ਹੁੰਦਾ ਹੈ, 


- ਸਿਰੀ ੧, ਅਸ ੮, 2 : ੨ (58) 
“ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ 
ਸੁਭਾਇ।” (ਜੁੜਦੀ, ਲਗਦੀ) 
-- ਸਿਰੀ ੩, ਅਸ ੨੧, ੫ : ੧ (67) 
5. ਵਜਦਾ ਹੈ 


“ਹਉਮੈ ਕਰਮ ਕਮਾਵਦੇ ਜਮ ਡੰਡੁ ਲਗੈ ਤਿਨ | 


.ਆਇ।” 
-- ਸਿਰੀ ੩, ਅਸ ੧੯, ੧ : ੧ (653) 


“ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ 


ਕੈ ਨਾਮਿ ਨ ਲਗੈ ਜਮ ਤੀਰੂ।” 
-- ਰਾਮ ੧, ਅਸ ੬, ੧੯: 
6. `ਛੂਹੇ, ਲਗੇ, ਚੰਬੜੇ 


੨ (905) 


“ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ | 


_ਪਤੰਗੁ। ”' 
- ਸਿਰੀ ੩, ਅਸ ੨੫, ੧” : ੨ (69) 
-- ਮਾਂਝ ੧, ਵਾਰ ੩ਸ, ੨, ੨ : ੨ (139) 
“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ।” 
_ (ਲਗ.ਜਾਏ) 
-- ਮਾਝ ੧, ਵਾਰ ੬ਸ, ੧, ੧ : ੧ (140) 


“ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ 


ਲਗੈ।”` (ਚੰਬੜੀ ਹੈ) , 


2103 


ਪੀ 

















-- ਆਸਾ ੫, ੩੪, ੧" : ੨ (359) ` 


` 7. ਜਾਪਦਾ/ਲਗਦਾ ਹੈ, ਭਾਉਂਦਾ 


“ਜੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ 
` ਮੀਠਾ ਜੀਉ।” ਰ੍ 
ਰ - ਮਾਝ ੫, ੪੯, ੧: ੩ (108) 
“ਸਤਿ ਹੋਵਨੁ ਮਨਿ ਲਗੈ ਨ ਰਾਤੀ।” (ਭਾਵੇ) 
>- ਗੋਉਂ ੫, ੯੮, 2? 2 (185) 
“ਤੁਲਿ ਨਹੀ ਚੰਢੈ ਜਾਇ ਨ ਮੁਕਾਤੀ ਹਲੁਕੀ ਲਗੈ 
ਨ ਭਾਰੀ।” (ਜਾਪੇ) 
- ਗਉ ਕਬ, ੪੮, ੧" : ੨ (333). 
8. ਲਗਦੀ 
“ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ।” 
-- ਮਾਝ ੫. ਬਾਰਾ ੪: ੩ (134) . 
“ਅਹਿਕਰੁ ਕਰੇ ਸੁ ਅਹਿਕਰੁ ਪਾਏ ਇਕ ਘੜੀ . 
ਮੁਹਤੁ ਨ ਲਗੈ।” (ਲਗਨਾ) 
- ਮਾਰੂ ੫, ਵਾਰ ੧੧ : ੩ (1098) 
9. ਹਥ ਪਾਏ ਰ੍‌ 
“ਮੰਤਰੀ ਹੋਇ ਅਨੂਹਿਆ ਨਾਗੀ ਲਗੈ ਜਾਇ। ? 
-- ਮਾਝ ੧, ਵਾਰ ੨੨ਸ, ੨, ੧ : ੧ (148) 
10. ਹੁੰਦੀ ਹੋਵੈ 
ਬਾਣੀ।” ਵਰ 


-- ਮਾਝ ੧. ਵਾਰ ੨੬ਸ, ੧, ੧ :੧੫ (150) 


11. ਰੁਚਿਤ ਹੋਵੇ 


“ਨਾਮੁ ਬਿਸਾਰਿ ਲਗੈ ਅਨ ਸੁਆਇ।” 
. -- ਗਉ ੫, ੧੩੪, ੩ : ੧ (192) 
“ਸੋਇ ਲਗੈ ਸਚਿ ਜਿਸੁ ਤੂੰ ਦੇਹਿ ਅਲਾ।” 
ਰ - ਆਸਾ ੫, ੧੦੭, ੨ : ੨ (397) 
12. ਆਉਂਦਾ, ਢੁੱਕਦਾ 
-- ਗਉ ੫, ੧੫੮, ੨: ੨ (197). 
“ਕੋਇ ਨ ਲਗੈ ਬਿਘਨੁ ਆਪੁ ਗਵਾਇਐ।” 
ਰ੍ -- ਗੂਜ ੫, ਵਾਰ ੮ : ੫ (520) 
13. ਮੰਨਦਾ ਰ੍ ਰ 
(ਜਿਦ ਕੀਲ ਲਗੀ ,ਨਿਤ ਓਦੀ 
ਪੂੰਕਾਰੇ ਖੁਲਂ|” ” - : 
-- ਗਉ ੪, ਵਾਰ ੧ਪਸ, ੪, ੧ : ੨ (306) 
14. ਜੁਟੇ, ਲਗਦਾ 


“ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ। ” 
-- ਆਸਾ ੧, ਵਾਰ ੨੨ : ੧ (474) 
- ਰਾਮ ੩, ਵਾਰ ੧੯ਸ, ੧, ੨ : ੭ (956) 
15. ਲਗਦਾ, ਮਹਿਸੂਸ ਹੁੰਦਾ 
'ਪਹਿਰਉ ਨਹੀ ਦਗਲੀ ਲਗੈ ਨ ਪਾਲਾ। ” 
-- ਆਸਾ ਕਬ, ੨੩, ੧" : ੨ (470) 
16. ਲਗਨ ਤੇ, ਲਗਨ ਨਾਲ 
ਸਜਾਇ।” 


- ਵੰਡ ੪, ਵਾਰ ੪ਸ, ੩, ੧: ੨ (੨੧7) ' 


“ਸਾਚਿ ਲਗੈ ਤਾ ਹਉਮੈ ਜਾਈਐ। 


- ਸੂਹੀ ੫, ੨. ੨ : ੪ (7361 


17. ਟਿਕੈ 


ਸਤਿਗੁਰ ਮਨੂਆ ਨ ਲਗੈ। ” 
- ਮਾਰੂ ਪ. ਵਾਰ ੧੧ : ੧ (1098) 
ਲਗੋ -- ।. ਲਗਾ, ਜੁੜਿਆ 
ਵਰ ਤਤ ਤਿਨ 
ਨ ਲਗੋ ਧਿਆਨੁ।` 
- ਸਿਰੀ ੫. ਪਹ ੪, ੩ : ੫ (77) 
2. ਅਨੁਭਵ ਹੋਇਆ, ਜਾਪਿਆ 
`'ਗੁਰ ਕਾ ਸਬਦੁ ਲਗੋ ਮਨਿ ਮੀਠਾ।” 
-- ਗਉ ੫, ੧੦੭, ੩ : ੧ (187) 
3. ਲਾਇਆ ਹੈ 
“ਸਾਠ ਸੁਤ ਨਵਖੰਡ ਬਹਤਰਿ ਪਾਟੁ ਲਗੋ 
ਅਧਿਕਾਈ। ” 
-- ਗਉ ਕਬ, ੫੪, ੧ : ੨ (335) 
4. ਲਗਾ, ਵਜਿਆ 
“ਮੇਰੈ ਮਨਿ ਪ੍ਰੇਮ ਲਗੋ ਹਰਿ ਤੀਰ।” 
ਰ੍ ` ਗੋਂਡ ੪, ੬, ੧": ੧ (861) 
ਲੰਗੋਟੀ -- ਲਿੰਗ ਢਕਣ ਦਾ ਵਸਤਰ, ਲਿੰਗੋਟ, 
'ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ।” 
- ਸਲੋ ਕਬ, ੧੪੪ : ੨ (1372) 
_ਲੰਘਉ -- ਲੰਘ ਜਾਵਾਂਗਾ 


__ ਬਿਖੁ ਸੰਸਾਰ। ”-- ਸੋਰ ੫, ੩੮, ੧" : ੨ (618) 











2104 





ਲਘਾਇ 





ਲੰਘੀਆ - ਲੰਘਾਂਦਾ ਹੈ 
ਪਾਰਿ ਲੰਘਈਆ। ” 
ਰਾ ਅਸ ੧. ੪ : ੧ (833) 
ਲੰਘਸਿ -- 


"ਕਿਉ ਸਦ ਭਵਜਲੁ ਲੰਘਸਿ ਪਾਰਾ। ” 
- ਮਾਰੂ ੧. ਸੋਲਾ ੯, ਦ : ੨ (1029) 
ਲੰਘਹਿ -- ਲੰਘ ਜਾਏ 
`ਜਪ ਤਪ ਕਾ ਬੰਧੁ ਬੇੜਲਾ ਜਿਤੁ ਲੰਘਹਿ ਵਹੇਲਾ।”” 
- ਸੂਹੀ ੧, ੪. ੧ : ੧ (729) 
ਹਮ ਤਰਤੇ।” (ਲੰਘਦੀ ਹੈ) 


-- ਮਲਾ ੫, ੪, ੨ : ੨ (1267) 


ਰ੍ | < __ ਰ੍ 
“ਵਿਣੁ ਕਰਮਾ ਹਰਿ ਜੀਉ ਨ ਪਾਈਐ ਸ਼ਿਨੁ । ''. .“ਤ ਕਰਨਾ 


_ - ਮਲਾਂ ੧, ਵਾਰ ੨੧ਸ, ੧, ੪ : ੩ (1287) 
ਲੰਘਤਿ -- ਲੰਘ ਜਾਵੇ 
- ਸਸ ੫, ੫੪ : ੨ (1359) 


ਲੰਘਦਾ -- ਗੁਜਰਦਾ 
"ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ 
ਪਾਤਿਸਾਹੁ।”” _ -- ਸੋਰ ੪, ੧, ੪ : ੨ (604) 


"੧ (੧੯੦ 


ਲੰਘੰਦੇ -- ਲੰਘਦੇ, ਹੁੰਦੇ 

“ਛੈਲ ਲੰਘੰਦੇ ਪਾਰਿ ਗੋਰੀ ਮਨੂ ਧੀਰਿਆ।” 
ਰ੍ - ਆਸਾ ਫਰ, ੨. ੪: ੧ (4ਨਨ) 
ਲੰਘਨਹ -- ਲੰਘਿਆ ਜਾਣਾ 

“ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ 
ਲੁੰਘਨਹ। ” - ਸਸ ੫, ੫੮ :੪(1359) 
ਲੰਘਨਾ -- ਪਾਰ ਕਰਨਾ ਹੈ __ ਰ੍ 
“ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ 
ਜਾਇ।”  - ਮਾਰੂ ੫, ੧੧, ੨ : ੨ (1001) 
ਲੰਘਾ =- ਲੰਘਾਂ, ਪਾਰ ਕਰਾਂ ਰ 
''ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ।” 
ਰ - ਵਡ ੪. ਘੋੜੀ ੧, ੨ : ੨ (575) 
ਲਘਾਇ -- ਲੰਘਾ ਦਿੰਦਾ ਹੈ, ਕਰ ਦਿੰਦਾ ਹੈ 
"ਵਡਭਾਗੀ ਗੁਰੁ ਪਾਇਆ ਗੁਰ ਸਬਦੀ- ਪਾਰਿ 
_ਲਘਾਇ। ” 


ਲੰਘਾਇ 


2105 


੧ 


(ਜੀ ਤਦ ਤਜ ਮਾ 


-- ਸਿਰੀ ੪, ਵਣ ੧, ੩” : ੨ (82) 
ਲੰਘਾਇ -- ਲੰਘਾ ਦਿੱਤਾ, ਪਾਰ ਕਰ ਦਿੱਤਾ 
“ਜਾਗਾਤੀ ਮਿਲੈ ਦੇ ਭੇਟ ਗੁਰ ਪਿਛੇ ਲੰਘਾਇ ਦੀਆ। ” 
- ਤੁਖਾ ੪. ਛੰਤ ੪, ੪ : ੨ (1116) 
ਲੰਘਾਇਆ =- ਲੰਘਾ ਦਿੱਤਾ, ਪਾਰ ਕਰ ਦਿੱਤਾ, 
ਪਾਰ ਟੱਪਾ ਦਿੱਤਾ 
“ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ 
ਲੰਘਾਇਆ। ” 
- ਵੰਡ ੪, ਘੌੜੀ ੧, ੩ : ੬ ( 


ਲਘਾਈ -- ਲੰਘਾ ਦਿੱਤੀ 
“ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ 
ਤਿਸੁ ਪਾਰਿ ਲਘਾਈ। ” 
-- ਗਉਂ ੪, ਵਾਰ ੧ : ੩ (301) 
ਲੰਘਾਈ -- ਲੰਘਾ ਦਿੱਤੀ 
ਹਰਿ ਪਾਰਿ ਲੰਘਾਈ। ” 
-- ਆਸਾ ੧, ੧੫, ੧" : ੨ (353) 
ਲਘਾਈਐ -- ਕਟ ਸਕੀਦਾ/ਲੰਘਾ ਸਕੀਦਾ ਹੈ 


“ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੂ । ” 

-- ਸਲੋ ਫਰ, ੧੮ : ੨ (1378) 
ਲਘਾਏ -- ਲੰਘਾਏ, ਪਾਰ ਕੀਤੇ ___ 
“ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ 
ਇਨ ਬਿਧਿ ਦੁਤਰੁ ਤਰੀਐ।” 

-- ਗਉ ੩, ਛੰਤ ੪, ੧ : ੩ (245) 
_ਲੰਘਾਏ -- ਪਾਰ ਕਰਦਾ ਹੈ, ਲੰਘਾਂਦਾ ਹੈ। 
“ਪਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ 
ਸਮਾਵਾਂ।”” _ -- ਬਸੰ ੧, ੧੦, ੩ : ੨(1171) 
ਲੰਘਾਹੁ - ਲੰਘਾਂਦਾ ਹੈ _ 


ਲੰਘਾਹੁ । <- ਜੋਰ, ਸਕ ੩ ਬੋ (80 
ਲੰਘਾਵਏ -- ਲੰਘਾਂਦਾ ਹੈ ਰ 
ਲੰਘਾਵਏ। ” 
- - ਤੁਖਾਂ ੧, ਛੰਤ ੬, ੫ : ੩ (1113) 
ਲੰਘਾਂਵਹਿ =- ਲੰਘਾਂਦਾ ਹੈ ਰ 
“ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ 


ਕਾ ਸਚੁ ਬੇੜਾ।” 





-- ਮਾਰੂ ੫, ਸੋਲਾ ੧੦, ੮ : ੩ (1081) 
ਲੰਘਾਵਹੁ -- ਲੰਘਾਂਦੇ ਹੋ 
“ਕਿਉ ਕਰਿ ਸਾਥੁ ਲੰਘਾਵਹੁ ਪਾਰੇ । ” 
-- ਰਾਮ ੧, ਸਿਗੋ ੧੭ : ੪ (939) 
ਲਘਾਵਣਹਾਰੁ - ਪਾਰ ਕਰਨ ਵਾਲਾ, ਲੰਘਾਣ ਦੇ 
ਸਮਰਥ 
“ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ । ” 
-- ਸਿਰੀ ੧, ਅਸ ੩, ੩ : ੨ (54) 
ਲੰਘਾਵਣਹਾਰੁ -- ਪਾਰ ਕਰਨ ਵਾਲਾ, ਲੰਘਾਉਣ 
ਵਾਲਾ 
“ਭਵਜਲੁ ਸਬਦਿ ਲੰਘਾਵਣਹਾਰੂ । ” 
` ਰਮ ਸਿਗੋ ੪੩ : ੬ (946) 
ਲਘਾਵੈ -- ਕਰੇ 
“ਇਸ ਬੇੜੇ ਕਉ ਪਾਰਿ ਲਘਾਂਵੈ ।” 
-- ਗਉ ਕਬ, ੬੧. ੨ : ੪ (337) 
ਲੰਘਾਵੈ -- ਕਰੇ, ਪਾਰ ਕਰੇ _ ਰ 
ਹਰਿ ਪਾਰਿ ਲੰਘਾਂਵੈ ਜੀਉ।” 
- ਮਾਰੂ ੪, ੭, ੪ : ੩ (998) 
ਸੇਤੀ ਘਰਿ ਜਾਤੇ।” 
-- ਬਸੰ ੫, ੧੯, ੩ ! ੨ (1105) 
ਲੰਘਿ -- ਲੰਘ ਕੇ, 8 
ਰਿ ਸੋਫੀ 
- ਸੂਹੀ ੩, ਅਸ ੧, ੧੪ : ੧ (757) 
ਲੰਘਿਆ =- ਪਾਰ ਕੀਤਾ, ਟਪਿਆ 
- ਸੋਰ ੫, ਅਸ ੨, 2 : ੩ (641) 
ਲੰਘੀਐ -- ਪਾਰ ਕਰੀਦਾ ਹੈ, ਲੰਘੀਦਾ ਹੈ ` 
ਪਰਵਾਣੁ। ”' _-- ਸਿਰੀ ੧, ੨੨, ੪ : ੨ (22) 
ਲੰਘੇ -- ਲੰਘਦਾ ਹੈ, ਜਾਂਦਾ ਹੈ 
“ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ 
ਪਾਰਿ।” 


--'ਵੇਡ ੪, ਵਾਰ ੧੭ਸ, ੩, ੧ : ੪ (592) 


ਲੰਘੇ -- ਲੰਘਦਾ ਹੈ, ਪਾਰ ਹੁੰਦਾ ਹੈ 
“ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ 
ਸਬਦਿ ਤਰਾਏ।” ਰ੍ 





-- ਵੱਡ ੪, ਘੋੜੀ ੧, ੨ : ੪ (575) 


ਲਛਣ -- ਨਿਸਾਣੀਆਂ, ਗੁਣ 

“ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ।” 
- ਗਉ ੫, ਸੁਖ ਦਸ : ੩ (272) 

ਲਛਣੁ -- ਕਲੰਕ, ਬਦਨਾਮੀ ਰ 


ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ।” | 


ਜਾ `ਗਉਂ8, ਵਾਰ ਦਸ, ੪, ੨ : ੪ (303) 
ਲਛਮਣ -- _ਰਾਜਾ ਦਸ਼ਰਥ ਸੁਤ, ਰਾਮਚੰਦਰ ਜੀ 
ਦਾ ਛੋਟਾ ਭੁਰਾ _ 

“ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ।” 

- ਸਲੋ ੧, ੨੬ : ੧ (1412) 


ਲਛਮਣੂ - ਰਾਮਚੰਦਰ ਜੀ ਦਾ ਛੋਟਾ ਭਰਾ ਜੋ ਉਨ੍ਹਾਂ | 


ਨਾਲ ਬਨਬਾਸ ਗਏ ਸੀ_ 


“ਤਾ ਲੇ ਗਇਆ ਦਰਿਸਰੇ ਲਗਮਫੁ ਮੂਓ | 


-- ਸਲੋ ੧, ੨੫ : ੩ (1412) 


'ਸਰਾਪ।” 
ਲਛਮੀ -- ਮਾਇਆ, ਮਾਇਆ ਦੀ ਦੇਵੀ 


` ਲਜਿਆ -- ਇਜ਼ਤ 


ਮਹਿ ਜੇ ਮਰੈ।-- ਗੂਜ ਭ੍ਰਿਲੋ, ੨, ੧ : ੧ (526) 
“ਪੁਤ ਕਲਤ੍ਰ ਲਛਮੀ ਮਾਇਆ। ” (ਦੌਲਤ) 


ਲਜ -- ਸ਼ਰਮ, ਲਜਾ 
“ਜਨੋ ਨਾਨਕਾਕੀ ਲਜ ਖਾਤਿ ਗੁਰੂ ਹੈ ਸਿਰੁ ਬੋਢਿਓ 
ਸਤਿਗੁਰੁ ਆਗੇ।”_ ਰ੍ 


'-- ਗਉ ੪, ੬੨, ੫: : ੨ (172). ਰ੍ 


“ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ 
_ ਮੂਕੀ ਮਾਣ।” (ਲੋਕ ਲਾਜ) 
- _ = ਮਾਲੀ ੪, ੬, ੩ : ੨ (986) 
ਲਜਯਾ -- ਸ਼ਰਮ, ਲਜਾ 
“ਨਚ ਮਿਤ੍ਰ ਨਚ ਇਸਟੰ ਨਚ ਬਾਧਵ ਨਚ ਮਾਤ 
_ਪਿਤਾ ਤਵ ਲਜਯਾ। ” 


-- ਸਸ ੫, ੪੮ : ੩ (1358) 


ਲਜਾ -- ਇਜ਼ਤ 


“ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ 


_ - ਧਨਾ ਕਬ, ੪, ੩ : ੧ (692) | 


2106 ਰ੍ ਲਜੈ 





ਰਾਮ।”? - ਧਨਾ ੫, ੪੮, ੧ : ੨ (682) 


ਲਜਾਇ -- ਸ਼ਰਮ ਖਾ ਕੇ, ਸ਼ਰਮਿੰਦਾ ਹੋ ਕੇ 


“ਜਮੁ ਲਜਾਇ ਕਰਿ ਭਾਗਾ।” 
- ਸੋਰ ੫, ੬੮, ੧: ੪ (626) 
ਲਜਾਇਆ -- ਸ਼ਰਮਿੰਦਾ ਹੋ ਗਿਆ___ ਰ 
“ਬਿਰਹਾ ਲਜਾਇਆ ਦਰਸੁ ਪਾਇਆ ਅਮਿਉ 
ਢ੍ਸਟਿ ਸਿੰਚੰਤੀ।” 
- ਆਸਾਂ ੫, ਛੰਤ ੧੨, ੧ : ੫ (460) 
। ਲਜਾਈ -- ਸ਼ਰਮਿੰਦਾ ਹੁੰਦੇ ਹਨ 
“ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ 
ਲਜਾਈ।” _-- ਮਲਾ ੪, ੭,੨:੧(1265). 
ਲਜਾਈਐ -- ਸ਼ਰਮ ਕਰੀਏ_ 
“ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ 
_ ਮਨੁ _ਪਾਗੀਐ।” 
`_= ਬਿਲਾ ੫, ਛੰਤ ੨, ੨ : ੪ (846) 
ਸਾ ਸ਼ਰਮਿੰਦਾ ਹੋਣਾ, ਲਜਿਆਵਾਨ ਹੋਣਾ 
ਪਤਿਤ ਰ੍ 
-- ਗਉ ਕਬ, ੪੪, ੬ : ੨ (332) 
ਲਜਾਵਉ -- ਸ਼ਰਮਾਂਦਾ ਹਾਂ, ਸ਼ਰਮ ਆਉਂਦੀ ਹੈ 
“ਹਰਿ ਮਾਗਉ ਆਨ ਲਜਾਵਉ।” _ _ ਰ੍ 
- ਆਸਾ ੫, ੧੨੧, ੧” : ੧ (401) ` 
“ਚਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ 
ਹਹਿ' ਪ੍ਰਭ ਲਜਿਆ। ” ਰ੍ 


-- ਕਾਨ 8, ਵਾਰ 2 : ੪ (1316) 


ਰਿ 11111 
_ਲਜੁ -- ਰਸੀ ਰ 
ਭਾਈ ਰੇ।” `- ਗਉ੧; ੧੬, ੨: ੨(156) 
“ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੂ।”” 
_ (ਖੂਹ ਵਿਚੋਂ ਪਾਣੀ ਕਢਨ ਵਾਲੀ ਰਸੀ) 
`_-- ਸਲੋ ਫਰ, ੬੮ : ੧ (1381) 
ਲਜੈ -- ਲਾਜ (ਕਲੰਕ) ਲਾਉਂਦਾ ਹੈ 


ਲਜ 2107 ਲ੍ਥੂ' 





-- ਬਸੰ ਨਾਮ, ੧, ੧ : ੨ (1195) 
ਲਜੋ -- ਸ਼ਰਮ ਨਾਲ, ਲਜਾ ਨਾਲ 
“ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖਿ 
ਰਿ 
ਲੰਵੂ -- 1. ਪ੍ਰਕਾਸ਼ ਕਰਾਂ 
ਸਿ ਬਿ ਜਾਰ ਧਿਦ ਬਿ 

ਸਤਸੰਗਤਿ ਮਿਲਿ ਬੁਧਿ ਲੰਵੁ । 
.. -- ਬਸੰ ੪. ੭, ੩ : ੧ (1179) 
2. ਪ੍ਰਕਾਸ਼ ਲਈ 
“ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ 
ਦੇਵਹੁ ਹਰਿ ਲੰਵੁ।” 

-- ਬਸੰ ੪. ੭,੪:੧(1179) 
ਲਟ -- ਲਿੱਟ, ਵਾਲਾਂ ਦਾ ਸਮੂੰਹ, ਕੇਸਾਂ ਦੀ ਜਟਾ 
“ਲਟ ਛੂਟੀ ਵਰਤੈ ਬਿਕਰਾਲ। ” 

- ਭੈਰ ਕਬ, ਅਸ ੨, ੫ : ੩ (1163) 


“ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ 


ਜਾਈ।” (ਸ਼ਬਦਾਰਥ ਅਰਥ 'ਲੜ ਛੂੜਾ ਕੇ 
ਕਰਦਾ ਹੈ) -- ਆਸਾ ਕਬ, ੯, ੩ : ੨ (47੧) 


-.``= ਸੂਹੀ ੫, ੯, ੧ : ੨ (739) 

ਲਟਰੀ -- ਖਿਲਰੀਆਂ ਲਿੱਟਾਂ ਵਾਲੀ, ਕਰੂਪ 
“ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ 
_ਢੁਲਿ ਮਿਲੀ।” -- ਦੇਵ 8, ੨, ੧ : ੨ (527) 
ਲਡਾਇ -- ਕਰੇ ਰ ਰ 
“ਲਾਡਲੇ ਲਾਡ ਲਡਾਇ ਸਭ ਮਹਿ ਮਿਲੂ ਹਮਾਰੀ 

ਹੋਇ ਗਤੇ।” 

_ -- ਬ਼ਿਲਾ ੫, ਛੰਤ ੩, ੪ : ੪ (847) 


ਲਡਾਇਓ -- ਕਰਦਾ ਹੈ 


ਰੇ ਪ੍ਰਤਿਪਾਲ ਬਾਚਿਕ ਕੀ ਨਿਆਈ ਜਨ ਕਉ ਉ 


ਲਾਡ ਲਡਾਇਓ। ” 

- ਗੂਜ ੫, ੧੨, ਪਿ 
` “ਤੇਰੈ ਤੇ ਨਰਸ ਮਿਆਰੀ ਨੌ ਨਤ ਲਇਆ 
` -- ਸਿਰੀ ੫, ੯੭, ੧ : ੧ (51) 
ਲਡਾਵਹ -- ਕਰਦੇ ਹਾਂ 

“ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ 


੨ (498) 





` ਸਾਰ ੫, ੨, ੧? 2 1 1੨02) 





ਗਹੀਰਾ।” 

ਲਡੇ -- 
“ਸਾਥ ਉਸ ਤਿਨ ਨਾਠੀਆ ਭੀੜ ਘਣੀ 
ਦਰੀਆਉ ।” 

-- ਮਾਰੂ ੧, ਅਸ ੧੦, ੩ : ੨ (1015) 
ਲਤਾ -- (ਸੰ. ਜਗ) ਸਾਖ, ਵੇਲ 
“ਲਤਾ ਬਲੀ ਸਾਖ ਸਭ ਸਿਮਰਿਹ ਰਵਿ ਰਹਿਆ 

ਸੁਆਮੀ ਸਭ ਮਨਾ। ” 

- ਮਾਰੂ ੫. ਸੋਲਾ ੮, ੪ : ੩ (1079) 
ਲਤਾੜੀਅਹਿ -- ਪੈਰਾਂ ਹੇਠ ਮਿਧਨਾਂ/ਕੁਚਲਣਾ 
“ਇਕ ਛਿਜਹਿ ਬਿਆ ਲਤਾੜੀਅਹਿ। ” 

-- ਸਲੋ ਫਰ, ੧੬ : ੩ (1376) 
ਲਤੀਫੁ -- (ਫਾ. ਲਤੀਫ਼) ਬਾਰੀਕ __ 
“ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ 
ਲੇਖ।”” - ਸਲੋ ਫਫ਼, ੬ : ੧ (1376) 
ਲਥਾ -- ਉਤਰਿਆ, ਦੂਰ ਹੋਇਆ 
“ਜੀਇ ਸਮਾਲੀ ਤਾ ਸਭੁ ਦੁਖੁ ਲਥਾ। ” ਰ 
-- ਮਾਝ ੫, ੧੫, ੨ : ੨ (99) 
ਲਥਿਅੜੇ -- ਲਹਿ ਗਏ, ਉਤਰ ਗਏ 
_ਪਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ 
” ਰਿ ਆਂ ਰਾਮ/ਿੰ 

-- ਵੰਡ ੪. ਛੰਤ ੪, ੨ : ੨ (574) 
ਲਥੀ -- ਦੂਰ ਹੋਏ, ਲਹਿ ਗਏ 
“ਜੇ ਜੀਵੈ ਪਤਿ ਲਥੀ ਜਾਇ। ” 

-- ਮਾਝ ੧, ਵਾਰ ੧੦ਸ, ੧, ੧ : ੩ (142) 

“ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ 
ਹੋਰ।” ਰ੍ 

ਰ - ਸੂਹੀ ੩, ਵਾਰ ੧੨ਸ, ੧, ੨ : ੨ (769) 

“ਚਿੰਤ ਲਥੀ ਭੇਟੇ ਗੋਬਿੰਦ।” (ਉਤਰੀ, ਮੁਕ ਗਈ) 

``-- ਬਸੰ ੫, ੧, ੧ : ੪ (1180) 

ਲਥੁ -- ।. ਲਾਹੁਣ ਵਾਲਾ, ਦੂਰ ਕਰਨ ਵਾਲਾ 
“ਗੁਰ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਬੁ । ” 
-- ਸਿਰੀ ੫. ੫੦. ੩ : ੪ (50) 
2. ਉਤਰ ਗਿਆ, ਦੂਰ ਹੋਇਆ 
“ਪ੍ਰਭ ਸਦਾ ਸਲਾਮਤਿ ਮਿਤ੍ਰ ਤੂ ਦੁਖੁ ਸਬਾਇਆ 
ਲਬੁ।” 
-- ਗਉਂ ੪. ਵਾਰ ੩੨ਸ, ੫, ੧ : ੨ (317) 


ਲੱਦੇ ਹੋਏ 


-- ਰਾਮ ੫, ੬, ੩ : ੨ (884) 





ਲਧੀ 





ਲ੍ਥੇ ਰ 2108 
ਲਥੇ -- ।. (ਅਖਾੜੇ ਵਿਚ) ਉਤਰੇ, ਪ੍ਰਵੇਸ਼ ਕੀਤਾ, 
ਆਏ 
“ਮਲ ਲਥੇ ਲੈਦੇ ਫੇਰੀਆ।” 


- ਸਿਰੀ ੫, ਅਸ ੨੯, ੧੮ : ੨ (74) 


“ਐਲ ੧, ਵਾਰ ੪ : ੧ : 2. 61280) 
2. ਦੂਰ ਹੋਏ, ਮਿਟ ਗਏ 
_- ਭੈਰ ੫, ਅਸ ੩, ੩ : ੨ (1157) 
ਲਥੋ -- ਦੂਰ ਹੋਇਆ 
“ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ।” 


-- ਗਉਂ ੫, ਵਾਰ ਪਸ, ੫, ੧ : ੨ (319) 


<< ਲੱਤੇ-ਹੌਲੇ 
ਮਰਿ ਜਰ 
ਭਾਰਿ ਲਦਾਈ ਹੇ।” 
- ਮਾਰੂ ੧, ਸੋਲਾ ੫, ੮ : ੩ (1025) 
ਲਦਿੰ -- ।. ਲਦ ਕੇ 


"ਵਖਰੁ ਨਾਮੁ ਲਢਿ ਖੇਪ ਚਲਾਵਹੁ।” 
- ਆਸਾਂ ੫, ਅਸ ੧, ੬ : ੧ (430) 
2. ਤੁਰ ਗਏ, ਕੂਚ ਕਰ ਗਏ ਭਾਵ ਮਰ ਗਏ 
"ਤੇ ਪਾਸਹੁ ਓਇ ਲਦਿ ਗਏ ਤੂੰ ਅਜੈ ਨ 
ਪਤੀਣੋਹਿ। ”-- ਸਲੋ ਫਹ, ੭੩ : ੨ (1381) 
ਲਦਿਅੜਾ -- ਲਦਿਆ ਹੈ 
“ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ 
ਲਦਿਅੜਾ ਹਰਿ ਰਾਸਿ।” 
- ਸਿਰੀ 8, ਵਣ ੧, ੬ : ੨ (82) 
ਲਦਿਆ -- ।. ਵਸਤ ਨੂੰ ਲੈ ਜਾਣ ਲਈ ਪਸ਼ੂ 
_ਅਥਵਾ ਗੱਡੇ ਆਦਿ ਉਪਰ ਰਖਿਆ 
ਨੋੜਿ ਨ ਆਇਆ।” 

-- ਗਊਂ ੪. ੪੫, ੨ : ੨ (165) 
ਮਨ ਤੂੰ ਗਾਰਬਿ ਅਟਿਆ ਗਾਰਬਿ ਲਦਢਿਆ 
ਜਾਹਿ।” (ਭਾਵ ਭਾਰ ਚੁਕ ਕੇ) 

- ਆਸਾ ੩, ਛੰਤ ੭, ੬ : ੧ (441) 
“ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ।” 
(ਭਾਵ ਚੁਕਿਆ) 








- ਗੂਜ ੩, ਵਾਰ ੩ : ੨ (509) 
2. ਕੂਚ ਕੀਤਾ, ਤੁਰ ਪਇਆ 
'ਮਰਗ ਸਵਾਈ ਨੀਹਿ ਜਾਂ ਭਰਿਆ ਤਾਂ 
ਲਦਿਆ। ” -- ਸਲੋ ਫਰ, ੮ : ੨ (1376) 
ਲਦੀਅਹਿ -- ਸਮਾਨ ਢੋਣ ਲਈ ਗਡੇ/ਪਸ਼ੂ ਆਦਿ 
ਉਪਰ ਰਖੀਏ 
"ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ 
ਸਾਥ। ” 

- ਆਸਾ ੧, ਵਾਰ ੯ਸ, ੧, ੧ : ੧ (467) 
ਲਦੇ -- ਢੋਣ ਲਈ ਪਸ਼ੂਆਂ/ਗੱਡਿਆ ਆਦਿ ਉਪਰ 
ਰਖੇ 

ਸਵਲੀ।” -- ਸਿਰੀ ੫, ਛੰਤ ੨, ੩ : ੧ (79) 
ਲਧਮੁ -- ।. ਲਭਾ ਹੈ 
ਹਰਿ ਨਾਮਾ।” 

- ਗੂਜ ੫, ਵਾਰ ੭ਸ, ੫, ੨ : ੧ (੨19) 

2. ਪ੍ਰਾਪਤ ਕੀਤਾ ਹੈ 
“ਤੇਡੈ ਸਿਮਰਣਿ ਹਭੁ ਕਿਛੁ ਲਥਮੁ ਬਿਖਮੁ ਨ 
ਡਿਠਮੁ ਕੋਈ। ” 

- ਗੂਜ ੫, ਵਾਰ ਦਸ, ੫, ੨ : ੧ (520) 
ਲਥੜਾ -- ਲਭ ਲਿਆ, ਪ੍ਰਾਪਤ ਕਰ ਲਿਆ 
“ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੂ ਲਥੜਾ 

ਨਾਲਿ।” _-- ਗਉ ੪, ਕਰ ੨, ੮: ੨ (235) 
ਲਧੜੀਆ -- ਲਭੀਆਂ 
"ਨਾਨਕ ਲਧੜੀਆਤਿੰਨਾਹ ਜਿਨਾ ਭਾਗੁ 
ਮਥਾਹੜੈ ।” 

- ਮਾਰੂ ੫, ਵਾਰ ੨੧ਸ, ੪.2੭੨੧੧੧0]] 

ਲਧਾ -- ਲਭਾ ਹੈ 
ਲਧਾ ਭਾਲਿ ਜੀਉ।”? ਰ੍ 
- ਸਿਰੀ ੫, ਅਸ ੨੯, ੨੧ : ੩ (74) 
ਲਧਿਆ -- ਲਭਿਆ 
"ਵਿਣੁ ਗੁਰ ਕਿਨੈ ਨ ਲਧਿਆ ਅੰਧੈ ਭਉਕਿ ਮੁਏ 
ਕੂੜਿਆਰਾ। ” -- ਮਾਝ ੧, ਵਾਰ ੭ : ੩ (141) 
ਲਧੀ -- ਲਭੀ _ 
"ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ।” 


< 


ਲਧੀਆਂ 2109 ____ ਲਪਟਾਏ 
`-- ਗੁਜ ੩. ਵਾਰ ੧ਪਸ, ੩, ੨ : ੧ (514) । "ਮੋਹ ਝੁਠੁ ਪਸਾਰਾ ਝੂਠ ਕਾ ਝੁਠੇ ਲਪਟਾਇ। ” 











ਲਧੀਆ -- ਲਭੀ ਭਾਵ ਕੀਤੀ (ਚੰਬੜਿਆ ਹੋਇਆ ਹੈ, ਫਸਿਆ ਹੋਇਆ ਹੈ, 
“ਕਦ ਹੀ ਸੁਰਤਿ ਨ ਲਧੀਆ ਮਾਇਆ ਲਿਪਟਿਆ ਹੋਇਆ ਹੈ) 
ਮੋਹੜਿਆ। ?-- ਗਉ ੫, ੧੬੯", ੧ : ੨ (217) - ਗਉ ੪, ੪੭, ੩ : ੨ (166) 
“ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ।” | _``ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਣਾਇ। ” 
(ਲਭ ਸਕਨਾ) '(ਚੰਬੜਦਾ ਹੈ) 
- ਮਾਰੂ ੩, ਵਾਰ ੯ਸ, ੩, ੧ : ੪ (1089) -- ਰਾਮ ੩, ਵਾਰ ੧ਸ, ੩, ੨ : ੪ (947) 
ਲਧੇ -- ਲਭ ਲਏ, ਪ੍ਰਾਪਤ ਕੀਤੇ 2. ਖਚਿਤ ਹੋ : ਲਿਪਟ ਕੇ 
“ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ।” "ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ 
-- ਸਿਰੀ ੫, ਛੰਤ ੩, ੩ਡ : ੨ (80) ਲਪਟਾਇ ਜਰੇ। ` 
“ਜੋ ਦਿਹ ਲਥੇ ਗਾਣਵੇ ਗਏ ਵਿਲਾੜਿ ਵਿਲਾੜਿ।” ! - ਬਿਲਾ ੫, ੯੬, ੧ : ੨ (823) 
(ਪਾਪਤ ਕੀਤੇ ਭਾਵ ਮਿਲੇ) ਰ੍ 3. ਫਸੇ ਹਨ, ਖਚਿਤ ਹਨ 
-- ਸਲੋ ਫਰ, ੫੬ : ੨ (1380) "ਤੀਨਿ ਭਉਨੇ ਲਪਣਾਇ ਰਹੀ ਕਾਚ ਕਰਮਿ ਨ 
ਲਧੋਵਾਰੇ -- ਲਭਣ ਵਾਲੇ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ 
“ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਮਹਾ ਸਾਗਰ ਹੋਹੇ।” 
ਲਧੋਵਾਰੇ।`”` - ਸਾਰ ੫, ੧੩੯, ੧ : ੧ (1231) 


- ਗਉ ੪. ਵਾਰ ੨ਯੋਸ, ੪. ੧ : ੩ (312) ਲਪਟਾਇਓ -- ਲਪਟਦਾ, ਖਚਤ ਹੁੰਦਾ, ਚੰਬੜਦਾ 

ਲੰਪਟ -- ।. (ਸੰ. ਜਾਧਟ) ਵਿਸ਼ਈ, ਵਿਸ਼ਿਆਂ ਵਿਚ [ _`ੋ ਅਨਰਸ ਨਾਹੀ ਲਪਟਾਇਓ। ” 
ਡੁਬਾ ਹੋਇਆ - ਗਉ ੫, ੧੦੨, ੨ : ੨ (186) 

“ਲੰਪਟ ਚੋਰ ਨਿੰਦਕ ਮਹਾ ਤਿਨਹੁ ਸੰਗਿ ਬਿਹਾਇ।” [ ਲਪਟਾਇਆ - ਖਚਿਤ ਹੋਇਆ __ 
-- ਗਉ ੫. ਬਾਅ ੫੨ : ੬ (261) ! "ਕਪੜਿ ਭੌਗਿ ਲਪਟਾਇਆ ਸੁਇਨਾ ਰੁਪਾ ਖਾਕੁ । 
2. ਡੁਬ ਜਾਂਦੇ ਹਨ, ਲਪਟ ਵਿਚ ਆ ਜਾਂਦੇ ਹਨ -- ਸਿਰੀ ੫, ੭੧, ੨ : ੧ (42) 
“ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ | ਲਪਣਾਈ -- ।. ਮਸਤ ਹੋਏ, ਖਚਿਤ ਹੋਏ, __ 
ਕਲੋਲਤੇ।'` _-- ਸਸ ੫, ੪੮ : ੧(1358) | ਮਗਨ ਭਏ ਊਹਾ ਸੰਗਿ ਮਾਤੇ ਓਤਿ ਪੌਤਿ 
ਲਪਟਹੀ -- ਲਿਪਟੀ (ਚੰਬੜੀ) ਹੋਈ ਹੈ ___ਲਪਟਾਈ। ” -- ਬਿਲਾ ੫, ੮੭, ੧ : ੨ (੧21) 
“ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ 2. ਚੰਬੜੀ ਹੈ ਨੀ 
ਲਪਟਹੀ।”` _- ਗੁਜ ੫. ੧੪, ੨ : ੧(439) | ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ 








_ਲਪਟਤ -- ਖਚਿਤ, ਲਿਪਟੇ _ ਲਪਣਾਈ। ” 
“ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ। ” -- ਬਿਲਾ ਕਬ, ੩, ੨ : ੨ (8੨5) 
- ਗਉ ੫, ਬਾਅ ੩੦ : ੬ (256) 3. ਫਸਿਆ ਹੈ 
ਲਪਟਾਉ -- ਚੰਬੜਦਾ ਹਾਂ, ਲਿਪਟਦਾ ਹਾਂ __ "ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ 
“ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਣਾਈ।” 
ਲਪਟਾਉ।  -- ਸੂਹੀ ੫. ੪੩, ੧: ੨ (745) , ਨਾ” ਸਿ... ਕਤ 
ਲਪਟਾਇ -- ।. ਚੰਬੜੀ ਹੈ ਲੰਪਣਾਈ -- ਖਚਿਤ ਹੋਣਾ ਰਮ 
“ਤੀਨੇ ਲੋਅ ਵਿਆਪੰਤ ਹੈ ਅਧਿਕ ਰਹੀ 'ਹਉਮੋ ਧੰਧੁ ਛੋਡਹੁ ਲੰਪਣਾਈ। ਰ 
ਲਪਟਾਇ । ” ਰ੍ - ਮਾਰੂ ੧, ਸੋਲ ੬, ੮ : ੨ (1026) 
-- 'ਸਿਰੀਂ ੩, ਅਸ ੨੧. ੫: ੭6੭) | ਲੈੱਮੰਣਾਲ - 1. ਚਸਲਦਾ 


ਲਪਟਾਹਿ 
ਨਾਦ ਅਮਰ ਦਲ ਲਾਣ-ਬ=ਾਣਣਾ- ਅਦਾ 


- ਸਿਰੀ ੪, ਪਹ ੩, ੨ : ੪ (76) 
2. ਫਸੇ ਹੋਏ _ 
-- ਗਉ ੫, ੭੮, ੧ : ੩ (178) 


ਲਪਟਾਹਿ -- ਚੰਬੜਦਾ ਹੈ 


“ਛਾਡਿ ਛਾਡਿੰ ਸਗਲੀ ਗਈ ਮੂੜ ਤਹਾ ਲਪਟਾਹਿ।” 


-- ਗਉ ੫. ਬਾਅੰ ੧੯ : ੬ (254) 
ਲਪਟਾਹੀ -- ਲਿਪਟਦਾ/ਚੰਬੜਦਾ ਹੈ 
“ਜੋ ਸੰਗਲ ਤਿਆਗਿ ਏਕਹਿ ਲਪਟਾਹੀ। ” 

- ਗਉ ੫, ਬਾਅ ੨੮ : ੨ (256) 
ਲਪਟਾਣਾ -- ਪਲਚਨਾ, ਲਿਪਟਨਾ 
“ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ 
ਲਪਟਾਣਾ। ” _-- ਰਾਮ ੫, ੧, ੩ : ੨ (੧੧3) 
ਲਪਟਾਣੀ -- ਲਿਪਟਦੀ ਹੈ, ਚੰਬੜਦੀ ਹੈ 
"ਸੰਗੀ ਜੋਗੀ ਨਾਰਿ ਲਪਟਾਣੀ। ” 








- ਮਾਰੂ ੫. ਸੋਲਾ ੨. ੧ : ੧(1072) 


ਲਪਟਾਧੇ -- ਖਚਿਤ ਸਨ, ਲਪਟੇ ਹੋਏ ਸਨ 
ਲਪਟਾਧੇ । ` -- ਆਸਾ ੫, ੧੨੬, ੩ : ੧ (403) 
ਲਪਟਾਨਾ -- ।. ਖਚਿਤ ਹੈ, ਉਲਝਿਆ ਪਿਆ ਹੈ, 
ਰ੍ ਫਸਿਆ ਪਿਆ ਹੈ. 
“ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ 
ਸਿਉਂ ਲਪਟਾਨਾ। ” 
-- ਗਉ ਕਬ, ੪੫, ੪ : ੨ (332) 
` 2. ਲਿਪਟ' ਕੇ, ਚੰਬੜ ਕੇ 
“ਅੰਤ ਕੀ ਬਾਰ ਮੂਆ ਲਪਣਾਨਾ। ” 
-- ਭੈਰ ਨਾਮ, ੪, ੧ : ੪ (1165) 
ਲਪਟਾਨੀ -- ਲਿਪਟਨ ਲਈ ਉਤੇਜਿਤ ਭਾਵ 
ਲੁਭਾਇਮਾਨ 
“ਦੇਖਿ ਰਤਨੁ .ਇਹੁ ਮਨੁ ਲਪਟਾਨੀ।” 

- ਆਸਾ ੫, ੬. ੧ ; ੪ (372) 
“ਅਬ ਗੁਰੂ ਪਾਇਓ ਹੈ ਸਹਜ ਸੁਖਦਾਇਕ ਦਰਸਨੁ 
ਪੇਖਤ ਮਨੁ ਲਪਟਾਨੀ।”” (ਉਸ ਨਾਲ ਚੰਬੜ 
ਗਿਆ ਹੈ; ਲਿਪਟ ਗਿਆ ਹੈ, ਉਸ ਪ੍ਰਤੀ 
ਲੁਭਾਇਮਾਨ ਹੋ ਗਿਆ ਹੈ) 

-- ਕੋਢਾ ੫, ੧: ੨ : ੧ (1119) 








2110 








ਲਪਟਿਆ 
ਲਪਟਾਨੈ => ਚੰਬੜ ਰਿਹਾ ਹੈ 
“ਅਚੇਤ ਬਿਵਸਥਾ ਮਹਿ ਲਪਣਾਨੈ । ” 
` ਸੂਹੀ ੫, ੧੬, ੧”: 5 (740) 


_ਲਪਟਾਨੋ -- ਖਚਿਤ ਹੋ ਗਿਆ, ਲਗ ਗਿਆ 


“ਨਾਰਦ ਕਹਤ ਸੁਨਤ ਧੂਅ ਬਾਰਿਕ ਭਜਨ ਮਾਹਿ 


ਲਪਟਾਨੋ। _-- ਬਿਲਾ ੯, ੧. ੧ : ੨ (830) 
ਉ -- ਚੰਬੜਾਂ 


“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ 
ਨਾ ਲਪਟਾਵਉ। ” 
-- ਧਨਾ ਲਾਮ, ੨. ੩ : ੧ (693) 
ਲਪਟਾਵਏ -- ਲਿਪਟ ਰਿਹਾ ਹਾਂ, ਫਸਿਆ ਹੋਇਆ 
ਹਾਂ 
>ਾ ਏ।” 
- ਆਸਾ ੫, ਛੱਤ ੮, ੨ : ੪ (456) 
ਲਪਟਾਵਹਿ -- ਚੰਬੜਦਾ ਹੈ 
`'ਤੂੰ ਕਿਆ ਲਪਣਾਵਹਿ ਮੂਰਖ ਮਨਾ। ” ੍ 
ਰ - ਗਉ ੫, ਸੁਖ ੧੯, ਪ : ੨ (28੧) 
ਲਪਟਾਵੈ -- ਚੰਬੜਦਾ ਹੈ 
“'ਬਿਨਸਿ ਜਾਇ ਤਾਹੂ ਲਪਟਾਂਵੈ।” 


-- ਗਉ ੫, ੭੮, ੧੯:੨(178) 


`.| ਲਪਟਿ -- ।. ਖਚਿਤ ਹੋ ਕੇ 


“ਲਲਾ ਲਪਟਿ ਬਿਖੈ ਰਸ ਰਾਤੇ ।”” 

- ਗਉ ੫. ਬਾਅ ੧੧ :-੧ (252) 

2. ਖਚਿਤ ਹੋਣਾ, ਚੰਬੜਨਾ, ਫਸਨਾ. _ 
ਰੇ - ਗਉਂ ੫, ਸੁਖ ੫, ੩ : ੬ (266) 
ਲਪਟਿਓ -- ।. ਫਸਿਆ ਹੋਇਆ, ਖਚਿਤ ਹੋਇਆ, . 

ਉਲਝਿਆ 

- ਗਊ ੫, ੭੮, ੨ : ੨ (176) 
ਮੋਹ ਮਗਨ ਲਪਣਿਓ ਭ੍ਰਮ ਗਿਰਹ।” (ਉਲਝੇ 
ਰਹੀਦਾ ਹੈ) _-- ਰਾਮ ੫, ੩੨, ੪ : ੩ (893) 
ਸੰਗ।” -- ਗਉ ੫. ਬਾਗ ੪੧ੋਸ : ੧ (258) 
। ਲਪਟਿਆ =- ਵਸਿ, ਉਲਵਿਸਮ ਖਚਿਤ ਹੋਇਆ 


੪੧ 


ਲੀਪਦੂ 





ਸਰ" ਲੋ 


੫ 


“ਪੁਤ੍ਰ ਕਲਤਿਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ | ਗੁਰ ਗੋਪਾਲ ਭਏ ਕ੍ਰਿਪਾਲ ਲਬਥਿ ਅਪਨੀ 


-- ਸਿਰੀ ੫, ਪਹ ੪, ੩ : ੨ (77) 
ਲੰਪਟੁ -- ਖਚਿਤ (ਸੰਸਾਰਕ ਪਦਾਰਥਾਂ ਵਿਚ) 
“ਸਿਖ ਕਰੇ ਕਰਿ ਸਬਦੂ ਨ ਚੀਨੈ ਲੰਪਣੁ ਹੈ 

ਬਾਜਾਰੀ।” ਰ 

- ਮਾਰੂ ੧, ਅਸ ੭, ੬ : ੩ (1013) 
ਲਪਟੇਰਾ -- ਚੰਬੜਦਾ ਹੈ 

-- ਗਉਂ ੫, ੮੨, ੧: ੨ (160) 
ਲਪਟੈ -- ਚੰਬੜਿਆ ਰਹਿੰਦਾ ਹੈ, ਫਸਿਆ ਰਹਿੰਦਾ 

ਹੈ. 

-- ਬਿਲਾ ੧, ਥਿਤੀ ੧੪ : ੫ (640) 
_ਲਪੇਟੇ -- ਲਪੇਟਿਆ/ਵਲਿਆ ਹੋਇਆ 
“ਕਬੀਰ ਗਰਬੁ ਨ ਕੀਜੀਐ ਚਾਮ ਲਪੇੇ ਹਾਡ।” 

- ਸਲੋ ਕਬ, ੨ 2੧01 366) 
ਲਫਜ -- (ਫਾ. ਲਫ਼ਜ਼) ਸ਼ਬਦ, ਬੋਲ ਭਾਵ ਹੁਕਮ 
“ਭਿਸਤ ਪੀਰ ਲਫਜ ਕਮਾਇ ਅੰਦਾਜਾ। ” 

- ਮਾਰੂ ੫, ਸੋਲਾ ੧੨, ੫ : ੨ (1084) 
ਲਬ -- ਲਾਲਚ ਰ੍ 
ਦਇਆਲਾ।” ਸੇ 
- ਆਸਾਂ ੧, ਛੰਤ ੨. ੩, 
“ਕਹੁ ਨਾਨਕ ਮਰ ਪੂਰੇ ਮਨੋਰਥ ਸਾਧ ਸੰਗਿ ਤਜਿ 
_ਲਬਹੂੰ । ” == ਦੈਵ ੫, ੪, ੨ ! ੨ (529) 
ਲਬਧ -- ਲਕਦੀ ਹੈ, ਪ੍ਰਾਪਤ ਹੁੰਦੀ ਹੈ 
ਨਾਨਕ ਲਬਧ ਕਰਮਣਹ। ” 
` -- ਗਾਥਾ ੫, ੨੧ : ੨ (1361) 


ਲਬਧਿ -- ।. ਜੋ ਪ੍ਰਾਪਤ ਕਰਨਾ ਸੀ, ਪ੍ਰਾਪਤੀ, 


: ੫ (437) 


___ ਲਾਭ 
“ਲਬਧਿ ਆਪਣੀ ਪਾਈ।” 
=- ਸੋਚ ੫, ੫੧, ੨: ੩. (621) 
2. ਭਾਗ (ਸ਼ਬਦਾਰਥ), ਪਰਾਂਲਬਧ (ਨਿਰਣੈ), 
ਜਿਸ ਨੂੰ ਲਭਦੇ ਸੀ (ਦਰਪਣ) 
“ਸੰਤਨ ਕੈ ਚਰਨ ਲਾਗੇ ਕਾਮ ਗ੍ਰੋਧ ਲੋਭ ਤਿਆਗੇ 





ਪੀ” 

-- ਸਾਰ ੫, ੧੩੨, ੧ : ੧ (1230) 
ਰਿ ਲਭ ਲਈ, ਲਭੀ 
“ਅਬ ਮੋਹਿ ਲਬਧਿਓ ਹੈ ਹਰਿ ਟੇਕਾ।” 

- ਸਾਰ ੫, ੨੭, ੧“ : ੧ 
ਲਬਧਿਅੰ -- ਲਭਦੀ ਹੈ 
“ਲਬਧਿਅੰ ਸਾਧ ਸੰਗੇਣਿ ਨਾਨਕ ਵਡਭਾਗੀ ਭੇਟੀਤ 
ਦਰਸਨਹ।” _-- ਗਾਥਾ ੫, ੨੧ : ੨ (1361) 
ਲਬਧੇਣਿ -- ਲਭਦੇ ਹਨ 
“ਲਬਥੇਣਿ ਸਾਧ ਸੰਗੇਣਿ ਨਾਨਕ ਮਸਤਕਿ 
ਲਿਖ੍ਣ8।” _- ਗਾਥਾ ੫, ੨੨ : ੨ (1361) 
ਲਬਧੋ -- ਲਭਦਾ ਹੈ, ਪ੍ਰਾਪਤ ਹੁੰਦਾ ਹੈ 
“ਹਰਿ ਲਬਧੋ ਮਿਤ੍ਰ ਸੁਮਿਤੋ। ”- 

-“ ਗਾਥਾਂ ਖ. ਹੁ ੧ (1361) 
ਲਬਧ੍‌ੰ -- ਲਭਦਾ ਹੈ, ਪ੍ਰਾਪਤ ਹੁਦਾ ਹੈ 
“ਰਹੰਤ ਸੰਗ ਭਗਵਾਨ ਸਿਮਚਣ ਨਾਨਕ ਲਬਬ੍ 
ਅਚੁਤ ਤਨਹ।”” _-- ਸਸ ੫, ੧ : ੪ (1354) 
ਲਬਧਿੰ - ਪ੍ਰਾਪਤ ਹੁੰਦਾ ਹੈ, ਲਭਦਾ ਹੈ 
“ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਬਿੰ 
ਸਾਧਸੰਗਿ ਕ੍ਰਿਪਾ ਪ੍ਰਭੰ।” ਰ 


-- ਸਸ ੫, ੩੫ : ੫ (1357) 


੧ (1209) 


 ਲਬਿ -- ਲਾਲਚ 


“ਧਨਿ ਜੋਬਨਿ_ ਜਗੁ ਠਗਿਆ ਲਬਿ ਲੋਭਿ 
ਅਹੰਕਾਰਿ। ” 
-- ਸਿਰੀ ੧, ਅਸ ੧੩,੧:੨(61) . 
ਲਬੀ -- ਲਬ, ਲਾਲਚ 
“ਅਵਰ ਸਭ ਮਿਥਿਆ ਲੋਭ ਲਬੀ। ” 
- ਗੂਜ ੫, ੮, ੧” : ੧ (497) 
ਲਬੁ -- ਲਾਲਚ 
"ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੂ । " 
-- ਸਿਰੀ ੧,੪,੧:੧(15) 


| ਲੰਬੈ -- ਲਬ (ਲਾਲਚ) ਵਾਲਾ 


ਪਲੰਘੁ। ” 
- ਮਲਾਂ ੧, ਵਾਰ ੨੩ਸ, ੧, ੧ : ੨ (1266) 
ਲਬੋ -- ਲਾਲਚ, ਲੋਭ ਰ 


ਲਭਈ 


ਰਾ 
ਆ 


2112 ਲਰਿ 








“ਮੈ ਨਾਹੀ ਕੀਤਾ ਲਬੋ। 
- ਸੋਰ ਕਬ, ੧੧, ੪ : ੧ (656) 
ਲਭਈ -- ਲਭਦਾ, ਪ੍ਰਾਪਤ ਹੁੰਦਾ 
_ ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ 
ਕਰਮ ਕਮਾਉ।” 
-- ਸਿਰੀ ੪, ੬੭, ੨ : ੩ (40) 
_ਲਭਹੀ -- ਲਭਦਾ, ਪ੍ਰਾਪਤ ਹੁੰਦਾ 
“ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ 
ਕਰਣ। ' -- ਮਾਰੂ ੫, ਵਾਰ ੨ : ੮ (1095) 
ਲਭਣੰ -- ਲਭਦਾ ਹੈ, ਪ੍ਰਾਪਤ ਹੁੰਦਾ ਹੈ 
- ਗਾਥਾ ੫, ੧੫ : ੩ (1361) 
ਲਭਣਹਾਰੂ -- ਲਭਣਯੋਗ _ 
'ਲਧਮੁ ਲਭਵਣਹਾਰੁ ਕਰਮੁ ਕਰੰਦੇ ਮਾ ਪਿਰੀ।”” 
` ਗੂਜ ੫, ਵਾਰ ੧੩ਸ, ੫, ੧ : ੧ (521) 
ਲਭਣੇ -- ਲਭਦਾ ਹੈ 
“ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ।” 
`_` -- ਸਿਰੀ ੫. ਛੰਤ ੩. ੧ਡ : ੨ (80) 
ਲਭੰਤੰ -- ਲਭਦੀ ਹੈ 
“ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ।” 
-- ਗਾਥਾ ੫, ੯ : ੧ (1360) 


ਲਭੰਨਿ -- ਲਭਣ 

“ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ।” 
-- ਸਲੋ ੩, ੨੦ : ੩ (1416) 

ਲਭਨੀ -- ਲਭਦੇ 


“ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ 


ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ। ” 

.- ਗਉ ੪, ਵਾਰ ੧੦ਸ, ੪. ੧ : ੩ (305) 
ਲਭਾ -- ਮਿਲ ਗਿਆ, ਲਭ ਪਿਆ 

“ਢੋਈ ਤਿਸ ਹੀ ਨੌ ਮਿਲੇ ਜਿਨਿ ਪੂਰਾ ਗੁਰੂ ਲਗਾ।” 
- ਸਿਰੀ ੫, : 2੬, ੪ : ੨ (44) 
ਲਭੀ -- ਲਭੇ, ਮਿਲੇ, ਪ੍ਰਾਪਤ ਹੋਵੇ ਰ੍ 
'ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੂ।” 
` ਮਾਰੂ ੫, ਵਾਰ ੧੧ਸ, ੫, ੩: ੨ (1098) 


ਉਨ ਜੀਉ।? 


” (.. ਮਾਝ ੪, 6, ਡੇ : ੩ (95) 

















ਹੀ - ਸਸ ੫, ੨੦ : ੫ (1355) 
ਲੰਮੜੇ -- ਰ 
ਮਹ ਗਿ 
-- ਵਡ ੧, ਛੰਤ ੨, ੭ : ੨ (567) 
ਲੰਮਾ -- ਦੀਰਘ ... 
ਰਾਮ।” (ਭਾਵ ਬੋਦੀ ਵਾਲਾ ਤਾਰਾ) 
- ਤੁਖਾ ੧, ਛੰਤ ੩, ੧ : ੧(1।।0) 
“ਲੰਮਾ ਨਕੁ ਕਾਲੇ ਤੇਰੇ ਨੈਣ।” _ 
- ਮਲਾ ੧, ੯, ੧: ੨ (1257) . 
ਲੰਮੀ -- ਦੀਰਘ 
- ਸਲੋ ਫਰ, ੮੬ : ੧ (1382) 
ਲੰਮੀਨਦਰਿ -- ਦੂਰ ਅੰਦੇਸ਼ੀ ਨਾਲ, ਦੂਰ ਦੀ ਸੋਚ 
ਰੀ ਰ 
“ਮੰਦਾ ਮੁਲਿ ਨ _ਕੀਚਈ ਦੀ ਲੰਮੀਨਦਰਿ 
_ਨਿਹਾਲੀਐ।” 
- ਆਸਾ ੧, ਵਾਰ ੨੧ : ੩ (474) 
ਲੰਮੇ - ਲੰਮੇ ਸਮੇਂ ਤੋਂ, ਚਿਰ ਤੋਂ ਰ 
“ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ।” 
ਰ੍ " ਮਾਰੂ ੫. ਵਾਰ ੪ਸ, ੫, ੨ : ੧ (1092) 
ਲੰਮੈ -- ਦੀਰਘ ਰ੍ 
“ਬਹੁਤੁ ਸਜਾਇ ਪਇਆ ਦੇਸਿ ਲੰਸੈ।” 
- ਮਾਰੂ ੫. ਅਸ ੮, ੫: ੨ (1020) 
ਲਯੌ -- ਲਿਆ 
"ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ 
ਲਯੌ। ਰ੍ '-- ਸਵ ੨, ੬ : ੫ (1392) 
ਲਰਨੇ -- ਲੜਨ ਰ ਰ 
"ਸਤੁ ਸੰਤੋਖੁ ਲੈ ਲਰਨੇ ਲਗਾ ਤੋਰੇ ਦੁਇ ਦਰਵਾਜਾ। ” 
-- ਭੈਰ ਕਬ, ੧੭,੫:੧(।161) 


| ਲਰਾਈ -- ਲੜਾਈ, ਝਗੜਾ 


"ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ 
ਮਤਵਾਰੀ।” 
. ` ਆਸਾ ਕਬ, ੨੫, 2 : ੧ (462) 


ਲਰਿ - - ਲੜ ਕੇ, ਝਗੜ ਕੇ 


ਲਰਿਕਨ 211 


ਰ ਲਵਾਇਦਾ 











“ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾਦੂ ਹੋਇ। ` 
-- ਗਉਂ ੫. ਬਾਅ ੩੧ : ੨ (256) 
ਲਰਿਕਨ -- ਲੜਕਿਆਂ 
“ਲਰਿਕੀ ਲਰਿਕਨ ਪੈਬੋ ਨਾਹਿ।”” 
-- ਗੋਂਡ ਕਬ, ੬, ੩ : ੨ (੨71) 
ਲਰਿਕਾ -- ਲੜਕੇ, ਪੁੱਤਰ 
“ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ 
ਲਾਗਿ। - ਸਲੋ ਕਬ, ੪੨ : ੨ (1366) 
ਲਰਿਕੀ -- ਲੜਕੀ, ਪੁਤਰੀ 
“ਕੋਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ।” 
ਰ੍ - ਸਲੋ ਕਬ, ੪੩ : ੧ (1366) 
ਲਰਿਕੇ_-- ਲੜਕੇ, ਸੁਤ, ਪੁੱਤਰ ਰ 
“ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ।” 
_= ਸਲੋ ਕਬ, ੮੩ : ੨ (।368) 
ਲਰੀ -- ਲਗੀ ਹੈ 
“ਸੰਸਾਰੈ ਕੈ ਅੰਚਲਿ ਲਰੀ।”” 
- ਗੋਂਡ ਕਬ, ੭. ੪ : ੪ (672) 
ਲਰੈ -- ਲੜੇ, ਯੁੱਧ ਕਰੇ 
“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ । ” 
-- ਮਾਰੂ ਕਬ, ੧੦, ੨ : ੧ (1105) 
ਲਲਤ -- ਭੈਰਉ, ਰਾਗ ਦੇ ਅੱਠ ਪੁਤਰਾਂ ਵਿਚੋਂ 
ਇਕ, ਬਾਕੀ ਸਤ ਹਨ : ਪੰਚਮ, ਹਰਖ, 
ਦਿਸਾਖ, ਬੰਗਾਲਮ, ਮਧੁ, ਮਾਧਵ ਤੇ 
ਬਿਲਾਵਲ ਰ੍ 


“ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ 


ਭਾਂਤਿ।” -- ਰਾਗ ੧ : ੧੧ (1429) 
ਲਲਤਾ' -- ਜੀਭ, ਜੁਬਾਨ _ 
'ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ 
ਲਿਖਹੁ ਵੀਚਾਰਿ।” 
-- ਸੋਰ ੧, ਅਸ ੩, ੮ : ੨ (636) 
(ਮਹਾਨ ਕੋਸ਼ ਇਥੇ ਭਾਵ ਅਰਥ 'ਬ਼ੁੱਧੀ` ਕਰਦੇ 
ਕਾ ੍ 
ਰਜਾਈ। ”-- ਮਲਾ ੧, ਅਸ ੩, ੫ : ੧ (1274) 
(ਮਹਾਨਕੋਸ਼ ਇਥੇ ਅਰਥ “ਇਸਤ੍ਰੀ” ਕਰਦੇ ਹਨ) 
_ਲਲਨਾ -- ਇਸਤ੍ਰੀ, ਪਤਨੀ 








-- ਸਸ ੫, ੯ : ੩ (1334) 
ਲਲਾ -- ਗੁਰਮੁਖੀ ਵਰਣਮਾਲਾ ਦਾ ਤੇਤੀਵਾਂ ਅਖਰ, 
ਰਲ ਰ੍ 
'ਲਲਾ ਲਪਟਿ ਬਿਖੈ ਰਸ ਰਾਤੇ ।”” 
- -- ਗਉ ੫, ਬਾਅ ੧੧ : ੧ (252) 
ਲਲਿਤ -- ਸੁੰਦਰ 
“ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ 


ਮੁਨੀ।” >> ਭੈਚ ੬42; '੧ : 2.(1153) 
ਲਲਿਤਾ -- ਜੀਭ 
"'ਕੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਿ 


ਵਾਸੁ ਤਨਿ ਸਾਸੁ।” 
- ਨਿਹ ੧੦੯, ੧ : ੧0) 
ਲਲੀ -- ਦਲ੍ਰਿ, 'ਲ੍ਿ', ਨਾਗਰੀ ਵਰਣਮਾਲਾ ਦਾ 
ਇਕ ਸੂਰ 
ਵੀਸਰਿਆ।” 
-- ਆਸਾਂ ੩, ਪਟੀ ੧ : ੨ (439) 
ਲਲੈ -- ਗੁਰਮੁਖੀ ਵਰਣਮਾਲਾ ਦੇ ਤੇਤੀਵੇ' ਅਖਰ 
ਦੁਆਰਾ, 'ਲੱ' ਦੁਆਰਾ ਰ੍ 
_ “ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮਹੁ 
ਕੀਆ। ' -- ਆਸਾ ੧, ਪਟੀ ੩੧ : ੧ (434) 
ਲਵੰਤੇ -- ਬੋਲਦੇ ਹਨ ਲ 
“ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ 
ਲਵੰਤੇ। ” _- ਤੁਖਾ ੧, ਬਾਰਾ ੧੦ : ੩ (1108) 
ਲਵੰਨਿੰ -- ਪੁਕਾਰਨ, ਬੋਲਣ 
- ਸਲੋ ੫, ੧੨ : ੨ (1425) 
ਲਵਾਇ -- ਬੋਲ ਕੇ, ਉਚਾਰ ਕੇ ਭਾਵ ਜਪ ਕੇ _ 
- ਮਾਰੂ ੩, ਵਾਰ ੧੫ ਸ, ੧, ੨ : ੪ (1091) 
('ਮਹਾਨਕੋਸ਼` ਅਰਥ “ਲਿਵਲੀਨ, ਤਦਰੂਪ” 
ਕਰਦਾ ਹੈ) ਰ 
ਲਵਾਇਆ -- ਲਵਾਏ ਹੋਏ, ਦਿੱਤੇ ਹੋਏ 
ਸਭਿ ਲਵਾਇਆ। ” 
- ਸੇਰ ੪, ੪, ੩ : ੩ (606) 


ਲਵਾਇਦਾ -- ਲੈਣ ਦਿੰਦਾ ਹੈ 


ਲਵਾਈਅਹਿ 


“ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ 
ਲਵਾਇਦਾ। ` 
- ਮਾਰੂ ੧, ਸੋਲਾ ੧੪, ੪ : ੩ (।034) 
ਲਵਾਈਅਹਿ -- ਲਈਦੇ ਹਨ 
-- ਸਿਰੀ ੧, ੩, ੧ : ੩ (15) 
ਲਵਾਏ -- ਲਾ ਲੈਂਦਾ ਹੈ, 
“ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ 
ਲਵਾਏ। ” -- ਗਉ ੩. ਛੰਤ ੫. ੨ : ੬ (246) 
ਲਵਿਆ -- ਬੋਲਿਆ 
-- ਆਸਾ ੧, ਵਾਰ ੯ਸ, ੧, ੨ : ੨ (467) 
ਲਵੇ -- ਬੋਲਦੇ ਭਾਵ ਕਥਕੇ ਹਨ 
“ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ 
ਲਵੇ । ”” -- ਗਉ ੪, ਵਾਰ ੨੧ : ੩ (312) 
ਲਵੇਰੀ -- ਦੁੱਧ ਦੇਣ ਵਾਲਾ ਪਸ਼ੂ 
“ਬਿਨੁ ਅਸਥਨ ਗਊ ਲਵੇਰੀ। ” 
- ਬਸੰ ਕਬ, ੩, ੩ : ੧ (1194) 
ਲਵੈ =- ।. ਨੇੜੇ, ਬਰਾਬਰ 
ਜੀਉ।” -- ਮਾਝ ੫, ੪੫, ੩ : ੩ (107) 
“ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ 
ਕੋਈ ਲਾਵਣਿਆ।” (ਭਾਵ ਬਰਾਬਰ ਨਹੀਂ 
ਲਗਦਾ) -- ਮਾਝ ੫, ਅਸ ੩੫. ੬ : ੩ (130) 
2. ਬੋਲਣਾ, ਨਿਕੰਮਾ ਬੋਲਣਾ, ਨਿਰਾਰਥਕ ਬੋਲਣਾ 
“ਸੰਤਨ ਕੈ ਦੂਖਨਿ ਕਾਗ ਜਿਉ ਲਵੈ। ” 
- ਗਉ ੫. ਸੁਖ ੧੩, ੨ : ੨ (279) 
ਲੜਕਾ -- ਬਾਲਕ 
“ਮੋਦੀ ਦੇ ਘਰ ਖਾਣਾ ਪਕਾ ਵਾਕਾ ਲੜਕਾ ਮਾਰਿਆ 
ਥਾ।” =- ਗੇਂਡ ਲਾਮ, 2, 2 : 2 (875) 
ਲੜਾਈ -- ਯੁੱਧ ਰ 
“ਮੁਗਲ ਪਠਾਣਾ ਭਾਈ ਲੜਾਈ ਰਣ ਮਹਿ ਤੇਗ 
ਵਗਾਈ।” 
-- ਆਸਾ ੧. ਅਸ ੧2. ੫ : ੧ (4165) 
ਲੜਿ -- ।. ਪੱਲੇ, ਦਾਮਨ ਵਿਚ ਰ੍ 
ਠਾਕੁਰਿ ਦੀਨਾ।” 





2114 


ਲਾਇ 


- ਸਿਰੀ ੫, ਛੰਤ ੨, ੫ : ੫ (੨0) 
2. ਜੂਝ ਕੇ, ਲੜ ਕੇ 
-- ਮਾਝ ੧, ਵਾਰ ੧੭ ਸ. ੧, ੧ : ੨ (145) 
ਲੜਿਓ -- ਲੜ ਗਿਆ, ਡੰਗ ਮਾਰ ਗਿਆ, ਕਟ 
ਗਿਆ 
ਮਾਸਿ।” -- ਸਲੋ ਫਰ. ੬੭ : ੧ (1381) 
ਲੜਿਅਉ -- ਲੜਿਆ, ਯੁੱਧ ਕੀਤਾ 
“ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ 
ਲੜਿਅਉ।  -- ਸਵ ੩, ੨੧ : ੨ (।396) 
ਲੜਿਕੇ -- ਲੜਕੇ, ਪੁੱਤਰ 
"ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ 
। ਜੇ ਮੌਰੋ।”” _-- ਗੂਜ ਭ੍ਰਿਲੋ, ੨, ੩ : ੧ (526) 
ਲੜੁ -- ਪਲਾ 
"ਅੰਧ ਕੁਪ ਤੇ ਕਾਢਿਅਨੁ ਲੜ ਆਪਿ ਫੜਾਏ। ” 
ਰਹ -- ਰਾਮ ੫. ਵਾਰ ੨੧ : ੭ (966) 
ਲੜੈ -- ਜੁੱਧ ਕਰੇ, ਝਗੜੇ 
'ਅਨਦਿਨ ਆਪਿ ਆਪ ਸਿਉ ਲੜੈ। ” 
- ਗਉ ਕਬ, ਵਾ ੬ : ੨ (344) 
ਲਾਉ -- ।. ਲਾਵੋ, ਜੋੜੋ 
ਲਾਉ। ` -- ਆਸਾ ੫, ੧੩੭, ੧" : ੨ (405) 
2. ਕਰੋ 
“ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ।” 
| - ਮਲਾਂ ੫, 2. ੧” : ੧ (1266) 
ਲਾਇ - ।. ਲਾ ਕੇ, ਲਗਾ ਕੇ, 
“'ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ।” 


- ਜਪੁ ੧, ੧ : 2 (1) 








2. ਲਾ, ਲਗਾ 
ਗਲਿ ਲਾਇ। ” 

_> ਸਿੱਚੀ ੫: ੭6, 2 ! ਤੇ (42) 

“ਮੇਰੇ ਮਨ ਏਕਸ ਸਿਉ ਚਿਤੁ ਲਾਇ । ” (ਲਗਾਂ) 

- ਸਿਰੀ ੫, 2੬, ੧” : ੧ (44) 

ਜਿਸੁ ਲਾਇ ਲਏ ਸੋ ਨਿਰਮੁਲ ਹੋਈ । ” (ਮਿਲਾ 


ਲਵੇਂ) __.-- ਮਾਝ ੩, ੧੫, ੮ : ੨ (118) 








“ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ। ` 

(ਲਾਉਂਦਾ ਹੈ) 

-- ਮਾਝ ੧, ਵਾਰ ੨੨ਸ, ੨, ੧: ੨ (148) 

“ਮੇਰੇ ਮਨ ਗੁਰ ਜ਼ਰਣੀ ਚਿਤੁ ਲਾਇ। ” (ਜੋੜ) 
- ਗਉਂ ੩, ੩੬, ੧” : ੧(162) 
“ਸੰਨਿਆਸੀ ਬਿਚੂਤ ਲਾਇ ਦੇਹ ਸਵਾਰੀ। ” 
(ਮਲ ਕੇ). -- ਗਉ ੪, ੩੯, ਰਬ ਉ 
“ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ।” (ਮੂੰ 
ਲਿਆ 
-- ਗਉਂ ੪, ੪੨, ੩ : ੩ (164) 
ਲਾਇਓ -- ਲਾਇਆ ਹੈ, ਲਾਉਂਦਾ ਹੈ 
“ਆਪੇ ਲਾਇਓ ਅਪਨਾ ਪਿਆਰੁ । ” 

-- ਗਉ ੫. ਅਸ ੯, 2 : ੧ (240) 
ਲਾਇਓ। ” 
“ਕਬਹੂ ਹਰਿ ਸਿਉ ਚੀਤੁ ਨ ਲਾਇਓ। 

- ਗੂਜ ੫, ੨੫, ੧" : ੧ (501) | 
“ਕਾਂਇ ਰੇ ਬਕਬਾਦੁ ਲਾਇਓ।” (ਲਾ ਰਖਿਆ 
ਹੈ) - ਟੋਡੀ ਨਾਮ, ੧, ੧” : ੧ (718) 
ਨਿਬਾਹਿ ਜੀਉ।” 

=- ਸਿਰੀ ੫, ਅਸ ੨੯, ੩ : ੩ (73) 

ਲਾਇਅਨੁ - ।. ਲਾਇਆ ਹੈ, 

“ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ । 
-- ਆਸਾ ੩, ਅਸ ੩੪, ੩ : ੨ (428) 

2. ਲਾਉਂਦਾ ਹੈ 

ਮੰਦੈ ਆਪਿ ਲਾਇਅਨੁ ਸੋ ਕਰਨਿ ਜਿ 

ਆਪਿ ਕਰਾਏ ਕਰਤਾਰੁ । ” 

-- ਰਾਮ ੩, ਵਾਰ ਦਸ, ੩, ੨ : ੧੦ (950) 
ਲਾਇਆ -- ਜੋੜਿਆ/ਸਬੰਧਤ ਕੀਤਾ ਹੈ 
“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ 

ਪਰਧਾਨ।”” _ -- ਸਿਰੀ ੫, ੮੦, ੧ : ੧ (45) 
“ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ 
ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ 
ਲਾਇਆ। ? (ਭਾਵ ਚੰਭੜਾਇਆ) 

-- ਗਉ ੪, ੫੧. ੪ : ੨ (166) 








-- ਆੱਸਾਂ ੫, ੧੫੬, ੨ : ਦ (409) 





ਲਾਇਣ 


ਵਿਛੁੜਿਆ ਹਰਿ ਗਲਿ ਲਾਇਆ। (ਭਾਵ 
ਮਿਲਾਇਆ) _-- ਗਉ ੪, ੬੩, ੨ : ੨ (172) 
ਲਾਇਐ -- ਲਾਣ ਨਾਲ, ਮਲਣ ਨਾਲ 

ਜਲਿ ਲਾਇਐ ਰਿੰਗ ਥੀਐ ਜਾਂ ਝਟ ਪਥਰ 





ਬੰਧੁ।” 
-- ਮਲਾ ੧, ਵਾਰ ੨੧ਸ, ੧, ੩ : ੨ (1287) 
ਲਾਇਸੀ -- ਲਾਏਗਾ, ਸਬੰਧਿਤ ਕਰੇਗਾ, ਜੋੜੇਗਾ 
“ਜਿਤੁ ਭਾਵੈ ਤਿਤੁ ਲਾਇਸੀ ਜਿਉਂ ਤਿਸ ਦੀ 
ਵਡਿਆਈ ਰਾਮ।” 
-- ਵੱਡ ੩. ਛੰਤ ੪, ੪ : ੨ (270) 
ਲਾਇਹਿ -- ਲਾਏ, ਸਬੰਧਿਤ ਕਰੇ, ਜੋੜੇ 
“ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ। ” 
- ਗੂਜ ੫, ਵਾਰ ੨ : ੮ (518) 
“ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਾਗੈ ਨਾਨਕ 
ਗੁਣ ਗਾਈ।” (ਲਾਏਂ', ਜੋੜੇ) 
-- ਮਲਾ ੧, ਵਾਰ ੨੮ : ੮ (129।)' 


ਲਾਇਹੁ - ਲਾਇਆ, ਪੈਦਾ ਕੀਤਾ 


“ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ 
ਭਾਉ।” 
-- ਰਾਮ ੫, ਵਾਰ ੧੨ਸ, ੫, ੧: ੪ (963) 
ਲਾਇਕ -- |. ਯੋਗ 


“ਤਖਤਿ ਬਹੈ ਤਖਤੈ ਕੀ ਲਾਇਕ। ” 
-- ਮਾਰੂ ੧, ਸੋਲਾ ੧੮. ੧੪ : ੧ (1039) 
“ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਂਦੇ 
ਲਾਇਕ । ' - ਮਾਰੂ ੫. ਵਾਰ ੨੧ : ੬ (1102) 
2. ਲਾਉਂਦਾ ਹੈ 
_ “ਅਉਗੁਣ ਕੋ ਨ ਚਿਤਾਰਦਾ ਗਲ ਸੇਤੀ ਲਾਇਕ। ” 
'-- ਮਾਰੂ ੫, ਵਾਂਰ ੨੧ : ੪ (1101) 
3. ਸਮਰਥ 
“ਮੈ ਨਾਲਹੁ ਕਦੇ ਨ ਵਿਛੂੜੈ ਹਰਿ ਪਿਤਾ ਸਭਨਾ 
ਗਲਾ ਲਾਇਕ। ” 
- ਮਾਰੂ ੫, ਵਾਰ ੨੧ : ੮ (1102) 
ਲਾਇਣ -- ।. ਲਾਉਂਦੇ ਹਨ ੍ 
“ਏਹਿ ਵੈਦ ਜੀਅ ਕਾ ਦੁਖੁ ਲਾਇਣ । ” 
-- ਰਾਮ ੫. ਵਾਰ ੧੧ਸ, ੫, ੧ : ੨ (962) 
2. ਲਾਏ ਜਾ ਸਕਦੇ ਭਾਵ ਬਰਾਬਰੀ ਕਰ ਸਕਦੇ 


_ਲਾਇਣੁ _. 


2116 


ਲਾਈ 





ਤੁਲਿ ਨ ਲਾਇਣ। ” 
- ਨ ੫, 2, ੨-1 ੧ (979) 
ਲਾਇਣੁ -- ਲਾਈਦੇ ਹਨ 


“ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ।” 
-- ਭੈਰ ੪, ੧. ੧ : ੧ (1134) 
ਲਾਇਤਬਾਰ -- (ਫਾ. ਲਾ-ਇਅਤਿਬਾਰ) 
ਬਿਨਾ-ਭਰੌਸੇ ਵਾਲਾ, 
ਇਤਬਾਰ ਗੁਆਉਣ ਵਾਲਾ, 

ਬੇਇਤਬਾਰੀ 
“ਨਿੰਦਕ ਲਾਇਤਬਾਰ ਮਿਲੇ ਹੜ੍ਵਾਣੀਐ। ” (ਭਾਵ 
ਚੁਗਲ) _. -- ਮਲਾ ੧, ਵਾਰ ੨੧ : ੭ (1288) 
- ਮਲਾ ੧, ਵਾਰ ੨੨ਸ, ੧, ੨ : ੧੦ (1288) 


ਲਾਇਤਬਾਰੀ -- _ ਇਤਬਾਰ ਦਾ ਅਭਾਵ, ਉਹ 





ਜਾਂਦਾ ਰਹੇ ਭਾਵ ਜੁਗਲੀ 
ਕਰਹਿ ਪਰਾਈ ਝੂਠੀ 





“ਨਿੰਦਾ ਚਿੰਦਾ 
_ਲਾਇਤਬਾਰੀ।” 
- 'ਰੋਊਂ੧, ੧੩, 2 : ੨(। 55) 
ਲਾਇਤਬਾਰੁ -- ਚੁਗਲੀ 
“ਲਾੜੀ ਚਾੜੀ ਲਾਇਤਬਾਰੁ।”” 


-- ਰਾਮ ੧, ਓਅੰ ੧੩ : ਤੇ (931) | ਰ੍ 


ਲਾਇਦਾ -- ਲਾਉਂਦਾ ਹੈ 


“ਦੂਜੇ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ।” 


-- ਸਿਰੀ ੩, ੫੧, ੪ : ੨ (33) 


“ਹੋਮ ਜਗ ਨਹੀਂ ਤੀਰਥਿ ਨਾਵਣੁ ਨਾ ਕੋ ਪੂਜਾ 


ਲਾਇਦਾ।” (ਭਾਵ ਕਰਦਾ ਹੈ) 


- ਮਾਰੂ ੧, ਸੋਲਾ ੧੫, ੧੦ : ੩ (1036) | 


“ਸਾਇਰ ਸਪਤ ਭਰੇ ਜਲਿੰ ਨਿਰਮਲਿ ਗੁਰਮੁਖਿ | 


ਮੈਲੁ ਨ ਲਾਇਦਾ।” (ਭਾਵ ਨਹੀਂ ਲਗਦੀ) _ 

-- ਮਾਰੂ ੧, ਸੋਲਾ ੧੬, ੨ : ੩-(1036) 
"ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ 
ਲਾਇਦਾ। ` (ਜੋੜਦਾ) 


">> ਖੀਰੂ:ਬ, ਸੋਲਾ ੧੬, ੯ : ੩ (1060). 


ਲਾਇਦੇ -- ਲਾਉਂਦੇ ਹਨ, ਜੋੜਦੇ ਹਨ ` 


`“ਜੋ ਮੋਹਿ ਮਾਇਆ ਚਿਤੁ ਲਾਇਦੇ ਸੋ ਛੋਡਿ ਚਲੇ | 





ਦੁਖੁ ਰੋਇ। ” -- ਸਿਰੀ ੪,.ਵਣ ੧, ੧ : ੪ (81) 
ਲਾਇਨਿ -- ਲਾਉਂਦੇ ਹਨ, ਜੋੜਦੇ ਹਨ -_ ਰ 
“ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ 
- ਮਿਲਾਏ।” _ -- ਸੂਹੀ ੫, ੫੪, ੨ : ੨ (749) 
ਲਾਇਨੀ -- ਲਾਉਂਦੇ, ਜੋੜਦੇ 
“ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ 
ਪਿਆਰੁ!” 
-< ਤਨਜ਼ 8, ਵਾਰ ੧੬ਸ, ੩. ੧: ੩ (1091) 
| ਲਾਇਨਿ - ਲਾਉਂਦੇ, ਜੋੜਦੇ ਰ 
“ਤਿਸੁ ਸਿਉ ਲਾਇਨਿ੍‌ ਰੰਗੁ ਜਿਸ ਦੀ ਸਭ 
ਧਾਰੀਆਂ। ” _- ਗੂਜ ੫. ਵਾਰ ੯ : ੫ (520) 
ਲਾਈ -- ।. ਲਾਵਾਂ 
“ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ।” 
(ਭਾਵ ਪ੍ਰ ਦਰਸ਼ਨ ਕਰਾਂ) 
`_ = ਸਿਰੀ ੧, ੧, ੩ : ੧ (14) 
"ਪ੍ਰਭੂ ਹੋਇ ਕ੍ਰਿਪਾਲ ਤ ਇਹੁ ਮਨੁ ਲਾਈ। ” 
੨੨ ਆਸਾ ੫੧2੧ ੨ ੧575) 
2. ਲਾਇਆ ਹੋਇਆ ਹੈ - 
"ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ 
___ਲਾਈ।  -- ਸਿਰੀ ੪, ਵਾਰ ੨ : ੧ (੧੧) 
੨. ਜੋੜੀ ਭਾਵ ਬੰਨੀ ਰ੍ ਰ੍ 
੨ ਉਪ 
ਮੇਖੁਲੀ ਲਾਈ।” __ _ 
- ਸਿਰੀ ਕਬ, ੩, ੧ : ੨ (92) 





ਰੇ ਰਗਾਦਾ 

“ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ 
ਸਵਾਰਿਆ ਜੀਉ।” ਰ 

-- ਮਾਝ ੫, ੧੦, ੧ : ੩ (97) 

“ਆਦਿ ਅੰਤਿ ਮਧਿ ਪ੍ਰਭ ਸੋਈ ਦੂਜਾ ਲਵੈ ਨ 
ਲਾਈ ਜੀਉ।” (ਲਾਉਂਦਾ) 

ਰ ` `ਅ ਮਾਂਡਖ, ੪੫, ਝੋ : ੩ (107). 
ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ 
ਚਿਤਿ ਹਰਿ ਬਹੁਤੁ ਪਿਆਰਾ।” (ਜੋੜੀ) . 

-. ' ਗਉ ੪. ੪੯, ੧: ੨ (167) 

. “ਹਰਿ ਠਗ ਜਗ ਕਉ ਨਗਉਰੀ ਲਾਈ” (ਭਾਵ 
ਸੁੰਘਾਂਈ ਹੈ) 

“ ਗਉ ਕਬ, ਅਸ ੩੯, ੧“ 





੬101 


ਸਿ 


ਲਾਈ _ ਰ 2117. ਲਾਈਕੀ . 


“ਉੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ | -- ਸਾਰ ੪. ਵਾਰ ੩੪ : ੩ (1250) 
ਨਾਨਕ ਮੇਲਿ ਲਏ ਗਲਿ ਲਾਈ। ” (ਲਾ ਕੇ) | ਲਾਈਆਂ -- ਨਿਸਚਿਤ ਕੀਤੀਆਂ 
- ਗੂਜ ੪, ੪, ੪ : ੨ (493) | “ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ। ” 








“ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ। _ - ਸਿਰੀ ੩, ੭੫, ੩ : ੧ (43) 
(ਭਾਵ ਬੀਜੀ) ਲਾਈਐ -- ।. ਲਾ ਦਈਏ __ ਰ 

- ਤਿਲੰ ੧, ਅਸ ੧, ੧ : ੨ (724) | “ਮਨੁ ਸਚ ਕਸਵਟੀ ਲਾਈਐ ਤੁਲੀਐ ਪੁਰੈ ਤੋਲਿ।” 

“ਮਹਾ ਮੋਹਨੀ ਦੂਤਾ ਲਾਈ। ” (ਮਗਰ ਲਾ ਦਿੱਤੀ) -- ਸਿਰੀ ੧, ੨੧, ੧ : ੨ (22) 


- ਸੂਹੀ ੫, ੪੦, ੧ : ੨ (745) “ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ। ” 
“ਤਾਗਾ ਕਰਿ ਕੈ ਲਾਈ ਥਿਗਲੀ।” (ਸੀਤੀ, (ਭਾਵ ਦੇਈਏ) 


ਜੋੜੀ) -- ਰਾਮ ੫, ੧੩, ੧ : ੧ (886) ਰ੍ -- ਮਾਝ ੧. ਵਾਰ ੯ਸ, ੧. ੩ : ੧ (142) 

“ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ | ੭. ਜੋੜਦਾ ਹੈ, ਸਬੰਧਿਤ ਕਰਦਾ ਹੈ, ਲਾਉਂਦਾ ਹੈ 

ਹੈ।” (ਭਾਵੇ 'ਪਾਇਆ”) ਸਭੁ ਆਪੇ ਆਪਿ ਵਰਤਦਾ ਆਪੇ ਨਾਇ 

<< ਹਰ ਸੋਲਾ ੧, ੨ : ੩ (1020) ਲਾਈਐ। ”. - 

ਲਾਈ -- ਲਿਆਵਾਂ, ਰਖਾਂ -- ਗਉ ੩, ੩੭,੨:੪(163) 

“ਤੁਮਰੈ ਲਵੇ ਨ ਕੋਊ ਕੋਊ ਲਾਈ”ੀ।” “ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ 

-- ਆਸਾ ੫. ੬੦, ੩: ੨ (386) ਬਿਖੂ ਮੁਖਿ ਲਾਈਐ।” 

ਲਾਈਅਨਿ -- ਲਾਈਦਾ ਹੈ ` ਰ੍ -- ਰਾਮ ੪, ੪, ੪ : ੧ (੧੧1) 

“ਜਿਤੁ ਲਾਈਅਨਿ ਤਿਤੈ ਲਗਦੀਆ ਨਹ ੨. ਮਲੀਏ, ਛੁਹਾਈਏ ਰ 

ਖਿੰਜੋਤਾੜਾ।” ਨ ਦਾਨ ਮਹੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ 

- ਮਾਰੂ ੫, ਵਾਰ ੧੦ : ੬ (1098) ਲਾਈਐ। ” ੍ ਰ੍ 

ਹਮ ਲਾਉਂਦਾ ਹੈ -- ਆਸਾ ੧, ਵਾਰ ੧੦ : ੧ (468) 

“ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ। ” “ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ 

ਰ੍ ` - ਰਾਮ ਵੇ. ਵਾਰ ੧੬ : ੨ (955) ਲਾਈਐ।”` - ਤਿਲੰ ੧, ੪, ਤੇ : ੪ (722) ਰ੍ 
ਲਾਈਆਂ - ।. ਲਾਇਆ ਹੈ ਰ੍ 4. ਜੋੜੀਏ, ਪਾਈਏ _ 

“ਹਉ ਰਹਿ ਨ ਸਕਉ ਬਿਨੁ ਵੇਖੇ ਮੇਰੇ ਪ੍ਰੀਤਮ ਮੈ _ “ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ 

ਅੰਤਰਿ ਬਿਰਹੁ ਹਰਿ ਲਾਈਆ ਜੀਉ।” ' ਨਾਹੀ ਬੀਤੁ ਅੰਤ ਕੀ ਬਾਂਰ ਓਹੁ ਸੰਗਿ ਨ 

` - ਗਉ ੪. ੬੭,੩:੨(17#) ਚਾਲੈ।”” -- ਧਨਾ ੫, ੨੯, ੨ : ੧ (678) 

“ਹਰਿ ਦਰਗਹ. ਪੈਨਾਈਆ ਹਰਿ ਆਪਿ ਗਲਿ ਜੋਗ ਨ ਬਾਰਰਿ ਮੜੀ ਮਸਾਣੀ ਜੋਗੁ ਨੇ ਤਾੜੀ' 

ਲਾਈਆ।” ਲਾਈਐ। ” -- ਸੂਹੀ ੧, ੮, ੨ : ੧ (730) 


.. -- ਤਿਲੰ ੪, ਅਸ ੨, ੧੧: ੨ (726) €- ਕ ਰੀਏ ਹੁ __ ਰ੍‌ ਰ੍ 
“ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਜੇ ਵਡਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ 


_ ਲਾਈਆ।” (ਭਾਵ ਪਾਈਆਂ) ਥ ਢਿਲ ਨ ਲਾਈਐ। ” 
` - ਤਿਲੰ ੪, ਅਸ ੨, ੧੩ :੧(726)1. -- ਜਾਮ ੪, ੪, ੧ : ੧ (881) 
3. ਜੋੜੀ ਹੈ ਇਤਿ 


ਹਿਰਦੈ ਕਵਲੁ ਪ੍ਰਗਾਸੁ 'ਉਨਮਨਿ ਲਿਵ | “ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ 
ਲਾਈਆ।” ਕਿਛੁ ਲਾਈਕੀ ਰੇ।” 


੫ 


- ਆਸਾ ੫, ੧੩੩, ੧ : ੨ (404) 
ਲਾਏ -- 1. ਲਾਉਂਦਾ ਹੈ 
“ਇਕੁ ਸੰਸਾਰੀ ਇਕੁ ਭੰਡਾਰੀ ਇਤ ਲਾਏ ਦੀਬਾਣੁ।” 


-- ਜਖੁ ੧, ੩੦ : ੨ (7) 


“ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ।” | 


(ਲਾ ਕੇ) - ਸਿਰੀ ੩, ੪੪, ੪ : ੨ (30) 
“ਜੋ ਪਿਰਿ ਮੇਲਿ ਲਈ ਅੰਗਿ ਲਾਏ।” (ਲਾ ਕੇ) 
-- ਮਾਝ ੫, ੧੧, ੪ : ੨ (97) 
2. ਜੋੜਦਾ ਹੈ, ਜੋੜਦਾ 
“ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ 
ਸੇਤੀ ਚਿਤੁ ਲਾਏ ।” 
- ਸਿਰੀ ੩, ਅਸ ੨੨. ੭ : ੩ (68) 


“ਮਾਇਆ ਮਹਿ ਫਿਰਿ ਚਿਤੁ ਨ ਲਾਏ।” 


(ਜੋੜਦਾ) 
>ਮਿਝ ਵੋ. ਅਸਿ ੧੯. ੫ : ੧ (120) 
3. ਭਾਵ ਪੁਜਦੇ' 
"ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ 
ਸਮਸਰਿ ਲਾਏ।” 
- - ਦੇਵ ੫, ੨੭, ੧ : ੨ (533) 
4. ਭਾਵ ਪਾਉਂਦਾ ਹੈ 


2118 





“ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ 


ਬਿਨੁ ਅਵਰੁ ਨ ਕੋਈ।” 


- ਸੋਰ ੩, ੪, ੪ : ੧(601) 

ਲਾਏਇ -- ਲਾਵੇ 
_''ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ।” 
- ਰਾਮ ੩, ਵਾਰ ੪ਸ, ੩, ੩ : ੨ (948) 


ਲਾਏਹੁ - ਲਾਇਆ ਜੇ, ਲਾਇਓ, ਲਾਵਣਾ 


"ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ।” | 


- ਬਿਹਾਂ ੪, ਵਾਰ ੧੫ਸ, ੩, ੨ : ੪ (554) 
ਲਾਹਓ -- ਲਾਹਾ ਲਿਆ, ਖਟਿਆ 
ਲਾਹਓ। ” -- ਗਉ ੧. ਛੰਤ ੧, ੪ : ੪ (242) 
ਲਾਹਸਿ -- ਲਾਹ ਦਿੱਤਾ, ਦੂਰ ਕਰ ਦਿੱਤਾ 
"ਅਗਨਿ ਸੀਤ ਕਾ ਲਾਹਸਿ ਦੂਖ। ” 
- ਗਉ ੫, ੭੯, ੨ : ੩ (179) 
ਲਾਹਣਿ -- ਮੱਟੀ, ਬਰਤਨ ਜਿਸ ਵਿਚ ਸ਼ਰਾਬ 


[ 





ਲਾਹਿ 


"ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ।” 
- ਬਿਹਾ ੪, ਵਾਰ ੧੨ਸ, ਮਰ, ੧ : ੪ (੨53) 
ਲਾਹਨਿ -- ਸ਼ਰਾਬ ਬਣਾਨ ਦੀ ਸਾਮਗ੍ਰੀ, ਕਸ ਗੁੜ 
ਆਦਿ ਦਾ ਸਾੜ 
“ਕਾਇਆ ਕਲਾਲਨਿ ਲਾਹਨਿ ਮੇਲਿਉ ਗੁਰ ਕਾ 
ਸਬਦੁ ਗੁੜ ਕੀਨੁੰ ਰੇ।” 
-- ਰਾਮ ਕਬ, ੧, ੧ : ੧ (968) 
ਲਾਹੰਨਿ -- ਪ੍ਰਾਪਤ ਹੋਣਾ, ਮਿਲਣਾ 
“ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ।” 
- ਸੂਹੀ ੩, ਅਸ ੩, ੨ : ੨ (755) 
ਲਾਹਰਾ -- ਲਗਦ' 
“ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੂ ਨ 
ਲਾਹਰਾ। '__-- ਮਾਰੂ ੫, ਵਾਰ ੫ : ੩ (1096) 
ਹੈ) 
ਲਾਹਾ - ।. ਲਾਭ, ਨਫਾ 
ਸੁਹੇਲਾ।”” _-- ਗਉ ੫, ਸੋਹ ੫, ੧ : ੨ (13) 
2. ਲਾਈ ਹੋਈ ਹੈ ਭਾਵ ਟਿਕਿਆ ਹੋਇਆ ਹੈ 
“ਆਪੇ ਨਿਰਭਉ ਤਾੜੀ ਲਾਹਾ। ” 
-- ਜੈਤ ੪, ੧੦, ੧ : ੨ (699) 
ਲਾਹਾਂ -- ਉਤਾਰਾ, ਲਾਹਵਾਂ 
“ਜਨਮ ਜਨਮ ਕੇ ਕਿਲਵਿਖ ਲਾਹਾਂ। ” 
= ਸ਼ੂਹੀ ੫, ੨੬, ੨ : ੨742) 





ਲਾਹਿ -- ।. ਲਾਹ, ਪਰਾਂ ਕਰ, ਛੱਡ, ਖਤਮ ਕਰ 


"ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ।” 
- ਸਿਰੀ ੫, ੭੫, ੧ : ੩ (43) 
“ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ।” 


(ਦੂਰ ਕਰੋ) _ -- ਟੋਡੀ ੫, ੯, ੧” : ੨ (713) 
2. ਉਤਾਰ ਕੇ 
“ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ 
ਤਾਤਿ ਪਰਾਈ। ” 


-- ਗਉਂ ੫, ੧੬੧", ੩ : ੨ (215) 
3. ਲਾਉਂਦੇ ਹਨ, ਜੋੜਦੇ ਹਨ 
“ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ 
ਚਿਤੁ ਲਾਹਿ।” 


- ਗੂਜ ੩. ਵਾਰ ੧ਸ, ੩, ੧ : ੩ (506) 


ਲਾਹਿਓ 


2119 


ਲਾਕਰੀ 








4. ਲਾਹਾ, ਨਫਾ 
“ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ 
ਲਾਹਿ।” (ਲਾਹਾ ਹੀ ਲਾਹਾ ਹੈ) 
-- ਰਾਮ ੫, ਵਾਰ ੨੦ਸ, ੫, ੧ : ੨ (965) 
“ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ 
ਕਛੂਐ ਲਾਹਿ।” (ਲਾਭ ਵਿਚ ਭਾਵ ਨਾਮ 
ਜਪਨ ਦੇ ਮੁਕਾਬਲੇ) 
-- ਸਾਰ ੫, ੯੫, ੨ : ੧ (1222) 
ਲਾਹਿਓ -- ਦੂਰ ਕੀਤਾ, ਹਟਾਇਆ 
ਪਰਦਾ ਲਾਹਿਓ। ” 


>> ਕਾਨ ਪ.6. ਤੇ ! ੧ (1406) 


ਲਾਹਿਓਨੁ - ਦੂਰ ਕਰ ਦਿੱਤਾ 
“ਤਿਨ ਕਾ ਕਾੜਾ ਅੰਦੇਸਾ ਸਭੁ ਲਾਇਓਨੁ ਜਿਨੀ 
ਸਤਿਗੁਰੁ ਪੁਰਖੁ ਧਿਆਇਆ। ” 
- ਗਉ ੪, ਵਾਰ ੯ਸ, 9, ੧ : ੭ (204) 


ਲਾਹਿਆ -- ।. ਦੂਰ ਕੀਤਾ 


“ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ 


ਭੁਲਾਂਵਾ ਲਾਹਿਆ ਜੀਉ।” 
-- ਮਾਝ ੫,.੪੩, ੩ : ੩ (107) 
2. ਉਤਾਰਿਆ ਰ 
“ਤਾਪੁ ਲਾਹਿਆ ਗੁਰ ਸਿਰਜਨਹਾਰਿ। ” 
___= ਬਿਲਾਂ ੫, ੮੬, ੧” : ੧ (੧21) 
ਲਾਹਿਲੇ -- ਮੁਕਾ ਦਿੱਤਾ, ਖਤਮ ਕਰ ਦਿੱਤਾ, ਨਿਬੇੜ 
ਦਿੱਤਾਂ 
“ਨਾਮੇ ਕੇ ਸੁਆਮੀ ਲਾਹਿਲੇ ਝਗਰਾ। ” 


-- ਆਸਾ ਨਾਮ, ੪, ੩ : ੧ (466) | 


ਲਾਹੀ -- ।. ਲਾਉਂਦੇ ਹਨ, ਜੋੜਦੇ ਹਨ 
“ਹਰਿ ਤਿਨ ਕਾ ਦਰਸਨ ਨਾ ਕਰਹੁ ਜੋ ਦੂਜੈ ਭਾਇ 

ਚਿਤੁ ਲਾਹੀ।” ਰ 
-- ਗਉ ੪, ਵਾਰ ੧੫ਸ, ੪, ੨ : ੧੦ (309) 
“ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ 


ਲਾਹੀ।” -- ਗੂਜ ੫. ੧੯, ੨ : ੨ (500) 
3. ਦੂਰ ਕੀਤੀ, ਉਤਾਰੀ _ 
ਕੀ ਮਲੂ ਲਾਹੀ।” 


_ਲਾਹੁ -- !. 





-- ਬਿਲਾ ੫. ੧੦੦. ੧ : ੧ (824) 
ਲਾਹੀਅਨੁ -- ਦੂਰ ਕੀਤੀ, ਤ੍ਰਿਪਤ ਕੀਤੀ 
“ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ 
ਜੀਉ।” - ਸਿਰੀ ੫, ਅਸ ੨੯, ੭ : ੩ (73) 
ਲਾਹਾ, ਲਾਭ 
-- ਮਾਝ ੫, ਬਾਰਾ ੧੧ : ੩.(135) 
2. ਲਾਉਂਦਾ ਹੈ 
ਧੰਧੜੈ ਲਾਹੂ ।”” 
-- ਸੋਰ ੪, ੧, ੩ : ੧ (604) 
ਲਾਹੂ - ਲਾਹਾ, ਲਾਭ ਰ੍ 
“ਧਰਤੀ ਭਾਰਿ ਨ ਬਿਆਪਈ ਉਨ ਕਉ ਲਾਰੂ 
ਲਾਹਿ। ” ਰ੍ 
-- ਰਾਮ ੫, ਵਾਰ ੨੦ ਸ, ੫, ੧ : ੨ (965) 
ਲਾਹੇ -- ।. ਉਤਾਰਦਾ ਹੈ 
“ਗਰਧਪ ਵਾਂਗੂ ਲਾਹੇ ਪੇਟਿ।” (ਪੇਟ ਵਿਚ ਉਤਾਰਦਾ 
ਹੈ ਭਾਵ ਪੇਟ- ਭਰਦਾ ਹੈ । ) 
-- ਗਉ ੫, ੧੦੭” 
2. ਲਾਭ, ਨਫਾ 
“ਜੋਤੀ ਜੋਤਿ ਸਮਾਣੀ ਭੀਤਰਿ ਤਾ ਛੌਂਡੇ ਮਾਇਆ 
ਕੇ ਲਾਰੋ।-- ਆਜਾ ੧. ੮, 2 : 3੧51) 
ਲਾਹੈ -- ।. ਲਾਭ ਵਿਚ 
“ਜੇ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ। ” 
-- ਆਸਾ ੩, ੩੪, ੩ : ੨ (428) 
2. ਦੂਰ ਕਰ ਦੇਵੇਂ 
“ਕੋਈ ਐਸੋ ਰੇ ਭੇਟੈ ਸੰਤੁ ਮੇਰੀ _ਲਾਹੈਂ ਸਗਲ 
-- ਧਨਾ ੫, ਅਸ ੧, ੨ : ੨ (687) 
੨. ਲਭਦਾ ਹੈ, ਇਛੁਕ ਹੈ 
ਨੀ 
-- ਬਿਲਾ ੫, ੧੨੯, ੧ : ੨ (630) 
ਲਾਹੌਰ -- ਪਛਮੀ ਪੰਜਾਬ ਦਾ ਇਕ ਸੁਪ੍ਰਸਿਧ ਨਗਰ 
“ਲਾਹੌਰ ਸਹਰੁ ਅੰਮਿ੍‌ਤਸਰੁ ਸਿਫਤੀ ਦਾ ਘਰੁ।”” 
>-'ਸਲੇ ਬ.੭੮੧੧੧162) 
ਲਾਕਰੀ -- ।. ਲਕੜੀ, ਬਾਲਨ 


. ੧.? (2011 








ਘਾਸੁ। ” -- ਸਲੋ ਕਬ, ੩੬ 
2. ਲਕੜੀ ਭਾਵ ਸੋਟੀ (ਸਹਾਰਾ) 
'“ਸੋ ਹਰਿ ਅੰਧੁਲੇ ਕੀ ਲਾਕਰੀ!” 
_ - ਗੋਂਡ ਨਾਮ, ੫, ੧: ੪ (874) 
ਲਾਖ -- 1. ਲਖਾਂ, ਬੇਅੰਤ, ਬਹੁਤ 
“ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ 
ਪਾਈ ਜੀਉ।” 
-- ਮਾਝ ੫, ੨੩, ੧ : ੩ (101) 
“ਲਾਖ ਕਰੋਰੀ ਬੰਧੁ ਨ ਪਰੈ।” 
- ਗਉਂ ੫. ਸੁਖ ੨, ੨ : ੨ (264) 
?. ਲਖ, ਗਿਲਤੀ ਦੀ ਇਕ ਇਕਾਈ 
“ਕਿਨਹੂ ਲਾਖ ਪਾਂਚ ਕੀ ਜੋਰੀ।” 
` ਹਉ ਕਬ, ੬੦, ੩ : ੧ (337) 
“ਲਾਖ ਜਿਹਵਾ ਦੇਹੁ ਮੇਰੇ ਸਿ 
ਆਰਾਧੇ ਮੇਰਾ ਰਾਮ।” 
- ਸੂਹੀ ੫, ਛੰਤ ੬, ੧ : ੨ (780) 





2 ੧ (1366) 


- ਸਵ ੫, ਕਲ ੮ ; ੧(1408) 


ਲਾਖਾ -- 1. ਲਖਾਂ ਦਾ 
"ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਚਤਨੁ 
ਬਿਕਾਨੋ ਲਾਖਾ।” 


` - ਜੈਤ ੪, ੨,੧: ੨ (696) 


2. ਲਖਿਆ, ਜਾਣਿਆ 
“ਮਨਮੁਖ ਕੌਠੀ-ਅਗਿਆਨੁ ਅੰਧੇਰਾ ਤਿਨ ਘਰਿ 
ਰਤਨੁ ਨ ਲਾਖਾ। ” 
ਰ੍ --'ਜੈਤ ੪, ੨, ੨ : ੧ (696) 
ਲਾਖਿਆ -- ਲਖਿਆ, ਸਮਝਿਆ, ਬੁਝਿਆ, 
ਜਾਣਿਆ 
“ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ 
_ਲਾਖਿਆ।? -- ਵਡ ੪, ਵਾਰ ੨੦ : ੪ (594) 
-ਲਾਖੀ -- ਸਮਝੀ, ਜਾਣੀ 
`'ਤੂ ਬੇਅੰਤ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ 
ਨੰ ਲਾਖੀ।” ਰ੍ 
-- ਸਾਰ ੫, ੧੨੧, ੧ : ੧ (1227) 


2120 














ਲਾਗ 
ਦਾਲ ਰਣ ਕਲ 
- ਸਿਰੀ ੪, ਵਾਰ ੨੦ : ੫ (91) 
ਲਾਖੀਣਾ -- ਲਖਪਤੀ _ 
''ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ। ” 
. _ ” ਆਸਾ ਧਠਾ, ੨, ੧੯ : ੨ (487) 
ਲਾਖ =- 1. ਲਖ 
“ਭਾਗਹੀਣ ਮਨਮੁਖਿ ਨਹੀ ਲੀਆ ਤ੍ਿਣ ਓਲੈ ਲਾਖੁ 
ਛਪਾਇਆ।” -- ਰਾਮ ੪. ੧. ੩ : ੨ (880) 
ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ 
ਦਿਸ ਬਹੁ ਲਾਖੂ।” (ਲਖਾਂ ਹੀ, ਬੇਅੰਤ) 
- ਮਾਰੂ 8, ੬, ੩ : ੧ (997) 
(ਮਹਾਨ ਕੋਸ਼ ਅਰਥ “ਮੰਤਵ, ਇਰਾਦਾ, ਲਕਸ਼? 
ਕਰਦਾ ਹੈ) ਰ 
''ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ 
ਕਰਿ ਵਰਨਿਅਉ।” 


-` ਸੇਵੇ ੩, ੧2 : ੫ (1394). 





2. ਲਾਖ 
_ ਲਾਖੂ।  -- ਸਲੋ ਕਬ, ੧੩੯ : ੧ (137।) 
ਲਾਖੈ -- ।. ਲਖਦਾ ਹੈ, ਸਮਝਦਾ ਹੈ, ਬ਼ੁਝਦਾ-ਹੈ 
"ਤਾ ਕੀ ਗਤਿ ਮਿਤਿ ਕੋਇ ਨ ਲਾਥੈ।” 
- ਗਉ'੫. ਸੁਖ ੧੭, ੪ : ੬ (265) 
2. ਲਖਾਂ ਹੀ ...! 
"ਭਸਮ ਕਰੈ ਲੰਸਕਰ ਕੋਟਿ ਲਾਂਥੈ।” 
` . - ਭਉਂ ੫, ਸੁਖ ੧੭, ੫ : ੨ (255) 
ਲਾਗ -- ।. ਲਗਦਾ ਹੈ, ਜੁੜਦਾ ਹੈ 
“ਹਰਿ ਚਰਣੀ ਤਾ ਕਾ ਮਨੁ ਲਾਗ।”. 
੍ _ - ਗਉ ੫, ੧੫੯, ੪ : ੨'(198) 
2. ਲਗੀ ਹੈ 
“ਜਹ ਕੀ ਉਪਜੀ ਤਾ ਰਚੀ ਪੀਵਤ ਮਰਦਨ _ 
ਲਾਗ। ” - ਗਉ ਕਬ, ੬੪, ੩ : ੧ (337) 
3. ਲਗਦੀ, ਪੋਂਹਦੀ __ ਰ 
ਜੰ ਨ ਪਿ ਲਿਵਜਿਆ ਬਿਲ ਅੰਚ ਨ 
ਲਾਗ। ” . ਰ੍ 
- ਰਾਮ ੫, ਵਾਰ ੨੧ਸ, ੫, ੧ : ੨ (966) 
4. ਲੰਗ ਪਏ 
“ਪ੍ਰਭ ਸੰਗੀ ਮਿਲਿ ਖੇਲਲ ਲਾਗ।” 


2121 


ਲਾਗਤਾ 





- ਬਸੰਪ, ੧. 2 : ੨ (1180) 2. ਲਗੇ, ਦੀ 


6, ਅਲੀ ਰ੍ 
“ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ 


ਲਾਗ।  _-- ਸਲੋ ਕਬ, ੪੭ : ੨ (1366) 
ਲਾਗਉ -- ।. ਲਗਾਂ 
ਪਾਇ।” -- ਸਿਰੀ ੩, ੫੪, ੪ : ੩ (35) 
2. ਜੁੱਟ ਜਾਵਾਂ 
“ਕਰਿ ਕਿਰਪਾ ਲਾਗਉ ਤੇਰੀ ਸੇਵ ।” 
-- ਗਉ ੫, ੧੩੯, ੧" : ੨ (193) 
3. ਲਗ ਜਾਵੇ, ਪੈ ਜਾਵੇ 


ਚਰਨ ਕਮਲ ਸਿਉ ਲਾਗਉ ਨੇਹੁ” 


- ਧਨਾਂ ੫, ੫੮, 2 : ੧ (664) 


4. ਲਗੇ 
ਰ “ਆਗਿਆਂ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ 
ਭਾਵਉ। ” --- ਟੋਡੀ ੫, ੫, 2 : ੧ (713) 


ਲਾਗਈ -- ਲਗਦੀ, ਲਗਦਾ 
“ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ 
ਧਿਆਇ। ?” _-- ਸਿਰੀ ੩, ੪੦, ੨ : ੧ (29) 
“ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ।” 
-- ਗਉ ਰਵਿ, ੧, ੩ : ੨ (346) 


ਫੂਕ।”` (ਪੱਂਹਦੀ) 
_- ਸਲੋ ਕਬ, ੧੫੮ : ੨ (1372) 
ਲਾਗਏ -- ਲਗਦਾ 
“ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖ 
ਨ ਲਾਗਏ। ” 
-- ਕਾਨ ੫, ਛੰਤ ੧, ੨ : ੪ (1312) 
_ਲਾਗਸਿ -- ਲਗਦੀ ਹੈ. 
“ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ 
ਬਾਣੀ।” ---ਰਾਮ ੧, ੨, ੪ : ੧ (677) 
ਲਾਗਹ -- ਲਗਦੇ ਹਾਂ 
“ਤੁਮ ਲਾਵਹੁ ਤਉ ਲਾਗਹ ਸੇਵ ।” 
-- ਗਉ ੫, ੮੩, ੧” : 
ਲਾਗਹਿ -= ।. ਲਗੇ, ਰੁਝੇ, ਰੁਚਿਤ ਹੋਏ 
ਖਸਮੁ ਬਿਸਾਰਿ ਆਨ ਕੰਮਿ ਲਾਗਹਿ।” 
-- ਗਉਂ ੫, ੧੪੫, ੧" 


੧(180) 





" ੧ (195) 


“ਜ਼ਸਫਤ ਨਾਮ ਐਸੇ ਦੇਖ ਲਾਗਹਿ ਜਮੁ ਮਾਰਿ 
ਸਮਾਰੇ ਨਰਕਿ ਖਰੇ। ” 
- ਮਾਰੂ ੧, ਅਸ ੮. ੮ : ੨ (1014) 
3. ਲਗਦੇ ਰ 
“ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ. 
ਲਾਗਹਿ ਤਾਰ। ” 
-- ਸਲੋ ਕਬ, ੩੦ : ੨ (1366) 
ਲਾਗਹੁ -- ।. ਲਗਦੇ ਹੋ, ਰੁਚਿਤ ਹੁੰਦੇ ਹੋ 
“ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ । 
- ਗਉ ੫. ਸੁਖ ੬, ੬ : ੯ (270) 
ਚਿਤੁ ਲਾਇ।” 
-- ਰਾਮ ੩, ਅੰਨ ੧੮ : ੪ (919) 
2. ਲਗੋ ਰ 
“ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗਹੁ ਪਾਲ। ” 
- ਬਿਲਾ ੫, ੪੧, ੨:੧(੧੧1) 
ਨ ਲਗਣ, ਜੁੜਨ 
“ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ 
ਕੇ ਚਰਣ ਵਿਸਾਰੇ।” 
-- ਬਿਲਾ ੩, ੧, ੧" 
ਲਾਗਤ -- 1. ਲਗਦਾ ਹੈ ਰ 
“ਪ੍ਰਭੂ ਤਿਆਗਿ ਲਾਗਤ ਅਨ ਲੌਭਾ। ” 
-- ਗਉ ੫, ੧੪੫, ੨? ੧ (195) 
2. ਲਗਦਿਆਂ ਹੀ 
“ਲਾਗਤ ਪਵਨ ਖਸਮੁ ਬਿਸਰਾਇਓ।” 
-- ਗਉ ਕਬ, ੬੨, ੧ : ੨ (337) - 
“ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ 
ਛੇਕੁ।? _-- ਸਲੋ ਕਬ, ੧੫੭ : ੨ (1372) 
ਉਸਾਸ।” -- ਸਲੋ ਕਬ, ੧੮੩ : ੧ (1374) 
ਲਾਂਗਤ -- ਲੰਡਾ ਕੇ 
`'ਲੈ ਕਰਿ ਠੋਗਾ ਟਗਰੀ ਤੋਚੀ ਲਾਂਗਤ ਲਾਂਗਤ 
ਜਾਤੀ ਥੀ।” -- ਗੋਂਡ ਨਾਮ, ੭, ੧ : ੨ (875) 
ਲਾਗਤਾ -- ਲਗਦਾ, ਪੈਂਦਾ ` 
ਸਗਲ ਪੰਜ 
`_-- ਬਿਲਾ ੫, ੬੩, ੧ : ੧ (817) 


: % (796) 


ਲਾਗਤੀ 2122 ਸਹਿ 

















ਲਾਗਤੀ -- ਲਗਦੀ ਹੈ - ਧਨਾ ਕਬ, ੨, ੧“ : ੧ (692) 
-- ਗੋਂਡ ਨਾਮ, ੪, ੧ : ੧ (874) “ਕਬੀਰ ਗੁਰੂ ਲਾਗਾ ਤਬ ਜਾਨੀਐ ਦਿਟ ਮੋਹੁ 

ਲਾਗਤੇ -- ਲਗਦੇ ਹਨ, ਭਾਵ ਪੈਂਦੇ ਹਨ ਭਨ! ਤਾਪ” 
“ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ - ਸਲੋ ਕਬ, ੧੮੯ : ੧ (1374) 

ਨਾਉ।” ਲਾਗਿ -- ।. ਲਗਦੀ, ਛੂੰਹਦੀ 

- ਗੂਜ ੫, ਵਾਰ ੧੫ਸ, ੫, ੧ : ੧ (522) | "ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ 
ਲਾਗਨ -- ਲਗਨ ਗਵਾਏ।”” __-- ਸਿਰੀ ੩, ੪੧, ੩ : ੨ (29) 
“ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ | ਮਨਮੁਖ ਫਿਰਹਿ ਨ ਜਾਣਹਿ ਸਤਿਗੁਰੂ ਹਉਮੈ 


ਇਹੁ ਧਾਵੈ।” -- ਧਨਾ ੫, ੭, ੧ : ੧ (672) ਅੰਦਰਿ ਲਾਗਿ। ” 
“ਲਾਗਨੁ ਲਾਗਨਾ ਨੀਕਾ ਗੁਰ ਚਰਣੀ ਮਨੁ | '?ਓਿੰਨੇਕੇਸ਼ ਅਰਥ ਅਗਨੀ ਕਰਦਾ ਹੈ) 
ਲਾਗਨਾ। ” -- ਮਾਰੂ ੫, ਅਸ ੪, ੬ :੧(105) | 2. ਲੋਗ ਕੇ ਰ 

ਲਾਗਾ -- ।. ਲਗਾ, ਜੁੜਿਆ ___ "ਜਿਨੀ ਮੇਰਾ ਪਿਆਰਾਂ ਰਾਵਿਆ ਤਿਨ ਪੀਛੈ 
“ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਲਾਗਿ ਫਿਰਾਉ। 
ਧਿਆਨੁ।” _ -- ਸਿਰੀ ੩, ੩੪, ੨ : ੩ (26) ` ਸਿਰੀ 8, ੬੮, ੧ ੨ (4) 


“ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ [ 2. ਦੌੜ ਕੈ ਰ 
ਮਾਤਾ ਥੀਵਿਆ।” (ਮਥੇ ਲਗਾਂ, ਸਾਹਮਣੇ | __ਕੇਂਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ 


ਆਇਆ) -- ਸਿਰੀ ੪, ਪਹ ੩, ੧ : ੪ (76) ਰਹੁ ਨਾਮੇ। 
2. ਲਗਾਂ, - ਸਿਰੀ ੧, ਅਸ ੧੭, ੧" : ੨ (64) 
“ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ [ __ਨੰਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ 
ਪਾਇ।”” -- ਸਿਰੀ ੩, ੬੨, ੩ : ੨ (38) ਖਸਮਾਰ। ਰ 
3. ਰੁਚਿਤ ਹੋਇਆ - ਬਿਲਾ ੫, ੩੪, ੩ : ੨ (809) 
“ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ | “- ਪਿੱਛਾ _____ 
ਲਾਗਾ ਦਜੈ ਭਾਇ। ” ਐ "ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ 
- ਸਿਰੀ ੪, ਪਹ ੩, ੨ : ੧ (76) ਛੱਡੀ ਮੋਰੀ ਲਾਗਿ। 
4. ਮਹਿਸਸ ਹੋਇਆ ਰ੍ - ਜੈਤ ੫; ੫, ੧: ੨ (701) 
“ਜਾ ਕੈ ਮਨਿ ਲਾਗਾ ਪ੍ਰਭੁ ਮੀਠਾ।” `5. ਪਾਹ, ਲਾਗ (ਸ਼ਬਦਾਰਥ ਦਰਪਣ, ਨਿਰਣੈ); 
- ਗਉ ੫, ਸੁਖ ੫, ੧ : ੭ (268) `` ਪਿਆਰ, ਪ੍ਰੀਤ (ਮਹਾਨ ਕੋਸ਼) ਰ 
5. ਲਗਾ. ਜਟ ਗਿਆ ਭੈ ਸ਼ਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ 
ਸੇਵ।”” -- ਗਉ ੫, ਥਿਤੀ ੧੫ : ੨ (300) ਹੈ ਐਬ. ਗਜ 
6. ਲਗਾ ਹੋਇਆ, ਚੰਬੜਿਆ ਹੋਇਆ 'ਲਗੀ ਲਾਗਿ ਸੰਤ ਸੰਗਾਰਾ। :। 
“ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ। ” - ਮਾਰੂ ੫, ਸੋਲਾ ੯, ੧੫ : ੨ (1081) 
-- ਗਉ ਕਬ, ੨੯, ੧" : ੧ (329) ! $- ਲੋਗ ਗਿਆ 
7. ਆਰੰਭ ਹੋਇਆ __ “ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ 
ਰ ਚਿਤੁ ਲਾਗਿ।” 





'ਸੋ ਦਿਨੁ ਆਵਨ ਲਾਗਾ।” 
- ਜੈ ੫, ੫, ੨: ੨ (701) 





ਲਾਗਿਉ 2123 
ਰ “ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ 


7. ਲਗਦਾ ਭਾਵ ਪੈਂਦਾ 


“ਗੁਰਮੁਖਿ ਚੌਰੂ ਨ ਲਾਗਿ ਹਰਿ ਨਾਮਿ. 


ਜਗਾਈਐ। ” 


-- ਸੂਹੀ ੧, ਅਸ ੪, ੬ : ੧ (752) । 


8. ਲਗੀ ਹੋਈ 
“ਕਾਇਆ ਅਹਰਣੁ ਮਨੁ ਵਿਚਿ ਲੋਹਾ ਪੰਚ ਅਗਨਿ 
ਤਿਤੁ ਲਾਗਿ ਰਹੀ। ” 
-- ਮਾਰੂ ੧, ੩, ੩ : ੧ (990) 
ਲਾਗਿਉ -- ਲਗਾ ਹੈ', ਵਲ ਰੁਚਿਤ ਹੈ 
“ਸਾਚ ਛਾਡਿ ਕੈ ਝੂਠਹ ਲਾਗਿਉ ਜਨਮ ਅਕਾਰਥੁ 
ਖੋਇਓ।” __-- ਸੋਰ ੯, ੧੦, ੧ : ੧ (633) 
ਲਾਗਿਓ -- ।. ਲਗਾ ਹੈ 
“ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ 
ਲਾਗਿਓ।`` -- ਗਉ ੫, ੧੬੦“, ੧: ੨ (21੨) 


“ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ 


ਮਾਨ।” (ਲਗਦੀ ਹੈ) 
- ਮਾਰੂ ੫, ਅਸ ੩, ੬ : ੨ (1016) 
2. ਲਗਦੀ ਹੈ, ਜਾਪਦੀ ਹੈ, ਅਨੁਭਵ ਹੁੰਦੀ ਹੈ 
“ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ 
_ਪਿਰ ਸਭੈ ਬਿਖੁ ਲਾਗਿਓ। ” 
-- ਸਾਰ ੫, ੫, ੧ : ੨ (1203) 
ਲਾਗਿਆ -=- ਲਗਾ, ਜੁੜ ਗਿਆ 
“ਸਬਦਿ ਰਵੇ ਮਨੁ ਹਰਿ ਸਿਉ ਲਾਗਿਆ।” 


-- ਗਉ ੧, ਅਸ ੧, ੩ : ੨ (221) 


“ਰਾਮ ਨਾਮਿ ਮਨੁ ਲਾਗਿਆ।” (ਲੀਨ ਹੋ ਗਿਆ) 
-- ਸੈਰ ੫, 2੨, ੨ : ੧ (627) 
ਲਾਗਿਬਾ -- ਲਗ ਪੈਂਦਾ ਹੈ 
“ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ 
ਰਸਕਿ ਰਸਕਿ ਫਲ ਲਾਗਿਬਾ। 
-- ਜੈਤ ੪, ੪, ੧ : ੧ (697) 
“ਮੇਰਾ ਮਨੁ ਰਾਮਨਾਮ ਰਸਿ ਲਾਗਿਬਾ। (ਲਗ 
ਗਿਆ ਭਾਵ ਮਗਨ ਹੋ ਗਿਆ ਹੈ) 
-- ਜੈਤ ੪, ੪, ੧” : ੧ (697) 
ਲਾਗਿਲਾ -- ਲਗਦਾ ਹੈ, ਮਹਿਸੂਸ ਹੁੰਦਾ ਹੈ 
“ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ। ” 
- ਪ੍ਰਭਾ ਨਾਮ, ੨, ੨ : ੧ (1351) 


ਲਾਗੀ -- 1. ਲਗੀ, ਰੁਚਿਤ ਹੋਈ 











ਲਾਗੀ 





ਗਿਆਨੁ।” _-- ਸਿਰੀ ੧, ੧੮, ੧” : ੨ (20) 
ਕੂਰਿ।” (ਲਗੀ ਹੈ) 
-- ਸਿਰੀ ੫, ੮੪, ੨ : ੨ (47) 
“ਗੁਰਮੁਖਿ ਬਾਣੀ ਮੀਠੀ ਲਾਗੀ । 
- _-- ਗਉ ੩, ਅਸ ੭, ੬ : ੧ (232) 
3. ਲਗੀ, ਚੰਬੜੀ 
ਹਉਸੈ ਆਇ।” 
-- ਗਉ ੪, ਕਰ ੧. ੩ : ੧ (234) 
“ਲਾਗੀ ਮੈਲੁ ਮਿਟੈ ਸਚ ਨਾਇ। (ਲਗੀ ਹੋਈ) 
-- ਆਸਾ ੧, ੧੩, ੧ : ੩ (352). 
4. ਜੁੜੀ, ਜੁੜ ਗਈ 
- ਗਉ ੫, ਸੁਖ ੧੦, ੬ : ੨ (276) 
5. ਲਗੀ ਹੋਈ, ਵਜੀ ਹੋਈ 
“ਲਾਗੀ ਹੋਈ ਸੁ ਜਾਨੈ ਪੀਰ।” 
-- ਗਉ ਕਬ, ੨੧. ੧“ : 
6. ਛੁੰਹਦੀ, ਪੋਂਹਦੀ 
-ਸੰਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ 
ਲਾਗੀ।  - ਗਉ ਕਬ, ੫੩. ੪ : ੧ (335) 
“ਗੁਰੂ ਕੀ ਸੇਵਾ ਦੂਖੁ ਨ ਲਾਗੀ। ” 
-- ਗੋਂਡ ੫, ੯, ੪ : ੨ (865) 


॥ (327) 


ਇਤ ਸਹਾਇਕ ਕਿਰਿਆ 


“ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ 
__ = ਆਸਾ ੧, ਵਾਰ ੧ੋਸ, ੧, ੧ : ੨ (463) 
8. ਲਗ ਗਈ, ਜੁਟ ਗਈ 
_- ਸੋਰ ਕਬ, ੫, ੩ : ੪ (655) 
9. ਪਰਵਾਨ ਹੋਈ 
“ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ 
ਪਿਆਰੋ।” -- ਤਿਲੰ ੧, ੪, ੧: ੫ (722) 
10. (ਆ) ਪੂਜੀ 
“ਅਉਘਟ ਕੀ ਘਟ ਲਾਗੀ ਆਇ। ” 
-- ਭੈਰ ਨਾਮ, ੧੦, ੨੧ : ੨ (1166) 


ਲਾਗੀਆ 2124 





ਲਾਗੀਆ =- ਜੁੜੀ ਹੈ 
ਲਾਗੀਆ। ”-- ਕਾਨ ੫, ਛੰਤ ੧, ੧ : ੪ (1312) 

ਲਾਗੀਐ -- ।. ਜੁਟ ਜਾਈਐ, ਲਗ ਜਾਈਐ 
"ਆਉ ਸਖੀ ਸੰਤ ਪਾਸਿ ਸੇਵਾ ਲਾਗੀਐ। ” 

- ਆਸਾਂ ੫, ਛੰਤ 2, ੩ : ੧ (457) 
2. ਰੀ 

ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ 

(੬੨ ੧4 


- ਬਿਲਾ ੫, ਛੰਤ ੪, ੨ : ੧ (848) | 


ਲਾਗੂ -- 1. ਰੁਚਿਤ ਹੋ, ਲਗ ਰ 
'“ਸਰੰਜਾਮਿ ਲਾਗੁ ਭਵਜਲ ਤਰਨ ਕੈ।” 


- ਆਸਾ ੫, ੪, ੧": ੧(12) 
2. ਜੁੜ, ਪਉ 

“ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ 

ਲਾਗੂ। '` _-- ਸਿਰੀ ੫, ੭੮, ੩ : ੨ (45) 


“ਗੁਰੂ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ 
ਲਾਗੁ।”` (ਜੁਟ ਜਾ) . 
-- ਸਿਰੀ ੫, ੭੯, ੧” : ੨ (45) 
“ਨਾਮ ਸੰਗਿ ਤਾ ਕਾ ਮਨੁ ਲਾਗੁ ।” (ਜੁੜ ਜਾਂਦਾ 
__ ਵੱਢ] -- ਗਉ ੫, ੧੧੮, ੪ : ੨ (189) 
“ਲਾਗੁ ਗਲੇ ਸੁਨੁ ਬਿਨਤੀ ਮੇਰੀ।” (ਲਗ, ਮਿਲ) 
-- ਆਸਾ ਕਬ, ੩੫, ੧ : ੨ (484) 
ਲਾਗੂ -- ਵੈਰ ਨਾਲ ਪਿਛੈ ਪੇ ਜਾਣ ਵਾਲੇ, ਖੇੜੇ ਪੈ 
੍ ਜਾਣ ਵਾਲੇ ਰ੍ 
“ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ। ” 
ਰ੍ - ਸਿਰੀ ੧, ੧੫, ੧ : ੨ (19) 
ਲਾਗੇ -- ।. ਪਏ, ਪੈਕੇ . ਰ 
“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ।” 
`-- ਸਿਰੀ ੧, ੧੪, ੨ : ੨ (।9) 
_ਲਾਗੇ।” (ਲਗਦਾ ਹੈ) ਰ 
- ਗਉ ੪, ੬੨, ੪ :੧(172) 
2. ਵਲ ਰੁਚਿਤ ਹੋਏ, ਜੁੜੇ, ਲਗੇ ਹਨ 
'ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ 
ਸੋਭਾ ਪਾਵਣਿਆ ।” 


` -- ਮਾਝ ੩, ੩, ੧" 








0 .0110002.. 


<< 





“ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ। ” 
-- ਗਉ ੫. ਸੁਖ ੧, ੫ : ੯ (263) 
“ਕੇਤਕ ਸਿਧ ਭਏ ਲਿਵ ਲਾਗੇ। ” (ਜੁੜਨ ਨਾਲ) 
- ਗਉ ਕਬ, ੩੭, ੧" : ੨ (330) - 
ਸੇਜ ਸੋਹੰਤੀਆ। ” (ਲਗੇ, ਜੁੜੇ ਭਾਵ ਮਿਲੇ) 
____- ਆਸਾਂ ੫, ਛੰਤ ੧੪, ੪ : ੪ (462) 
ਭਈ ਮੁਖਿ ਲਾਗੇ। (ਭਾਵ ਦਰਸ਼ਨ ਕਰਕੇ) 
- ਦੇਵ ੪, ੧, ੧ : ੨ (527) 
3. ਲਗਦੇ ਹਨ, ਮਿਲਦੇ ਹਨ 

“ਹਰਿ ਸੇਵਾ ਬਿਨੁ ਏਹ ਫਲ ਲਾਗੇ। ” 

ਰ੍ - ਗਉ ੫. ਥਿਤੀ ੯ : ੭ (298) 


ਕਮ ਆ 


4. ਅਨੁਭਵ ਹੋਏ, 


“ਤਬ ਪ੍ਰਭ ਨਾਨਕ ਮੀਠੇ ਲਾਗੇ।” ਰ 
- ਆਸਾ ੫, ੬੩, ੪ : ੨ (386) 


“ਹੁਕਮੀ ਵਰਸਣ ਲਾਗੇ ਮੇਹਾ।” (ਲਗਦਾ ਹੈ, 
ਸ਼ੁਰੂ ਹੁੰਦਾ ਹੈ)-- ਮਾਝ ੫, ੩੪, ੧ : ੧ (104) 
ਅਸਾਰ ਬਹੈ।” 

- ਆਸਾ ਕਬ, ੧੫, ੩ : ੧ (479) 

. ਛੂਹਿਆ, ਲਗਿਆ ਹੈ 
ਧਰ ਤਿਨਾ ਕਾ ਗੁਰੂ ੈ ਜਸੁ ਅਮਿਤ ਫਲ 
ਹਰਿ ਲਾਗੇ ਮੁਖਾ।” 

`-- ਵਡ ੪, ਵਾਰ ੬ : ੫ (588) 

7. ਵਜੇ, ਲਗੇ _ 

“ਪਰਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ 
_ਕਾਟਿਆ ਜਾਈ।” 

ਰ -- ਸੋਰ ੪, ੯, ੧ : ੨ (607) 
“ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ 
ਲਾਗੇ। (ਲਗਦਾ ਹੈ) ਰ 

- ਮਾਰੂ ੩, ਵਾਰ ੧੩ : ੩ (1090) 

੧. ਲਗਿਆ ਹੋਇਆ, ਚੰਬੜਿਆ ਹੋਇਆ 

` “ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ 
ਸੰਗਤਿ ਸਾਧ ਸਵਾਰੀ।” _ ` 

- ਧਨਾ ੪, ੧, ੨ : ੧ (666? 


ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ 


ਲਾਗੈ . 
“ਅਪਲੇ ਕਰਪ ਧਾਗੀ।” (ਲਗੇ, ਪ੍ਰਾਪਤ 
ਹੋਏ) -- ਰਾਮ ੫, ੮, ੨ : ੧ (916) 





-- ਸੂਹੀ ੫, ੫, ੩ : ੧ (737) 
ਲਾਗੈ -- ।. ਲਗਦਾ/ਜੁੜ ਜਾਂਦਾ ਹੈ 
“ਸੁਣਿਐ ਲਾਗੀ ਸਹਜਿ ਸ੍ਆਨੂ। ” 


”" ਪਊ ੧, ੧% : ੪ (3) 


“ਸਰੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ 


ਰਹਾਏ ।” -- ਸਿਰੀ ੩, ਅਸ ੨੨, ੫ : ੩ (67) 
“ਸਾਧ ਜਨਾ ਕੀ ਸੇਵਾ ਲਾਗੇੈ।” (ਜੁਟ ਜਾਂਦੇ, ਲਗ 
ਜਾਂਦੇ) ___-- ਗਉ ੫, ਸੁਖ ੩, ੫ : ੨ (266) 
2. ਲਗਦੀ, ਮਹਿਸੂਸ ਹੁੰਦੀ, ਅਨੁਭਵ ਹੋਣਾ, 
ਉਪਜਣਾ, ਪੈਦਾ ਹੋਣਾ 
“ਸਾਚੈ ਨਾਮ ਕੀ ਲਾਗੈ ਭੂਖ।” 


-- ਆਸਾ ੧, ੩,੧: ੩ (9) | 
“ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ 
ਸਿਰੀ ੧, ਅਸ ੧੦,੫:੧(59) 


ਜਾਇ। ”-- 
"ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ 
ਮੂਚਾ।” .-- ਦੇਵ ੫, ੩੨, ੧” : ੨ (534) 
3. ਅਸਰ ਕਰੇ, ਪ੍ਰਭਾਵਤ ਕਰੇ 
"ਇਤੁ ਤਨਿ ਲਾਗੈਂ ਬਾਣੀਆ। ” 


- ਸਿਰੀ ੧, ੩੩, ੩ : ੧ (25) 


4. ਵਜੇ, ਲਗੇ ਰ੍ 
“ਜਿਨਿ ਗੁਰੂ ਸੇਵਿਆ ਆਪਣਾ ਜਮਦੂਤ ਨ ਲਾਗੀ 
ਡੰਡੁ।” _-- ਸਿਰੀ ੫, ੯੦, ੪ : ੨ (353) 


“ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮਤੀਰੁ।” 
-- ਸਿਰੀ ੧, ਅਸ ੭, ੧ : ੩ (57) 
੧. ਲਗਦੀ ਹੈ, ਚੰਬੜਦੀ ਹੈ ਰ੍ 


`'ਘਰੇ ਮੇਲੁ ਨ ਲਗਈ ਮਲੁ ਲਾਗੈ ਦੂਜੈ ਭਾਇ।” 


_- ਸਿਰੀ ੪, ਵਾਰ ੧੨ਸ, ੩, ੧ : ੬ (67) 
“ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ 


ਮੈਲੁ ਗਵਾਵਣਿਆ। ” (ਦੂਜੇ 'ਲਾਗੈ” ਦੇ ਅਰਥ 


'ਜੁੜਨਾ” ਹੈ) 
-- ਮਾਝ ੩, ਅਸ ੧੨, ੪ : ੩ (116) 
6. ਆਰੰਭੇ, ਕੰਮ ਕਰਨਾ ਸ਼ੁਰੂ ਕਰੇ 
“ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ।” 


-- ਮਾਝ ੩, ਅਸ ੧੨,੨:੨੧(।16)। 


ਉਇ 





ਪਾਈਐ।”” (ਆਰੰਭ ਹੋਏ) 
-- ਸੂਹੀ ੧, ਦੂ. ੩ 2 (730) 
7. ਭਾਵ ਵੇਖਣਾ 
“ਚਕਵੀ ਪ੍ਰੀਤਿ ਸੂਰਜ ਮੁਖਿ ਲਾਗੈ । ... 
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ।” 
-- ਗਉ ੪, ੪੨, ੨ : ੧; ੩ (164) 


ਨ ਲਾਗੈ ਰੇ।” ਰ 
-- ਗਉ ੫, ੧੩੭”, ੨ : ੧ (209) 
“ਪਭ ਸਿਮਰਤ ਕਛੁ ਬਿਘਨੁ ਨ ਲਾਗੈ। ” (ਪੈਂਦੀ) 
-- ਗਊ ੫, ਸੁਖ ੧, ੨ : ੫ (262). 
“ਪਾਹਰੂਅਰਾ ਛਬਿ ਚੋਰੁ ਨ ਲਾਂਗੇ।” (ਭਾਵ 
` ਪੈਂਦੇ) _ -- ਆਸਾ ੧, ੨੦, ੪ : 2 (385). 
9. ਲਗਦੇ, ਉਪਜਦੇ,(ਡਾਲ ਨਾਲ) ਲਗਦੇ 
“ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ 
ਲੇਹੀ।” -- ਆਸਾ ੧, ੧੯, ੩ : ੨ (354) 
10. ਰੁਚਿਤ ਹੋਏ 
“ਦੂਜੈ ਭਾਇ ਨ ਲਾਗੈ ਕੋਇ। ” 
_-- ਆਸਾ ਡੇ, ੪੪, ੧ : ੪ (362) 
11. ਹੋ ਜਾਏ, ਪੈ ਜਾਂਦਾ ਹੈ 
“ਗੁਰਮੁਖਿ ਨਿਰਤਿ ਹਰਿ ਲਾਗੈ ਭਾਉ।” 
ਰ - ਆਸਾਂ ੩, ੫੧, ੨ : ੧ (364) 
"ਜਿਸੁ ਭੇਟਤ ਲਾਗੈ ਪ੍ਰਭ ਰੰਗੁ । ” 
-- ਆਸਾਂ ੫, ੮੯, ੧ : ੪ (393) 
12. ਲਗਦੀ, ਜੁੜਦੀ ਰੇ 
_“ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ 
ਅਨਦਿਨੁ ਪ੍ਰਭ ਮਨਾ। ” 
- ਆਸਾ ੫, ਛੰਤ ੧੪. ੨ : ੪ (462) 


- 13. ਭਾਵ ਪੈ, ਚਲ, ਲਗ 


“ਉਨ ਕੀ ਗੈਲਿ ਤੋਹਿ ਜਿਨਿ ਲਾਗੈ।” 


-- ਆਸਾ ਕਬ, ੩੪, ੧ : ੨ (484) 


ਲਾਗੋ -- ।. ਲਗਾ, ਪਿਆ, ਹੋਇਆ 


'ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ 
- ਸਿਰੀ ੩, ਅਸ ੧੯, ੨ : ੧ (65) 


2. ਜੁੜਿਆ, ਲਗਾ 


ਉਨ 


ਲਾਗੋ ਰ 2126 
"੩ 
| ਟੁਕਾਇ। ” (ਭਾਵ ਉਮਰ) 





“ਜਨ ਚਰਨ ਕਮਲ ਸਿਉ ਲਾਗੋ ਮਨਾ।” 
- ਗਉ ੫, ੧੬੨, ੩: ੨ (195) 
3. ਲਗੀ ਪਈ ਭਾਵ ਬਣੀ ਹੋਈ 
“ਕਤ ਜਾਈਐ ਰੇ ਘਰ ਲਾਗੋ ਰੰਗੁ।” 
- ਬਸੰ ਰਾਮਾ, ੧, ੧" : ੧ (1195) 
ਲਾਗ੍ਰੌਂ -- ਲਗਾ ਹੋਇਆ 
ਭਗਵੰਤ ਰਸੁ ਨਾਹੀ ਅਉਰੈ ਕਾਮ.ਸਿਉਂ।” 
- ਸਵ ੫, ਮਥੁ ੩ : ੩ (1408) 
ਲਾਘਣਊ -- ਲੰਘਣਾ ਹੈ 
"ਕਾਲਰੁ ਲਾਦਸਿ ਸਰੂ ਲਾਘਣਊ ਲਾਭੂ ਨ ਪੂੰਜੀ 
ਸਾਥਿ।” 
- ਮਾਰੂ ੩, ਵਾਰ ੧੩ਸ, ੧, ੧ : ੨ (1090) 
ਲਾਛੈ -- ਲਛਣ, ਚਿਹਨ (ਮਹਾਨ ਕੋਸ਼), ਨਿਸ਼ਾਨ 
“ਮਲੈ ਨ ਲਾਛੈ ਪਾਰਮਲੋ ਪਰਮਲੀਓ ਬੈਠੋ ਰੀ 
ਆਈ। ” -- ਗੂਜ ਨਾਮ, ੨, ੧ : ੧ (525) 
ਲਾਜ -- ।. ਇਜ਼ਤ, ਪਤਿ 
“ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ। ” 
- ਮਾਝ ੧, ਵਾਰ ੭ਸ, ੧, ੧ : ੪ (140) 
2. (ਸੰ. ਜਰਗ) ਸ਼ਰਮ, ਲੱਜਾ, ਹਿਆ 
“ਪਤਿ ਅਪਤਿ ਤਾ ਕੀ ਨਹੀ ਲਾਜ।” 
ਰ੍ - ਗਉ ਕਬ, ੩, ੩ : ੧ (324) 


“ਲਾਜ ਨ ਮਰਹੁ ਕਹਹੁ ਘਰੁ ਮੇਰਾ।” (ਸ਼ਰਮ | 


ਨਾਲ) _-- ਗਉ ਕਬ, ੧੧, ੧” : ੧ (325) 
3. ਲੋਕ-ਲਾਜ, ਓਪਰੀ ਝਿਜਕ 
''ਅਹਨਿਸਿ ਭਗਤ ਕਰੇ ਦਿਨੁ ਰਾਤੀ ਲਾਜ ਛੋਡਿ 
ਹਰਿ ਕੇ ਗੁਣ ਗਾਵੈ । ” 
- ਰਾਮ ੧, ੧੦, ੧” : ੨ (879) 


ਲਾਜਸੀ -- ਲਾਜ ਆਵੇਗੀ, ਲਜਾਵਾਨ ਹੋਵੇਗਾ 


“ਤਬ ਕੁਲੁ ਕਿਸੇ ਕਾ ਲਾਜਸੀ ਜਬ ਲੇ ਧਰਹਿ ! 


ਮਸਾਨਿ।”” _ -- ਸਲੋ ਕਬ, ੧੬੬ : ੨ (1373) 


ਹੁੰਦੇ ਹਨ 
“ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ।”” 
- ਸਸ ੫, ੮ : ੧(1362) 
ਲਾਜੁ -- ।. ਰਸੀ 
"ਆਵ ਘਟੈ ਨਰੁ ਨ ਬੁਝੈ ਨਿਤਿ ਮੂਸਾ ਲਾਜੁ 








ਲਾਤਿਆ 





-- ਸਿਰੀ ੪, ੭੦, ੧: ੨ (41) 
2. ਲੱਜ 
“ਟੂਟੀ ਲਾਜੁ ਭਰੈ ਮਤਿ ਹਾਰੀ।” 
- ਗਉ ਕਬ, ੧੨, ੩ : ੨ (325) 


ਲਾਜੈ -- ਇਜ਼ਤ, ਪਤਿ 
ਜਨਾ ਰਾਖੁ ਲਾਜੈ ਜੀਉ।” 


-- ਮਾਝ ੪, ੬੮, ੪ : ੩ (174) 
ਲਾਣੂ - ਮਧਾਨੀ ਦੇ ਸਿਰੇ `ਤੇ ਲਗਾ ਚਾਰ ਦੰਦਿਆਂ 
“ਲਾਟੂ ਮਧਾਣੀਆ ਅਨਗਾਹ। ” 
- ਆਸਾ ੧, ਵਾਰ ਪਸ, ੧, ੨ : ੧੭ (465) 
ਲਾਡ -- (ਸੰ. ਗਕ੍) ਪਿਆਰ, ਮਲਾਰ 
“ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ। ” 
(ਚਾਅ ਮਲਾਰ ਕੀਤੇ) 
-- ਸਿਰੀ ੫, ੯੭, ੧ : ੧ (51) 
ਲਾਡਾਇਦਾ -- ਪਿਆਰ ਕਰਦਾ 
"ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੁਤੁ 
ਲਾਡਾਇਦਾ। ” 
ਰ - ਮਾਰੂ ੫, ਸੋਲਾ ੫, ੧੪ : ੩ (1076) 
ਲਾਡਾਵੈ -- (ਪਿਆਰ) ਕਰੇ, 
“ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ 
ਅਨਦਾਈ। ”` -- ਸਾਰ ੫, ੪੮, ੧ : ੧ (1214) 


। ਲਾਡਿਲੇ -- ਪਿਆਰੇ ਦੇ 


ਗੁਨ ਗਾਇਓ। ”-- ਸਾਰ ੫, ੫੩. ੧" : ੧(1214) 
ਲਾਡੂ -- ਪਿਆਰ, ਮਲਾਰ 
"ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ 
ਜਮਰਾਉ ਹਸੈ। ”-- ਸਿਰੀ ਕਬ, ੧. ੧ : ੨ (91) 
ਲਾਡੂਲੀ -- ਪਿਆਰੀ 
“ਸਰਿ ਧੋਵਨਿ ਚਾਲੀ ਲਾਡੂਲੀ। ” 
`- ਬਸੰ ਨਾਮ, ੩, ੧" : ੧ (1196) 


- ਬਿਹਾ ੫, ਛੰਤ ੭, ੩ : ੪ (546) 





ਲਾਥ -- ਉਤਰਨਾ, ਮੁਕਨਾ, ਲਥਨਾ 
“ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ 
ਲਾਥ। ' -- ਗਉ ੫, ਬਾਅ ੩੩ ਸ : ੧ (227) 
ਲਾਥਾ -- ਉਤਰਿਆ, ਦੂਰ ਹੋਇਆ, ਮੁਕਿਆ 
ਗੁਰਮਤਿ ਖਾਧਾ। ” 
_ -- ਸਿਰੀ ੪, ਛੰਤ ੧, ੨ : ੪ (78) 
ਲਾਥੀ -- ਦੂਰੀ ਹੋਈ, ਮੁੱਕ ਗਈ 
“ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ 
ਬਿਸਾਰੀ।” _-- ਗਉ ੫, ੧੬੧, ੧ : ੧ (215) 
ਲਾਥੀਆ -- ਮੁਕ ਗਈ, ਦੂਰ ਹੋਈ 
“ਤਾ ਕੀ ਤ੍ਸਨਾ ਲਾਥੀਆ।” 
-- ਗਉ ੫, ੧੪੬”, ੨ : ੨ (211) 
ਲਾਥੇ -- ਉਤਰ ਗਏ, ਦੂਰ ਹੋ ਗਏ 
“ਸਿਮਰਤ ਨਾਮੁ ਦੋਖ ਸਭਿ ਲਾਥੇ ।”” 
-- ਮਾਂਝ ੫, ੪੫, ੨ : ੧ (107) 
ਲਾਦਸਿ -- ਲੱਦਦਾ ਹੈ 
ਸਾਥਿ।” 


-- ਮਾਰੂ ੩, ਵਾਰ ੧੩ ਸ, ੧,੧: ੨ (1090)। 


ਲਾਦਾ  ਲਦਿਆ ਗਿਆ 
“ਖਰ ਕਾ ਪੈਖਰੁ ਤਉ ਛੁਟੈ ਜਉ ਉਪਰਿ ਲਾਦਾ। ” 
-- ਬਿਲਾ ੫, ੫੮, ੧" : ੨ (815) 
ਲਾਦਿ -- ਲੱਦ ਕੇ 
-- ਗਉ ੫, ਸੁਖ ੧੫, ੫ : ੫ (283) 
ਲਾਦਿਉ -- ਲੱਦ ਲਿਆ 
“ਕਾਬੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ 
ਬਿਰਖ ਜਿਵਹਾ।” 
- ਸਾਰ ੫, ੪, ੧ : ੨ (1203) 
ਲਾਦਿਆ -- ਲੱਦਿਆ 
“ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ 
ਜਾਇ ਰੇ।” -- ਗਉ ਰਵਿ, ੧, ੧” : ੧ (345) 
ਲਾਦੀ -- ਲੱਦੀ 
“ਸੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ 
ਸੰਸਾਰਿ।” _ -- ਗਉ ਰਵਿ, ੧, ੨ : ੨ (346) 
ਲਾਦੀਐ -- ਲੱਦੀਏ 


_2127 











“ਸਾਚਉ ਵਖਰੁ ਲਾਦੀਐ ਲਾਕੁ ਸਦਾ ਸਚੁ ਰਾਸਿ।” 

-- ਸਿਰੀ ੧, ਅਸ ੩, 2 : ੧ (55) 
ਲਾਦੇ -- ਲੱਦੇ ਹੋਏ 

“ਕੂਚੁ ਕਰਹਿ ਆਵਹਿ ਬਿਖੁ ਲਾਵੇ ਸਬਦਿ ਸਚੈ 


ਗੁਰੂ ਮੇਰਾ। ”-- ਧਨਾ ੧, ਛੰਤ ੧, ੪ : ੪ (6੧6) 


 ਲਾਧਾ -- ਲਭ ਲਿਆ, ਪ੍ਰਾਪਤ ਕਰ ਲਿਆ 


-- ਆਸਾ ੪, ਸੋਪੁ ੨, ੧ : ੩ (11) 
ਲਾਧਿਓ -- ਲੱਭਾ ਹੈ 
“ਭਾਇਓ ਅਨੁਗ੍ਹੁ ਮਿਟਿਓ ਮੋਰਚਾ ਅਮੋਲ ਪਦਾਰਥੁ 
ਲਾਧਿਓ।”” _ -- ਦੇਵ ੫, ੧੩, ੨ : ੧ (530) 
ਲਾਧਿਆ -- ਲੱਭਿਆ, ਪ੍ਰਾਪਤ ਕੀਤਾ 
ਹੀ ਸਚੁ ਲਾਧਿਆ। ” 
-- ਗਉ ੪, ਵਾਰ ੨੨ : ੨ (313) 
ਲਾਧੀ -- ਲੱਭਾ ਹੈ 
“ਸੋਈ ਮੁਕੰਦੂ ਦੁਰਬਲੁ ਧਨੁ ਲਾਧੀ। 
- ਗੋਂਡ ਰਵਿ, ੧, ੨ : ੪ (875) 
ਲਾਧੇ =- ਲੱਭਾ ਹੈ 
ਸੋ ਪ੍ਰਭੁ ਲਾਧੇ ਜੀਉ।” 
ਰ੍ =>= ਆੜ ੫. ੨2, 2 : ਤੇ (102) 
“ਅਨਿਕ ਲਾਭ ਮਨੋਰਥ ਲਾਧੇ।” (ਲਭੇ) 
-- ਗਉ ੫, ੧੧੧, ੩ : ੨ (202) 
ਲਾਧੋ -- ਲੱਭ ਲਿਆ 
“ਮਤਿ ਗੁਰਮਤਿ ਹਰਿ ਪ੍ਰਭੁ ਲਾਥੋਂ । ” 
- ਕਾਨ ੪, ੧੧, ੧” : ਤੇ 
ਲਾਪਸੀ -- ਪਤਲਾ ਕੜਾਹ 
-- ਆਸਾ ਕਬ, ੧੪, ੪ : ੧ (479) 


(1293) 


-- ਸਲੋ ਕਬ, ੧੨੮ : ੨ (1371) 
ਲਾਭ -- ।. ਫਾਇਦਾ 
“ਅਨਿਕ ਲਾਭ ਮਨੋਰਥ ਲਾਧੇ।” (ਫਾਇਦੇ) 
 == ਗੋਉ ੪, ੧੧੫", 2: $(202) 


2. ਨਫ਼ਾ 


ਲਾਭਨ 2128 ਲਾਲਨ 














“ਖੋਪ ਨਿਬਾਹੀ ਬਹੁਤੁ ਲਾਭ ਘਰਿ ਆਏ | “ਲਾਲ ਨਾਮ ਜਾ ਕੈ ਭਰੈ ਭੰਡਾਰਾ।” 





ਪਤਿਵੰਤ। ”-- ਗਉ ੫, ਬਾਅ ੫੩ : ੫ (261) - ਗੋਂਡ ੫, ੩, ੩ : ੩ (863) 
ਲਾਭਨ -- ਲਭਣ, ਖਟਨ 2. ਪਿਆਰਾ, ਪ੍ਰਿਯ 
“ਆਇਓ ਲਾਭੂ ਲਾਭਨ ਕੈ ਤਾਈ ਮੋਹਨਿ ਠਗਉਰੀ “ਲਾਲ ਗੋਪਾਲ ਦਇਆਲ ਰੰਗੀਲੇ।”” 
ਸਿਉ ਉਲਝਿ ਪਹਾ।” _ - ਮਾਝ ੫, ੧੬, ੧: ੧ (99) 
- ਸਾਰ ੫, ੪, ੨ : ੧ (1203) "ਮੋਹਨ ਲਾਲ ਅਨੂਪ ਸਰਬ ਸਾਧਾਰੀਆ।” 
ਲਾਭਾ -- ਲਭਿਆ, ਪ੍ਰਾਪਤ ਕੀਤਾ _ - ਗਉ ੫, ਅਸ ੧੨, ੩ : ੧ (241) 
“ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ 3. (ਫਾ. ਲਾਅਲ) ਇਕ ਵਰਣ, ਸੂਹਾ, ਸੁਰਖ ਰੰਗ 
ਹਰਿ ਪ੍ਰਭੁ ਲਾਭਾ।”” ` “ਲਾਲ ਰੰਗ ਪੂਰਨ ਪੁਰਖੁ ਬਿਧਾਤਾ।” ਰ 
-- ਪ੍ਰਭਾ ੪, ੬, ੧" : ੨ (1337) - ਗਉ ੫, ੧੪੧, ੧” : ੨ (194) 
ਲਾਭਾਇਆ -- ਲਾਭਦਾਇਕ ਰ “ਲਾਲ ਨਿਹਾਲੀ ਫੂਲ ਗੁਲਾਲਾ।” (ਲਾਲ ਰੰਗ 
“ਵਸਤੁ ਅਨੁਪ ਸੁਣੀ ਲਾਭਾਇਆ। ” ਦੀ) _-- ਗਉ ੧, ਅਸ ੧੦. ੨ : ੨ (225) 
___ - ਆਸਾ ੫, ੬, ੧: ੩ (372) "ਪ੍ਰਭ ਸਾਚੇ ਸੇਤੀ ਰੰਗਿ ਰੰਗੋਤੀ ਲਾਲ ਭਈ ਮਨੁ 
ਲਾਭ -- ।_ ਲਭਣਯੋਗ ਰ ਮਾਰੀ।” (ਰੰਗੀਲੀ ਹੋ ਗਈ) 


"ਪਾਇਆ ਲਾਹਾ ਲਾਭੂ ਨਾਮ ਪੂਰਨ ਹੋਇ ਕਾਮ।” -- ਧਨਾ ੧, ਛੰਤ ੩, ੩ : ੫.(689) 

੍ -- ਸਿਰੀ ੫, ੮੧, ੩ : ੧ (45) | ਲਾਲਸਾ ਆ ਇੱਛਾ ੍‌ 
2. ਨਫ਼ਾ, ਲਾਭ, ਫਾਇਦਾ “ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ 
“ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ [__ ਕਰਉ ਰੀ।”-- ਆਸਾ ੫, ੭੬, ੧ : ੨ (369) 

ਰਾਸਿ।”-- ਸਿਰੀ ੧, ਅਸ ੩, ੭ : ੧ (35) ਲਾਲਹਿ -- ਪਿਆਰੇ ਨੂੰ, ਪ੍ਰੀਤਮ ਨੂੰ 
'ਲਾਭੂ ਮਿਲੈ ਤੋਟਾ ਹਿਰੈ ਹਰਿ ਦਰਗਹ | “ਮਨੁ ਲਾਲਹਿ ਦੀਜੈ ਭੋ ਭਗ ਕਰੀਜੈ ਹਭਿ ਖੁਸੀਆ 
ਪਧਿਵੀਤਿ। ਗਉ ੫, ਥਿਤੀ ੨ : ੫ (297) ਰੰਗ ਮਾਣੇ । ”-- ਆਸਾ ੫, ਛੰਤ ੪, ੪ : ੩ (455) 

“ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ | ਲਾਲਚ -- ਲੋਭ, ਲਾਲਸਾ ਰ 
ਹੋਇ। ”-- ਸਿਰੀ ੧, ਅਸ ੧੨, ੬ : ੩ (61) | “ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ।” 


“ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ -- ਗਉ ੫, ਬਾਅ ੧੧ ਸੇ : ੧ (252) 
ਰ ਥੀਵੈ।” _-- ਸਿਰੀ ੪, ਵਾਰ ੩ : ੩ (੧3) | ਲਾਲਚਾ -- ਲਾਲਚ ਵਿਚ 

“ਤਉ ਲਉ ਮਹਲਿ ਨ ਲਾਂਭੈ ਜਾਨ।” ਰ - ਮਾਰੂ ੫, ਵਾਰ ੧੫ : ੫ (1099) 
ਰ੍ - ਗਉ ਕਬ, ਵਾ ੮ : ੨ (345) | ਲਾਲਚਿ -- ਲਾਲਚ ਵਿਚ 

“ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ - ਮਾਝ ੧, ਵਾਰ ੧੯ : ੬ (147) 
`_ਪੈਂਚੇ।” _- _ - ਗੂਜ ੫, ੮, ੪ : ੨ (497) | ਲਾਲਚੂ -- ਲੋਭ - __ 

ਲਾਯਉ -- ਲਿਆਂਦੀ “ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ 
_“ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਸੂਝੈ ।” - ਸਿਰੀ ਬੇਣੀ, ੧, ੫ : ੨ (93) 
_'ਲਾਯਉ।”`__ -- ਸਵ ੩, ੨੦ : ੩ (395) | ਲਾਲਤੀ -- ਅਤਲਸ, ਕੀਮਖਾਬ, ਕੀਮਤੀ ਕਪੜਾ 
ਲਾਲ -- ।. ਮਾਣਕ, ਲਾਲ ਰੰਗ ਦਾ ਰਤਨ __ | '''ਤੰਬੂ ਪਲੰਘ ਨਿਵਾਰ ਸਰਾਂਇਚੇ ਲਾਲਤੀ।” 


“ਧਰਤੀ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ। ” - ਮਾਝ ੧, ਵਾਰ ੮ : ੭.(141) 
` .- ਸਿਰੀ ੧, ੧, ੨ : ੧(14) | ਲਾਲਨ -- ।. ਲਾਡ ਲਡਾਉਣ ਵਾਲਾ, “ਪਿਆਂਰਾ 


ਲਾਵਉ 





ਲਾਲਨਾ _2129 ਉ 
“ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ।” ਰਿ" -- ਸਿਰੀ ੧, ੧੨. ੧: ੨ (18) 
-- ਗਉ ੫, ੮੭, ੧": ੧(18।) | 2. ਕੀਮਤੀ ਪਥਰ, ਰਤਨ 
2. ਅਮੋਲਕ ਰਤਨ "ਮਨ ਮਹਿ ਮਾਣਕੁ ਲਾਲੂ ਨਾਮੁ ਰਤਨੁ ਪਦਾਰਥੁ 
“ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ __ਹੀਰੁ।” _-- ਸਿਰੀ ੧, ੨੧, ੪ : ੧ (22). 
ਨਾਹੁ ਨਹੀ।” 3. ਪਿਆਰਾ, ਪ੍ਰੀਤਮ 


_-- ਆਸਾਂ ੫, ੧੪੩, ੧ : ੧ (406) 


ਲਾਲਨਾ -- ਪਿਆਰਾ, ਪ੍ਰੀਤਮ 


- ਸੂਹੀ ੫, ੪੪, ੧" : ੧ (746) 
_ਲਾਲਨੁ -- ਪਿਆਰਾ 
"ਤੁਮ ਘਰਿ ਲਾਲਲੂ ਤੁਮ ਘਰਿ ਭਾਗੁ ।” 
--.ਆਸਾ ੫, ੫੨, ੨ : ੨ (384). 


ਲਾਲਾ -- ।. (ਫਾ. ਲਾਲਾ) ਗੁਲਾਮ, ਸੇਵਕ 
“ਲਾਲਾ ਹਾਟਿ ਵਿਹਾਜਿਆ ਕਿਆ ਤਿਸੁ 
ਚਤੁਰਾਈ।” - - ਗਉ ੪, ੪੬, ੪ : ੧ (166) 
2. ਲਾਲ, ਕੀਮਤੀ ਪਥਰ 
“ਰਤਨ ਜਵਾਹਰ ਹਰਿ ਮਾਣਕ ਲਾਲਾ।” 


“- ਵਡ ੫; ੬. 2 : ੧ (563) [ 


_ (ਫਾ. ਲਾਲਹ) ਲਾਲ ਰੰਗ ਦਾ ਇਕ ਫੂਲ 
ਨ ਮਿ 
ਗੁਰ ਮੀਠਾ।” 
- ਸੂਹੀ ੫. ਛੰਤ ੧, ੧ : ੪ (777) 
4. ਲਾਲ ਰੰਗ ਦਾ 
_ਰਸ ਖੀਵਨਿ। ” 
- ਸਾਰ ੫, ੯੧, ੧: ੨( 
_ਲਾਲਿ -- ਪਿਆਰੇ ਨਾਲ 
“ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ 
_.ਰਾਸਿ।” - ਸਿਰੀ ੧, ਅਸ ੨, ੨ : ੩ (54) 
ਲਾਲੀ -- ।. ਦਾਸੀ 
“ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ।” 


1222) 


-- ਸਿਰੀ ੧, ਅਸ ੨, ੩ : ੧ (24) | 


2. ਲਾਲ ਰੰਗ ਦੀ ਭਾਅ 
“ਕਵਨ ਬਨੀ ਰੀ ਤੇਰੀ ਲਾਲੀ। ” 
ਰ ` -- ਆਸਾ ੫, ੫੨, ੧" : ੧(: 
ਲਾਲੂ -- 1. ਲਾਲ ਰੰਗ ਦਾ 
“ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ । ” 


੨0੧4) 








“ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ।” 
-- ਸਿਰੀ ੧, ੨੫, ੩ : ੧ (23) 
ਲਾਲੇ -- ਸੇਵਕ, ਗੁਲਾਮ ਰ 
"ਰਾਮ ਹਖ਼ ਸਤਿਗੁਰ ਲਾਲੇ ਕਾਂਢੇ।” 
-- ਗਉ ੪. ੫੯. ੧": 
। ਨ ਸੇਵਕ ਨੇ 
“ਲਾਲੈ ਆਪਣੀ, ਜਾਤਿ ਗਵਾਈ। ” 
-- ਆਸਾ ੩, ੪੬, ੧: ੧ (362) 
. ਸੈਦਪੁਰ (ਐਮਨਾਬਾਦ) ਦਾ ਇਕ 
ਤਰਖਾਣ ਜੋ ਗੁਰੂ ਨਾਨਕ ਸਾਹਿਬ 
ਦਾ ਅਨਿੰਨ ਸਿਖੰ ਸੀ 
“ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ 
ਗਿਆਨੁ ਵੇ ਲਾਲੋ। ” ਸਿ 
- ਤਿਲੰੰ ੧, ੫, ੧ : ੧(722) 
2. ਲਾਲ ਰੰਗ ਦਾ ਵਡਮੁਲਾ ਹੀਰਾ ਰ੍ 
“ਲਾਲੂ ਅਮੋਲਾ ਲਾਲੋ । ” 
-- ਮਾਰੂ ੫, ੨੩, ੧" : ੧ (1006) 
ਲਾਲੋਲਾਲੂ -- ਬਹੁਤ ਗੁੜੇ ਲਾਂਲ ਰੰਗ ਦਾ 
“ਨਾਨਕ ਲਾਲੋਲਾਲੁ ਹੈ ਸਚੈ ਰਤਾ ਸਚੁ ।” 
-- ਮਾਰੂ ੩, ਵਾਰ ੮ਸ, ੧, ੧: ੨ (089) 
ਲਾਵ -- ਵਿਆਹ ਸਮੇਂ ਅਗਨ--ਕੁੰਡ ਅਥਵਾ ਗੁਰੂ 
ਰਚਾਇਆ। ” -- ਸੁਹੀ ੪, ਛੰਤ 2, ੧: ੬ (773) 
ਲਾਵਉ -- ।. ਲਾਓ, ਜੋੜੋ 
“ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ 
ਚਿਤੁ ਲਾਵਉ। ” -- ਗਉ ੯, ੫, ੨ : ੧ (219) 
2. ਲਾਈਏ, ਮਲੀਏ ੍ 
“ਲਲਾ ਲਾਵਉ ਅਉਖਧ ਜਾਹੂ । ” 
- ਗਉ ਪ. ਬਾਅ ੪੫ : ੨ (259) 
“ਕਤ ਨਹੀ ਠਉਰ ਮੂਲੁ ਕਤ ਲਾਵਊ। " (ਲਾਵਾਂ, 
ਮਲਾਂ) _ -- ਗਉ ਕਬ, ੨੧, ੧ : ੧ (327) 


'੧(17) 


ਲਾਵਈ 2] 





ਰੰ `3. ਲਿਆਵਾਂ, ਰਖਾਂ, ਗਿਣਾਂ 

“ਸਗਲ ਛਤ੍ਰਪਤਿ ਏਕੋ 

ਰ ਲਾਵਉ। '-- 

“ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ 

ਮਨਿ ਆਇ।” ਰ੍ 

- ਬਿਹਾ ੪, ਵਾਰ ੧ਪਸ, ੩, ੧ : ੨ (554) 
ਲਾਵਏ -- ਲਾਉਂਦਾ ਹੈ, ਜੋੜਦਾ ਹੈ 


ਠਾਕੁਰੁ ਕਉਨ ਸਮਸਰਿ 


“ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ 
ਚਿਤੁ ਲਾਵਏ।” 

. - ਆਸਾ ੩, ਛੰਤ ੭,੧: ੬ (440) 
ਲਾਵਸਿ - ਲਾਉਂਦਾ ਹੈ 


“ਕਰਿ ਪਟੁੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ 


ਜਾਵਸਿਤਾ। ” -- ਗਉ ੧, ੧੫, ੩ : ੧ (155) 
_ਲਾਵਸਿਤਾ -- ਲਾਉਣਾ 

ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦੇ ਮੂਲਿ ਮਨੁ 
ਲਾਵਸਿਤਾ। ” -- ਗਉ ੧, ੧੫, ੧“ : ੨ (155) 
ਲਾਵਹਿ -- ।. ਲਾਉਂਦਾ ਹੈ, ਜੋੜਦਾ ਹੈ 
“ਧਿਆਨੀ ਧਿਆਨੁ ਲਾਵਹਿ। ” 


-- ਸਿਰੀ ੫, ਅਸ ੨੭, ੧ : ੧(71) 

“ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ 
ਗਲਿ ਲਾਵਹਿ ਗੇ।” (ਲਾਉਣ) 
` ਕਲਿ ੪, ਕੱ 





: ੨ (1321) 
ਰਾ ਅਲਾਉਣਾ 
“ਪਾਂਚਉ ਸੰਗਿ-ਬਰੰਗਨ ਲਾਵਹਿ। ” 
` =- ਰਾਗ ੧ ; ੫੦ (1430) 
ਲਾਵਹੀ -- ਲਾਉਂਦਾ ਹੈ ਰ 
“ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ 
ਸੇਵਾ ਲਾਵਹੀ। ”-- ਮਾਰੂ ੫, ਵਾਰ ੩ : ੭ (1095) 
- ਲਾਵਹੁ -- ।. ਲਾਉ, ਜੋੜੋ ਰ 
"ਕਰਿ ਕਿਰਪਾ ਪ੍ਰਭੁ ਭਗਤੀ ਲਾਵਜੂ ਸਚੁ ਨਾਨਕ | 
ਅੰਮ੍ਰਿਤੁ ਪੀਏ ਜੀਉ। ” 
-- ਮਾਂਝ ੫, ੩੫, ੪ : ੩ (105) 
“ਕਾਂਢਿੰ ਲੀਏਂ ਪ੍ਰਭ. ਆਨ ਬਿਖੋਂ ਤੇ ਸਾਧਸੰਗਿ ਮਨੁ 
ਲਾਵਹੁ। ` ਨ 
2. ਲਾਉਂਦੇ ਹੋਂ 
“ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ 





ਆਸਾ ੫, ੧੨੧, ੧" :੨(401)| 





. ਤਰਣੂ ਨ ਜਾਈ।” 
-- ਆਸਾ ੧, ਵਾਰ ੧੬ਸ, ੧, ੧ : ੧ (471) 
ਲਾਵਹੇ -- ਲਾਉਂਦਾ ਹੈ 
“ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ 
ਚਿਤੁ ਲਾਵਹੇ । ” ਰ੍ 
- ਆਸਾ ੩, ਛੰਤ ੭, ੧੦ : ੪ (442) 
(ਸੰ. ਗਥਗ) ਸਲੂਣਾ, ਨਮਕੀਨ, ਲਾ ਕੇ 
“ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ।” 
- ਮਾਰੂ ੫, ਵਾਰ ੧੩ਸ, ੫, ੨ : ੧ (1098) 
ਲਾਵਣਾ -- ।. ਲਾਉਣਾ, ਮਲੰਣਾ _ 
ਵੀਚਾਰੁ । - ਆਸਾ ੩, ਅਸ ੩੦, ੬ : ੨ (426) 
2. ਲਾਉਣਾ, ਪਹੁੰਚਾਵਣਾ ਰ੍ 
ਪਸੂ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ 
ਸਿਰੈ ਨ ਲਾਵਣਾ।” 
- ਮਾਰੂ ੫, ਸੋਲਾ ੧੪, ੮ : ੩ (1086). 
“ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ 
ਲਾਵਣਾ। ” (ਨੇੜੇ ਨਾਂਹ ਢੁਕਣ ਦੇਣਾ) 
- - ਮਾਰੂ ੫. ਸੋਲਾ ੧੪, ੧੦ : ੩ (1086) 
ਲਾਵਣਿਆ -- ਲਾਉਂਦੇ ਹਨ _ 
'“ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ . 


ਲਾਵਣ -- 


_ਲਾਵਣਿਆ।” (ਜੋੜਦੇ ਹਨ) 
ਰ -- ਮਾਝ ੩, ਅਸ ੪. ੧" : ੧(11।) 
ਲਾਵਣੀ -- ਲਾਉਂਦਾ ਹੈ ਰ 


-ਤੁਧੈ ਲਾਵਣੀ। ”-- ਕਾਨ ੪, ਵਾਰ ੩ : ੩ (1314) 


_ਲਾਵਣੂ -- ਸਲੂਣਾ, ਲਾ ਕੇ ਖਾਣ ਵਾਲੀ ਵਸਤ, 


ਸਬਜ਼ੀ ਰ੍ 
“ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।” 
__`-- ਸਲੋ ਫਰ, ੨੮ : ੧ (1379) ` 
ਲਾਵਤ -- ਲਾਉਂਦਾ ਹੈ 
ਮਨਿ ਨਹੀ ਪ੍ਰੀਤਿ ਖੁਖਰੁ ਰੰਢ ਲਾਵੜ।” 
. - ਗਉ ੫. ਸੁਖ ੫, ੭ : ੨ (269) 
ਲਾਵਨ -- - ਲਾਉਂਦੇ ਭਾਵ ਸਮਝਦੇ 
“ਬਿਸਮਨ ਬਿਸਮ ਭਏ ਬਿਸਮਾਦ ਆਨ ਨ ਬੀਓ 


<< 


ਲਾਵਨੋ 213] ਲਿਆਵੈ 











ਦੂਸਰ ਲਾਵਨ। ”-- ਟੋਡੀ ੫, ੨੫, ੨ : ੧ (717) “ਤਉ ਭਵਜਲ ਤਰਤ ਨ ਲਾਵੈ ਬਾਰਾ। 
ਲਾਵਨੋ - ਲਗਦਾ ਹੈ ਰ੍ - ਗਉ ਕਬ, ਬਾਅ ੪੦ : ੪ (342) 
“ਜਨੁ ਨਾਨਕੁ ਤਿਸੁ ਪਗਿ ਲਾਵਨੋ ।” 4. ਲਾਉਂਦਾ ਹੈ ਭਾਵ ਮਲਦਾ ਹੈ 
--'ਬਿਲਾ ੪, ੭, ੨ : ੬ (801) “ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ 
“ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ _ਲਾਂਵੈ।”` -- ਆਸਾ ੫, ੪੩, ੩ : ੧ (36।) 
ਨ ਲਾਵਨੋ।” (ਲਾਉਣਾ) 5. ਲਾਂਵਾਂ ਸਮੇਂ, ਫੇਰੇ ਸਮੇ 
-- ਕਲਿ ੫, ੧੦, ੨ : ੧ (1323) | “ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ 
ਲਾਵਾ -- 1. ਲਾਵਾਂ, ਜੋੜਾਂ ਰ੍ ਮਨਿ ਬੈਰਾਗੁ ਜੀਉ।” 
“ਪਰਮ ਜੋਤਿ ਸਿਉ ਪਰਚਉ ਲਾਵਾ।” - ਸੂਹੀ ੪, ਛੰਤ ੨, ੩ : ੬ (774) 
-- ਗਉ ਕਬ, ਬਾਅ ੨੭ : ੨ (341) | 0. ਲਾਉਂਦੀ ਭਾਵ ਸਜਾਉਂਦੀ ਹੈ 
2. ਲਾ ਦਿੱਤਾ, ਜੋੜ ਦਿੱਤਾ “ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ 
“ਬਿਟਵਹਿ ਰਾਮ ਰਮਊਆ ਲਾਵਾ। ” _ ਹਾਫਿ।” .- ਸਲੋ ਕਬ, ੨੦ : ੧ (1365) 
__ -- ਆਸਾ ਕਬ, ੩੩, ੧” : ਸੀ 7. ਲਾਏ ਭਾਵ ਵਿਚ ਬਾਲੇ 
ਲਾਵੀ -- ਵਾਢੀ ਕਰਨ ਵਾਲਾ, ਭਾਵ ਜਮ “ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ 
“ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ | __ਲਾਂਵੈ ਆਗਿ। ”-- ਸਲੋ ਕਬ, ੪੨ : ੧ (1366) 
ਆਇਆ ਖੇਤੁ।” ਲਾੜੀ -- ਲਾ ਕੇ ਗਲ ਕਹਿੰਣੀ (ਸ਼ਬਦਾਰਥ); 
-- ਸਿਰੀ ੧. ਪਹ ੧, ੪ : ੧ (75) ਰੇ ਲੂਤੀ, (ਨਿਰਣੈ); ਚੋਭਵੀਂ ਗਲ; ਲੜਾਈ 
ਲਾਵੀਐ -- ਲਾ ਲੈਂਦਾ ਹੈ ਕਰਾ ਦੇਣ ਵਾਲੀ ਗਲ (ਕੋਸ਼) 
“ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ “ਲਾਂੜੀ ਚਾੜੀ ਲਾਇਤਬਾਰੁ। ” 
ਜਨ ਕਉ ਹਰਿ ਲਿਵ ਲਾਵੀਐ ਰੇ।” ਮੀ `= ਰਾਮ ੧, ਓਅੰ ੧੩ : ੩ (931) 
- ਕੋਦਾ ੪, ੧੧:੧(1118) | ਲਾੜੇ -- ਪਤੀ, ਦੁਲਹਾ, ਵਿਆਹੁਨ ਆਇਆ ਮਰਦ 
ਲਾਵੇ -- ਵਾਢੀ ਕਰਨ ਵਾਲੇ _"ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ।” 
“ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ।” - ਆਸਾ ੧, ਅਸ ੧੧, ੨ : ੧ (417) 


ਰ ਰ ਰ `-- ਸਿਰੀ ੫, ੭੪, ੨ : ੨ (43) ਲਿਉ - ਲਿਵ, ਧਿਆਨ 
“ਭਾਗਿ ਗਏ ਪੰਚ ਦੂਤ ਲਾਵੇ।” (ਭਾਵ ਦੁਖ ਦੇਣ “ਲਖਿਮੀ ਬਰ ਸਿਉ ਜਉ ਲਿਉ ਲਾਵੈ।” 


ਰ੍ ਸਰ _- ਆਸਾ ੫, ੯੫, ੨ : ੪ (394) -- ਗਉ ਕਬ, ਬਾਅ ੪੩ : ੩ (342) 
“ਗਊ ਭੈਸ ਮਰਉ ਲਾਵੇਰੀ।” “ਲਿੰਉ ਲਿੰਉ ਕਰਤ ਫਿਰੈ ਸਭੁ ਲੌਗੁ।” 
-- ਧਨਾ ਧੰਨਾ, ੧. ੨: ੧(692) - ਸਲੋਂ ਕਬ, ਬਾਅ ੪੩ : ੧ (342) 
ਲਾਂਵੈ -- ।. ਲਾਉਂਦੇ ਹਨ _ਲਿਆਵਉ -- ਲਿਆਉਂਦਾ 
“ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ “ਵ੍੍‌ਸਟਿ ਨ ਲਿਆਵਉ ਅਦਰ ਕਾਹੂ ਕਉ ਮਾਣਿ 
ਖਟਿ ਖਵਾਏ ।” ਮਹਤਿ ਪ੍ਰਭ ਤੇਰੈ। ” 
-- ਸਿਰੀ ੪, ਪਹ ੩, ੨ : ੩ (76) - ਸਾਰ ੫, ੫੦, ੧“ : ੨ (1214) 
2. ਲਾਉਂਦਾ, ਜੋੜਦਾ ਲਿਆਵਹਿ -- ਲਿਆਵੀਏ 
“ਤਾ ਸਿਉ ਮੂੜਾ ਮਨੁ ਨਹੀ ਲਾਵੈ।” “ਪਿਛੇ ਰਵਹਿ ਲਿਆਵਹਿ ਫੇਰਿ।” 
_-- ਗਉ ੫, ਸੁਖ ੪, ੩ : ੪ (267) | - ਮਲਾ ੧, ਵਾਰ ੨੦ਸ, ੧, ੧ : ੬ (1287) 


3. ਲਾਉਂਦਾ, ਕਰਦਾ _ਲਿਆਵੈ -- ।. ਭਾਵ ਦੇਵੇ ` 


ਲਿਖਉਗੀ 
_“ਤ੍ਰਿਤਿਆ ਤੀਨੇ ਸਮ ਕਰਿ ਲਿਆਵੈ। ” 
ਹਾਂ - ਗਉ ਕਬ, ਥਿਤੀ ੪ : ੧ (343) 
2. ਲਿਆਏ _ ਰ 
ਲਿਆਵੈ । `-- ਆਸਾ ਕਬ, ੬. ੨ : ੨ (477) 
“ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ।” 
---ਸੋਰ ਕਬ, ੯, ੧: ੧ (656) 
_ਲਿਖਉਗੀ -- ਮੈਂ ਲਿਖਾਂਗੀ _ 
“ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ। ” 
- ਗਉ ੧, ਛੰਤ ੧, ੩ : ੨ (242) 
ਲਿਖਹ -- ਲਿਖਤੁ, ਲੇਖਾ 
“ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ 
-__ਲਿਖਹ।” _. -- ਸਵ ੩, ੧੭ : ੨ (1395) 
ਲਿਖਹਿ -- ਲਿਖ ਕੇ, ਲਿਖਦਾ ਹੈ ਰ 


“ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ | 


ਕੂੜਿ ਚਿਤੁ ਲਾਵਣਿਆ।” 


“ਹਰਿ ਜਸੁ ਲਿਖਿ ਬੇਅੰਤ ਸੋਹਹਿ ਸੇ ਹਥਾ।” 
-- ਜੈਤ ਪ, ਵਾਰ ੧੪ : ੩ (709) 
` ਲਿਖਹੁ -- ਲਿਖੋ, ਕਲਮਬੰਦ ਕਰੋ ਰ 
“ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ 
ਲਿਖਹੁ ਵੀਚਾਰਿ।” 
- ਸੇਰ ੧, ਅਸ ੩,੮:੨ (636) 
“ਸੁਣਿ ਪਾਡੇ ਕਿਆ ਲਿਖਹੁ ਜੰਜਾਲਾ।” (ਲਿਖਦਾ 
ਹੈਂ) _.____- ਰਾਮ ੧, ਓਅੰ ੧" : ੧ (930) 
ਲਿਖਣ -- - ਕਲਮਬੰਦ ਕਰਨ (ਲਈ) 
ਰ ਬਾ ਜੀਰੀਦਾ ਜਰ ਕਕਾਰ 
ਹੋਇ ਪਵਨ।” 


- ਆਸਾ ੫, ਛੰਤ ੮, ੪ : ੫ (4੨੧) 


'ਲਿਖਣਹ -- ਲਿਖੇ ਅਨੁਸਾਰ 
“ਨਾਨਕ ਹਰਿ ਪੂਰਥਿ ਲਿਖਣਹ। " 


- ਗਾਥਾ ੫, ੧੫:੩੪. (1361) 


ਲਿਖਣਹਾਰਾ -- ਲਿਖਤ ਕਰਨ ਵਾਲਾਂ, ਲਿਖਣ | 


ਵਾਲਾ, ਲਿਖਾਰੀ 
“ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ 
ਹੋਆ।” -- ਰਾਮ ਬਸ, ਵਾਰ ੮ : ੩ (966) 


_ਲਿਖਣਹਾਰੁ -- ਲਿਖਣ ਵਾਲੇ, ਲਿਖ ਸਕਨ ਵਾਲੇ 


2132 





`ਲਿਖੰਤੈ -- ਲਿਖੇ ਹੋਏ 
ਰ੍ “ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ।” : 





ਰ ਰ ਲਿਖਦਿਆ 
_ਕਾਗਦਿ ਕਲਮ ਨ ਲਿਖਣਹਾਰੁ। ” 
-- ਜਪੁ ੧, ੧੨ : ੩ (3) 
ਲਿਖਣਵਾਲਾ -- ਲਿਖਤ ਕਰਨ ਵਾਲਾ __ 
ਭਾਉ। ”-- ਸਿਰੀ ੪, ਵਾਰ ੬ਸ. ੩, ੧ : ੨ (84) 
ਲਿਖਣੂ -- ਲਿਖਣਾ, ਲਿਖਤ ਵਿਚ ਲਿਆਉਣਾ _ 
- ਜਪੁ ੧, ੧੯:੬(4). 
ਲਿਖਤ -- ਲਿਖੀ ਹੋਈ ਓਇ 
ਲਿਵ ਮੰਡਲ ਮੰਡਾ ਹੇ।” 
- ਗਉ ੪, ਸੋਹ ੪, ੧ 12 (130 


। ਲਿਖੰਤੀ -- ਲਿਖੀ ਹੋਈ 


“ਹਰਿ ਹੋ ਹੋ ਹੋ ਲਿਖਤੁ ਲਿਖੰਤੀ।” 


-- ਨਟ ੪, ੮, ੧” : ੪ (977) 


ਲਿਖਤ -- ਲਿਖਣ ਵਾਲੇ, ਜਿਨ੍ਹਾਂ ਨੇ ਲਿਖਿਆ 


-- ਮਾਝ ੩, ਅਸ ੨੩, ੬ : ੩ (123) 


"ਕਹਤੇ ਪਵਿਤ੍ਰ ਸੁਣਤੇ ਸਭਿ ਧੁੰਨ ਲਿਖੜ' ਕੁਲੁ 
ਤਾਰਿਆ ਜੀਉ।” 
-- ਸਿਰੀ ੫, ਛੰਤ ੩,੫:੧(81) 


`ਲਿਖਤੁ -- ਲੇਖਣੀ, ਲਿਖਿਆ ਹੋਇਆ 


`- ਸਿਰੀ ੧, ੧੯, ੪ : ੧ (21) 
ਧੁਰਿ ਪਾਇਆ। ? (ਲੇਖਣੀ ਵਿਚ) ਰ 
₹ਦ- ਸਿਰੀ ੫, ਪਹ'ਉ, ੩ (77) 


ਲਿਖਤੇ - ਲਿਖਦੇ ਹਨ . 


“ਚਿਤ੍ਰ ਗੁਪਤੁ ਸਭ ਲਿਖਤੇ ਲੇਖਾ। ” 
ਕਿ ੯੧. ੪.: ੧ (393) 


_- ਬਸੰ ੫, ਵਾਰ ੧ : ੨ (1193). 
ਰਾ - ਲਿਖਤ ਵਿਚ ਲਿਆਉਂਦਾ 
“ਗੁਰਦਾਤਾ ਵਰਤੈ ਸਭ ਅੰਤਹਿ ਸਿਰਿ ਸਿਚਿ ਲਿਖਦਾ 
ਸਾਹਾ ਹੇ।” 
- ਮਾਰੂ ੩; ਸੋਲਾ ੧੨, ੭ : ੩ (1055) 
ਲਿਖਦਿਆ -- ਲੇਖਣੀ ਕਰਦਿਆਂ, ਲਿਖਤ ` 
ਕਰਦਿਆਂ 


ਲਿਖਨਿ 


2133 


ਰੀ 








“ਲਿਖਦਿਆ ਲਿਖਦਿਆ ਕਾਗਦ ਮਸੁ ਖੋਈ । ” 
-- ਮਾਝ ੩, ਅਸ ੨੩. ੬ : ੧ (123) 
ਲਿਖਨਿ -- ਲਿਖਦੇ ਹਨ 
“ਵਖਤੁ ਨ ਪਾਇਓਂ ਕਾਈਆ ਜਿ ਲਿਖਿ ਲੇਖੁ | 
ਕੁਰਾਂਣੁ।” __-. _- ਜਪੁ ੧, ੨੧ : ੧੨ (4) 
ਲਿਖਨੁ -- ਲਿਖਿਆ, ਲਿਖਤ ਵਿਚ ਲਿਆਂਦਾ 
“ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ 
ਜਾਇ।” __-- ਸਲੋ ਕਬ, ੮੧ : ੨ (1368) 
ਲਿਖਾ - ।. ਲਿਖਤ ਵਿਚ ਲਿਆਵਾਂ 
ਲਿਖਾ।”__-- ਸੋਰ ੪, ਵਾਰ ੧੯ : ੩ (650) 
2. ਲਿਖਿਆ ਹੋਇਆ ਹੈ, ਅੰਕਤ ਹੈ 
::ਸਤਕਿ ਲੇਖ ਲਿਖਾ। ” 


-- ਸਾਰ ੫, ੪੦, ੧: ੧ (212) 


“ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ | 


ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ। 
(ਲਿਖਿਆ)-- ਕਾਨ ੪, ਵਾਰ ੮ : ੫ (1316) 
ਲਿਖਾਇ -- ।. ਲਿਖਾ ਕੇ 
(ਟੀ ਉਚੀ ਲਗ ਸਦਾ 
>= ਸਿਰੀ ੧, ਅਸ ੯. ੬ ! ੧ (56) 
2. ਲਿਖਾਏ ਹਨ 
“ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ।” 
-- ਗਉ' ੫, ੧੦੦, ੪ : ੧ (186) 
ਲਿਖਾਇਆ -- ਲਿਖਿਆ ਹੈ, ਲਿਖਵਾਇਆ ਹੈ 
“ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ 
- ਗਉਂ ੩, ੩੭,੪: ੧ (163) 


`-- ਆਸਾਂ ੪, ਛੰਤ ੧੩, ੩ : ਮਿ 


“ਨਾਦੀ ਬੇਦੀ ਸਬਦੀ ਮੌਨੀ ਜਮ ਕੇ ਪਟੈ 


(ਲਿਖੇ ਗਏ) 

-- ਸੋਰ ਕਬ, ੩, ੨ : ੨ (੦54) 

ਲਿਖਾਇਦਾ -- ਲਿਖਿਆ ਹੋਇਆ ਹੈ 

ਰ੍ “ਗੁਰਮੁਖਿ ਪਰਗਟੁ ਭਇਆ ਤਿਨ ਜਨ ਕਉ ਜਿਸ 
_ ਧੁਰਿ ਮਸਤਕਿ ਲੇਖੁ ਲਿਖਾਇਦਾ। ' 


੮ ਸਾਰੇ ੫. ਸੋਲਾ ੫, ੧੫ : ੩ (1076) 


ਲਿਖਾਇਆ। ” 











ਲਿਖਾਈ -- ਲਿਖਵਾ ਦਿੱਤਾ, ਲਿਖਤ ਵਿਚ ਲਿਆ 
ਦਿੱਤਾ 

“ਬਹਤਰਿ_ਘਰ ਇਕੁ ਪੁਰਖੁ ਸਮਾਇਆ ਉਨਿ_ ` 
ਦੀਆ ਨਾਮੁ ਲਿਖਾਈ। ਰ੍ 
-- ਸੂਹੀ ਕਬ, ੫, ੩ : ੧ (793) 

ਲਿਖਾਈਐ -- ਉਕਰੀਏ, ਲਿਖੀਏ ਰ 
“ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ 
ਲਿਖਾਈਐ। ”-- ਵਡ ੧. ਛੰਤ ੧, ੧ : ੫ (566) ` 


| ਲਿਖਾਏ - ਲਿਖੇ ਹੋਏ 


ਰਿ 
ਦੀਨ ਦਇਆਲਾ। ” 


- ਆਸਾ ੫, ਛੰਤ ੩, ੪ : ੩ (454) 


_`ਲਿਖਾਸਿ -- ਲੇਖ 


“ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ 
ਧਰਿ ਮਸਤਕਿ ਲਿਖਿਆ ਲਿਖਾਸਿ। ” 
- ਗੂਜ ੪, ਸੋਦ ੪, ੪ : ੧ (10) 
ਲਿਖਾਸੇ -- ਲੇਖ 
“ਜਨੁ ਨਾਨਕੁ ਗੁਰੁ ਤਿਨੀ ਪਾਇਆ ਜਿਨ ਧੁਰਿ 
ਲਿਖਤੁ ਲਿਲਾਟਿ ਲਿਖਾਸੇ। ” ਰ੍ 
ਰ -- ਆਸਾ ੪, ਛੰਤ ੧੭, ੧: ੪ (449) 
ਲਿਖਾਹਾ -- ।. ਲਿਖਿਆ ਹੋਇਆ ਹੈ 
“ਤਿਨਾ ਪਰਾਪਤਿ ਏਹੁ ਨਿਧਾਨਾ ਜਿਨ ਕੈ ਕਰਮਿ 
ਲਿਖਾਹਾ।`” _-- ਦੇਵ ੫. ੧੦, ੧ : ੨ (੨30) 
2. ਲਿਖਦਾ ਹੈ ਰ੍ 
“ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ 
ਲਿਖਾਹਾਂ।” - ਸੋਰ ੪, ੬, ੧ : ੩ (606) 
ਲਿਖਾਹੀ - ਲਿਖਿਆ ਹੋਇਆ ਹੈ 
ਲੇਖੁ ਲਿਖਾਹੀ। ”- ਸੋਰ ੪, ਵਾਰ ੧੭ : ੩ (649) 
ਲਿਖਾਂਹੀ - ਲਿਖਿਆ ਹੋਇਆ ਹੈ ਰ 
“ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ 
ਲੇਖੁ ,ਲਿਖਾਂਹੀ। ”-- ਸਾਰ ੫, ੧੬. ੪ : ੧ (1207) 
ਲਿਖਾਧਾ -- ਲਿਖਿਆ ਹੈ __ . 
“ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ 
ਲਿਖਾਧਾ।” -- ਮਾਰੂ ੫, ਵਾਰ ੧੯ : ੫ (1101) 
ਲਿਖਾਰੀ -- ਲੇਖਕ, ਲਿਖਣ ਵਾਲਾ 
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ 


_'ਲਿਖਾਵਉ 2134 ਰ ਲਿਖੀਐ 











ਲਿਖਾਹਾ।” - ਸੋਰ ੪, ੬,੧: ੩ (606) ਰ `-- ਗਉ ੪, ੬੫, ੩ : ੪ (173) 
ਲਿਖਾਵਉ -- ਲਿਖਦਾ ਹਾਂ ਲਿਖਿਆ -- ।. ਅੰਕਤ ਕੀਤਾ 
ਭਉ ਮੇਟਿ ਲਿਖਾਵਉ ਰੇ।” ਰ ਰ੍ - ਜਪੁ ੧,੧:੬(1) 
- ਆਸਾ ੫, ੧੩੧, ੨ : ੨ (404) “ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ 
_ਲਿਖਾਵਣਿਆ -- ਲਿਖਿਆ ਹੈ ਸਾਰਿ।” _-- ਰਾਮ ੧, ਓਅੰ ੫੨ : ੪937) 
_ ਧੂਰਿ ਮਸਤਕਿ ਲੇਖੁ ਲਿਖਾਵਣਿਆ।” “ਲੇਖਾ ਲਿਖਿਆ ਕੇਤਾ ਹੋਇ।” _ 
` ਮਾਝ ੩, ਅਸ ੩੩, ੮ : ੩ (129) - ਜਪੁ ੧, ੧੬ : ੧੬(3). 
ਲਿਖਾਵਤੀ -- ਲਿਖਦਾ ਹੈ ਰ 3. ਲਿਖੇ ਅਨੁਸਾਰ. ਅੰਕਤ ਕੀਤੇ ਅਨੁਸਾਰ _ 
“ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ।” | ` "ਪੂਰਬਿ ਲਿਖਿਆ ਪਾਇਆ।” ` 
-- ਗਉ ੫, ਬਾਅ ਪਪਸ :-੧ (261) ਤੱ ` ਸੋਰ ੫, ੮੧, ੨ : ੪ (629) 
ਲਿਖਾਵੈ -- ਲਿਖਾਉਂਦਾ ਹੈ `4. ਪੱਤਰ, ਲਿਖਤ ਰ 
“ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਰਿ ਕਾਰ | __`ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ 
ਲਿਖਾਵੈ।”` _-- ਮਲਾ ੪, ੪, ੧ : ੧(1263) ` ਸਾਰ ੪, ਵਾਰ ਤੇਸ, ੩, ੧ : ੧ (1236) 
ਲਿਖਿ - ਲਿਖਕੇ, ਲਿਖੇ ਅਨੁਸਾਰ ਲਿਖਿਆਸਾ -- ਲਿਖਿਆ ਹੋਇਆ ਹੈ, ਅੰਕਤ 
“ਹੁਕਖ਼ੀ ਉਤਮੁ ਨੀਚੁ ਹੁਕਮਿ ਲਿਖਿ ਦੂਖ ਸੁਖ | ਸਿ ਕੀਤਾ ਹੋਇਆ ਹੈ 
ਪਾਈਅਹਿ। ” (ਲਿਖੇ ਅਨੁਸਾਰ) __ "ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ। ” 
-- ਜਪੁ ੧, ੨ : ੩ (1) --ਗਉ੫,.23"'.. ਤੇ. 2੧176) 


ਏਹੁ ਲੇਖਾ ਲਿਖਿ ਜਾਣੈ ਕੋਇ।” (ਲਿਖ ਕੇ) _| ਲਿਖਿਆਸਿ -- ਲਿਖਿਆ ਹੋਇਆ ਹੈ 
- ਜਪੁ ੧, ੧੬ : ੧੪ (3) | ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ 
“ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਕੰਉ ਧੁਰਿ ਪੂਰਬਿ ਲਿਖਿਆਸਿ । ” 


ਲਿਖਿ ਲੇਹੁ।”` (ਲਿਖ ਲਵੋ ) - ਵੰਡ ੪. ਵਾਰ ੧੭ਸ, ੩, ੨ : ੪ (593) 
- ਸਿਰੀ ੪, ਵਾਰ ਪਸ, ੩. ੧ : ੧ (44) | ਲਿਖਿਆਸੁ -- ।. ਲਿਖਿਆ ਹੋਇਆ ਹੈ 
ਲਿਖਿਓ -- ।. ਲਿਖਿਆ ਹੈ "ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ। ” 
_ “ਮਿਲਿ ਸੰਗਤਿ ਧੁਰਿ ਕਰਮ ਲਿਖਿਓ।” ਹ -- ਮਾਝ ੫. ਬਾਰਾ ੫ : ੪ (134) 


- ਗਉਂ ੫, ੧੩, ੧ : ੨ (241) | 2. ਲਿਖੋ ਅਨੁਸਾਰ 
“ਲਿਖਿਓ ਲੇਖੁ ਨ ਮੇਟਤ ਕੋਊ।” (ਲਿਖਿਆ “ਦਹਦਿਸਿ ਧਾਵਹਿ ਕਰਮ ਲਿਖਿਆਸੁ।” 


ਹੋਇਆ) _. - ਗਉ ੫, ਬਾਅ ੧੭ : ੨ (253) ` ਗਉਂ ੧, ੬, ੩ : ੪.(152) 
2. ਲਿਖਿਆ ਹੁਕਮ, ਹੁਕਮਨਾਮਾ ਲਿਖੀ -- ਅੰਕਤ ਹੈ 
“ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੇ | _`ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ 
ਪਚਾਸਾ। ”-- ਸਾਰ ੫, ੩੮, ੧ : ੧ (1212) ਰਾਮ।”” - ਬਿਹਾ ੫, ਛੰਤ ੫, ੩ : ੨ (545) 
ਲਿਖਿਅੜਾ -- ਲਿਖਿਆ ਹੋਇਆ __ _ਲਿਖੀਐ -- ।. ਅੰਕਤ ਕਰੀਏ, 
“'ਲਿਖਿਅੜਾ ਸਾਹਾ ਨਾ ਟਲੈ ਜਿਹੜਾ ਪੁਰਬਿ | _'ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਣਾਸੁ।” 
ਕਮਾਇਆ। ”-- ਵਡ ੧. ਅਲਾ ੫, ੩ : ੨ (੨82) - ਜਪੁ ੧, ੨੨:.੪ (5) , 
ਲਿਖਿਅੜੇ -- ਲਿਖੇ ਹੋਏ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ। ” (ਭਾਵ 


“ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ।” `ਗਿਣਿਆ ਜਾਂਦਾ ਹੈ) 





`-- ਜਪੁ ੧, ੨੬ : ੨੬ (6) 
2. ਅੰਕਤ ਕਰਦੇ ਹਾਂ, ਲਿਖਦੇ ਹਾਂ _ 
“ਨਾਨਕ ਹੁਕਮੀ ਲਿਖੀਐ ਲੇਖੁ।” 
-- ਆਸਾ ੧. ਵਾਰ ੭ਸ, ੧. ੧ : ੧੭ (466) 
ਲਿਖੁ -- ।. ਲਿਖੋ, ਅੰਕਤ ਕਰੋ 
“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ 
ਬੀਚਾਰੁ।”? _ 
2. ਲਿਖਿਆ ਹੋਇਆ 
“ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੂ 
ਵੀਚਾਰਾ ਹੈ। 
ਰ - ਮਾਰੂ ੧, ਸੋਲਾ ੧੭, ੧ : ੩ (1026) 
ਲਿਖੇ - ਅੰਕਤ ਕੀਤੇ 
“ਜਿਸਿ ਏਹਿ ਲਿਖੇ ਤਿਸੁ ਸਿਰਿ ਨਾਹਿ।” 
`_- ਜਪੁ ੧, ੧੯ : ੮ (4) 
“ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੌਲਿ। 
ਗਵਾਈਐ।”” (ਭਾਵ ਲਿਖੇ ਹੁਕਮ) 


-- ਵਡ ੧, ਛੰਤ ੧, ੧ : ੪ (566) 


ਲਿਖੇਰਾ - ਲਿਖਿਆ ਹੋਇਆ/ਅੰਕਤ ਕੀਤਾਂ 
ਹੋਇਆ ਸੀ 

“ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ 
. ਭਾਗੁ ਲਿਖੇਰਾ। '-- ਟੋਡੀ.੪, ੧, ੪ : ੨ (711) 
ਲਿਥੇ -- ਲਿਖੇ, ਲਿਖਤ ਕਰੇ 

“ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਥੈ ਉਰਿ 

`ਧਾਰਿ।” _ -- ਸੋਂਰ ੧, ਅਸ ੩, ੮ : ੩ (636) 
“ਹੁਕਮੀ ਲਿਥੈ ਸਿਰਿ ਲੇਖੁ ਵਿਣੁ ਕਲਮ 

ਮਸਵਾਣੀਐ। ”-- ਮਲਾਂ ੧, ਵਾਰ ੪ : ੬ (1280) 
ਲਿਖੋਈਐ -- ਲਿਖਿਆ/ਅੰਕਤ ਕੀਤਾ ਹੁੰਦਾ ਹੈ 

“ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ 

ਲਿਲਾਟਿ ਲਿਖੋਈਐ। ” 

``-- ਵਡ ੪, ਵਾਰ ੪ : ੪ (੨87) 

ਲਿਖੋਗੁ -- ਲਿਖਣਯੋਗ ਭਾਵ ਲੇਖ 

“ਸੰਤ ਟਹਲ ਸੋਈ ਹੈ ਲਾਗਾ ਜਿਸੂ ਮਸਤਕਿ 

ਲਿਖਿਆ ਲਿਖੋਗੁ । ”-- ਟੋਡੀ. ੮੦ ੨ ਦਹ] 
ਲਿਖ੍ਉ - ਲਿਖਿਆ ਰ 

“ਆਦਿ ਪੁਰਖਿ ਪਰਤਖਿ ਲਿਖ੍ਉ ਅਛਰੁ ਮਸਤਕਿ 

ਧੁਰਿ।” -- ਸਵ ੫, ਮਥੁ ੨ : ੨ (1408) 
_'ਲਿਖ੍ਣ ੧ - ਲਿਖੇ (ਭਾਗਾ) ਅਨੁਸਾਰ ਰ 


ਇਉ 


=- ਸਿੱਚੀ ੧. ੬. ੧ : ੨ (16)' 


ਰ ਲਿਲਾਧੋ 
“ਲਬਧੇਣ ਸਾਧ ਸੰਗੇਣਿ ਨਾਨਕ ਮਸਤਕਿ 
ਲਿਖ੍ਣ£।” _ - ਗਾਥਾ ੫, ੨੨ : ੨ (1361) 
ਲਿੰਘ -- ਨਰੋਏ ਅੰਗ 
“ਹੋਵਹਿ ਲਿੰਡ ਝਿੰਡ ਨ ਹੋਵਹਿ ਐਸੀ ਕਹੀਐ 
ਸੂਰਤਿ। ” 
-- ਸਾਰ'੪, ਵਾਰ ੨੦ਸ, ੩, ੨ “੨ (1245) 
ਲਿਜੈ -- ਲਏ ਜਾਂਦੇ ਹਨ 
“ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ 
ਦਰਗਹ ਲਿਜੈ। -- ਗਉ ੪, ਵਾਰ ੨੦ : ੪ (312) 
। ਲਿਤਾ - ਲਿਆ 
“ਹਉਮੈ ਮੇਰਾ ਕਰਿ ਮੁਏ ਕਿਛੁ ਸਾਖਿ ਨ ਲਿਤਾ।” 
- ਸੂਹੀ ੩,.ਵਾਰ ੫ : ੨(787) 
ਲਿਤੇ -- ਲਏ 
“ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਭੇ।” 
- ਸੋਰ ੪, ਵਾਰ ੨੭ : ੪ (653) 
ਲਿਪਤ -- ਲਗਦੀ, ਛੁਹੰਦੀ, ਲੇਪ ਹੋਣਾ 
“ਨਾਨਕ ਲਿਪਤ ਨਹੀ ਤਿਹ ਮਾਇਆ। ” 
ਰਗ ਸਾਰੀ 2 ੮ (259) 
ਲਿਪ੍ਤੇ। ” -- ਸਸ ੫, ੩੬ : ੨ (1357) 
ਲਿਲਾਟ -- (ਸੰ. ਕਗਟਸ) ਮਸਤਕ/ਮੱਥੇ (ਉਪਰ) 
“ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ 
ਲਿਲਾਟ । `-- ਗਉ ਰਵਿ, ਅਸ ੧. ੬ : ੧ (346) ' 
ਲਿਲਾਟੰ -- ਮਸਤਕ/ਮਥੇ ਤੇ, ਵੇਖੋ ਲਿਲਾਟ 
“ਗਲਿ ਮਾਲਾ ਤਿਲਕੂ ਲਿਲਾਟੰ। ” 
`___ -- ਆਸਾ ੧, ਵਾਰ ੧੪ਸ, ੧, ੨ : ੫ (470) 
ਲਿਲਾਟਹਿ -- ਮਸਤਕ/ਮੱਥੇ ਤੇ 
“ਜਉ ਗੁਰਦੇਉ ਲਿਲਾਣਹਿ ਲੇਖ।”” ' 
-- ਭੈਰ ਨਾਮ, ੧੧, ੫ : ੪ (1167) 
ਲਿਲਾਟਿ -- ਮੱਥੇ ਤੇ, ਵੇਖੋ “ਲਿਲਾਟ” 
“ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ। ” 
- ਆਸਾ ੧, ੨੦, ੪ : ੩ (3 ਨਾ 
“ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ। 
(ਭਾਵ ਭਾਗਾਂ ਵਿਚ) ਰ੍ 
-- ਮਲਾ ੩, ੬, ੧” 


-- ਮੱਥੇ ਤੇ, ਭਾਗਾਂ ਵਿਚ 














: ੧ (1259) 


ਲਿਲਾਧੋ 





ਨਿਕਲਾਰ 

“ਧੂਰਿ ਹੋ ਹੋ ਲਿਖੇ ਲਿਲਾਧੋ।” 

ਰ - ਕਾਨ ੪, ੧, ੪ : ੧ (1297) 
`ਲਿਲਾਰ -- ਮੱਥਾ 

"ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ 

ਭ੍ਰਮਤੇ ਫਿਰਤੇ ਬਹੁ ਧਾਯਉ।” 

- ਸੂਹੀ ੫, ਮਥੁ ੬ : ੧ (1409) 

ਲਿਲਾਰਾ -- - ਮਥੇ ਉਤੇ 


ਧੁਰਿ ਲਿਖਿਆ ਲਿਖਤੁ ਲਿਲਾਰਾ। ” 
ਉਹੀ ਵੇ ੧ (733) 

ਲਿਲਾਰਿ -- ਮੱਥੇ ਉਤੇ 
“ਨਾਨਕ ਲਿਲਾਰਿ ਲਿਖਿਆ ਸੋਇ।” 

`" ਸਾਲ'੧ ਵਾਰ ੧੩ਸ, ੧, ੭ : ੧ (144) 
ਲਿਲਾਰੇ -- 
ਵਿ 
ਲਿਲਾਰੇ। ” 


ਇੰ ਵਾਰ ੧੪ਸ,.੪, ੧: ੧੧ (3071 


ਲਿਲੇਰੈ -- 
ਵਰ ਪਰ ਰਿ 
` `== ਕਾਨ ੫. ੩੪, ੧" : ੫ (1304) 
ਲਿਵ -- ।. ਲੀਨਤਾ, ਬਿਰਤੀ (ਸੁਰਤ) ਦਾ ਇਕਰਸ 
ਲਗਾਓ, ਧਿਆਨ ਦੀ ਇਕਾਗਰਤਾ, ! 


''ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ।” 


- - ਜਪੁ ੧,੧:੨(।) 


“ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ। ” 
(ਪ੍ਰਭੂ ਲੀਨਤਾ) 


.- ਸਿਰੀ ੪, ਵਾਰ ੧੨ਸ, ੩, ੨ : ੩ (87) ! 


“ਨਾਨਕੁ ਨੀਚੁ ਕਹੈ ਲਿਵ ਲਾਇ।” (ਭਾਵ ਵਿਚਾਰ 


ਕੇ). _`_-- ਗਉ ੧, ਅਸ ੪, ੮ : ੪ (223) 
2. ਪੀਤ, ਖਿਆਰ 
“ਕਰਹੁ ਕ੍ਰਿਪਾ ਸਰਬ-ਕੇ ਦਾਤੇ ਏਕ ਰੂਪ ਲਿਵ 
ਲਾਵੰਹੂ । ”-- 
“ਜੈਸਾ ਕਰਮ ਤੈਸੀ ਲਿਵ ਲਾਵੈ।” (ਲਗਨ) 
ਰ _-- ਪ੍ਰਭਾ ੧, ਅਸ ੧, ਤੇ, ੩ (1342) 


“ਸਹਜ ਬਾਇ ਜਾਇ ਤੇ ਨਾਨਕ ਪਰਬੂਹਮ ਲਿਵ 


(ਪ੍ਰੀਤ ਵਿਚ) 


2136 











ਗਉ ੫, ੧੬੫”, ੨ : ੧ (216) 


ਲੀਉ 


- ਗੁਜ ੧, ਅਸ ੧, ੨ : ੨ (503) 
“ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ 
ਧਾਵੈ।” (ਪਿਆਰ) 
-- ਤਿਲੰ ੧, ਅਸ ੧, ੮ : ੧ (725) 
“ਓਸ ਕੋ ਕਿਹੁ ਪੋਹਿ ਨ ਸਕੀ ਜਿਸ ਕਉ ਆਪਣੀ 
ਲਿਵ ਲਾਵਏ। (ਪਿਆਰ) 
- ਰਾਮ ੩, ਅਨੰ ੨੮ : ੩ (920) 
3. ਧਿਆਨ ਲਾ ਕੇ, ਵਿਚਾਰ ਕਰਕੇ ਰ੍ 
ਦੇਖਹੁ ਲਿਵ ਲਾਈ ਹੇ।” 
- ਮਾਰੂ ੩, ਸੋਲਾ ੩, ੧੫ : ੩ (1046) 
| ਅਖੰਡ ਲਿਵ, ਇਕ ਰਸ ਲਿਵ 
“ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ 
ਹਰਿ ਲਿਵਤਾਰ। ” 
ਰ੍ - ਸਿਰੀ.੪, ਵਾਰ ੧੮ਸ, ੩, ੨ : ੧(90) 
ਗਿਬਲੀਜਾ ਇਤ ਕਰ ਰਜ ਲਾ 
-- ਆਸਾ ੧; ਉਸੀ ਤੇ, € ੩ (412) 
। ਲਿਵਲੀਣੁ -- ਸਭ ਵਿਚ ਰਵਿਆ ਹੋਇਆ 
“ਬਦਤਿ ਜੈ ਦੇਉ ਜੈ ਦੇਵ ਕਉ ਰੰਮਿਆ ਬੂਹਮੁ 
ਨਿਰਬਾਣੁ ਲਿਵਲੀਣ ਪਾਇਆ। ” 
- ਮਾਰੂ ਜੈਦੇ, ੧, ੨ : ੨ (1106) 
ਲਿਵਾੜਿ -- ਲਿਬੇੜ ਕੇ, ਗਲੇਫ ਕੇ 
“ਫਰੀਦਾ ਏ ਵਿਸੁ ਗੰਦਲਾ ਧਰੀਆ ਖੰਡ ਲਿਵਾੜਿ।” 


-- ਸਲੋ ਫਰ, ੩੭ : ੧ (1379) 


_ਲਿੰਵੈ -- ਲਿਵ ਦੀ ਭਾਵ ਪ੍ਰੀਤ ਦੀ 


ਨਾਨਕ ਧਾਤੁ ਲਿਵੈ ਜੋੜ ਨ ਆਵਈ ਜੇ ਲੋਚੈ ਸਭੁ 
ਕੋਇ। ”-- ਗਉ ੪, ਵਾਰ ੩੧ਸ, ੪, ੨ : ੫(316) 
“ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ 
ਲਿਵੈ। (ਪ੍ਰੇਮ ਸਦਕਾ) 
` . = ਆਸਾ 9, ਛੰਤ ੨੧, ੩ : ੪ (452) ` 
“ਸਾਚੀ ਲਿਵੈ ਬਿਨੁ ਦੇਹ ਨਿਮਾਣੀ।” (ਲਗਨ/ 
ਪ੍ਰੀਤ ਤੋਂ) ` ਰਾਮ ੩, ਅਨੰ ੬ : ੧ (917) 
ਲੀਉ --।. ਲਿਆ ਹੈ 
- ਗਉ ੫, ਅਸ ੯. ੬ : ੨ (240) 
2. ਲਿਵ 


ਲੀਓ ਰ੍ 2 


ਲੀਖੇ 





ਲੀਉ। ” - ਮਾਰੂ ੫, ੨੮, ੨ : ੧ (1007) 
ਲੀਓ -- !. ਲਿਆ 
“ਰਾਮ ਮੇਰਾ ਮਨੁ ਬੇਧਿ ਲੀਓ ਹਰਿ ਸਾਚੇ ।” 
-- ਗਉ ੪, ੫੫, ੧" : ੧ (169) 


“ਰਜ ਪੰਕਜ ਮਹਿ ਲੀਓ ਨਿਵਾਸ।” (ਧਾਰਨ 


ਕੀਤਾ, ਲਿਆ) 


-- ਭੈਰ ਕਬ, ਅਸ ੧, ੪ : ੨ (1162) 


“ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ” 
(ਧਾਰਨ ਕੀਤਾ) -- ਸਲੋ ੯, ੧੭ : ੧ (1427) 
2. ਪ੍ਰਾਪਤ ਕੀਤਾ 


“ਕੀਓ ਸੀਗਾਰੁ ਮਿਲਣ ਕੈ ਤਾਈ, ਪ੍ਰਭੁ ਲੀਓ 


ਸੁਹਾਗਨਿ, ਥੂਕ ਮੁਖਿ ਪਾਈਆ। ” 

`-- ਬਿਲਾ ੪, ਅਸ ੫, ੭ : ੨ (836) 
ਅਬਿਨਾਸੀ।” 

- ਭੈਰ ਕਬ, ੧੭, ੬ : ੨(162) 
ਲੀਓਇ -- ਲਿਆ ਹੈ 

“ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ 

ਅਨਾਥ ਰਾਖਿ ਲੀਓਇ। ” 
ਰ - ਸਿਰੀ ੪, ਵਾਰ ੧੬ : ੪ (69) 


ਲੀਅਉ -- ਲਿਆ ਹੈ 


'ਪਰਤਇਿ ਕਿਵੇ ਗੁਰ ਅਰਜਨ ਕੈ ਹਰਿ ਪੂਰਨ | 


ਬ੍ਹਮਿ ਨਿਵਾਸੁ ਲੀਅਉ। 
-- ਸਵ ੫, ਮਥੁ ੫ : ੪ (1409) 


(ਅੜਾ ਜਿ 


ਰਾਮ।” _-- ਆਸਾ ੧. ਛੰਤ ੧, ੪ : ੨ (436) 
ਲੀਆ -- ।. ਲਿਆ 
“ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ 
ਪਤਿ ਪਾਇ।”” -- ਸਿਰੀ ੪, ੭੦, ੨ : ੨ (42) 
“ਰਾਖਿ ਲੀਆ ਗੁਰਿ ਪੂਰੈ ਆਪਿ।” 
-- ਗਉ ੫, ੧੨੩, ੧ : ੧ (190) 
2. 'ਖ੍ਾਪਤ ਕੀਤਾ 
'“ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ 
ਭਾਇਆ। ”-- ਗਉ ੧, ੧੩, ੩ : ੨ (155) 
“ਮਨੁ ਦੇ ਰਾਮੁ ਲੀਆ ਹੈ ਮੋਲਿ।” 


-` ਹਉ ਕਥ, ੧੯, ੧: ੨ (327) 


੭ 


. ਲਿਆਂ 
(ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਲੁ 
ਹੋਇ।” _-- ਗਉਂ ੧, ੧੮, ੩ : ੧ (157) 
4. ਲਿਆ ਭਾਵ ਉਚਾਰਿਆ, ਸਿਮਰਿਆ 
“ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ. ਮਿਲਿ ਸਾਧ 
-- ਸੋਰ ੫, ੯, ੩ : ੨ (611) 
“ਸੁਪਨੈ ਨਾਮੁ ਨ ਹਰਿ ਲੀਆ।” 
-- ਬਸੰ ੫, ਅਸ ੨, ੩ : ੪ (1192) 
5. (ਅ. ਲਅਈਨ) ਮਰਦੂਦ, ਫ਼ਿਟਕਾਰਿਆ 
ਹੋਇਆ .. 
“ਸੰਤ ਕਾ ਲੀਆ ਧਰਤਿ ਬਿਦਾਰਉ। ” 
- ਗੋਂਡ ੫, ੧੮, ੧ : ੧. (867) 
6. ਨਾਲ ਲਿਆ, ਚੁਕਿਆ 
“ਛਾਡਿ ਚਲੇ ਹਮ ਕਛੂ ਨ ਲੀਆ।” 
- ਭੈਰ ਕਬ, ੭, ੩ : ੨ (1159) 
ਲੀਏ -- ।. ਲਏ 
"ਰਾਖਿ ਲੀਏ ਸਗਲੇ ਪ੍ਰਭਿ ਆਪੇ। ” 
- ਮਾਝ ੫, ੩੬, ੪ : ੧ (105) 
2. ਧਾਰਨ ਕੀਤਾ, ਲਿਆ _ ਰ 
“ਸਾਦ ਸਹਜ ਸੁਖ ਰਸ ਕਸ. ਤਜੀਅਲੇ ਕਾਪੜ 
ਵਡੇ ਚਮੜ ਲੀਏ ।” 
-- ਆਸਾ ੧, ੩੩, ੩ : ੧ (356) 
ਲੀਕ -- ਰੇਖਾ, ਲਕੀਰ 
"ਪਾਣੀ ਅੰਦਰਿ ਲੀਕ ਜਿਉਂ ਤਿਸ ਦਾ ਥਾਉ ਨ 
ਥੇਹੁ।” 
-__ -- ਆਸਾ ੧, ਵਾਰ ੨੨ਸ, ੨, ੪ : ੨ (474) 
“ਜਾ ਤੇ ਭੂਮ ਕੀ ਲੀਕ ਮਿਟਾਈ। ” ਰ 
-- ਸੋਰ ਕਬ, ੫, ੪ : ੨ (655) 
(ਮਹਾਨਕੋਸ਼ ਅਰਥ “ਲਿਖਤ” ਕਰਦਾ ਹੈ) __ 
ਲੀਖਿਆ -- ਲਿਖਿਆ ਹੋਇਆ ਭਾਵ ਭਾਗਾਂ ਵਿਚ 
“ਤਿਨਾ ਮਿਲਿਆ ਗੁਰੁ ਆਇ ਜਿਨ ਕਉ 
__ਲੀਖਿਆ। _-- ਸੂਹੀ ੧, ਪ. ੨ : ੧ (729) 
ਲੀਖੇ -- ਲਿਖੇ ਹਨ, ਅੰਕਤ ਹਨ 
“ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ 
ਬੀਜਾਇਦਾ। ” 


ਲੀਗ 2138 ਲੀਣਾ 

















- ਮਾਰੂ ੧. ਸੋਲਾ ੧੭, ੧੪ : ੩ (1038) ਜਾਈਐ।” 
“ਦਸ ਅਠ ਲੀਖੇ ਹੋਵਹਿ ਪਾਸਿ।” (ਲਿਖੇ ਹੋਏ) -- ਆਸਾਂ ੫, ਛੰਤ ੧੩, ੧ : ੪ (461) 

-- ਬਸੰ ੧, ੩, ੨: ੧(।।69) | 3. ਲੈਂਦੇ ਹਨ, ਪ੍ਰਾਪਤ ਕਰਦੇ ਹਨ ਰੇ 
ਲੀਗੁ -- ਲਿੰਗ, ਸ਼ਿਵ--ਲਿੰਗ "ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ 
''ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ। ” ਭਗਤਿ ਹਰਿ ਲੀਜੈ।” 

- ਟੇਡੀ ਨਾਮ. ੩. ੨ : ੨ (716) - ਆਸਾ ੪. ਛੰਤ ੧੮, ੪ : ੪ (450) 
ਲੀਚੈ -- ਲਵੋ, ਗ੍ਹਣ ਕਰੋ "ਗੁਰਮੁਖਿ ਹੋਇ ਕਾਇਆ ਗੜ ਲੀਜੈ। (ਭਾਵ 
“ਅੰਮ੍ਰਿਤ ਰਸੁ ਸਚੁ ਅੰਮਿ੍‌ਤੁ ਬੋਲੀ ਗੁਰਿ ਪੁਰੈ ਅੰਮ੍ਰਿਤੁ ਜਿਤੇ) _-- ਰਾਮ ੧, ਅਸ ੫, ੪ : ੩ (905) 

ਲੀਚੈ ਜੀਉ।” _-- ਮਾਝ ੪. ੬. ੩ : ੩ (96) "ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ 
“ਅਚਿੰਤ ਹਮਾਰੈ ਲੀਚੈ ਨਾਉ।” (ਲਿਆ ਜਾਂਦਾ ਭੁਜਾ ਪਸਾਰੇ। ' (ਲਵੇ, ਪਕੜ, ਪ੍ਰਾਪਤ ਕਰੇਂ) . 
ਹੈ) =='ਰ%, ੬. 2 2 (1157) - ਮਾਰੂ ੫, ੨. ੪ : ੨ (999) 
ਲੀਜਹਿਗੇ -- ਲੈਣਗੇ 4. ਲਈਏ, ਪਕੜੀਏ ਰ 
“ਗੁਰੂ ਜੁ ਨ ਚੇਤਹਿ ਆਪਨੋ ਅਧਮਾਝਿ ਲੀਜਹਿਗੇ | _`ਇੱਠ ਰੇਘੁਨਾਥ ਸਰਨਿ ਦਾ ਕੀ ਲੀਜੈ। ” 
ਲੂਟਿ।” - ਸਲੋ ਕਬ, ੭੩ : ੨ (1368) ` ਜੈਤ ਰਵਿ, ੧, ੬ : ੨ (710) 
ਹਾ ਕਿ ੭. ਲਵ ੍ 
3 ਰਿ - ਬਿਲਾ ੫, ੩, ੧" : ੨ (802) 
ਮਿ ਆਸਾ ੧, ੯, ੧% : ੨ (351) ਨ. ਦੀ ਰ 
“੧ਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ “ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ। ” 
ਲੜਿ ਲਾਇ ੧ਜੀਲੀ। ” _ ` ਰਾਮੇ੧; ਅਸ ਪੂ, ਛੇ : ੩. (305 

- ਬਿਹਾ ੫, ਛੰਤ ੬, ੧ : ੩ (੨4੨) 7. ਲੈਂਦੇ ਹਨ, ਕਰਦੇ ਹਨ ਊ 

ਨੀ... । ਲੱ "ਲੇਖਾ ਲੀਜੈ ਤਿਲ ਜਿਉ ਪੀੜੀ। 


- ਮਾਰੂ ੧, ਸੋਲਾ ੮, ੧੦ : ੧ (1026) 
ਲੀਠਾ - ਚਟਿਆ _. 
“ਹਰਿ ਪ੍ਰਭ ਆਨਿ ਮਿਲਾਵਹੁ ਗੁਰੁ 1 ਸਾਧੂ ਘਸਿ 
ਗਰੁੜ ਸਬਦੁ ਮੁਖਿ ਲੀਠਾ।” 


"ਕਰਿ ਕਿਰਪਾ ਡੁਬਦਾ ਪਥਰੁ ਲੀਜੈ।” (ਭਾਵ 
ਬਚਾ ਲਵੇ, ਕੱਢ ਲਵੋ ) 
-- ਮਾਝ ੫, ੨੯, ੪ ! ੨ (103) 
'ਡੁਬਤ ਪਾਹਨ ਪ੍ਰਭ ਮੇਰੇ ਲੀਜੈ। (ਤਾਰ ਲਵੇਂ) 
“ਜਨਮ ਜਨਮ ਕੈ ਮਾਪੇ ਕਰਮ ਜੈ ਕਾਟਨਹਾਰ਼ਾ 4. ਜੰਗ ਇਅ ਹੋਇਆ, ਰੀ 
ਲੀਜੈ ਰੇ।” (ਲਵੋ ਭਾਵ ਪ੍ਰਾਪਤ ਕਰੋ) ਆ ਲੀਣ ਭਏ ਸੁਖਦੇਉ । 
`__ --ਗੋਉਂ ੧, ੧੬.੧ : ੨ (156) .-- ਗਉ ਕਬ, ਅਸ ੩੬, ੮ : ੨ (330) 
“ਸਹਜ ਕੈ ਪਾਵੜੈ ਪਗੁ ਧਰਿ ਲੀਜੈ।” ' (ਲਈਏ) _ਲੀਣਉ -- ਮਗਨ ਹੋਣਾ 
-- ਗਉ ਕਬ, ੩੧. ੧" : ੨ (329) | `ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ 





?. ਜਪੀਏ, ਲਈਏ ਲੀਣਉ । - ਸਵ ੩, ੧੨ : ੩ (1394) 
“ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਉਤਮੁ ਲੀਣਾ -- ।. ਸਮਾ ਗਿਆ, ਵਿਲਯ ਹੋਇਆ, ਲੀਨ 
ਪੁਰਖੁ ਪਰਧਾਨੁ ਜੀਉ।” ਹੋਇਆ 


- ਆਸਾ ੧, ਛੰਤ ੪, ੩ : ੫ (436) ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦ 
"ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਸਹਜਿ ਲਿਵ ਲੀਣਾ। ” 


ਲੀਨਾ 
_-- ਗਉ ਕਲ, ਅਸ ੪੦, ੨ : ੨ (331) 
“ਕਰਮ ਭਾਵਨੀ ਸੰਗ ਲੀਨ। (ਲਏ) 
-- ਬਸੰ ਕਬ, ੬, ੨ : ੨ (1।95) 
“ਦੀਨ ਲੀਨ ਪਿਆਸ ਮੀਨ ਸੰਤਨਾ ਹਰਿ 
ਸੰਤਨਾ।” (ਦੀਨਤਾ ਲੈ, ਨਮਰ ਬਣ) 
- ਕਾਨ ੫, ੩੫, ੨ : ੧ (1305) 


ਸਿ 2139 


7” 








_-- ਆਸਾ ਕਬ, ੧, ੩ : ੨ (475) 
“ਨਾਨਕ ਸਾਹਿਬੁ ਭਰਪੁਰਿ ਲੀਣਾ।” (ਮਿਲਿਆ 
-- ਵਡ ੫, ੨, ੪ : ੨ (562) । 
2. ਮਸਤ ਹੋਇਆ, ਮਗਨ ਹੋਇਆ 
“ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ 


ਮਨਿ ਭਾਵੈ।”-- ਸੋਰ ੫, ੭੯,੨:੨(628)| 3. ਲੈਂਦਾ ਹੈ ਰ 
ਲੀਤ -- ਲਿਆ _ ਤਾ ਕੈ ਜਾਤਿ ਨ ਪਾਤੀ ਨਾਮ ਲੀਨ।” (ਭਾਵ 
“ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਨ ਥੀ ਕਾ ਹੀ! 

ਅਪੁਨੇ ਕਰਿ ਲੀਤ। ” -- ਬਸੰ ੧, ਅਸ ੨, ੩ : ੩ (1188) 


<-ਏੱਛੀ ੪..2੧, 2 : ੧ (716) 4. ਲਿਆ ਭਾਵ ਪਕੜਿਆ 





ਲੀਤੜਾ -- ਲਿਆ “ਮਰਨੇ ਤੇ ਕਿਆਂ ਡਰਪਨਾ ਜਬ ਹਾਥਿ ਸਿਧਉਂਰਾ 
“ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ | _ _ ਲੀਨ।” - ਸਲੋਂ ਕਬ, ੭੧ : ੨ (1366) 
ਲਬਿ ਰੰਗਾਏ।”” -- ਤਿਲੰ ੧. ੩, ੧ : ੧ (721) | ਲੀਨਉ -- ਲਿਆ ਹੈ, ਜਪਿਆ ਹੈ 


ਲੀਨਉ।” __- ਸੋਰ ੯, ੯, ੩ : ੨ (633) 
ਲੀਨਾ - ।. ਲੀਨ ਹੋਇਆ, ਸਮਾਇਆ, ਰਚਿਆ 


ਲੀਤਾ -- ਲਿਆ, ਪ੍ਰਾਪਤ ਕੀਤਾ 
“ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ 


ਸਭਨੀ ਹੈ ਲੀਤਾ। ” 

-- ਵਡ ੫. ਛੰਤ ੧, ੨ : ੬ (577) 
“ਗੜ ਲੀਤਾ ਘਟੁ ਲੁਟਿਆ ਦੀਵੜੇ ਗਇਆ 
ਬੁਝਾਇ। ” (ਜਿਤਿਆ, ਲਿਆ) 


-- ਸਲੋ ਫਰ, ੪੮ : ੨ (1380) | 


'ਲੀਤੀ - ਲਈ 
“ਮੋਹਿ ਦੀਨ ਹਰਿ ਹਰਿ ਓਟ ਲੀਤੀ।” 
_-- ਰਾਮ ੫, ਅਸ ੧, ੨.: ੩ (912) 
ਲੀਤੀਅਨੁ - ਉਸਨੇ ਲਿਆ - 
“ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ। ” 
-- ਰਾਮ ੫. ਵਾਰ ੪ : ੨ (958) 
ਆਥੀਆਂ =- ਜੋ ਜਈਆਂ' ._.! 
“ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ। ” 
-> ਸਿਰੀ ੪, ਵਾਰ ੧ਸ, ੩, ੨ : ੪ (੧3) 
ਲੀਨ -- ।. ਸਮਾ ਜਾਣਾ, ਵਿਲਯ ਹੋਣਾ 
“ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ 


ਅਉਧ ਸਿਰਾਨੀ। ”-- ਗਉ ੯, ੮, ੨ : ੨ (220)' 


“ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ!” 
ਰ --- ਸਲੋ ੯, ੧੧ : ੨.(1426) 
2. ਲਿਆ 

“ਕਾਢਿ ਲੀਨ ਸਾਗਰ ਸੰਸਾਰ। ” 


। 





ਮਨੁ ਲੀਨਾ। ”-- ਸਿਰੀ ੫, ਛੰਤ ੨, ੫ : ੧ (੧0) 
“ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ 
ਤ੍ਰਿਪਤਿ ਅਘਾਈ। ” 
ਰ੍ ` -- ਸੋਰ ੫, ੧੫, ੧ : ੧ (612) 
“ਦੁਖ ਬਿਸਾਰਿ ਸੁਖ ਅੰਤਰਿ ਲੀਨਾ। ” (ਲੈ ਲਿਆ, 
ਵਸਾ ਲਿਆ)-- ਬਿਲਾ ਨਾਮ, ੧, ੧ : ੨ (857) 
2. ਲਿਆ 
“ਚ ਹਿਰਸ ਪਿ ਲਨ 
ਕਛੁ ਨ ਬਸਾਈ।” ਰ੍‌ 
- ਗਉ ੯,੪,੧: ੨(219) 
“ਅੰਧ ਕੂਪ ਤੇ ਕਰੁ ਗਹਿ ਲੀਨਾ। ` (ਬਚਾ 
ਲਿਆ) _-- ਬਿਲਾ ੫. ੧੨, ੨ : ੧ (604) 


੧. ਮਸਤ 
ਹਿਤਕਾਰੀ। ”-- ਸੋਰ ੫, ੧੬, ੨ : ੨ (613) 
“ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ।” (ਮਸਤ 
ਹੋ ਗਿਆ) -- ਸੋਰ ੫, ੫੫, ੧” : ੧ (622) 
4. ਲਿਆ, ਜਪਿਆ ਰ 
“ਰਾਮ ਕੋ ਨਾਮੁ ਨ ਕਬਹੂ ਲੀਨਾ। ” 
- ਸੂਹੀ ਕਬ, ੧, ੧ : ੨ (792) 





`-- ਬਿਲਾ ੫; ੧੨. ੩ : ੨ (804) 


5. ਲਿਆ ਭਾਵ ਕੀਤਾ 
` “ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ 
ਦੇਖਿਐ ਅਨਭੈ ਕਾ ਦਾਤਾ।” 
- ਸਾਰ ੫. ਛੰਤ ੧, ੧ : ੬ (1236) 


ਲੀਨੀ - ।. ਬਚਾ ਲਿਆ 


“ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ| 
ਵਿਛੁੜਿਆਹੁ। ?-- ਮਾਝ ੫, ਬਾਰਾ ੧੧ : ੬ (135) 


2. ਲੀਨ ਹੋ ਗਿਆ 
“ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ 
ਲੀਨੀ। -- ਗਉ ੩, ੩੮, ੨ : ੨ (163) 
“ਸਭੁ ਤਨੁ ਮਨੁ ਦੇਹ ਹਰਿ ਲੀਨੀ। ” 


-- ਸੋਰ ਕਬ, ਹੈ, 62 ਆ ੧627) " 


-- ਗਉ ੧, ਅਸ ੧੪, ੧ : ੩ (227) 
"ਮਨ ਰੇ ਕਉਨੁ ਕੁਮਤਿ ਤੈ ਲੀਨੀ।” (ਧਾਰਨ 
ਕੀਤੀ) . :-- ਸੋਰ ੯, ੩, ੧" :-੧ (632) 
4. ਲਈ ਰ 
“ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ 
ਰ੍ ਹਰਿ ਮੇਰੀ। ”-- ਰਾਮ ਕਬ, ੩, ੧ : ੨ (969) 
_ਲੀਨੂ - ।. ਮਗਨ 
ਰ “ਮੇਰਾ ਮਨੁ ਤਨੁ ਲੀਨੂ ਭਇਆ ਰਾਮ ਨਾਮੈ ਮਤਿ 
ਗੁਰਮਤਿ ਰਾਮ ਰਸਾਲਾ।” 
੍ `-- ਮਾਲੀ 8, ੫, ੧" 
“ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ 
ਕੀਨੁ।”` 
ਲੀਨੇ -- 1. ਲਏ 
“ਲੜਿਂ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬ | 
ਸੁ ਠਾਕੂਰਿ ਦੀਨਾ।” __ 
-- ਸਿਰੀ ੫, ਛੰਤ ੨, ੫ : ੫ (60) 
2. ਠੱਗੇ ਹੋਏ, ਗ੍ਰਸੇ ਹੋਏ - 
“ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ 
ਜਗਤੁ ਬਿਗੂਤਾ।” 


- ਗਉ ਕਬ, ੬੮, ੨ : ੧ (336) 


2140 











: ੨ (985) | 


<< ਜੈਜਾ ੯, ੩, ੧ : ੧ (1352) 





_ਲੀਲ 
“ਕਾਮ ਕ੍ਰੋਧ ਤ੍ਰਿਸਨਾ ਕੇ ਲੀਨੋ।” 
- ਕੇਦਾ ਕਬ, ੪, ੧ : ੧ (1124) 
ਲੀਨੋ -- ।. ਲਿਆ 
“ਬਾਹ ਪਕਰਿ ਲੀਨੋ ਕਰਿ ਅਪਨਾ।”” 
- ਗਉਂ ੫. ੯੬, ੨ : ੩ (183) 
2. ਲੀਨ ਹੋਇਆ, ਖਚਿਤ ਹੋਇਆ, ਮਗਨ ਹੋਇਆ 
“ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ 
ਦਾਤਾਰੇ । ”-- ਗਉ ੫, ੧੩੮", ੪ : ੧ (210) 
3. ਪ੍ਰਾਪਤ ਕੀਤਾ . ਰ 
_“ਜੋ ਜੋ ਦੀਨੋ ਸੁ ਨਾਨਕ ਲੀਨੋ।” 
ਰ੍ - ਗਉ ੫, ਬਾਅ ੧੭ : ੮ (253) 
4. ਪਕੜਿਆ 
ਹਾਥਿ ਸੰਧਉਰਾ।” 
` ਗਉ ਕਬ, ਇਟ, ਜੱ 
ਲੀਨ - ਲਿਆ 
ਸੰਮਨ ਗਿਖਨਨ ਚੜਨ'ਹਿੰਚਿ ਲੀਗ” 
- ਆਸਾ ਕਬ, ੨੭, ੧" :੨ (442) . 
ਲੀਨੀ -- ਲਈ . ਰ 
“ਗਹਿ ਭੁਜਾ ਲੀਲੀ ਦਾਸਿ ਕੀਨ੍ਹੀ ਅੰਕੁਰਿ ਉਦੋਤੁਂ ` 
ਜਣਾਇਆ। ”-- ਬਿਲਾ ੫, ਛੰਤ ੨, ੩ : ੩ (846) 
ਲੀਨੇ -- ਲਏ ਰ 
“ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨੇ 
ਆਪਿ।”” ` - ਗੂਜ ੫, ੨੮, ੪: ੧ (501) 
ਲੀਪ -- ਲੇਪ _ 
“ਬਸੈ ਘਟਾ ਘਟ ਲੀਪ ਨ.ਛੀਧੈ।” 
- ਕਾਨ ਨਾਮ, ੧, ੧ : ੧ (1318) 
ਗਇਓ।” _ -- ਬਿਲਾ ਕਬ, ੪, ੧ : ੧ (856) 
ਲੀਪਿ =- ਲਿਪ ਕੇ, ਲਾ ਕੇ ਰ੍ ਰ੍ 
ਚਾਉ।” -- ਸਿਰੀ ੧, ੧,੧:੨(14) 





੧ ਤੇ .( ਹ26 


ਲੀਪਿਐ -- ਲਿਪਨ ਨਾਲ 


ਆ 14 
- ਭੈਰ ੫, ੫੩, ੨ : ੨ (1 
ਲੀਲ -- ਲੀਲਾ, ਚੋਜ, ਕੌਤਕ _ 


ਲੀਲਾ ਰ੍ 2141 ਲਕਿ 


“ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ। | ਲੁਕਾਇਆ -- ਲੁਕਾ ਕੇ ਰਖਿਆ, ਛੁਪਾ ਕੇ ਰਖਿਆ 
-- ਮਾਰੂ ੧, ਅਸ ੩, ੭ : ੧ (1010) | “ਤਿਨਿ ਕਰਤੈ ਆਪੁ ਲੁਕਾਇਆ। ” 














ਲੀਲਾ -- ਖੇੜਾਂ, ਚੋਜ, ਕੌਤਕ -- ਸਿਰੀ ੧, ਅਸ ੨੮, ੧੫ : ੨ (72) 
“ਆਖੇੜ ਬਿਰਤਿ ਰਾਜਨ ਕੀ ਲੀਲਾ। ” “ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ 
-- ਗਉ ੫, ੮੧, ੩ : ੩ (179) ਮਤ ਜਮੁ ਪਕਰੈ ਲੈ ਜਾਇ ਜੀਉ।” 
“ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ -- ਆਸਾ ੪, ਛੰਤ ੧੩, ੨ : ੧ (447) 
_ਧਾਰਿ।” (ਚੋਜ ਵਰਤਾ ਕੇ) ਰ ਲੁਕਾਇਦੜੋ -- ਲੁਕਾਉਂਦਾ ਹੈ 
-- ਆਸਾ ੫. ੩੭, ੧" : ੧ (379) | “ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੇ।” 
ਲੀਲਿਤ -- ਨਿਗਲਦੀ ਹੈ -- ਆਸਾ ੫. ਛੰਤ ੧੩, ੧: ੨ (461) 
“ਜਿਹਬਾ ਸੁਆਦੀ ਲੀਲਿਤ ਲੋਹ।” ਲੁਕਾਈ -- 1. ਲੁਕਾ ਕੇ, ਛੁਪਾ ਕੇ ਰ੍ 
-- ਸਾਰ ਨਾਮ, ੧, ੧ : ੩ (1252) | “ਰਤਨੁ ਲੁਕਾਇਆ ਰੀ 
ਲੀਵਨਾ -- ਪੀਣਾ (ਸ਼ਬਦਾਰਥ, ਦਰਪਣ); ਲੀਨ | _`ਲੁਕਾਈ।” __ - ਸੋਰ ੪, ੯, ੪ : ੨ (608) 


ਹੋਣਾ (ਮਹਾਨਕੋਸ਼); ਜੁੜਨਾ (ਨਿਰਣੈ) | 2. ਲੋਕ, ਖਲਕਤ 
“ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ “ਸਭ ਕਥਿ ਕਥਿ ਰਹੀ ਲੁਕਾਈ।” 


ਲੀਵਨਾ। _-- ਮਾਰੂ ੫, ਅਸ ੬, ੪ : ੧(1019) - ਸੋਰ ਕਬ, ੪, ੩ : ੨ (655) 
ਲੀਵਨਿ =- ਜੁੜਨਾ, ਲੀਨ ਹੋਣਾ ___ ਲੁਕਾਣਾ - ਲੁਕਿਆ ਹੋਇਆ ਹੈ ` 
“ਜਿਉ ਮੀਨਾ ਜਲ ਸਿਉ ਉਰਝਾਨੋ ਰਾਮ ਨਾਮ ਸੰਗਿ “ਸੰਤੀ ਤਜਿ ਬਹ ਲਾ 
__ ਲੀਵਨਿ।” _- ਸਾਰ ੫, ੯੧, ੨ : ੧ (1222) - ਆਸਾ ੧, ਅਸ ੧੪, ੪: ੨ (419) . 
'ਲੀਵਾ -- ਲਵਾਂ ਗਾਂ ਰ _। ਲੁਕਾਨਾ -- ਲੁਕ ਗਿਆ, ਭਾਵ ਜੁੜ ਗਿਆ ਹੈ 
“ਮਨ ਅੰਦਰਿ ਅੰਮਿ੍‌ਤੁ ਗੁਰਮਤਿ ਹਰਿ ਲੀਵਾ | _ “ਮਨੁ ਮਾਨਕੁ ਲਿਵ ਤਤੁ ਲੁਕਾਨਾ।” __ 
ਜੀਉ।” - ਗਉ ੪, ੭੦, ੧ : ੨ (175) -- ਪ੍ਰਭਾ ਕਬ, ੧, ੨ : ੨ (1349) 
_ਲੀੜਾ -- ਪੀਤਾ ਰ _ਲੁਕਾਨੀ -- ਲੁਕੀ ਹੈ ਰ ਰ 
ਧਾਰ ਰਸ ਲੀੜਾ। -- ਜੈਤ ੪, ੬, ੧ : ੨ (69) _ਲੁਕਾਨੀ।” - ਬਸੰ ੪, ੩,੧:੧(17੧) 
ਲੁਹਾਰ -- ਲੋਹਕਾਰ, ਲੋਹੇ ਦਾ ਕੰਮ ਕਰਨ ਵਾਲਾ ਲੁੱਕਾਨੀ -- ਲੋਕਾਂ ਦੀ 
“ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ।” | __ ਲਾਜ ਲੌਕਾਨੀ।” (ਲੋਕ--ਲਾਜ) 
-- ਸਲੋ ਕਬ, ੯੦ : ੨ (1369) -- ਸਾਰ ੧, ੧, ੩ : ੨ (1197) 
ਲੁਹਾਰੀ -- ਲੋਹੇ ਦੀ ਬੇੜੀ ਲੁਕਾਨੇ -- ਲੁਕੇ, ਛੁਪੇ ਰ 
“ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ।”” “ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ 
ਜਾ '-- ਬਸ ੧, ਅਸ ੮, ੩ :੨ (91)  ਪਕੜਿ ਬੰਧਿ ਪਈਆ।” 
ਲਹਿ -- ਲੁੱਛਕੇ, ਜਲ ਕੇ - ਬਿਲਾ ੪, ਅਸ ੧, ੩ : ੨ (833) 
“ਤਪਿ ਤਪਿ ਲੁਰਿ ਲੁਰਿ ਹਾਥ ਮਰੋਰਉ।” | ਲੁਕਿ - !. ਛੁਪ ਰ 
- ਸੂਹੀ ਫਰ, ੧, ੧ : ੧ (794) | ` "ਗੁਹਜ ਰਤਨ ਵਿਚਿ ਲੁਕਿ ਰਹੇ ਹੇ ਕੋਈ ਗੁਰਮੁਖਿ 
_ਲੁਕਈਹੈ -- _ਲੁੰਕਾਵੇਂਗਾ ਰ ਸੇਵਕੁ ਕਢੈ ਖੋਤਿ।? 
“ਊਠਤ ਬੈਠਤ ਠੇਗਾ ਪਰਿ ਹੈ ਤਬ ਕਤ ਮੂਡ | _ ੯. ਗਉ ੪. ਵਾਰ ੧੬ : ੨ (309). 


_ ਲੁਕਈਹੈ। -- ਗੂਜ ਕਬ; ੧, ੧ : ੨ (524) "ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।” 


ਲਚਾਨੀ 





_ (ਛੁਪ ਕੇ) _ -- ਗਉ ੪, ਵਾਰ ੨੭ : ੨ (315) 

2. ਲੁਕਾਓ, ਉਲ੍ਹਾ 
“ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ।” 
ਾ ਚਾਂਮ ੫, ਵਾਰ ੧੩ : ੩ (954) 


ਲੁਚਾਨੀ -- ਲੱਗੀ ਹੋਈ ਹੈ 


“ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ 


ਹਰਿ ਲੋਂਚ ਲੁਚਾਨੀ।” 
ਹਰ ੮ ਧੋਨਾਂ ੪8, ਤੇ. 2 : 2 (669) 
ਲੋਚਾਨੀ -- ਲਗ ਗਈ 
ਕਰਿ ਬਨਵਾਲੀ। ”-- ਧਨਾ ੪, ੪, ੪ : ੧ (668) 
ਲੁੰਜਿਤ -- ਜਿਨ੍ਹਾਂ ਦੇ ਸਿਰ ਤੋਂ ਵਾਲ ਪੁਟੇ ਹੋਏ (ਨੋਚੇ 
ਗਏ) ਹੋਣ ਭਾਵ ਜੈਨੀ ਪੁਜਯ 


“ਲੰਜਿਤ ਮੁੰਜਿਤ` ਮੋਨਿ ਜਟਾ ਧਰ ਅੰਤਿ ਤਊ | 


ਮਰਨਾ। ` - ਆਸਾ ਕਬ, ੫, ੧ : ੨ (476) 
ਲੁਝਣਾ -- ਝ਼ਗੜਣਾ ` 
“ਵਿਣੂ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮ 
ਗਵਾਇ। ” 
- ਸਿਰੀ ੪, ਵਾਰ ੧੨ਸ,. ੩, ੨ : ੮ (87) 
ਲੂਝੀ -- ਝਗੜਦਾ ਹੈ, ਲੁਝਦਾ ਹੈ 
“ਪਰੈ ਪਰੈ ਹੀ ਕਉ ਲੂਝੀ ਹੈ।” 
`__ -- ਗਉ ੫, ੧੫੪"; ੧ : ੨ (213) 
“ਮਨ ਬਿੰਖੇ ਹੀ ਮਹਿ ਲੂਝੀ ਹੇ।” (ਫਸਿਆ ਰਹਿਣਾ) 
- ਗਉ ੫, ੧੫੪", ੩ : ੨ (213) 
ਲੁਝੀਐ -- ਝਗੜੀਏ 
੍ “ਮੂਰਖੈ ਨਾਲਿ ਨ ਲੁਝੀਐ।” 
- ਆਸਾ ੧, ਵਾਰ ੧੯ : ੫ (473) 
ਲਝੈ - ਝਗੜਦਾ/ਲੜਦਾ ਹੈ 
ਰ - __, - ਗੋਉ ੫, ੧੧੩, ੨: ੧(188) 
“ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ 
ਲੂੰਝੈ। (ਝਗੜਦਾ ਭਾਵ ਤੰਗ ਕਰਦਾਂ) 


.<=ਕੈਂਦਾ ੫. ੧੪.2 21192). 


` ਲੁਣਾਇਆ -- ਲੁੱਟਾ ਦੇਣਾ, ਅਜਾਈ' ਗੁਆ ਦੇਣਾ 
“ਜਿਨੀ ਅੰਮ੍ਰਿਤੁ ਭਰਮਿ ਲੁਣਾਇਆ ਬਿਖੁ ਸਿਉ 
ਰਚਹਿ ਰਚੰਨ੍।” ੨ ਰ 
'- ਬਿਲਾ ੪, ਵਾਰ ੧੨ਸ, ੩, ੧: ੪ (454) 














- ਲੁਟਾ ਦੇਵੈ, ਅਜਾਈਂ ਗੁਆ ਦੇਵੇ, ਐਵੇਂ 
ਵੰਡੀ ਜਾਵੇ 
"ਸੁਤ ਦਾਰਾ ਪਹਿ ਆਨਿ ਲੁਣਾਂਵੈ । ” 

“ ->- ਸੋਰ ਕਬ, ੯, ੧ : ੨ (656) 
ਲੁਟਿਓ -- ਲੁਟ ਲਿਆ, ਧਕੇ ਨਾਲ ਖੋਹ ਲਿਆ 
"ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ 
_ਲੂਟਿਓ ਰੀ। -- ਆਸਾ ੫, ੫੧, ੧ : ੨ (384) 
ਲੁਟਿਆ -- ਲੁਟ ਲਿਆ, ਧੱਕੇ ਨਾਲ ਖੋਹ ਲਿਆ 
"ਗੜ੍ਹ ਲੀਤਾ ਘਟੁ ਲੁਫਿਆ ਦੀਵੜੇ ਗਿਆ 

ਬੁਝਾਇ।”” __-- ਸਲੋ ਫਰ, ੪੮ : ੨ (1380) 


ਲੁਟੀਐ -- ਲੁਟਿਆ ਜਾ ਰਿਹਾ ਹੈ, ਧਕੇ ਨਾਲ 


ਰ੍ ਖੋਹਿਆ ਜਾ ਰਿਹਾ ਹੈ 
"ਜਗਤੁ ਮੁਸੈ ਅੰਮ੍ਰਿਤ ਲੁਣੀਐ ਮਨਮੁਖ ਬੂਝ ਨ 
ਪਾਇ।”” _ -- ਮਲਾ ੧, ਵਾਰ ੮ : ੬ ( 1242) 
ਲੁਟੇਨਿ -- ਲੁਟਦੇ ਰਹਿੰਦੇ ਹਨ 
“ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ 
ਸੁ ਪੰਚ ਜਨਾ।-- ਗਉ ੧, ੧੪, 2 : ੨ (155) 
ਲੁਡੰਦੜੀ -- ਲੇਟਦੀ, ਲਿਪਟੀ ਹੋਈ ਰ 
“ਧੂੜੀ ਵਿਚ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ।” 
-- ਸਲੋ ੫, ਵਈ ੨ (1424), 
ਲੁਡਾਇ -- ਹਿਲਾ ਕੇ, ਹੁਲਾਰ ਕੇ, ਭਾਵ ਖੁਸ਼ੀ ਵਿਚ 
“ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ 
ਲੁਡਾਇ। ” - ਸਿਰੀ ੩, ੬੧, ੧ : ੧ (37) 
ਲੁਡਾਈਐ -- ਹੁਲਾਰੀਏ (ਖੁਸ਼ੀ ਵਿਚ) 
“ਕਹੁ ਨਾਨਕ ਬਾਹ ਲੁਡਾਈਐ। ” 
-- ਸਿਰੀ ੧, ੩੩, ੪ : ੩ (26) 


। ਲੁਡਾਏ -- ਹਲਾਂਦੀ, ਹੁਲਾਰਦੀ - 


“ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ 
ਲੁਡਾਏ। -- ਸਿਰੀ ੪, ਛੰਤ ੧, ੧ : ੪ (78) 
ਨਲ ਹੁਲਾਰੀ,_ ਖੁਸ਼ੀ ਨਾਲ ਹਿਲਾਣਾ/ 
`ਘੁਮਾਣਾ 
“ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ।” 
- ਗਉ ੫, ਅਸ ੧੨, ੭ : ੨ (241) 
ਲੁਡਿ -- ਪ੍ਰਸੰਨਤਾ ਨਾਲ, ਲੁਡੀ ਪਾਉਂਦੇ, ਅਨੰਦ 
ਰ ਵਿਚ ਝੂਮਦੇ 
“ਜਨ ਨਾਨਕ ਨਾਮ ਸਲਾਹਿ ਤੂ ਲੁਡਿ ਲੁੱਡਿ ਦਰਗਹਿ 


_ਵੰਵੁ। ” -- ਕਾਨ ੪, ਵਾਰ ੧੪ਸ, ੪, ੧:੨ (1316) 


ਲੜਿ 2143 - ਲੁਭਾਣੀ 
ਤਤ 
“ਜਾ ਹੋਆ ਹੁਕਮੁ ਕਿਰਸਾਣ ਦਾ ਤਾ ਛੁਿ ਮਿਣਿਆ “ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ। ” 
ਖੇਤਾਰੁ।” _. -- ਸਿਰੀ ੫, ੭੪, ੨ : ੩ (43) -- ਆਸਾ ੧, ਅਸ ੧੫, ੩ : ੧ (419) 
ਲਣਿਆ -- ਵੱਢਿਆ, ਕੱਟਿਆ ਲੂਭਤੁ -- !. ਲੁਭਾਇਮਾਨ 
“ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ | “ਕੰਚਨ ਨਾਰੀ ਮਹਿ ਜੀਉ ਲੁਭੜੁ ਹੈ ਮੋਹੁ ਮੀਠਾ 
ਖੇਤੁ।” __- ਸਿਰੀ ੧, ਪਹ, ੧. ੪ : ੬ (75) .ਮਾਇਆ।” _-- ਗਉ ੪, ੫੦, ੧: ੧ (167) 


ਲੁਣੀਐ -- ਕਟੀਏ, ਵੱਢੀਏ 

“ਆਇ ਲਗੇ ਨੀ ਦਿਹ ਥੋੜੇ ਜਿਉ ਪਕਾ ਖੇਤੁ 

ਲੁਣੀਐ। ” 

ਲੁਣੇ -- ਵੱਢਦਾ ਹੈ, ਕੱਟਦਾ ਹੈ 

“ਜੈਸਾ ਬੀਜੈ ਸੋ ਲੂਣੇ ਜੋ ਖਟੇ ਸਰ ਖਾਇ।” ` 
- ਸੂਹੀ ੧, ੭, ੨ : ੧ (730) 

ਲੁਣੈ -- ਕੱਟਦਾ/ਵੱਢਦਾ ਹੈ 

“ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ।” 
-- ਸਿਰੀ ੧, ਅੱਸ ੬, ੧ : ੩ (56) 

ਲੂਤੇ -- ਉਡਦੀ ਹੈ 


ਲੂਤੇ।  -- ਆਸਾਂ ੪. ਛੰਤ ੨੧, ੪ : ੨ (452) 
ਲੁਨੇ -- ਕੱਟੇ, ਵੱਢੇ 


“ਕਿਲਬਿਖ ਪਾਪ ,ਨਾਮ ਹੱਭਿਂ ਕਾਟੇ ਜਿਵ 'ਖੇਝ | 


ਕ੍ਰਿਸਾਨਿ ਲੂਨੇ।”-- ਨਟ ੪, ੫, ੧ : ੨ (976) 
ਲੁਬਧ -- (ਸੰ. ਕਰਛ) ਲੋਭੀ, ਲਾਲਚੀ, ਲੁਭਾਇਮਾਨ 
ਲੁਬਧ ਗੋਪਾਲ ਗਿਆਨ ਹੇ ਜਾਚਕ ਜਨ ਰਾਖਤ 
ਮਾਨ।”” -- ਆਸਾਂ ੫, ਛੰਤ ੧੪, ੪ : ੨ (462) 
ਲੁਬਧਿ -- ਲੋਭ/ਲਾਲਚ ਵਿਚ 
_ “ਜਿਉ ਕਪਿ ਕੇ ਕਰ ਮੁਸਟਿ ਚਨਨਿ ਕੀ ਲੁਬਧਿ 
ਨ ਤਿਆਗੁ ਦਇਓ।” 
-- ਗਉ ਕਬ, ੫੯, ੧ : ੧ (336) 
ਲੁਬਧੋ -- ਲੁਭਾਇਮਾਨ ਹੋਇਆ . 
“ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆਂ ਲੁਬਧੋ 
ਪੁਤ ਕਲਤ੍ਰ ਮੋਹ ਖ੍ਰੀਤਿ। ” 
- ਕਾਨ ੪, ੫, ੧ : ੧ (1295) 
ਲੁਭਤ -- ਲੋਭਿਤ ਹੋਇਆ, ਫਸਿਆ ਹੋਇਆ 
_ਬਿਕਾਰਿਓ ਰੇ। ”-- ਗਉ ਕਬ, ੫੬, ੩ : ੧ (335) 


-- ਗਉ ੪, ਵਾਰ ੩੦ : ੩ (316) 


2. (ਸੰ. ਯੂਛਕਨ) ਸ਼ਿਕਾਰੀ 
ਪਾਸਿ।”-- ਕੇਦਾ ਰਵਿ, ੧, ੩ : ੧ (1124) 
ਲੁਭਤੇ -- ਲੁਭਾਇਮਾਨ ਹੁੰਦੇ 
“ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ 
ਤਰੇ ਸੰਗਿ ਸਾਥਾ।” 
-- ਕਾਨ ੪, ੬, ੧ : ੨ (1296) 
,ਹਚਾਜ ਰੋ ਗਾਥੁ ਵਾਹੁ ਸਿਉ ਲੁਭੜਿਓਂ ਨਿਹ 
ਭਾਗੜੋ ਭਾਹਿ ਸੰਜੋਇਓ ਰੇ।” 
੮ ਟੋਡੀ ੫, ੧੫, ੧ : ੨ (715) 
ਲੋਭਾਇ -- ਲੁਭਾਇਮਾਨ ਹੈ, ਫਸੀ ਹੋਈ ਹੈ 
“ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋਂਭਾਇ। ” 
- ਸੂਹੀ ੩, ਵਾਰ ੩ਸ, ੩, ੨ : ੩ (786) 
_ਲੁਭਾਇਆ -- ਲੁਭਾਇਮਾਨ ਕੀਤਾ, ਮੋਹਿਤ ਕੀਤਾ 
ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ 
ਬਿਨਾ ਛਡ ੩. 2. । 2੩557) 
ਲੋਭਾਈਆ -- ਲੁਤਾਇਮਾਨ ਹੋਈਆਂ 
“ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ 
ਲੋਭਾਈਆ। ”-- ਮਾਰੂ ੫, ਵਾਰ ੬ : ੩ (1096) 
ਲੁਭਾਈਐ -- ਲੁਭਾਇਮਾਨ ਜਰੀਦੇ, ਰੁਚਿਤ ਕਰੀਏ 
“ਮਨ ਕਹਾ ਲੁਭਾਈਐ ਆਨ ਕਉਂ। ” 











“ਕੇਰੇ 





-- ਸਾਰ ੫, ੨੦, ੧” : ੧ (1206) 
ਲੁਭਾਏ -- ਲੁਭਾਇਮਾਨ ਹੋਏ . ਰਹ 
“ਦੂਜੇ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ 


ਲੋਭਿ ਲੁਭਾਏ।” 
-- ਗਉ ੩. ਛੰਤ ੫, ੩ : ੨ (246) 
'ਚਰਨ ਲੁਭਾਏ ਆਨ ਤਜਾਏ।” (ਚੰਗੇ ਲਗੇ) _ 
-- ਕਾਨ ੫, ੪੬, ੨: ੧ (1307) 
ਲੁਭਾਣੀ -- ਲੁਭਾਇਮਾਨ ਹੋਈ, ਫਸੀ 
“ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ 


< 


ਲਭਾਣ 


2144 





ਲੁਭਾਣੀ। ” - 


ਲੁਭਾਣੇ -- ਲੁਭਾਇਮਾਨ ਹੋਏ, ਫਸੇ, ਮੋਹੇ ਹੋਏ 
“ਹਰਿ ਦਰਗਹ ਢੋਈ ਨ ਲਹਨਿ ਮੇਰੀ ਜਿੰਦੁੜੀਏ ਜੋ 
ਮਨਮੁਖ ਪਾਪਿ ਲੁਭਾਣੇ ਰਾਮ।” 


- ਬਿਹਾ ੪, ਛੰਤ ੫, ੧ : ੩ (540) 


ਲੁਭਾਨਉ -- ਲੁਭਾਇਮਾਨ ਹੋਣਾ, ਲਲਚਾਉਣਾ 


“ਅਤਿ ਲੁਬਧ 


ਲੁਭਾਨਉ ਬਿਖਮ ਮਾਇ।”” 


- ਬਸੰ ੧, ਅਸ ੨, ੧: ੨ (187) 
ਲੁਭਾਨਾ -- ਲੁਭਾਇਮਾਨ ਹੋਇਆ, ਫਸਿਆ, 
ਮੋਹਿਆ ਹੋਇਆ 

“ਇਹੁ ਮਨੁ ਲੋਭੀ ਲੋਭਿ ਲੁਭਾਨਾ।” 


- ਝਸੰ ੩, ਹਾ ੧ (1172) 


“ਜਿਹਵਾ ਇੰਦਰੀ ਸਾਦਿ ਲੋਭਾਨਾ।” 


-- ਰਾਮ ੧. ਅਸ ੨. ੬ : ੩ (903) 


ਲੁਭਾਨਿ -- ਲੁਭਾਇਮਾਨ ਹੋਣਾ, ਮੋਹਿਆ ਜਾਣਾ, 
ਫਸਨਾ 


“ਸ਼ਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ_ 
- ਜੈਜਾ ੯, ੩, ੧ : ੩ (1352) | 


<< $$ 
ਫੇਰੀ। 


ਲੁਭਾਨੀ -- ਨੁੰਭਾਇਮਾਨ ਰੋਈ, ਖਚਿਤ ਹੋਈ 


“ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ 


__ ਗੁਣ ਗਾਵਹਿ।”-- ਸੋਰ ੫, ੧੬, ੩ : ੨ (613) 
_ਲੋਂਭਾਨੁ -- ਲੋਭਾਇਮਾਨ ਹੋਣਾ 
“ਏਹ ਮਨੋ ਮੂਰਖੁ ਲੋਭੀਆ ਲੋੜੇ ਲਗਾ ਲੁਂਭਾਨ।” 


- ਸਿਰੀ ੧, ੧੯, ੧ : ੧ (21) 


_ਲੁਭਾਨੇ -- ਲੁਭਿਤ ਹੋਏ 


“ਹਉਮੈ ਬਿਖਿਆ ਨਿਤ ਲੋਭਿ ਲੂਭਾਨੇ ਪੁਤ ਕਲਤ । 
ਮੋਹਿ ਲੂਭਿਭਾ। ”-- ਪ੍ਰਭਾ ੪, ੬, ੨ : ੧ (1337). 


ਲੁਭਾਵਹਿ -- 


ਸਿ ਹੋਵੇ 


“ਵਿਨ ਗਨ ਮਰੇ ਬਾਵ 


-- ਗਉ ੫. ਸੁੜ-੫ ੫ : ੬ (269) 


ਲੁਭਾਵੈ -- ਖਚਿਤ/ਮਸਤ ਹੋਵੇ 


"ਜਿਉਂ ਕਾਮੀ 


ਕਾਮਿ ਲਭਾਵੇ 
-- ਸੋਰ ੫; ੮੩, ੨ : ੧(629) 


`ਲੁਭਿਤ - ਲੁਭਾਇਮਾਨ, ਮੋਹਿਤ 


_. ਵਜ ਸਿਖ ਸਦਾ ਅਤਿ ਲੁਗਿੜ ਅੰਗ ਸੂਰ 


` ਜਿਉਂ ਕੁਸਮ 


ਯ 


ਸੁਬਾਸੇ। ” 


- ਬਿਹਾ ੫. ਛੰਤ ੭, ੨ : ੬ (546). 











ਜੰ 





- ਸਵ ੪. ਮਥੁ ੬ : ੩ (1404). 
ਲੁਭਿਭਾ -- ਲੋਭਿਤ ਭਇਆ, ਲੁਭਾਇਮਾਨ ਹੋਇਆ 
“ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ 
ਮੋਹਿ ਲੁਭਿਭਾ। ”-- ਪ੍ਰਭਾ ੪. ੬, ੩ : ੧ (1337) 
ਲੋੜੇਦਾ -- ਢੂੰਢਦਾ, ਯਾਚਨਾ ਕਰਦਾ, ਮੰਗਦਾ 
` “ਖਾਕੁ ਲੋੜੇਦਾ ਤੰਨਿ ਖੇ ਜੋ ਰਤੇ ਦੀਦਾਰ।” 

. ` ਮਾਰੂ ੫, ਵਾਰ ੧੧ਸ., ੪੫, ਦੇ ? ੨, (1090) 
ਲੁੜੇਨਿ -- ਲੋੜਦੇ ਭਾਵ ਚਾਹੁੰਦੇ ਹਨ, ਲੋਚੇਦੇ ਹਨ 
“ਕਾਮਣਿ ਲੋੜੈ ਸੁਇਨਾ ਰੁਪਾ ਮਿਤ ਲੁੜੇਲਿ ਸੁ 
` ਖਾਧਾਤਾ। ' -- ਗਉ ੧. ੧੪,੪: ੧ (155) 
| ਲੁੜਕਦੀ ਹੋਈ 
''ਦੂਜੈ ਭਾਵੱਤੈ ਨਾਨਕਾ ਵਹਣਿ ਲੁੜ੍ਹੰਦੜੀ ਜਾਇ। ” 


-- ਸਲੋ ੫. ੧੬ : ੨ (1425) 


ਲੂਹ -- ਭਸਮ ਕਰਨਾ, ਸਾੜਨਾ 


"ਏਕਸੁ ਬਿਨੁ ਹਉ ਆਨੁ ਨ ਜਾਨਉਂ ਦੁਤੀਆ ਭਾਉ 
- ਸਭ ਲੂਹ। ”- ਸਾਰ ੫, ੧੧੮, ੧" : ੨ (1227) 
ਲੂਹੈ -- ਸਾੜਦਾ ਹੈ ਰ ਲਾ 
ਪਉ ਪਉ ਲੂਰੈ।” 
-- ਰਾਮ ੫. ਵਾਰ ੧੩ਸ, ੫, ਦੂ 2 ੧ (963) 
ਲੂਕ = 1. ਲੁਕਾਉ ਰ 
“ਤਿਸੁ ਸਿਉ ਲੂਕ ਜੋ ਸਦ ਹੀ ਸੰਗੀ।” 
- ਆਸਾਂ ੫, ੨੨) ੩ : ੧ (376) 
ਨੇਰਿਆ।” ਸਾਇਤ ਦੀਪਤੀ ਔਰ 
- ਜੈਤ ੫, ਛੰਤ ੨, ੧: ੫ (704) 
2. ਲੁਕਨ ਵਾਲੀ ਥਾਂ, ਓਟ, ਸ਼ਰਨ 
“ਹਾਰਿ ਪਰਿਓ ਤੁਮ੍ਰੈ ਪ੍ਰਭ ਦੁਆਰੈ ਦ੍ਰਿੜ੍ਹ ਕਰਿ 
_ਗਹੀ ਤੁਮਾਰੀ ਲੂਕ।” 
- ਜੈਤ ੫, ੮, ੨:੧(701)' 
ਲੂਕਿ -- ।. ਲੁਕ ਕੇ, ਗੁਪਤ ਰੁਪ ਵਿਚ 


!” “ਲੂਕਿ ਕਮਾਵੈ ਕਿਸ ਤੇ ਜਾਂ ਵੇਖੋ ਸਦਾ ਹਦੂਰਿ।” 


-- ਸਿਰੀ ੫, ੮੬, ੩: ੨ (48) ` 
2. ਲੁਕੇ ਫਿਰਨ/ਰਹਿਣ ਵਾਲੇ, ਜੋ ਕਿਸੇ ਨੂੰ ਦਰਸ਼ਨ 
ਨਹੀਂ ਦਿੰਦੇ 
“ਇਕਿ ਲੂਕਿ ਨ ਦੇਵਹਿ ਦਰਸਾ।” 
- ਸਿਰੀ ੫, ਅਸ ੨੭, ੬ : ੨-(71) 


ਲੂਕੀ 


2145 ਲੈ 





ਲੁਕੀ -- 1. ਲੁਕੇ ਹੋਏ, ਗੁਝੇ 
“ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ 
ਸੁਨਾਇਆ।” -- ਆਸਾ ਕਬ, ੬, ੪ : ੨ (477) 
2, ਚੁਆਤੀ ਲਾ ਕੇ 
“ਜਿਉ ਜਨ ਚੰਦ੍ਰ ਹਾਂਸੁ ਦੁਖੀਆ ਧ੍ਰਿਸਟ ਬੁਧੀ 
ਅਪੁਨਾ ਘਰੁ ਲੂਕੀ ਜਾਰੇ।” 


- ਨਟ ੪, ਅਸ ੪,੬ : ੨ (982) 


“ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ 
ਘਰਿ ਲੂਕੀ ਲਾਈ।” 


- ਬਸੰ 8, ਅਸ ੧, ੬ : ੨ (1191). 


“ਮਾਇਆ ਫਾਸਬੰਧ ਨਹੀ ਫਾਰੈ ਘਰੁ ਮਨ ਸੁੰਨਿ ਨ 
ਲੂਕੇ।”` __-- ਆਸਾ ਕਬ, ੧, ੨ : ੧ (475) 
ਲੂਕੈ -- ਲੁਕਦਾ ____ _ ਰ 
"ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੇ 
ਲੁਕਾਈ। ” - ਸੋਰ ੪, ੯, ੪: ੨ (608) 
ਲੁਕਟ -- ਚੁਆਤੀ, ਲੰਬੂ 
“ਤਿਹ ਮੁਖ ਦੇਖਤ ਲੂਕਣ ਲਾਏ ।” 


-- ਗਉ ਕਬ, ੩੨, ੧": ੨ (329). 


ਲੁਗਰਾ -- ਪਾਟਾ ਹੋਇਆ ਭੂਰਾ 
“ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ। ” 
- ਬਿਲਾ ੫, ੪੪, ੩ : ੧ (811) 
ਲੂਝਹਿ -- ਝਗੜਦੇ/ਲੜਦੇ ਹਨ 
`-- ਆਸਾ ੪, 
ਲੂਝਦੇ -- ਝਗੜਦੇ, ਲੜਦੇ 
“ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ 
-`_ਪਾਵਹਿ।”” _-- ਮਾਰੂ ੩, ਵਾਰ ੯ : ੩ (1089) 
ਪਰਖ ਸਿਉ ਨਾ ਲੁਕ ਪਜਾਣੀਮਰਜਿ ਜੀਤੀ ਪੂ 
ਨਿਚਬਾਣੀ ਹੇ। ਰ੍ 
- ਮਾਰੂ ੪, ਸੋਲਾ ੨, 4 ੩ (1070) 
ਲੂਝੈ -- ਲੜੇ, ਝਗੜੇ, ਜੁੱਧ ਕਰੇ 
ਸਮਾਵਣਿਆ।” 
-- ਮਾਝ ੩. ਅਸ ੭, ੧” : ੨ (113) 


"ਮਨਸਾ ਮਾਰਿ ਮਨੈ ਸਿਉ ਲੂਝੈ। ” (ਜੁੱਧ ਕਰੇ) 





੫੪, ੩ : ੨ (366) | 


- ਮਾਰੂ ੧, ਸੋਲਾ ੨, ੪ : ੨ (1021) 
ਲੂਟਹਿ -- ਲੁਟਦਾ ਹੈ 
"'ਮਾਰਹਿ ਲੂਫਹਿ ਨੀਤ ਨੀਤ ਕਿਸੁ ਆਗੈ ਕਰੀ 
ਪੁਕਾਰ ਜੇਨਾਂ।”-- ਗਊ ੧. ੧੪, ੧ : ੨ (155) 
ਲੂਟਨਾ -- ਲੁਟਨਾ 
“ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ 
ਲੂਟਿ।” - ਸਲੋ ਕਬ, ੪੧ : ੧ (1366) 
ਲੂਣਾ -- ਲੁਟਿਆ 
ਕਾਮੁ ਕ੍ਰੋਧ ਗੁਰ ਸਬਦੀ ਲੂਟਾ।” 
== ਰਾਮ, ੧੧, 'ਖ :-੨ (873) 





'“ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ 
ਲੂਟਾ।” (ਲੁੱਟੇ ਗਏ 
--.ਸਾਰ ੫, ਤੋ2, ੧ ! ੨ (1210) 
ਦੂ == 1. ਲੁਟਨਾ, ਧੱਕੇ ਨਾਲ ਖੋਹਨਾ 


“ਲੂਟਿ ਲੇਹਿ ਸਾਕਤ ਪਤਿ ਖੋਵਹਿ।” 
-- ਗੋਂਡ ੫, ੧੧, ੨ : ੩ (865) 
2. ਲੁਟ ਰਿ 
"ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ _ 
ਲੂਟਿ।” _ -- ਸਲੋ ਕਬ, ੪੧ : ੧ (1366) . 
ਲੁਟਿਆ -- ਲੁਟ ਗਿਆ, ਧੱਕੇ ਨਾਲ ਖੋਹ ਲਿਆਂ 
“ਢਾਹਿ ਮੜੋਲੀ ਲੂਣਿਆ ਦੇਹੁਰਾ ਸਾਧਨ ਪਕੜੀ 
ਏਕ ਜਨਾ।”” -- ਗਉ ੧, ੧੪. ੩ : ੧ (155) 
ਲੂਟੀ -- ਲੁਟ ਲਈ, ਧੱਕੇ ਨਾਲ ਖੋਹ ਲਈ 
"ਲੂਟੀ ਲੰਕਾ ਸੀਸ ਸਮੇਤਿ।” 
-- ਗਉਂ ੧, ਅਸ ੯, ਪ : ੨ (224) 
ਲੂਟੇ -- ।. ਲੁਟ ਲਏ 
ਮਿਲਿ ਲੂਟੇ। "- ਰਾਮ ਰਵਿ, ੧, ੧“ : ੨ (973) 
2. ਲੂਟੇ ਗਏ 
“ਮਨਮੁਖ ਸੋਇ ਰਹੇ ਸੇ ਲੂਣੇ 
ਭਾਈ ਹੇ।” ਰ੍‌ 
- ਮਾਰੂ ੧, ਸੋਲਾ ੫, ੪ : ੩ (1024) 
“ਕਰਮ ਧਰਮ- ਪਾਖੰਡ ਜੋ ਦੀਸਹਿ ਤਿਨ ਜਮੁ 
_ਜਾਗਾਤੀ ਲੂਟੈ। "-- ਸੂਹੀ ੫. ੫੦, ੧ : ੧ (747) 
ਲੂਠੈ -- ਸੜੇ ਹੋਏ __ 
“ਇੰਦੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ 


ਟੇ ਗੁਰਮੁਖਿ ਸਾਬਤ 


ਲਣਹਰਾਮੀ 


2146 


ਲੋਇ 





ਕੇ ਲੂਠੇ।” -- ਬਸੰ ਕਬ, ੭, ੨ : ੨ (1195) 
ਲੁਣਹਰਾਮੀ -- ਨਾ ਸ਼ੁਕਰਾ, ਕ੍ਰਿਤਘਨ 
“ਕਹੁ ਨਾਨਕ ਹਮ ਲੂਣਹਰਾਮੀ। ” 
ਰ੍ -- ਗਉ ੫, ੧੪੫, ੪ : ੧ (195) 
ਸਿਮ 
“ਮਨਮੁਖ ਲੂਣਹਰਾਮ ਕਿਆ ਨ ਜਾਣਿਆ।” 
_ = ਮਾਂਝ ੧, ਵਾਰ ੧੧ : ੫ (143) 
ਲੂਣੁ -- (ਸੰ. ਕਥਜ) ਨਮਕ 
_ ਪੰਜਵਾ ਪਾਇਆ ਘਿਰਤੁ ।” 
-- ਆਸਾ ੧, ਵਾਰ ੧੯ਸ, ੧, ੧ : ੫ (474) 


ਲੂਣੈ -- ਵੱਢੇ ਹੋਏ, ਕੱਟੇ ਹੋਏ 
“ਸੁਕੇ ਸਰਵਰਿ ਮਾਲਿ ਬੰਧਾਵੇ ਲੂਣੈ ਖੇਤਿ ਹਥ 


ਵਾਰਿ ਕਰੈ।”-- ਆਸਾ ਕਬ, ੧੫, ੨ : ੧ (479) 
ਲੂਨਾ -- ਨਮਕ, ਲੂਣ 
“ਪਾਉ ਘੀਉ ਸੰਗਿ ਲੂਨਾ। ” 
ਰ _- ਸੋਰ ਕਬ, ੧੧, ੨ : ੨ (656) 
ਲੂਬਰਾ -- ਲੂੰਬ= 


ਰਾ ੧੩, ੪ : ੩ (1160) 


ਲੇ --।. 
ਨ ਿ 
ਬੋਲਿ।” -- ਸਿਰੀ ੧, ੨੧,੧: ੧(22)। 
2. ਲਵੇ, ਲਵੋ 


"ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਥੇਰਾ।" 


(ਲਵੇ) -- ਗਉ ੧. ਅਸ ੧੮, ੧: ੧ (229) 


"ਮੋ ਕਉ ਤਾਰਿ ਲੇ ਰਾਮਾ ਤਾਰਿ ਲੇ 
-- ਗੋਂਡ ਨਾਮ, - 
3. ਲੈਂਦਾ ਹੈ 
"ਬ੍ਹਮ ਗਿਆਨੀ ਲੇ ਧਾਵਤੁ ਬੰਧਾ।”” 
-- ਗਉ ੫. ਸੁਖ ੮, ੪ : ੬ (273) 


: ੧ (੧73) 


=- ਸੋਰ ੯, ੮, ੨ : ੧ (633) 
5. ਰ੍ ਸਾ 








ਕੀ।” -- ਧਨਾ ਨਾਮ, ੫. ੧” : ੧ (694)' 
6. ਲਏ ਹਨ 
“ਚੇਰੀ ਸਕਤਿ ਜੀਤਿ ਲੇ ਭਵਣੁ।” 
- ਮਲਾਂ ਨਾਮ, ੧, ੩ : ੪ (1292) 
7. ਲਿਆਂਦਾ ਰ੍ 
“ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ 
ਮਾਲ।”? -- ਸਲੋ ਕਬ, ੧੧੫ : ੨ (1370) 
8. ਪ੍ਰਾਪਤ ਕਰਕੇ 
“ਪਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ 
ਲੇ ਪਾਰੀ।” -- ਸਵ ੫; ੬" : ੧(।388) 
ਲੇਉ -- ।. ਲਵੇ 
ਰ੍ “ਲੇਉ ਨਿਬੇਰਿ ਆਜੁ ਕੀ ਰਾਤੀ।” 
ਰ੍ - ਸੂਹੀ ਕਬ, ਤੇ, ਲਉ ੨ (792) 
2. ਪ੍ਰਾਪਤ ਕਰੋ ਰ੍ 
“ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ 
ਜਸੁ ਲੇਉ। ”-- ਰਾਮ ੧. ਸਿਗੋ ੧ : ੪ (936) 
ਲੇਉਗੀ -- ਲਵਾਂਗੀ 
“ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ 
-ਬਤਾਏ। ” -- ਤਿਲੰ ੧, ਅਸ ੧, ੫: ੨ (722) 
ਲੇਇ -- ।. ਲਵੇ, ਪ੍ਰਾਪਤ ਕਰੇ 
“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ।” 
<< ਜਪ ੧, 2 : ਤੇ (2), 
“ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ 
ਸ੍ਰਿਸਟਿ ਕਾ ਲੋਇ।” .. 
- ਸੋਰ ੪, ਵਾਰ ੧੪ਸ, ੩, ੧ : ੩ (646) 
2. ਲੈਂਦਾ ਹੈ (ਵਾਪਸ) ਰ੍ 
“ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ 
___ਲੇਇ। ”-- ਸਿਰੀ ੧, ਅਸ ੧, ੪ : ੧ (53) 
”'ਆਪੁਨੀ ਅਮਾਨ ਕਛੁ ਬਹੁਰਿ ਸਾਹ ਲੇਇ। 
- ਗਉ ੫. ਸੁਖ ੫, ੨ : ੩ (268) 
"ਜਿਸ ਕੀ ਮਾਨਿ ਲੇਇ ਸੁਖਦਾਤਾ। ” 
-- ਗਉ ੫, ੧੦੫. ੪” : ੨ (157) 
4. ਜਪੇ, ਉਚਾਰਨ ਕਰੇ ਰ 
“ਹਰਿ ਕਾ ਨਾਮੁ ਸੋਈ ਜਨੁ ਲੇਇ।” 
-- ਗਉ ੫. ਅਸ ੧੦. ੮: ੧ (240) 
5. ਲਿਆ ਹੋਇਆ ਹੈ ਰ੍ 


“ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ 
ਭਾਰੂ ।`` -- ਗਉ ਕਬ, ੬੪, ੧ : ੧ (337) 
6. ਲਵੈ, ਧਾਰਨ ਕਰੇ ਰ 
“ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ। ” 
-- ਆਸਾ ੧. ਵਾਰ ੧੦ਸ, ੧, ੨ : ੭ (468) 
7. ਲੈਂਦਾ/ਤਲਬ ਕਰਦਾ/ਮੰਗਦਾ ਹੈ 


“ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ 


ਖੁਦਾਇ। ”- 
ਲੇਇਗਾ -- ਲਵੇਗਾ ਰ 
“ਜੋਇਕਾ ਬਸੇ ਬਗੋਇਾ ਜਾਬ)” 
-- ਗਉ ਕਬ, ੩੩, ੩ : ੨ (329) 
ਲੇਈ -- ।. ਲੈਂਦਾ 
“ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ 
ਮੂਲਿ ਨ ਲੇਈ। ”-- ਗਉ ੪, ੪੫, ੪ : ੨ (165) 
2. ਲੋ (ਲੁਟ) ਰਿਹਾ ਹੈ 
“ਘਰ ਮਹਿ ਅੰਮਿ੍‌ਤੁ ਤਸਕਰੁ ਲੇਈ। ” 
<- ਗਉ ੧. ਅਸ ੨. ੨ : ੧ (221) 
3. ਲਵੇ ਭਾਵ ਬਣਾਵੇ 
“ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ 
ਲੇਈ। ” -- ਆਸਾ ੧. ੩੫, ੨ : ੧ (359) 
ਲੇਹ -- 1. ਲਵੇ, ਹਾਸਲ ਕਰੇ, ਪ੍ਰਾਪਤ ਕਰੇ 
“ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ । ” 
ਰ੍ -- 'ਬਿਲਾ ੫, ੪2, ੩ : ੨ (812) 
2. ਲਵੇ, ਉਚਾਰਨ ਕਰੇ, ਜਪੇ 
“ਮੇਰੇ ਮਨ-ਨਾਮੁ ਨਿਤ ਨਿਤ ਲੇਰ। ” 
-_ - ਮਾਰੂ ੫, ੨੫, ੧": 
3. ਲੈ, ਜਾ 
“ਕਛੁ ਸੰਗਿ ਨ ਚਾਲੈ ਸਮਝ ਲੇਹ। ” 
_ -> ਤੋ €. ੩. 2 : 90871 
4. ਲਵੇ, ਪਕੜੇ, ਧਾਰਨ ਕਰੇ 


ਸਲੋ ਕਬ, ੨੦੦ : ੧ (1375) 


੧੧006) 


“ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ | 


੍ ਲੇਹ।” 
ਲੇਹਿ -- ।. ਲਵੋ 
“ਮਿਲੂ ਮੇਰੇ ਰਮਈਆ ਮੈ ਲੇਹਿ ਛਡਾਇ। ” 
-- ਸਿਰੀ ਝ੍ਰਿਲੋ, ੨, ੧“ : ੫ (92) 
“ਅਹਿਨਿਸ ਪਾਲਹਿ ਰਾਖਿ ਰਬ ਆਤਮ ਸੁਖ 
ਧਾਰਾ।”” (ਲਵੇ) 


---ਸਲੋ ੯. 2੭" ੧ (1477) 


2147 ਲਹੂ 











-- ਗਉਂ ੧, ਅਸ ੧, ੧: ੨ (226) 
ਹੀ ਪ੍ਰਾਪਤ ਕਰਦੇ/ਲੈਂਦੇ ਹਾਂ 
“ਸਾਹੁ ਹਮਾਰਾ ਤੁੰ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ 
ਤੈਸੀ ਹਮ ਲੇਹਿ।” 
-- ਗਉ ੪, ੪੫, ੧ : ੧ (165) 
3. ਲਏ' ਗਾ ਰਾ, 
“ਸਦਾ ਸੁਹੇਲਾ ਕਰਿ ਲੇਹਿ ਜੀਉ।” 
-- ਗਉ ੫. ਸੁਖ ੧੪, ੨ : ੪ (281) 
4. ਲੈ, ਲਵੋ ਰ੍ 
“ਮਨ ਮੇਰੇ ਤਿਨ ਕੀ ਓਟ ਲੇਹਿ।” (ਪਕੜੋ) 
-- ਗਉ ੫, ਸੁਖ ੧੭, ੮ : ੧ (286) 
-- ਆਸਾ ੫, ੯੮੯, ੧ : ੧ (395) 
5. ਲੈਂਦਾ, ਜਪਦਾ 
“ਇਕੁ ਖਿਨੁ ਲੇਹਿ ਨ ਹਰਿ ਕੋ ਨਾਮ।” ਰ 
ਰ -- ਗਉ ਕਬ, ੧੬. ੨ : ੨ (326) 
60. ਲੈਂਦਾ ਹੈ ਰ੍ ਰ੍ ਰ੍ 
"ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ 
ਮਿਲਾਹਿ।” 
-- ਸੋਰ ੪. ਵਾਰ ੭ਸ, ੩, ੧ : ੪ (645) 
7. ਵਾਪਸ ਲੈ, ਖੋਹ ਲੈ ਲਿ 
“ਦੇਹਿ ਲੇਹਿ ਏਕੁ ਤੂੰ .ਦਿਗਰ ਕੋ ਨਹੀ।” 
<< ਤਿਲ ਲਾਸ, 2. ! ਤੇ (7271 
'ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ। ” 
- ਸਲੋ ਫਰ, ੪੨ : ੨ (1360) 
8. ਲੈ, ਸੰਭਾਲ ਕਰ __ . 
“ਪ੍ਰਾਨੀ ਨਾਰਾਇਨ ਸੁਧਿ ਲੇਹਿ।” 
-- ਰਾਮ ੯. ੩. ੧": 
ਲੇਹੀ - ।. ਲੈਣਾ, ਪ੍ਰਾਪਤ ਕਰਨਾ 
ਅਤ - ਗਉ ਕਬ, ੪੫, ੨ ਨਹ 
. ਲਵੋ, ਜਪੇ 
ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ 
ਲੇਹੀ। ` -- ਧਨਾ ਕਬ. ੫. ੪ : ੧ (692) 
ਲੇਹੁ -- ।. ਲਵੇ 
“ਰਾਖਿ ਲੇਰੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ 
ਦਇਆ।'”  ---ਸਿਰੀ ੫, ੮੪, $ : ੧ (47) 
2. ਭਾਵ ਸੰਭਾਲੋ, ਪ੍ਰਾਪਤ ਕਰੋ 


੧ (902) 





ਲੋਹੇ 2148 ਲੋਖੀ 
੫ << 9$ 0 << ] ੪ ੫ ੩ ੨੦ ੧੧ ੩੩ 
“ਗੁਰ ਉਪਦੇਸੁ ਮਨੈ ਮਹਿ ਲੇਹੁ। (ਸੰਭਾਲੋ) 'ਭੁਲਾ ਮਾਰਗ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੂੰ। 
.- ਗਉ ੫,੭੬,੪:੨(178) - ਮਾਰੂ ੫, ਵਾਰ ੧੩ : ੭ (1099) 
“ਆਤਮ ਰਾਮ ਲੇਹੁ ਪਰਿਵਾਣਿ।” ਲੇਖਏ -- ਲੇਖੇ ਵਿਚ, ਕੰਮ ਵਿਚ 


- ਗਉਂ ਕਬ, ਥਿਤੀ ੮ :.੨ (343) 
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ 


ਪੂਜਹੁ ਭਾਈ।” (ਲਵੋ, ਪ੍ਰਾਪਤ ਕਰੋ ਭਾਵ 
ਸੁਣੋ) _-- ਪ੍ਰਭਾ ਕਬ, ੫, ੧” : ੧ (।350) 
-3. ਜਖੋਂ 


ਭੈ ਆਨ । ”-- ਗਉ ੫. ੧੫੮". ੧” : ੧(214) 
“ਸਹਜੇ ਹੀ ਹਰਿ ਨਾਮ ਲੋਹੁ ਹਰਿ ਤਤੁ ਨ 
ਖੋਈਐ। ” -- ਵਡ ੪, ਵਾਰ ੪ : ੨ (੨67) 
4. ਲਵੋ, ਧਾਰਨ ਕਰੋ, ਦੇ ਭਾਗੀ ਬਣੋ 
“ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ .ਸਿਖ 
ਲੇਹੁ।” -- ਗਉ ੫, ਬਾਅ ੩੩ : ੫ (257) 
ਸੁਖੁ ਪਾਇਆ।” 


- ਮਾਰੂ ੧, ਸੋਲਾ ੨੦, ੯ : ੩ (1041) 


5. ਲੈ ਜਾਓ 
ਕਿਉ ਦੀਆ।” 


- ਸੋਰ ਕਬ, ੨. ੨ : ੨ (654) 
6. ਲਵੋ, ਲੈਂਦੇ ਰਹੋ, ਖਾਂਦੇ ਰਹੋ 
“ਨਿਤ ਨਿਤ ਲੋਹ ਨ ਛੀਜੈਂ ਦੇਹ।” 


-- ਮਲਾ ੧, ੮, ੧ : ਝੇ (1257) 


“੧੫, ੩ 


ਲੋਹੇ -- ਪ੍ਰਾਪਤ ਕਰੋ, ਲਵੋ 
“ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ।”” 


- ਆਸਾ ੩. ਰਿ ਉਪ 


ਲੇਖ -- 1. ਲਿਖਤ, ਭਾਗ 
(ਲਨ ਤੀ ਮਿਲ ਤਿਸ ਅਗੇ ਜਿਮ 
ਨਾਨਕ ਲੇਖ । '-- ਸਿਰੀ ੫, ੮੯, ੪ : ੩ (49) 


` “ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ।?” 


-- ਗਉ ੫. ਬਾਅ ੧੭ਸ : ੨ (253) 
2. ਲਿਖਤਾਂ, ਵਿਚਾਰ, ਪੁਸਤਕਾਂ 
“ਲੇਖ ਅਸੰਖ ਲਿਖਿ ਲਿਖਿ ਮਾਨੁ।” 
- ਆਸਾ ੧, ਅਸ ੩, ੧ : ੧ (412) 


ਲੇਖ -- ਲਿਖਤ, ਭਾਗ 


ਸੀਗਾਰ ਮਿਠ ਰਸ ਭੋਗ ਭੋਜਨ ਸਕੂ ਝੂਠੂ ਕਿਤੇ ਨ 
ਲੇਖਏ। ` (ਕੰਮ ਦਾ ਨਹੀਂ) 


- ਗਉ ੧. ਛੰਤ ੧, ੧: ੩ (242) 
ਲੇਖਹਿ -- 1. ਲਿਖਦੇ ਹਨ 
“ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ 


ਹਰਿਜਸੁ ਹਰਿ ਹਰਿ ਲੇਖਹਿ ਰਾਮ।” 
-- ਬਿਹਾ ੪, ਛੰਤ ੪, ੩ : ੨ (540) 
2. ਲੇਖੇ ਵਿਚ 
“ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ। (ਭਾਵ 
ਕੀ ਲਾਭ)-- ਆਸਾ ੧, ਅਸ ੯, ੫ : ੪ (416) 
ਲੇਖਣਿ -- ਕਲਮ 
[ _`'ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ। ” 
- ਸਿਰੀ ੧, ੨, ੪ : ੨ (15) 
ਲੇਖਾ =- ।. ਹਿਸਾਬ ਕਿਤਾਬ, ਗਿਣਤੀ ਮਿਣਤੀ 
''ਏਹੁ ਲੇਖਾ ਲਿਖਿ ਜਾਣੈ ਕੋਇ। 
ਲੇਖਾ ਲਿਖਿਆ ਕੇਤਾ ਹੋਇ। ” 
-- ਜਪੁ ੧, ੧੬ 





: ੧੬ ੧੭ (3) 
“ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ।” . 
=- ਮਾਝ ੫, ੨੯, ੨ : ੨'(103) 
ਲੇਖਾਰੀ -- ਲਿਖਣ ਵਾਲਾ, ਲਿਪੀ ਬਧ ਕਰਨ 
"ਭਾਉ ਕਲਮ ਕਰਿੰ ਚਿਤੁ ਲੇਖਾਰੀ ਗੁਰ ਪੁਛਿ ਲਿਖੁ 
_ ਬੀਚਾਰੁ ।” -- ਸਿਰੀ ੧. ੬, ੧: ੨ (16) 
ਲੇਖਾਵਤੀ -- ਲਿਖਣ ਵਾਲੀ ਰ 
ਵੇ. ; -- ਫੁਨ ੫, ੧: ੧ (1361) 
ਲੇਖਿ -- ਲੇਖੇ ਵਿਚ ਰ ਰੀ 
“ਹਰਿ ਨਾਮੁ ਰਿਦੈ ਨ ਵੱਸਈ ਕਾਰਜਿ ਕਿਤੈ ਨ 
ਲੇਖਿ। ” `_ .-- ਸਿਰੀ ੫. ੮੫, ੧ : ੩ (47) 
ਲੇਖਿਆ -- ਲਿਖਿਆ ਹੈ 
 _ "ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੂਰਿ ਮਸਤਕਿ ` 
ਲੇਖਿਆ। ” -- ਗਉ ੫. ੧੩੨”, ੩ : ੨ (208) 
ਲੇਖੀ -- ਲਿਖੀ 


ਲੇਖੀਆ 

"ਕਲਮ ਕਾਗਦ ਸਿਆਨਪ ਲੇਖੀ।” 
-- ਗਉ ੫, ੮੧, ੧: ੨ (179) 

ਲੇਖੀਆ -- ਲੇਖਾਰੀ, ਲਿਖਣ ਵਾਲਾ 

“ਪਾਪੁ ਪੁੰਨੁ ਜਾਂਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ 

ਲੇਖੀਆ।  -- ਮਲਾ ਨਾਮ, ੧, ੨ : ੩ (1292) 

_ਲੇਖੀਐ -- 1. ਲਿਖੀਦੇ ਹਨ 

__ “ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ_ਪੇਖੀਐ 

ਤਾ ਕੀ ਜਾਤਿ ਅਛੋਪ ਛੀਪਾ।” 





2. ਲਿਖੀ ਹੋਈ 
“ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ 
_ ਨਾਮ ਕੀ ਨਾਮਨਾ ਸਪਤ ਦੀਪਾ।” 
-- ਮਲਾ ਰਵਿ, ੨, ੧ : ੨ (1293) 
ਲੇਖੁ - ।. ਲਿਖਿਆ ਹੋਇਆ 
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੂ।” 
ਰ -- ਜਪੁ ੧, ੨੧ : ੧੧ (4) 
2. ਭਾਗ, ਲੇਖ, ਲਿਖਤ 


ਸਹਸਾ ਮਿਟਿ ਗਇਆ।” 


-- ਸਿਰੀ ੫, ੭੨: ੧" : ੨ (42) 





“ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ।” | 
-- ਆਸਾ ੫, ੧੧੦, ੪ : ੨ (398) | 


- ਲੇਖਾ, ਹਿਸਾਬ . 
ਤਨਿ 
ਲੇਖੁ । ”-- ਸਿਰੀ ੧, ਅਸ ੧੭, ੭ : ੧ (64) 
“ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ 
ਸਿਰਿ ਲੇਖੁ ਨ ਹੋਈ।” ਰ 
- ਆਸਾ ੧, ਪਟੀ ੨ : ੨ (432) 
4. ਲਿਖ, ਉਕਰ ਕੇ ਰਖ 
“ਪ੍ਭ ਅਵਿਨਾਸੀ ਮਨ ਮਹਿ ਲੇਖੁ। 
- ਗਉ ੫, ੧੨੦, ੨ : ੨ (190) 


5. ਲਿਖਤ ਅਰਥਾਤ ਚਿਠੀ 


“ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ! 


੦ 


ਸਿ ਅਸ ੩, ੫: ੧(1010) 
. (ਕੀਤੇ ਕਰਮਾਂ ਦੇ) ਹਿਸਾਬ ਅਨੁੰਸਾਰ 
ਟਰ ਵਾ ਦਦਦ ਲਬ 


-- ਜਪੁ ੧, ੨੯ : ੩ (6) 


ਲੇਖੇ -- 


੬੬੨੦੧ 





__ ਭਾਗ।” 


- ਮਲਾਂ ਰਵਿ, ੨, ੧ : ੧(1293) 





2149 ਕੋ 





2. ਹਿਸਾਬ ਕਿਤਾਬ ਵਿਚ, ਗਿਣਤੀ ਮਿਣਤੀ ਵਿਚ 
“ਲੇਖਾ ਪੜੀਐ ਜੇ ਲੇਖੇ ਵਿਚ ਹੋਵੈ।”” 
-- ਮਾਝ ੩, ਅਸ ੧੮, ੬ : ੧ (120) 
3. ਅਰਥ ਕਾ ਰ੍ 
“ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ 
ਤੁਮਾਰੇ ਲੇਖੇ।” ਰ 
-- ਧਨਾ ਫਵਿ, ੧, ੨ : ੧(694) 
ਲੇਖੇਦਾਰ -- ਲੇਖਾ ਦੇਣ ਵਾਲਾ, ਭਾਵ ਜ਼ਿਮੇਦਾਰ 
ਰਿ ਜਗ ਹਿਹ 
- ਮਲਾ ੧, ਵਾਰ ੨੩ : ੧ (1288) 
ਲੇਖੈ - 1. ਲੇਖਾ ਕਰਦਿਆਂ, ਹਿਸਾਬ ਕਿਤਾਬ 
ਕਰਦਿਆਂ ਸਾ 
“ਲੇਖਾ ਹੋਇ ਤ ਲਿਖਿਐ ਲੇਂਥੈ ਹੋਇ ਵਿਣਾਸੁ।” _ 
ਰ੍ ੨੨ ਜਪਿ ੧) ਹੋੜ 240 (5) “ 
ਮੁਤਾਬਕ ਰਾ 
_-- ਸਿਰੀ ੧, ੩, ੧ : ੧ (15). 
ਰੇ ਮਨ ਲੇਖੈ ਚਾਲਹਿ ਲੇਂਥੈ ਬੈਸਹਿ ਲੇਖੇ ਲੈਦਾ 
ਰਾ ਆਸਾ ੫. ੧੨੩, ੪ ੧(402) 
-ਜ ਪਤਿ ਲੋਥ ਨਾ ਪਵੈ ਸਭਾ ਖੂਜ ਖੁਆਰ” 
`-- ਸਿਰੀ ੧, ੮, ੨ : ੩ (17) 
"ਨਾਨਕ ਲੇਖੈ ਇਕ ਗਲ ਹੋਰੁ ਹਉਂਸੇ ਝਖਨਾ 
ਬਾਖੁ |”. ` 
-- ਆਸਾ ੧. ਵਾਰ ੯ਸ, ੧, ੧: ੫ (467) ਨ 
4. ਹਿਸਾਬ ਕਿਤਾਬ ਅਨੁਸਾਰ ਰ੍ 
“ਨਾਨਕ ਤਾ ਪਰੁ ਜਾਪੈ ਜਾ ਪਤਿ ਲੇਂਬੈ ਪਾਏ। ” 
-- ਸਿਰੀ ੪, ਵਾਰ ੩ਸ, ੧, ੧ : ੪ (੧੨) 
“ਲੇਖੈ ਤੇਰੈ ਸਾਸ ਗਿਰਾਸ।” 
- ਆਸਾ ੧, ੧੮, ੨: ੬ (354) 
5. ਪਰਵਾਨ ਹੋਏ, ਮਨਜ਼ੁਰ ਹੋਏ. (ਮੁਹਾਵਰੇ ਵਿਚ) 
“ਸਤਿਗੁਰੁ ਸੇਵੇਂ ਆਪਣਾ ਸੋ ਸਿਰੁ ਲੇਂਬੈ ਲਾਇ। ” 
- ਸਿਰੀ ੪, ਵਾਰ ੧੩ਸ, ੩, ੧ : ੧ (੧੧) 
“ਜਿਸ ਨੋ ਨਦਰਿ-ਕਰੇਂ ਸੋਈ ਜਨੁ ਲੇਂਥੈ।” 
_ (ਕਬੂਲ ਹੁੰਦਾ ਹੈ, ਉਸਦੇ ਲੇਖੇ ਵਿੱਚ ਪੈਂਦਾ ਹੈ) 
-- ਮਾਝ ੩, ਅਸ ੩, ੨ : ੨ (110) 
6. ਲਿਖਤ ਤੋਂ, ਲੇਖ ਤੋਂ, ਭਾਗਾਂ ਤੋਂ 








੦ -“ 





ਗਲ 
ਨਹੀ ਕੋਈ ਜੀਉ।” ਰ 


ਰ੍ ਰ੍ --. ਸੋਰ ੧, ਦੀ ੧ (598) 
7. ਲੇਖ, ਭਾਗ, ਹੁਕਮ ਦੀ ਲਿਖਤ 


ਘ=- ਚ 


ਲੰਪਨ 





(ਲੈਣ ਨਾਲ) -- ਟੋਡੀ ਨਾਮ, ੨, ੧" : ੧ (718) 
“ਦੁਹਸਾਸਨ ਕੀ ਸਭਾ ਢੋਪਤੀ ਅੰਬਰ ਲੇਤ 
ਉਬਾਰੀਅਲੇ। ” (ਲੈਂਦਿਆ ਭਾਵ ਲਾਹੁੰਦਿਆਂ) 
- ਮਾਲੀ ਨਾਮ, ੨; ੧ : ੨ (986) 


“ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ । ਲੇਤਾ -- ਲੈਂਦਾ 
ਬੁਝਾਈ । ”-- ਧਨਾ ੧, ਛੰਤ ੨, ੧ : ੫ (68੧) | "ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ 
“ਕੋਇ ਨ ਮੇਟੈ ਤੇਰੈ ਲੇਂਥੈ ।”” `_ ਕਛੂ ਨ ਲੇਾ। ”-- ਗਉ ੫, ੧੨੬, ੨ : ੨ (206) 
- ਬਿਲਾ ਡੇ, ਵਾ ੨, ੨ : ੨ (੧45) “ਜੋ ਜੋ ਚਿਤਵਹਿ ਸਾਧ ਜਨ ਸੋ ਲੇਭਾ ਮਾਨਿ।” 
8. ਹਿਸਾਬ ਵਿਚ । __ (ਪ੍ਰਾਪਤ ਕਰਦਾ ਹੈ) 
“ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਂਖੈ ਹਉ - ਬਿਲਾ ੫, ੬੬, ੧”.: ੨ (੧17) 
ਗਨੀ।” _-- ਤਿਲੰ ੪, ੧, ੧੯ : ੨ (723) | ਲੇਤ -- ਲੈਂਦਾ ਹੈ ਰ 


_ਕੀਚਹਿ ਕੂੜਿਆਰ।” _ 
-- ਰਾਮ ੩, ਵਾਰ ੯ਸ, ੩, ਦਾ ੪ (950) 
ਲੇਖੋ -- ਲੇਖਾ, ਹਿਸਾਬ ਕਿਤਾਬ 
` “ਕਹੁ 'ਰਵਿਦਾਸ ਭਇਓ ਜਬ ਲੇਖੋ।”. 
` - ਮਲਾ ਰਵਿ, ੩, ੩ : ੧ (1293) 
ਲੇਟ -- ਪੈਂਦਾ, ਲੇਟਦਾ, ਭਾਵ ਰੁਲਦਾ, ਭਟਕਦਾ 
ਰ  -- ਸਾਰ ੫, ੧੦੪, ੨ : ੧ (1224) 
ਲੇਟਣਾ -- ਲੰਮੇ ਪੈਣਾ 
“ਆਰੇ ਕਾਲਿ ਭਿ ਲੋਣਣਾ ਉਪਰਿ ਜਾਮੇ ਘਾਲ” 
੧ -- ਸਲੋ ਕਬ, ੨੮ ? ੨ (1366) 
_ਲੇਫਿ - _ਧਰਤੀਂ ਤੋਂ ਲੰਮੇ ਲੰਮੇ ਪੈ ਕੇ ਨ੍ਰਿਤ ਕਰਨਾ 
-।ਆਸਾ ੧, ੬, ੩ : ੩ (350) 
_ਲੇਫਿ - ਲੇਟ ਕੇ ਰ੍ 
--ਲੋਟਣਿ ਲੋਣਿ ਜਾਣੈ ਤਨੁ ਸੁਆਹੁ।” 
- ਆਸਾ ੧, ੬, ੩ : ੩ (350) 


ਲੇਟਿਆ।” -- ਗਜ ੫, ਵਾਰ ੧੦ : ੩ (520) 
ਲੇਤ -- ਲੈਂਦਾ ਹੈ __ 


“ਮਿਥਿਆ ਬਾਸੁ ਲੇਤ ਬਿਕਾਰਾ1” 


__- ਗਉ ੫, ਸੁਖ ੫, ੫ : ੮ (269). 
“ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੋਭ ਹੀ।” । 





ਲੈਪ -- ।. 


`____- ਗਉ ੫, ੧੬੩, ੪ : ੨ (198) 
- ਲੈਂਦੇ ਹਨ 
ਤਤ 
- ਗੋਂਡ ੫, ੧੧, ੨: ੧ (865) 





 ਲੋਝੈ -ਲੈਂਦੇ __ ਰ 
“ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ 
ਲੇਂਤੈ।`` __ -- ਕਾਨ ੫, ੨੨, ੨ : ੧ (1302) 
ਲੇਨ -- ਲਈਏ ਰ੍ 


 ਵਾਖਰੁ ਹਰਿ ਹਰਿ ਲੇਨ” 
- ਕਾਨ ੪8, ੨,੪: ੨ (1295) 
ਲੇਨਾ -- - ਲੈਣ ਲਈ _ 
“ਆਏ ਕਠਿਨ ਦੂਤ ਜਮ ਲੇਨਾ। ” 
` -- ਸੂਹੀ ਕਬ, ੩. ੧: ੨ (792) 
ਪੋਚਾ 
“ਜਿਉ ਬਸੁਧਾ ਕੋਊ ਥੋਦੈ ਕੋਊ ਚੰਦਨ ਲੇਪ।” 


-- ਗਉ ੫, ਸੁਖ ੮, ੧: ੮ (272) 
ਰਹ ਅਪਵਿਤਰਤਾ, ਦਾਗੇ, ਕਲੰਕ 
“ਸਰਬਤ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ 
ਲਿਪ੍ਤੇ।” _ -- ਸਸ ੫, ੩੬ : ੨ (1357), 
ਲੇਪਨ -- ਪੋਚਾ, ਲੇਪਾ ਰ 
“ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ _ 
ਰ ਪ੍ਰੀਤਿ।” - ਮਾਰੂ ੫, ਅਸ ੩, ੩ : ੧ (1018). 
ਲੇਪਨੰ -- _ ਪੋਚਾ ਦਿੱਤਾ ਹੋਣਾ __ 


<ਪ 





-- ਸਸ_੫, ੪ : ੧ (1354) 
ਲੇਪਾਂ -- ਭਾਵ ਅਸਰ, ਪੇਚਾ 
--- ਗਉ ੫, ਸੁਖ ੩, ੬ : ੧੦ (266) 
ਲੇਪੁ -- ।. ਅਸਰ, ਪ੍ਰਭਾਵ, ਲੇਸ, ਲਾਗ 


“ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ 


ਵਿਜੋਗਾ ਜੀਉ। ”-- ਮਾਝ ੫, ੪੮, ੩ : ਕੇ (106) 
“ਅੰਦਜ਼ਹੁ ਮੁਕਤੁ ਲੇਖੁ ਕਦੇ ਨ ਲਾਏ।” 


-- ਆਸਾ ੧. ਅਸ ੨, ੪ : ੨ (412) | 


ਸਰਬ ਨਿਵਾਸੀ ਘਟਿ ਘਟਿ ਵਾਸੀ ਲੇਖੁ ਨਹੀ 


ਅਲਪਹੀਉਂ॥” - -- ਜੈਤ ੫, ੨, ੨ : ੧ (700) 
“ਲੇਪੁ ਨ ਲਾਗੋ ਤਿਲ ਕਾ ਮੂਲਿ।” (ਬੁਰਾ ਅਸਰ) 


“-ਭੈਰ੫, ੯, ੧; ੧(1137)-|. 


`-- ਗਉ ੫, ਸੁਖ ੪, ੪ : ੭ (267) 
“ਤਿਸੁ ਜਨ ਲੇਖੁ ਨ ਬਿਆਪੈ ਕੋਇ।” (ਮੈਲ ਦਾ 


-- ਆਸਾ ੫, 2੧, ੧: ੨ (368) 


ਪੋਚਾ) 
3. ਭਾਵ ਸਬੰਧ, ਲਗਾਉ, ਜੋੜ ਰ੍ 
ਰਹ ਮਾਇਆ ਕੈ ਸੰਗਿ ਨ ਲੇਖੁ।” 


-- ਗਉਂ ੫, ਸੁਖ ੧੮, ੬ : ੭ (287)' 


ਲੇਫ -- (ਅ. ਲਹਾਫ) ਰਜਾਈ 

“ਨ ਜਲੁ ਲੇਫ ਤੁਲਾਈਆ ਨ ਭੋਜਨ ਪਰਕਾਰੋਵਾ।” 
ਰ _- ਵਡ ੧, ਅਲਾਂ ੪, ੩ :.੨ (5੧1) 
ਲੇਂਡੁ - ਰਜਾਈ 

“ਲੇਫੁ ਨਿਹਾਲੀ ਪਟ ਕੀ ਕਾਪਤੁ ਅੰਗਿ ਬਣਾਇ।” 


- ਮਾਰੂ ੧. ਅਸ੯,੪: ੧ (1014) 


ਲੇਲੇ - ਭੇਡ ਦੇ ਬਚੇ 


- ਗਉ ਕਬ, ੧੪, ੩ : ੨ (326) | 


ਲੇਵਉ -- ਲਵਾਂ 
4 ਰ 
- ਸੋਰ ਕਬ, ੧੧, ੧" : 


੨ (656) 
੧੫. _ ਆ ਲਿਸਟ 2੩ ੪ ਇਹ ੪ 


` ਲੇਵਏ।”? _-- ਸੂਹੀ ੧, ਛੰਤ ੫, ੪ : ੩ (766) 
ਲੇਵਹਿ.-- ।. ਲਵੇ, ਪ੍ਰਾਪਤ' ਕਰੇ 





2151 ਲੇਵੈ 





“ਜੋ ਮੰਗਹਿ ਸੋ ਲੇਵਹਿ।” 


=- ਸੋਰ ੫, ੭੦, ੨ : ੧ (626) 





2. ਜਪੇ, ਲਵੇ 
“ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੌਟ 
ਪੰਚਾਸਾ। ” - ਪ੍ਰਭਾ ੧, ੩, ੨ : ੨ (1328) 
ਲੇਵਹੁ -- ।. ਜਪੋ, ਲਵੋ 
` “ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ 
'ਖਿਨੋ।”? _ -- ਗਉ੧, ਛੰਤ ੨, ੪ : ੪ (243) 
2. ਲਵੋ, ਪ੍ਰਾਪਤ ਕਰੋ 
“ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ।” 
-- ਆਸਾਂ ੧, ੨੪, ੩ : ੧ (356) 


_"ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ 
ਕਢਿ ਲੇਵਹੁ ਸਬਦਿ ਸੁਭਾਇ ਜੀਉ।” 
_- ਆਸਾਂ ੪, ਛੰਤ ੧੨, ੪ : ੧ (446) 
4. ਲਵੋ, ਧਾਰਨ ਕਰੋ ਰੱ 
“ਹਉਮੈ ਰੋਗੁ ਮਹਾਂ ਦੁਖੁ ਲਾਗਾ ਗੁਰਮਤਿ ਲੋਵਰੁ 
_ਰੋਗੁ ਗਇਆ।” ਰ 
੨ - ਰਾਮ ੧, ਅਸ 2, ੬ : ੨ (906) 
ਲੇਵਾ -- ।. ਲਵਾਂ 
ਰ ` -- ਗਉ ੫, ੧੬੭", ੩ : ੩ (217) 
2. ਲਵੇ 
"ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਖਹਿ 
ਮੁਲੁ ਕਰਾਵਾ।” _ 
ਰ੍ - .< ਸੂਜੀ ੧, €, ੧ ? ੨.(730) 
ਲਵਾ ਦੇਈਂ -- ਲੈਣ ਦੇਣ __ 
“ਕਿਆ ਖੇਤੀ ਕਿਆ ਲੇਵਾ ਢੇਈ ਪਰਪੰਚ ਝੂਠੁ 
ਗੁਮਾਨਾ।” `-- ਬਿਲਾ ਕਬ, ੯, ੨ : ੧ (8੨7). 
ਲੇਵਾ ਦੇਵੀ -- ਲੈਣ ਦੇਣ, ਵਰਤੋਂ ਵਿਹਾਰ 
` ਤਨ ਸਿਉ ਮੇਰੀ ਲੋਵਾਂ ਦੇਵੀ ਸੰਤਨ ਸਿਉ 
ਬਿਉਹਾਰਾ।”. -- ਸੋਰ ੫, ੧੯; ੨ : ੧ (614) 


ਲੇਵੈ == 1 ਲੈਂਦਾ ਹੈਂ 


“ਲੇਵੈ ਦੇਵੈ ਢਿਲ ਨ ਪਾਈ।” 
-- ਸਿਰੀ ੧, ੩੦, ੧੯ : ੨ (25) 
ਪੀੜਾਇਦਾ।”-- ਮਾਰੂ ੩, ਸੋਲਾ ੧੯, ੯:੩ (1063) 





-- ਮਾਝ ਤੇ, ਅਸ ੧੭. ਲੀ -੨੧1193. 
3. ਪ੍ਰਾਪਤ ਕਰਦਾ ਹੈ 
` “ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ 
ਵਸਾਵਣਿਆ।” 


“ਸੀ ਅਸ ੨੪, ਦਲ ਤੇ (124) 


ਲੈ -- 1. ਲੈਂਦਾ ਹੈ ` 
“ਗਾਂਵੈ ਕੋ ਜੀਅ ਲੈ ਫਿਰਿ ਦੇਹ।” ੍ 
ਜਤ ` - ਜਪੁ ੧, ੩ : ੬ (2) 
2. ਪ੍ਰਾਪਤ ਕਰ 
ਰ - ਜਪੁ ੧, ੨੫ : ੬ (5) | 
3. ਵਿਹਾਝ ਕੇ, ਖਰੀਦ ਕੇ 


“ਅਮੁਲ ਆਵਹਿ ਅਮੁਲ ਲੈ ਜਾਹਿ।” 


- ਜਪੁ ੧, ੨੬ : ੩ (5) 


4. ਲਵੋ 

“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ 
ਨਉਹੁਲਾ । ”-- ਸਿਰੀ ੧, ੨੪, ੧” : ੧ (23) 

5. ਜਪ ਕੇ, ਉਚਾਰ ਕੇ, ਆਖ ਕੇ 

ਜਨੁ ਨਾਨਕ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ 
ਸੁਭਾਇ। ” -- ਸਿਰੀ ੩, ੩੫, ੫ : ੨ (27) 


“ਸਹੰਸ ਨਾਮੁ ਲੈ ਲੈ ਕਰਉ ਸਲਾਮੁ। ” 
`___ ` - ਆਸਾ ਕਬ, ੧੩, ੩ : ੨ (478) 
6. ਲੈਕੇ - ਰ੍ ਰ੍ 
_''ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਅਰੁ।” 
- _= ਸਿਰੀ ੫, ੭੪, ੨ : ੨ (43) 
“ਜੋੜੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ 
ਅਸਾਹ।” _ . ਰ੍ 
: _ ਵਡ 8, ਵਾਰ ੧੪ਸ, ੧, ੧: ੫ (144) 
7. ਲਿਆ ਰ 
“ਨਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰਵਸਿ 
ਭਇਓ ਬਿਚਾਰਾ।” 


-- ਧਨਾ ੫, ੨, ੨ : ੧(6॥) 


8. ਲਿਵਲੀਨਤਾ 


“ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ।” ਹ 


-" ਰਾਮ ੫, ੨ ਛ 


ਲੈਸਹਿ -- ਲੈ ਲਵੇ ਗਾ 


: ੧ (8857) 











ਰ _ ਲੈਣਾ 

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦ ਕਵਾਉ ।” 

- ਆਸਾ ੧..ਵਾਰ ੧ : ੪ (463) 
ਲੈਸੀ -- ਲਵੇਗਾ 


“ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ।” 
-- ਸਿਰੀ ੧, ੨੩, ੧ : ੩ (22) 
ਲੈਹਉ -- ਲਵਾਂ 


"ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ 
__ ਰੰਗਿ ਰਾਤੀ।”-- ਆਸਾ ਕਬ, ੨੪, ੧ : ੨ (482) 
“ਹਉ ਤਉ ਏਕ ਰਮਈਆ ਲੈਹਉ। ” (ਲੈਂਦਾ ਹੈ) 
ਰ੍ - ਗੋਂਡ ਨਾਮ, ੬, ੧” : ੧ (874) 
ਲੈਹਿ - ।. ਲੈਂਦਾ ਹੈਂ 
“ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ 
ਸਵਾਰਿ। ” -- ਸਿਰੀ ੧, ਅਸ ੨, ੧" : ੨ (54) 
2; ਲਈਏ ਰ 
"ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ` 
_ਲੈਹਿ ਹਰਿ ਕੰਤੈ।”” ਰ 
. - ਗੋਉ ੫, ੪, ੧ : ੧ (249) 





=੧ ੪ 


3. ਲਵੇ ਰ ੍ 
"ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ।” 
- ਸੂਹੀ ੩, ਵਾਰ ੨ਸ, ੩, ੧ : ੧ (785) 


ਲੈਹੀ -- ਲੈਂਦੇ 


“ਛਾਦਨੁ ਭੋਜਨੁ ਨ ਲੈਰੀ ਸਤ ਭਿਖਿਆ ਮਨਹਠਿ 
ਜਨਮੁ ਗਵਾਇਆ।” 

`_ -- ਗੂਜ ੩, ਵਾਰ ੧੨ਸ, ੩, ੨ : ੫ (513) 
ਲੈਹੁ -- ਲਵੋ . 


"ਦੇਹੁ ਦਰਸੁ ਸੁਖ ਦਾਤਿਆ ਮੈ ਗਲਿ ਵਿਚਿ ਲੈਚੁ 
ਮਿਲਾਇ ਜੀਉ।” 
-- ਸਿਰੀ ੫, ਅਸ ੨੯, ਕਮ ੩ (74) 
' ਭੇਹੇ.-- ਸਿ 
ਨਾਉ।” `-- ਸਲੋ ਕਬ, ੧੪੩ : ੨ (1372) 
“ਨੋਇ ਢੀਠ ਮੀਠੀ ਮਨਹਿ ਲਗੇ ਨਮ ਲੈਡ-ਨ 
ਆਵਏ। ” - ਬਿਲਾ ੫. ਛੰਤ ੩, ੨ : ੪ (847) 


ਕੱਣਾ%--- 1. ਰਤ 


"ਕਹਿਆ ਕਰਣਾ_ਦਿਤਾ ਲੈਣਾ।” 


` ਮਾਝ ੫, ੧੪, ੧ : ੧ (98) 


ਲੈਣਿ 


2153 


ਲੈਨਿ 





2. ਜਿਸ ਤੋਂ ਲਈਦਾ ਹੈ 


ਉਤ 


`. ਵਡ ੪, ਵਾਰ ੪ਸ, ੩, ੧ : ੪ (587). 
3. ਲੈਂਦੇ, ਪ੍ਰਾਪਤ ਕਰਦੇ 
“ਦੇ ਦੇ ਲੈਣਾ ਲੈ ਲੈ ਦੇਣਾ।” 


-- ਸਾਰ ੪, ੧੬ਸ, ੨, ੧ : ੨ (1243) 


“ਪ੍ਰਾਣੀ ਤੂੰ ਆਇਆ ਲਾਹਾ ਲੈਣਿ।” 
ਰ੍ ਰ੍ -- ਸਿਰੀ ੫, ੭੩, ੧ 
ਲੈਣੀ -- ਲਵਾਂ, ਪ੍ਰਾਪਤ ਕਰਾਂ 

ਲੈਣੀ। ? 
ਲੈਕੈ -- ਲੈਣ ਦੇ, ਪ੍ਰਾਪਤ ਕਰਨ ਦੇ 


: ੧ (43) 


“ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ।” ਰ 


-- ਸਿਰੀ ੧, ਅਸ ੧, ੭ : 3 (53) 
- ਲੈਂਦਿਆਂ, ਲੈਣ ਨਾਲ 


ਕਸ 


ਬਿਕਾਰਿਓ ਰੇ । -- 


੨੩ 


ਗਉ ਕਬ, ੫੬, ੩ : ੧ (335) 


ਲੈਦਾ -- ।. ਲੈਂਦਾ, ਪ੍ਰਾਪਤ ਕਰਦਾ, ਪਾਤਰ ਬਣਦਾ । 


“ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ।” 
` -- ਸਿਰੀ ੫, ੭੧, ੩ : ੧ (42) 

2, _ ਲੈਂਦਾ 

“ਰੇ ਮਨ ਲੇਖੇ ਚਾਲਹਿ ਲੇਖ ਡੈਸਹਿ ਲੇਖੇ ਲੈਢਾ 


ਸਾਹਾ।-- ਆਸਾ ੫, ੧੨੩, ੪ :੧ (402) 


੩੩ 


ਲੈਦੇ -- ।. ਪ੍ਰਾਪਤ ਕਰਦੇ, ਲੈਂਦੇ 
ਦੇਦਾ ਦੇ ਲੈਦੇ ਥਕਿ ਪਾਹਿ।” 


-- ਜਪੁ ੧, ੩ : ੧੧ (2)! 


2. ਲੈਂਦੇ 
- ਸਿਰੀ ੫, ਅਸ ੨੯, ੧੮ : ੨ (74) 
. ਲੈਣ ਵਾਲੇ, ਪ੍ਰਾਪਤ ਕਰਤਾ 


ਆ ਨਰਕਿ ਸੁਰਗਿ ਲੈਦੇ ਦੇਖਹੂ ਏਂਹੂ ` 


ਧਿਭਾਣਾ। ” 


-- ਮਲ 3, ਵਾਰ ੨੫ਸ, ੧, ਦਦੈ : ੨੧ (1290) 


€੨, ੪ 


ਲੈਂਦੇ -- ।. ਲੈਣ ਵਾਲੇ, ਪ੍ਰਾਪਤ ਕਰਤਾ 
“ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ। 
- ਮਲਾਂ ੧, ਵਾਰ ੧੯ਸ, ੧, ੧ : ੧ (1286) 





-- ਸੋਰ ੪, ਵਾਰ ੨੪ : ੨ (652) 








“ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈੱਢੇ 
ਗੁਰਮੁਖਿ ਸਉਦਾ ਜੀਉ।” 


- ਮਾਝ 8, ੫, ੪: ੩ (92) 


। ਲੈਨ -- 1. ਲੈਂਦੇ ਹਨ, ਪ੍ਰਾਪਤ ਕਰਦੇ ਹਨ 


“ਅੰਮ੍ਰਿਤ ਨਾਮੁ ਸਾਧਸੰਗਿ ਲੈਨ। ” 
-- ਗਉ ੫, ਸੁਖ ੨੪, ੪ : ੪ (295) . 

2. ਲਿਆ, ਪ੍ਰਾਪਤ ਕੀਤਾ . _ ` 
“ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ 
ਜਾਈ ਲੈਨ। -- ਧਨਾ ੫, ੧੩, ੧": ੨ (674) 


ਤੀ ।. ਪ੍ਰਾਪਤ ਹੁੰਦਾ ਹੈ 


ਗੁਰਮੁਖਿ ਹਰਿ ਲੈਨਾ।” 
- ਆਸਾ ੪, ੫੬, ੧" : 
_2. ਜਪਨਾਂ, ਉਚਾਰਨ ਕਰਨਾ 
“ਜਿਸਹਿ ਬੁਝਾਏ ਤਿਸੁ ਨਾਮੁ ਲੈਨਾ।” 
ਰ੍ ਨ ਬਰ ਉ 


੨ (366) 


“ਆਪਿ ਕਰਾਂਵਨ ਦੋਸੁ ਨ ਲੈਲਾ।” 
-- ਬਿਲਾ ੫, ੭, ੧: ` ੨ (803) 
_ਲੈਨਿ - - ਲੈਂਦੇ ਹਨ, ਪ੍ਰਾਪਤ ਕਰਦੇ ਹਨ _____ 
“ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ 
ਭੰਡਾਰ। -- ਸਿਰੀ ੩, ਅਸ ੨੩, ੧੦ : ੨ (68) 
“ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ 

`ਸਗਾਹੀ।” (ਲੈਂਦੇ, ਸੁਘਦੇ ਹਨ) 
.- _ -- ਮਾਝ ੧; ਵਾਰ ੨੬ਸ, ੧, ੧ : ੨ (149) 
“ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ` 
_ਕਮਾਹਿ।” (ਲੈਂਦੇ ਹਨ) 


-- ਸਲੋ ੩, ੫੩ : ੪ (1419) 


| ਲੈਨੀ - ਲੇ ਕੇ, ਗੁਹਿਣ ਕਰਕੇ 


“ਅਨਦਿਨੁ ਹਰਿ _ਹਰਿ ਨਾਮੁ ਧਿਆਵਹੁ ਗੁਰ 
ਸਤਿਗੁਰ ਕੀਮਤਿ ਲੈਨੀ।” ਰ੍ 
- ਬਿਲਾ ੩, ੪, ਤੇ : ੨ (800) 
<> ਲੈਣਾ, ਜਪਨਾ 
ਰਿ 
-ਗਹਿ ਰਹਾ।” -- ਸਾਰ ੫, ੪, ੧" : ੨ (1203) 


ਲੈਨਿ੍‌ -- ।. ਜਪਨ, ਲੈਣ 





ਲੋਊ - 2154 _ਲੋਇਣਾ 
"ਨਾਮੁ ਲੈਨ੍ਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ । ਰ੍ - ਮਾਰੂ ੫, ੩, ੮ : ੨ (1074) 
ਮਾਨਹਿ ਸੇ ਜਿਣਿ ਜਾਹਿ ਜੀਉ।” । ਲੋਇ -- ।. ਦੇਸ਼, ਤਬਕ, ਲੋਕ, ਭਵਨ 


- ਆਸਾ ੧, ਛੰਤ ੪. ੪ : ੬ (438) | 


2. ਲੈਣ 
“ਜਿਣਿ ਜਿਣਿ ਲੈਨ੍ਹਿ ਰਲਾਇ ਏਹੋ ਏਨਾ ਲੋੜੀਐ।” 
-` ਗੂਜ ੫, ਵਾਰ ੧੫ : ੪ (522) 
ਲੋਊ - ਲੋਕ, ਭਵਨ, ਦੇਸ 
“ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ 
ਸਭ ਲੋਊ। ” - ਦੇਵ ੫, ੩੩, ੧" : ੨ (535) 
ਲੋਅ -= ।. ਲੋਕ, ਤਬਕ, ਰਚਨਾ ਦੇ ਮੰਡਲ 
"ਸੁਣਿਐ ਦੀਪ ਲੋਅ ਪਾਤਾਲ। ” 
<< ਜਪੂ ੧, ੮: ੩ (2) 
“ਤੀਨੇ ਲੋਅ ਵਿਆਪਤ ਹੈ ਅਧਿਕ ਰਹੀ 
ਲਪਟਾਇ। ”-- ਸਿਰੀ ੩, ਅਸ ੨੧, ੫ : ੨ (67) 
ਜਿਨਿ ਉਧਰਿਆ।” (ਪਥਰਾਂ ਦੇ ਸਮੂਹ) 
- ਸਵ ੩, ੨ : ੩ (1393) 
2. ਲੋਗ, ਜਨ, ਮਨੁੱਖ ਰ੍ 
“ਨਾਮੇ ਉਧਰੇ ਸਭਿ ਜਿਤਨੇ ਲੋਅ।” 
ਰ -_= ਭੈਰ ੩, ੭,੧:੧(1129) 
“ਕਰਮ ਵਧਹਿ ਕੈ ਲੋਅ ਖਪਿ ਮਰੀਜਈ।” 
ਰ੍ - ਮਲਾਂ ੧, ਵਾਰ ੧੭ : ੬ (1285) 
ਲੋਅਹ -- ਲੋਕਾਂ, `ਤਬਕਾਂ 
“ਆਦਿ ਜੁਗਾਦਿ ਅਨਾਦਿ_ਕਲਾ ਧਾਰੀ ੍ਰਿਹਿ 
_ਲੋਅਹ।” _--.ਸਵ ੪, ਸਲ ੨ : ੩ (1406) 
ਲੋਆ -- ।. 'ਲੋਅ`” ਦਾ ਬਹੁ ਵਚਨ, ਲੋਕ __. 
“ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ 
ਆਕਾਰ।” ਰ੍ 
- ਆਸਾ ੧, ਵਾਰ ੬ਸ, ੧, ੧: ੧੧ (466) 
2. ਪ੍ਰਕਾਸ਼, ਲੋ, ਚਾਣਨ 
“ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ 
ਲੋਆ। - ਰਾਮ ਬਸ, ਵਾਰ ੮ : ੬ (96੧) 
ਲੋਆਂ -- ਲੋਕਾਂ, ਰਚਨਾ ਖੰਡਾਂ 
“ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ।” 
` -- ਆਸਾ ੧, ਵਾਰ ਦਸ, ੧, ੧: ੨ (467) 
ਲੋਐ -- ਲੋਕਾਂ ਨੂੰ 
“ਦੇਹਿ ਦਾਨੁ ਸਭਸੈ ਜੰਤ ਲੋਐ।” 








"ਆਸਣੁ ਲੋਇ ਲੋਇ ਭੰਡਾਰ। ” 
-- ਜਪੁ ੧, ੩੧ : ੧ (7) 
“ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭੁ 
ਲੋਇ।` (ਜਗਤ ਵਿਚ) 
-- ਗਉ ਰਵਿ, ਅਸ ੧, ੨ : ੧346) 
2. ਦੇਖ, ਪ੍ਰਤੀਤ ਕਰ 
_ ਲੋਇ। ”- ਸਿਰੀ ੧, ਅਸ ੧੫, 2 : ੩ (63) 
('ਦਰਪਣ” ਇਥੇ ਵੀ ਅਰਥ 'ਲੋਕ” ਹੀ ਕਰਦਾ 
ਹੈ) ਰ 
3. ਲੋਕਾਈ, ਲੋਕ _ _ 
"ਨਾਰੀ ਪੁਰਖ ਸਬਾਈ ਲੋਇ।” 
- ਰਉ ੧, ਅਸ ੫, ੩ : ੨ (223) 
`_4. ਪ੍ਰਕਾਸ਼, ਚਾਣਨ 
“ਨਾਮ ਰਤਨੁ ਸਭ ਜਗ ਮਹਿ ਲੋਇ।” 
- ਗਉ ੩, ਅਸ੭.੫: ੪ (232) 
ਲੋਇ।” -` ਪ੍ਰਭਾ ੧, ੨. ੧: : ੧ (1337) 
5. ਲੋਕਾਂ ਵਿਚ, ਦੁਨੀਆ ਵਿਚ ਰ੍ 
_ “ਪ੍ਰਧਾਨ ਪੁਰਖੁ ਪ੍ਰਗਟੂ ਸਭ ਲੋਇ।” 
-- ਗਉ ੫. ਸੁਖ ੨੪. ੫ : ੬ (295) 
ਰ ਰਿ 
-- ਗਉ ੫, ਵਾਰ ੧੧ਸ, ੫, ੧ : ੧ (320) 
(ਤਰ ਜਪ ਕਿਬ ਦਿ 


_ਲੋਇ। ” (ਲੋਕਾਂ ਨੂੰ) 
-- ਸਲੋ ਕਬ, ੭੫ : ੧ (1368) 
ਲੋਇਣ -- ਅਖਾਂ, ਨੇਤਰ 


“ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ. 
ਕਰੇਇ।” ਰ੍ 


- ਮਾਝ ੧. ਵਾਰ ਝਸ, ੨, ੨ : ੩ (9) ਰ੍ 


। ਲੋਇਣਾ -- ਅਖਾਂ, 'ਲੋਇਣ' ਦਾ ਬਹੁਵਚਨ 


ਰਿ ਤਿਲ 
ਰਾਮ ਰਾਜੇ। ” 
- ਆਸਾ ੪. ਛੰਤ ੧੫. ਜੇ ੧ (448) 


0, 


ਲੋਇਣੀ _ 





ਪ੍ਰਤੂ ਨਾਲ 
“ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ। ” 
- ਮਾਰੂ ੩, ਵਾਰ ੧ਪਸ, ੧, ੨ : ੩ (1091) 
2. ਅਖਾਂ ਨਾਲ, ਨੇਤੇਚਾਂ ਨਾਲ 
___ -- ਸਲੋ ਫਰ, ੯੪ : ੧ (1382) 
ਲੋਇਨ -- ਅੱਖਾਂ 
“ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ 
ਪਰਵਾਨੁ । ` - ਮਾਰੂ ਕਬ, ੨. ੩ : ੨ (1103) 
ਲੋਇਨਾ -- ਅਖੀਂ, ਅਖਾਂ ਨਾਲ 
- ਆਸਾ ੫, ੧੪੪, ੧” : 
ਲੋਈ -- ।. ਜਗਤ/ਲੋਕ ਵਿਚ 
“ਏਕੋ ਹੁਕਮੁ ਵਰਤੈ ਸਭ ਲੋਈ।” 


੧ (407) 


-- ਗਉ ੧, ਅਸ ੫,੭:੧ (223) | 


“ਖੰਡ ਬੁਹਮੰਡ ਪਾਤਾਲ ਦੀਪ ਰਵਿਆ ਸਭ ਲੋਈ।” 
`- ਜੈਤ ੫, ਵਾਰ ੧ : ੪ (706) 
2. ਲੋਕਾਂ ਵਿਚ . 
“ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ 
ਜਸ ਵਰਤਿਆ ਲੋਈ। ” (ਭਾਵ ਸੰਸਾਰ ਵਿਚ) 
-- ਗਉ ੪, ਵਾਰ ੧ਪਸ, ੪, ੨ : ੩ (309) 
“ਆਸਾ ਵਿਚਿ ਸੁਤੇ ਕਈ ਲੋਈ। ” 


- ਆਸਾ ੩, ਅਸ ੨੫, ੧ : ੩ (423) । 


“ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ 
_ਕੋਈ।” (ਹੇ ਲੋਕੋ) 
-- ਧਨਾ ਕਬ, ੩, ੨ ? ੧ (692) 
“ਦੁਨੀਆ ਦੋਸੁ ਰੋਸੁ ਹੈ ਲੋਈ। ” (ਲੌਕਾਂ ਤੇ) 
-- ਭੈਰ ਕਬ, ੧੫, ੩ : ੩ (1161) 
_(ਮਹਾਨ ਕੋਸ਼ ਇਥੇ ਅਰਥ 'ਪ੍ਰਕਾਸ਼ਕ ਭਾਵ 
_ ਕਰਤਾਰ” ਕਰਦਾ ਹੈ) 
4. ਭਗਤ ਕਬੀਰ ਜੀ ਦੀ ਇਸਤ੍ਰੀ 
“ਕਹਤ ਕਬੀਰ_ਸੁਨਹੁ ਰੇ ਲੋਈ।” 
-- ਆਸਾ ਕਬ, ੨੧, ੫ : ੧ (46।) 
“ਸੁੰਨਿ ਅੰਧਲੀ ਲੋਈ ਬੇਪੀਰਿ।” 


- ਗੋਂਡ ਕਬ, ੬, ੪ : ੩ (671) 


2155 
ਲੋਇਣੀ -- 1. ਲੋਇਣ (ਅਖਾਂ) ਵਾਲੇ ਨਾਲ, ਭਾਵ 


ਲਹਾਰੁ 





5. ਦੁਨੀਆਂ, ਜਗਤ 
_“ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ।” ਰ੍‌ 
-- ਵਡ ੫, ਛੰਤ ੨, ੨ਸ : ੧.(577) 

-- ਰਾਮ ੧, ਓਅੰ ੧੫ : ੫ (93 

੭. ਪ੍ਰਕਾਸ, ਚਾਣਨ 

ਰਜ ਨੀ ਪੰਥ ਖਰਗਣਾਂ ਜਮੇਂ ਸਭ ਲਈਂ 
-- ਸਾਰ ੪, ਵਾਰ ੯ : ੪ (1241) 

ਲੋਸਟ -- ਲੋਹਾ, ਲੋਹੇ ਦੀ ਮੈਲ, ਮਨੂਰ 

“ਰਾਮ ਪਾਰਸ ਚੰਦਨ ਹਮ ਕਾਸਟ ਲੋਸਟ। ` 

-- ਧਨਾ ੪, ੭. ੧" : ੧ (668) 





1) 


ਲੋਹ -- 1. ਲੋਹਾ 
-- ਗਉ ੪, ਵਾਰ ੩੨ : ੨ (317) 
"ਬੁਡਤ ਲੋਹ ਸਾਧਸੰਗਿ ਤਰੈ।” 
- ਰਾਮ ੫, ੪੨, ੪ : ੩ (895) 
2. ਮੱਛੀ ਫਸਾਉਣ ਦੀ ਕੁੰਡੀ 
'“ਜਿਹਬਾ ਸੁਆਦੀ ਲੀਲੀਤ ਲੋਹ। ” 


ਆਲ ਜਾਸੀ; ਵੀ 4 4 


ਲੋਹਉ -- ਲੋਹਾ . 

“ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ।” ਰ 
- ਸਵ ੪, ਨਲ ੬ : ੩ (1399) 

ਲੋਹਟੁ - ਲੋਹਾ ਰ 


“ਹਰਿ ਮੰਦਰ ਮਹਿ ਮਨੁ ਲੋਹਣੁ ਹੈ ਮੋਹਿਆ ਦੂਜੈ 
ਭਾਇ। -- ਪ੍ਰਭਾ ੩, ਅਸ ੧, ੧੦ : ੧ (1346) 
ਲੋਹਾ -- ਲੋਹ, ਇਕ ਧਾਤ 
“ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ।” 
-- ਮਾਝ ੧, ਵਾਰ ੧੨ਸ, ੧, ੧: ੭ (143) 
। ਲੋਹਾਰੀ -- ਲੋਹੇ ਦੀ ਬੇੜੀ 
“ਓਹਾ ਪੈਰਿ ਲੋਹਾਰੀ। ” 


- ਮਾਰੂ ੫, ੧੭, ੩ : ੪ (1004) 





ਲੋਹਾਰੀਪਾ -- ਇਕ ਜੋਗੀ ਜੋ ਗੋਰਖ ਦਾ ਪੁੱਤਰ 
(ਚੇਲਾ) ਸੀ 
ਸਾਈ। ” -- ਰਾਮ ੧, ਸਿਗੋ ੭ : ੪ (939) 


ਲੋਹਾਰੁ -- ਲੋਹੇ ਦਾ ਕੰਮ ਕਰਨ ਵਾਲਾ 
“ਅਗਨੀ ਗੰਢੁ ਪਾਏ ਲੋਹਾਰੁ। ” 


2156 


ਲੋਕਾਈ 








- ਮਾਝ ੧, ਵਾਰ ੧੨ਸ, ੧, ੨ : ੨ (143) 
ਲੋਹੁ -- ਲੋਹਾ 
"ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ 
ਲੋਹੁ ਬੂਡਾ ਬੇੜੀ ਪਾਸਿ।” 
- ਸਿਰੀ ੪, ੬੭, ੩ : ੩ (40) 
ਲੋਹੂ -- ਲਹੂ, ਰਕਤ 
“ਹਮ ,ਕਤ ਲੋਹੂ ਤੁਮ ਕਤ ਦੂਧ।” 
_ - ਗਉ ਕਬ, ੭, ੩ : ੨ (324) 


ਲੋਹੇ -- ਲੋਹੇ ਦੀ 


'ਕਾਗਉ ਹੋਇ ਨ. ਊਜਲਾ ਲੋਹੇ ਨਾਵ ਨ ਪਾਰੂ।” । 





- ਮਾਹੂ ਡੇ, ਵਾਰ ੧੦ਸ, ੩, ੧ : ੧ (1069) ਹ 


ਪਅ 


ਲੌਕ -- ।. ਲੋਕੀ, ਜਨ ਰ 

'ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ 
ਕੀ ਧਰਿਆ। ”-- ਗੁਜ ੫, ਸੋਦ ੫, ੨ : ੧(10) 
”ਆਪ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ।” 
(ਲੋਕਾਂ ਨੂੰ) 

- ' - ਮਾਂਝ ੧, ਵਾਰ ੬ਸ, ੧, ੨: ੩ (140) 
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ_ਕਉ 
ਮਿਲਿਆ ਪੂਰਨ ਧਾਮ।” (ਭਗਤ) 

-- ਭੈਰ ੫, ੫੧, ੧: ੧੧੧15) 


2. ਭੂ ਖੰਡ, ਦੁਨੀਆ 
_ “ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ 
ਲੋਕ। ”-- ਸਿਰੀ ੧, ਅਸ ੧੭, ੧ : ੨ (64) 
“ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ | 
ਪਰਤੇ ਧਰਣੀ।” ਰੀ 
-__ - ਗਉ ੫, ੧੬੨“, ੧" : ੨ (215) 

3. ਬ੍ਰਹਮੰਡ ਦਾ ਹਿੱਸਾ 


“ਤੀਨਿ ਲੋਕ ਜਾ ਕੈ ਹਹਿ ਭਾਰਿ।” (ਭਾਵ ਦੇਵ 
ਲੋਕ, ਮਾਤ ਲੋਕ, ਪਾਤਾਲ ਲੋਕ) 


.-- ਗਉ ਕਬ, ੨੨, ੨: ੧ (328) 


4. ਸ੍ਰਿਮਟੀ, ਪਰਜਾ 
“ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ 
ਬਿਧਾਤਾ। ”-- ਸੋਰ ੩, ਅਸ ੧, ੪ : ੨ (638) 
ਲੋਕਹ -- ।. ਲੋਕਾਂ ਨੂੰ ਲੀ 
“ਆਪਿ ਤਰੈ ਲੋਕਹ ਨਿਸਤਾਰ।” 
_ -- ਗਉ ੫. ਸੁਖ ੨੪, ੩ :-੪ (295) 








| ਲੋਕਾਂ -- ।. 


ਖੰਡਣਹ। ” 
- ਜੈਤ ੫, ਵਾਰ ੯ਸ, ੫, ੧: ੧ (707) 
ਲੋਕਨ -- ਲੋਕਾਂ ਦੀ 
ਕਰਿ ਬੈਠਾ ਪਾਸਿ।” 
-- ਗਉ ੪, ਵਾਰ ੧੦ਸ, ੪, ੨ : ੨ (305) 
ਲੋਕਾ - 1. ਹੇ ਲੋਕੋ! 


- ਮਾਝ ੧, ਵਾਰ ੧੧ਸ, ੧, ੨ : ੫ (143) 
2. ਬ੍ਰਹਮੰਡ ਦੇ ਹਿੱਸਿਆਂ ਵਿਚ ` 
“ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ 
ਗਇਆ ਮਨੁ ਮਾਨਿਆਂ।”? 
- ਆਸਾ ੧, ੧੦, ੨ : ੨ (351) 
. ਲੋਕਾਂ, ਲੋਕਾਂ ਦਾ, ਲੋਕਾਂ ਨੂੰ 
ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ।” 
-- ਆਸਾਂ ੧, ਅਸ ੨੧, ੧ : ੨ (42੨) 
“ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ 
`_ ਐਸਾ ਕੋਇ।” (ਲੋਕਾਂ ਦਾ) 
-- ਵੰਡ ੧, ਅਲਾ ੨, ੨ : ੧ (579) 
“ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ।” 
(ਲੋਕਾਂ ਨੂੰ)-- ਸੂਹੀ ੩, ਅਸ ੩, ੧ : ੨ (755) 
ਲੋਕਾਂ ਦੇ ਲੀ 
"ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ 
ਚਾਉ।” 3 
'-- ਮਲਾ ੧, ਵਾਰ ੧੯ਸ, ੩. ੨ : ੧(1285). 
2. ਬਹੁਤ ਸਾਰੇ ਲੋਕ, ਲੋਕ ਦਾ ਬਹੁਵਚਨ 
"ਫੜ ਕਰਿ ਲੋਕਾਂ ਨੋ ਦਿਖਲ੍ਾਵਹਿ ਗਿਆਨੁ 
_ਧਿਆਨੁ ਨਹੀ ਸੂਝੈ।””. ੍ 
- ਮਲਾ ੧: ਵਾਰ ੫ਸ, ੧, 2 : ੫(1289) 
. ਲੋਕਾਂ ਨੂੰ, ਲੋਕਾਂ ਲਈ _ 
ਰੀ ਗੀ 
- _ ਪੱਈ।”” . -- ਸਲੋ ਫਰ, ੯੪ : ੨ (1382) 
“ਧਨ ਲੋਕਾਂ ਤਨੁ ਭਸਮੈ ਢੇਰੀ।” 
-- ਬਿਲਾ ੧. ਅਸ ੨, ੨ : ੨ (832) 


ਲੋਕਾਈ -- ਲੋਕ ਸਮੁਹ 


“ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ 


ਯਯ 





ਲੋਕਾਈ _ ਐੱਲ" , ਲੋਗ 
ਮਰੈ ਸਭ ਲੋਕਾਈ। ” । ਲੋਕੀ -- 1. (ਸੰ. ਗੇਠਿਜ) ਦੇਵ ਲੋਕ ਦੇ ਨਿਵਾਸੀ, 
` ਰਉ੪, ਵਾਰ ੧੩ਸ, ੪, ੧ : ੩ (307) । ਦੇਵਤੇ 
“ਜੇ ਗਲਜੜੇ ਬਾਵੈ ਸਾ ਜਿੜ ਨਿਤ /ਜਭੋ ਸਥਾਂਈੀ ਖਾਇ।?” __-- ਆਸਾ ੧, ੩੨, ੪ : ੧ (358) 
ਸਭ ਝਖਿ ਝਖਿ ਮਰੈ ਲੋਕਾਈ। ”' 2. ਲੋਕਾਂ ਨੇ 


-- ਬਿਲਾ ੪, ਵਾਰ ੪ : ੫ (850) 


& ਨ ਹੈ ਚੀਤ ਨੂੰ ਪੂਜ ' ਕਰਨ 


ਵਾਲੇ, ਦਿਖਾਵੇ ਦੇ 
“ਅਵਰਿ ਕਰਮ ਸਭਿ ਲੋਕਾਚਾਰ। ” 
- ਬਿਲਾਂ ੫, ੧੧, ੨ : ੧ (804) 
ਲੋਕਾਚਾਰੁ - ਲੋਕ “ ਆਚਾਰ, ਦਿਖਾਵਾ, ਲੋਕ 
ਰੀਤ 


“ਪਰਹਰੁ ਲੋਭੂ ਅਰੁ ਲੋਕਾਚਾਰੁ । ” 
-- ਗਉਂ ਕਬ, ੬,੨:੧(3 24) 
ਲੋਕਾਣੀ -- ਲੋਕਾਂ ਦੀ, ਦੁਨਿਆਵੀ 
“ਸਭ ਜੂਕੀ ਗਾਣਿ ਲੋਕਾਣੀ। ” 
-- ਸੋਰ ੫, ੫੫, 2 ! ੧ (622) 
ਅਤ ਰਗ ਸਜ ਚਾ 
“ਅਨਦਿਨੁ ਸਿਮਰਹ ਨਾਮੁ ਤਜਿ ਲਾਜ 
ਲੋਕਾਣੀਆ। `-- ਆਸਾ ੫, ੧੧੩, ੧" : ੨ (399) 
"ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ। ” 


- ਆਸਾ ੧, ਛੰਤ ੧, ੪ : ੬ (436) 


ਲੋਕਾਂਤਰ -- ਲੋਕਾਂ ਨੂੰ, ਬੁਹਮੰਡ ਦੇ ਭਾਗਾਂ ਨੂੰ 
“ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੌਹੇ। ” 
-- ਸਵ ੩. ੯ : ੨ (1394) 
ਲੋਕਾਨੀ - ਲੋਕਾਂ ਦੀ, ਦੁਨਿਆਵੀ _ 
"ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ।” 
- ਸੂਹੀ ੫, ੩, ੧” : ੨ (737) 
ਲੋਕਿ - 1. ਲੋਕਾਂ ਦੇ. __` ਰ੍ 


ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ 
ਨਾਂ ਖਫਿ ਰੌਇ।”` 


-- ਆਸਾ ੪, ੬੨, ੪: ੧ (368) 


2. ਦੁਨੀਆ ਵਿਚ, ਜਗਤ ਵਿਚ 


“ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤਕਤ | ` 


ਮੋਹਿ ਰਖਵਾਲੇ।” _ 
-= ਧਨਾ ੫, ੩੨, ੧ : ੨ (679) 








- ਬਸੰ ੩, ੪, ੧ : ੩ (1173) 
ਪੂਰੀ ਸੋਭਾ ਪੂਰਾ ਲੋਕੀਕ।” 
-- ਗਉਂ ੫, ੧੧੪. ੩ : 
ਲੋਕੁ - ।. ਲੋਕਾਈ, ਜਨ ਸਮੂੰਹ, ਲੋਕ 
“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ।” 
-- ਸਿਰੀ ੧, ੧, ੩. ੧ (14) 
2. ਨਿਵਾਸ ਸਥਾਨ, ਦੁਨੀਆ 
“ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣ ਹਰਿ ਜਨ 
_ਸਿਵ ਗੁਰ ਗ੍ਰਾਨਿ ਰਤੇ।” ਰ 
- ਸਵ ੪, ਗਯੰ ੨ : :੪੧1401) 
ਲੋਕੇ -- _ਲੋਕ (ਸੰਸਾਰ) 


$ (188) 


“ਇਹ ਲੋਕੇ ਸੁਖੁ ਪਾਇਆ। ” 
-- ਰਾਮ ੫: ੪੯, ੧: ੧ (89੧) 
ਲੋਗ -- ।. ਲੋਕ, ਲੋਕੀ ਰ 


“ਸਚਿ ਰਹਸੇ ਪੂਰੇ ਹਰਿ ਲੋਗ। ” 
` -- ਗਉ ੧, ੬, ੫ : ੨ (153) 
“ਵਡੇ ਵਡੇ ਜੋ ਦੀਸਹਿ ਲੋਗ।” _ 
-- ਗਉ ੫. ੧੧੩, ੧ : ੧ (188) 
ਦਿ 
_ਸੱਰਣਾਗਤਿ ਹਰਿ ਕੇ 
- ਗੂਜ ੧, ਅਸ ੪, ੧ : ੧ (504) 
“ਸਿਚੰਹਿ ਦਰਬੁ ਦੇਹਿ ਦੁਖੁ ਲੋਗ। ”' (ਲੋਕਾਂ ਨੂੰ) 
- ਰਾਮ ੫, ੨੩, ੧ : ੧ (069) 





2. ਜਨ 
“ਪੰਚ ਲੋਗ ਸਭ ਹਸਣ ਲਗੇਂ ਤਪਾ ਲੋਭਿਂ ਲਹਰਿ _ 
ਹੈ ਗਾਲਿਆ।” ਰ 


-- ਗਉਂ ੪, ਵਾਰ ੩੦ਸ, ੩,੧: ਬੋ (315): " 


3. ਲੋਕ, ਬ੍ਰਹਮੰਡ ਦੇ ਭਾਗ _ ਰ੍ 
“ਨਾਮੁ ਨਿਧਾਨੁ ਧਿਆਨ ਅੰਤਰ ਗਤਿ ਤੇਜ ਪੁੰਜ 


ਤਿਹੁ ਲੋਗ ਪ੍ਰਗਾਸੇ।” 


2158 





-- ਸਵ ੪. ਮਥੁ ੬ : ੧ (1404) 
ਲੋਗਹ -- ਲੋਕਾਂ ਨੇਪ/ਨੂੰ 
“ਤਬ ਲੋਗਹ ਕਾਹੇ ਦੁਖੁ ਮਾਨਿਆ।” 
- ਗਉ ਕਬ, ੩, ੧ : ੨ (324) 





“ਪੰਡਿਤ ਲੋਗਹ ਕਉ ਬਿਉਹਾਰ।” (ਲੋਕਾਂ ਨੂੰ ਅਖਰ | 


`ਦਸਨੇ) - ਗਉਂ ਕਬ, ਬਾਅ ੪੫ : ੫ (343) 
ਲੋਗਨ -- ਲੋਕਾਂ ਨੂੰ 
“ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ 
_ ਪਤੀਆਵੈ । `-- ਗਉ ੫, ੧੬੪", ੨ : ੨ (216) 
“ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ 
ਵੇਚਾਰੇ। ” (ਲੰਕ)-- ਆਸਾ ੫, ੪੯, ੧”:੧ 
ਲੋਗਨ ਰਾਮੁ ਖਿਲਉਨਾ ਜਾਨਾਂ। ” (ਲੋਕਾਂ ਨੇ) 
ਰ੍ _ - ਭੈਰ ਕਬ, ੬, ੧ : ੨ (115੧) 
ਲੋਗਾ -- ।. ਪਰਜਾ 
- ਮਾਝ ੫, ੧੦, ੩ : ੧ (97) 


(303) 


2. ਲੋਕ 
'“ਗਵਨੁ ਕਰੈਗੋ ਸਗਲੋ ਲੋਗਾ। ” . 


-- ਗਉ ੫, ਅਸ ੪, ੪ : ੪ (237) 


` “ਦੁਤੀਆ ਤਿਆਗੀ ਲੋਗਾ ਰੀਤਿ।” (ਲੋਕ- ਰੀਤ) 
` - ਆਸਾ ੫, ੨; ੨ : ੨ (370) 
“ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ।” (ਭਾਵ 
_ਸੰਸਾਰੀ)-- ਰਾਮ ੧, ਅਸ ੨, ੭ : ੧ (903) 


. ਹੇ ਭਗਤੋ! ਹੇ ਲੋਕੋ! ਰ 
ਨ ਦਲ 
(ਹੈ ਭਗਤ ਜਨੋ!) ਰ | 
- ਸੂਹੀ ਕਬ, ੫, ੧" : ੧ (793) 
“ਕਬ ਕਉ ਡਹਕਾਵਉ ਲੋਗਾ ਮੋਹਨ ਦੀਨ 
ਕਿਰਪਾਈ।” ਰ੍ 
.` .. - ਮਾਰੂ ੫, ੨੦, ੧੧ : ੧ (1005) 
ਲੋਗੁ -- ।. ਲੋਕ, ਲੋਕੀ 


“ਗੁਰ ਕੈ ਸੰਗਿ ਤਰਿਆ ਸਭੁ ਲੋਗੁ।” 
-- ਗਉ ੫, ਅਸ ੮, ੫: ੨ (239 
-ਨਿਹਕੇਵਲੁ ਰਾਜਨ ਸੁਖੀ ਲੋਗੁ।” (ਬਾਵ ਪਰਜਾ) 
- ਬਸੰ ੧, ਅਸ ੧, ੭: ੨ (190) 


_ 2. ਬ੍ਰਹਮੰਡ ਦਾ ਭਾਗ 


ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ` |. 











ਈਹਾ ਊਹਾ ਲੋਗੂ। ” 
-- ਟੋਡੀ ੫, ੮, ੧" 
3. ਭਾਵ ਲੋਕ-ਲਾਜ 
“ਮੋਹੂ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ 
ਹਰਿ ਹਰਿ ਰਸ ਭੋਗਨੀ।” ਰ 
- ਰਾਮ ੫.੩, ੧” 
4. ਸੇਵਕ, ਭਗਤ, ਜਨ 
“ਹਰਿ ਸੇਵੇ ਸੋ ਹਰਿ ਕਾ ਲੋਗੁ ।”” 
ਰ ` -- ਬਸੰ ੩, ੩,੧:੧(1172). 


ਨ 


ਮਨ 15 


॥ ੦੦ 


। ਲੋਚ -- ।. ਲੋਚਾ, ਇਛਾ, ਖਾਹਿਸ਼, ਉਮੰਗ, ਮੁਰਾਦ 





ਕਰਿ ਕਿਰਪਾ ਲੋਚ ਪੂਰਿ ਹਮਾਰੀ।” 
-- ਗਉ ੪, ੪੨, ੧” 
. ਚਾਹ, ਸਿਕ, ਤਾਂਘ ` 
ਲਿਗ 
ਮਨਿ ਤਨਿ ਲੋਚ ਘਣੇਰੀ। ” 
-- ਗਉ ੪, ੫੮੪: ੨(170) 
“ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ 
ਹਰਿ ਪ੍ਰਭ ਹੇਰਾ।” 
-- ਟੋਂਡੀ ੪, ੧, ੧: ੧(711) 
3. ਪੀਤ, ਲਗਨ 
ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ 
ਲੋਚ ਮੇਰੈ ਮਨਿ ਲਾਈ। ” 
. - ਗੂਜ ੪, ੪, ੨ : ੧ (493) 
ਮੇ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ 
ਪੂਰੀ ਸਤਿਗੁਰ ਸਰਣਾਈ। ” 
-- ਗੂਜ ੪, ੪, ੨ : ੨ (493) 
(ਦੂਜੀ ਲੋਚ ਦਾ ਅਰਥ “ਲੋਚਾ”, 'ਉਮੰਗਾ', 'ਇਛਾ 
ਹੈ) 
ਲੋਚਹ -- ਲੋਚਦੇ ਹਾਂ, ਸਿਕਦੇ ਹਾਂ 
`“ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ 
ਪ੍ਰਭੁ ਦਿਖਨਥੇ। '-- ਕਲਿ ੪, ੩, ੨ : ੧(1320) 
ਲੋਚਹਿ -- ਲੋਚਦੇ ਹਨ, ਚਾਹੁੰਦੇ ਹਨ _ 
“ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ।”” 
- ਬਿਲਾ ੫. ੩੦, ੧ : ੧ (੧0੧) 


: ੨ (164)' 





ਰਿ 2 


“ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ 
-ਕੋਇ।” ` -- ਸਿਰੀ ੪, ੬੮, ੩ : ੧(41) 


ਲੋਚਦੀ 








ਲੋਚਦੀ -- ਤਾਂਘਦੀ, ਸਿਕਦੀ, ਚਾਹੁੰਦੀ 
“ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ 
ਜਾਇ।” 
ਲੋਚਦੇ -- ਚਪਾਹੁੰਦੇ, ਤਾਂਘਦੇ, ਸਿਕਦੇ 
“ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ 
ਬੁਝਾਇ ਜੀਉ।” 
-- ਸਿਰੀ ੧, ਅਸ ੨੮, ੪ : ੩ (72) 
ਲੋਚਨ -- ਅਖਾਂ 
“ਲੋਚਨ ਸ੍ਰਮਹਿ ਬੁਧਿ ਬਲੁ ਨਾਠੀ ਤਾ ਕਾਮੁ ਪੁਵਸਿ 
ਮਾਧਾਣੀ।” -- ਸਿਰੀ ਬੇਣੀ, ੧, ੪ : : ੨ (93) 
ਲੋਚਨਿ -- ਲੋਚਦੇ ਹਨ, 'ਚਾਹੁੰਦੇ ਹਨ 
“ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ 
ਸੜੰਦੇ।” __-- ਗਉ ੪, ਵਾਰ ੧੨ : ੫ (306) 
ਲੋਚਾ -- ।. ਇਛਾ, ਚਾਹ, ਖਾਹਿਸ਼, ਉਮੰਗ, ਮਨਸਾ 
- ਸਿਰੀ ੫, ਅਸ ੨੯, ੧੫ : ੨ (74) 
2. ਅਖਾਂ ਨਾਲ 
ਲੋਚਾ ਸਮਸਰਿ ਇਹੁ ਬਿਉਹਾਰਾ।” 
_ -- ਗਉ ਕਬ, ੧੮, ੩ : ੩ (327) 
ਲੋਚਾਹੀ -- ਲੋਚੀਏ, ਖਾਹਿਸ਼ ਕਰੀਏ ਰ 
“ਬਿਨੁ ਕਰਮਾ .ਕਿਛੂ ਨ ਪਾਈਐ ਜੇ ਬਹੁਤੁ 
_ ਲੋਚਾਹੀ।” -- ਮਾਰੂ ੩, ਵਾਰ ੧੬ : ੩ (।092) 
ਲੋਚਿ -- ਚਾਹ ਨਾਲ, ਪਿਆਰ ਨਾਲ _ ਰ 
ਜੇ ਸਉ ਲੋਚਿ ਲੋਚਿ ਖਾਵਾਇਆ। ” 
-- ਭੈਰ ੫, ੫, ੧: ੧ (1136) 
“ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ 
ਮੇਟਿਆ ਜਾਇ।” 
-- ਸਿਰੀ ੩, ਅਸ ੧੯, ੩ : ੧ (65) 
ਲੋਚੀਜੈ -- ਲੋਚਦੇ ਹਨ, ਪ੍ਰਾਪਤ ਕਰਨਾ ਚਾਹੁੰਦੇ ਹਨ 
ਸੰਕਰੁ ਨਾਰਦੁ ਸੇਖ ਨਾਗ ਮੁਨਿ ਧੂਰਿ ਸਾਧੂ ਕੀ 
ਲੋਚੀਜੈ।” ਕਲਿ ੪, ਅਸ੬,੧:੧(13 
ਲੋਚੈ -- 1. ਚਾਹੈ, ਤਾਂਘ ਕਰੇ, ਇਛਾ ਕਰੇ 
“ਬਿਨੁ ਗੁਰ ਭਗਤਿ ਨ ਪਾਈਐ ਜੇ ਲੋਂਚੈ ਸਭੁ 
ਕੋਇ।” (ਢੂੰਡੇ) ਰ 
-- ਸਿਰੀ ੩, ੪੭, ੧” : 
“ਮੇਰਾ ਮਨੁ ਲੋਂਚੈ ਗੁਰ ਦਰਸਨ ਤਾਈ।” 


5 (31) 


-- ਸਿਰੀ ੩, 2੩, ੧ : ੧ (58) 





1326) | 


2159 ਲਭ 


-- ਮਾਝ ੫, ੮, ੧ : ੧ (96) 
“ਕਿਰਸਾਣੀ ਕਿਰਸਾਣੁ ਕਰੇ ਲੋਂਚੈ ਜੀਉ ਲਾਇ।” 
(ਜੀ ਕਰ ਕੇ ਚਾਹੁੰਦਾ ਹੈ) 
-- ਗਉ ੪, ੪੭, ੧ : ੧ (166) 
2. ਭਾਵ ਪਿਆਰ ਕਰੇ, ਚਾਹ ਕਰੇ 
"ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੌ 
ਲੋਚੈ ਸੋ ਗੁਰ ਖੁਸੀ ਆਵੈ।” 

-- ਗਉ ੪, ਵਾਰ ੩੨ਸ, ੪, ੨ : ੨ (317) 
ਲੋਟ ਪੋਟ -- ਲੇਟ ਕੇ ਪੋਟਲੀ ਦੇ ਸ਼ਕਲ ਬਣਿਆ 
““` ਭਾਵ ਬੇਹੋਸ਼, ਬੇਸੁਰਤ ਹੋਇਆ 
“ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ 
ਪੋਟ ਹੋਇ ਪਈਆ।” ਰ ਰ 

`- ਬਿਲਾ ੪, ਅਸ ੫. ੧" 
ਲੋਟੇ -- ਗੜਵੇ 
“ਗਲੀ ਜਿਨ੍ਹਾ ਜਪਮਾਲੀਆ ਲੋਟੇ ਹਥਿ ਨਿਬਗ।” 
- ਆਸਾ ਕਬ, ੨, ਸੀ 2 (472) 
ਲੋਣੁ -- ਲੂਣ, ਨਮਕ 
ਲੋਣੁ।” -- ਸਲੋ ਫਰ, ੪੪ : ੧ (1380) 
ਲੋਥਾ -- ਲੋਥ, ਮੁਰਦਾ ਸਰੀਰ ਰ 
“ਜਿਉ ਸਾਸ ਬਿਨਾ ਮਿਰਤਕ ਕੀ ਲੋਥਾ। ” 
-- ਗਉ ੫. ਸੁਖ ੧੩, ੫ : ੬ (250) 
ਲੋਧੇ - ਇਕ ਵਾਹੀ ਕਰਨ ਵਾਲੀ ਜਾਤੀ 
“ਪਾਂਡੇ ਤੁਮਰੀ ਗਾਇਤ੍ਰੀ ਲੋਥੇ ਕਾ ਖੇਤੁ ਖਾਤੀ ਥੀ। ” 


-- ਗੋਂਡ ਨਾਮ, 2. ੧ :.੧ (675) 


: ੨ (836) 


ਲੋਨ -- ਲੂਣ, ਨਮਕ 


“ਜੈਹਹਿ ਆਟਾ ਲੋਲ ਜਿਉ ਸੋਨ ਸਮਾਨਿ ਸਰੀਰੁ। ” 

- ਸਲੋ ਕਬ, ੧੧੭ : ੨ (370) 
ਲੋਠੁ - ਲੂਣ, ਨਮਕ 

ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੂ ਜਲਹਿ 
ਗਲਾਇਓ। - ਮਾਲੀ ੪, ੩, ੩ : ੨ (9857. 
ਲੋਨੂ ਹੋਇ ਜਾਈਂਐ। ” (ਲਾਜ ਨਾਲ ਲੂਣ ਵਤ ਹੋ 
ਜਾਈਦਾ ਹੈ ਭਾਵ ਸ਼ਰੌਮ ਨਾਲ ਘੁਲ ਘੁਲ ਮਰੀਦਾ 
ਹੈ) .- ਸਾਰ'੫, ੪੯, ੧: ੨ (1214) 


_ਲੋਭ -- ਲਾਲਚ 


“ਪੂੰਜੀ ਪਾਪ ਲੋਭ ਕੀ ਕੀਤੁ।” 


2160 


ਲੋਭਾਵੇ 





__ -- ਬਿਲਾ ੪, ਅਸ ੬, ੬: ੧ (837) 
ਲੋਭਨ -- ਲੋਭ, ਲਾਲਚ ਰ 
“ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ_ਰੰਗਿ 
ਰਚੇ ਗਿਆਨੀ। ?-- ਸੋਰ ੫, ੧੬, ੧ : ੨ (613) 
ਲੋਭਾ -- ਲੋਭ, ਲਾਲਚ 

-- ਗਉ ੫, ੮੮, ੧: ੪ (162) 

ਲੋਭਾਇ -- ਆਕਰਸ਼ਤ ਹੋਇਆ, ਖਿਚੇ ਜਾਣ ਨਾਲ, 
. ਜਾਣਾ 
“ਸ਼ਿਰਥਾ ਜਨਮੁ ਦੂਜੈ ਲੋਭਾਇ। ” 

-- ਆਸਾ ੩, ੪੫, ੨ : ੨ (362) 
ਲੋਭਾਇਓ -- ਮੋਹਿਆ ਗਿਆ, ਆਕਰਸ਼ਤ ਹੋਇਆ 
__ਰਚੇ ਗਿਆਨੀ।”-- ਸੋਰ ੫, ੧੬, ੧ : ੨ (613) 
ਲੋਭਾਇਆ -=- ਮੋਹਿਆ ਗਿਆ, ਆਕਰਸ਼ਤ 

ਹੋਇਆ ਰ 

“ਇਕੁ ਵਿਸਾਰਿ ਦੂਜੈ ਲੋਭਾਇਆ। ” 
-- ਮਾਂਝ ੩, ਅਸ ੪, ੨ : ੨(111) 


ਲੋਭਾਇਲੇ -- ਮੋਹੀ ਜਾ ਕੇ, ਲਲਚਾ ਕੇ 


ਲੋਭਾਇਲੇ। ” _-- ਗੋਂਡ ੫, ੨, ੩ : ੧ (862) 
ਹੁੰਦਾ 


ਰ “ ਆਸਾ ੧, ਅਸ ੧੫, ੩ : ੧ (419) 
ਹਿ ਲਲਚਾਏ ਰ੍ 

-- ਆਸਾ ੫; ` ੧੨੬, ੩ ੨ (403) 
ਲੋਭਾਹਿ - ਲਲਚਾਉਂਦਾ ਹੈ, ਮੋਹਿਆ ਜਾਂਦਾ ਹੈ 
“ਏਕੁ ਨ ਚੇਤਹਿ ਦੂਜੈ ਲੋਭਾਹਿ।” 


- ਬਿਲਾ ੩, ਵਾ ੨, ੮ : ੨ (542) 





ਲੋਭਾਂਗੈ -- ਲੁਭਾਇਮਾਨ ਹੁੰਦਾ ਹੈ, ਮੋਹਿਆ ਜਾਂਦਾ 


ਹੈ 
ਅਲਿ ਕਮਲਾ ਲੋਭਾਂਗੈ। ” 
-- ਸਾਰ ੫, ੨੮, ੧ : ੨ (1210) 
ਲੋਭਾਣਾ -- ਲੁਭਾਇਮਾਨ ਹੋਇਆ, ਮੋਹਿਆ ਗਿਆ 
ਜਾਈ।” - ਸਿਰੀ ੩, ੪੮, ੩ : ੧ (32) 
ਲੋਭਾਣੀ -- ਲੁਭਾਇਮਾਨ ਹੋਏ, ਮੋਹੇ ਗਏ, 
"ਮਾਇਆ ਮੋਹਿ ਦੂਜੈ ਲੋਭਾਣੀ। ” 
-- ਆਸਾ ੩, ੨੪, ੩ : ੨ (423) . 
ਲੋਭਾਣੇ -- ਲੁਭਾਇਮਾਨ ਹੋਏ, ਆਕਰਸ਼ਤ ਹੋਏ, 
_ਥਿਚੇ ਗਏ 
`ਵਿਡਾਣੀ।” ` -- ਸਿਰੀ ੩, ੪੫, ੧ :.੧ (31) 


_ਲੋਭਾਦਿ =- ਲੋਭ ਆਦਿਕ, ਲਾਲਚ ਵਗੈਰਾ 


"ਲੋਭਾਦਿ ਦ੍ਰਿਸਟਿ ਪਰਗ੍ਰਿਹਿ ਜਦਿ ਬਿਧਿ 
ਆਚਰਣ। ” -- ਗੂਜ ਜੈੇ, ੧, ੩ : ੧ (526) 
ਲੋਭਾਨਾ -- ਲੁਭਾਇਮਾਨ ਹੋਇਆ, ਆਕਰਸ਼ਤ 

ਹੋਇਆ ਰ 
"ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ।” 
- ਬਿਲਾ ੫, ੫੭, ੨ : ੧(੧15) 

ਲੋਭਾਨੁ -- ਲੋਭਵਾਨ/ਲੋਭੀ ਹੋਇਆ ਹੈ 

`-- ਸਿਰੀ ੫, ਪਹ ੪, ੩ : ੨ (598) 


ਲੋਭਾਨੇ -- ਲੁਭਾਇਮਾਨ ਹੋਇਆ 


ਅਭਾਗਾਂ। ' . -- ਸੋਰ ੧,.੧੦. ੧੯ : ੨ (598) 
ਲੋਭਾਵਹਿ -- ਲੁਭਾਇਮਾਨ ਹੋਇਆ 
-- ਰਾਮ ੧, ਅਸ ੨, ੪ : ੨ (903) 
ਰੀ 
“ਇਹੁ ਸੰਸਾਰੁ ਸਰਲ ਹੈ ਸੁਪਨੋ ਦੇਖਿ ਕਹਾ ਲੋਭਾਵੈ।” 
=- ਸਾਰ ੯, ੩; ੧ : ੧ (।231) 





ਲੋਭਿ ਰ ``. 2161. .___ਲੌੜੀਅਹਿ 
ਲੋਭਿ -- ਲਾਲਚ ਨੇ `| ਲੋਰੋਨੀ -- ਲੋਰੀ ਜਾ ਰ 
“ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ | “ਸਗਲ ਪਰਾਧ ਦੇਹਿ ਲੋਰੋਨੀ। ” 
ਅਹੰਕਾਂਰਿ। ?-- ਸਿਰੀ ੧, ਅਸ ੧੩, ੧: ੨ (61) - ਭੈਰ ੫. ੧, ੩ : ੧ (1136) 
ਲੋਭਿਤ -- ਲੁਭਾਇਮਾਨ ਹੋਣਾ, ਲਲਚਾਨਾ ___ | ਲੋੜਹਿ -- ।. ਚਾਹੇ, ਇਛਾ ਕਰੇ 
“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁ | “ਜੇ ਲੋੜਹਿ ਵਰੁ _ਕਾਮਣੀ ਨਹ. ਮਿਲੀਐ _ਪਿਰ 
ਮੋਹਿ ਆਹੀ ਪਿਆਸਾ।” ਜਾ ਕੁਰਿੰ।” _-- ਸਿਰੀ ੧, ੯, ੧: ੨ (17) 
-- ਧਨਾ ੫, ਸੋਹ ੩, ੪ : ੧ (13) “ਕੀਤਾ ਲੋੜਹਿ ਸੋ ਪ੍ਰਭਿ ਹੋਇ।” ਰਾ 
ਲੋਭੀ -- ਲਾਲਚੀ, ਲਾਲਚ ਕਰਨ ਵਾਲਾ ___ -- ਸੂਹੀ ੫, ੨, ੧ : ੧ (736) 
_“ਜਿਉ ਸਾਹਿਬੁ ਰਾਖੈ ਤਿਉ ਰਹੈ ਇਹੁ ਲੋਭੀ ਕਾ 2. ਲੜਦਾ ਹੈਂ, ਢੁੰਡਦਾ ਹੈਂ ੍ 
_ਜੀਉ ਟਲਪਲੈ। ”-- ਸਿਰੀ ੧, ੩੩, ੧ : ੨ (25) “ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ 
ਲੋਭੀਆ -- ਲੋਭ ਕਰਨ ਵਾਲਾ, ਲਾਲਚੀ ਅੰਗਿਆਰ। ?-- ਸਲੋ ਫਰ, ੪੩ : ੨ (1380) 
“ਕੋਈ ਜਿ ਮੂਰਖੁ ਲੋਭੀਆਂ ਮੂਲਿ ਨ ਸੁਣੀ | ਲੌੜਹੁ -- ਚਾਹੋ, ਇਛਹੁ ____ ਸਜ 
ਕਹਿਆ।” -- ਗਉ ੫, ਜਤ “ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ 











ਲੋਭੀਆਂ -- ਲਾਲਚੀਆਂ ਦੇ _ ਸਤਿਗੁਰ ਸਰਨਿ ਪਵੀਜੈ।” ੪ , 
ਆ) ਕਾਲੇ ਤਿਨ ਲੋਭੀਆਂ ਜਾਸਨਿ ਜਨਮੁ - ਕਲਿ ੪, ਅਸ ੬, ੫ : ੨ (1326). 
ਗਵਾਇ।” _ - ਸਲੋ ੩, ੪੦ : ੪ (1417) ਲੋੜਤੇ -- ਚਾਹੁੰਦੇ ਸੀ, ਢੂੰਡਦੇ ਸੀ 

_ਲੋਭੀਐ -- ਲਾਲਚੀ ਨੂੰ ੍ “ਸ਼ਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ 

ਰ੍ “ਜਿਉ ਲੋਭੀਐ ਧਨੁ ਦਾਨੁ।” ਜੈਸਾ।” -- ਗਉਂ ੫. ਛੰਤ ੧, ਵੋ: ੬ (247) 


ਲੋੜਨਿ -- ਚਹੁੰਨ, ਇਛਾ ਕਰਨ ਰ 
“ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ 
_ ਕੋਈ ਪਾਇਦਾ। ” 


ਨਾ ਪਰ ਸੋਲਾਂ ੫, ੧੦: ੩ (1076) 


- ਬਿਲਾ ੫, ਅਸ ੨, 2: ੨ (838) 

ਲੋਭੁ -- ਲਾਲਚ __. 
“ਕਾਮੁ ਕ੍ਰੋਧ ਲੋਭੁ 'ਬਿਨਸਿਆ ਤਜਿਆ ਸਭੁ 
__ਅਭਿਮਾਨੂ।” - : ਸਿਰੀ ੫, ੮੧, ੨ : ਛੇ (46) 








“ਏਹੁ ਮਨੋ ਮੂਰਖ ਲੋਭੀਆ ਲੋਡੇ ਲਗਾ ਲੋਬਾਨ।” “ਜਾ ਸਤਰ ਲੈਝਿ/ਲਹ ਜਿ ਪਾਈਐ ਸਜ 
`-- ਸਿਰੀ ੧, ੧੯, ੧; ੬ (੬੨)? ਸਵ” --.ਸਿਰੀ ੩. ੪੪,੨੩3: (30) ` 
ਲੋਰਉ -- _ਚਾਹੁੰਦਾ ਹਾਂ ਰ ਮੈ ਮਨੁ ਤੂ ਖੋਜਿ ਖੋਜੇਵਿਆ _ਜੋ. ਪ੍ਰਭ ਨੋਧਹਾ 
ਕਦ ਕਹ ਮਗਰ ਜਉ ਸਕੀ ਸਬ _ਲੋੜਿ।” (ਢੂੰਡ ਕੇ) 
ਸਨਾਇਆ। ”-- ਆਸਾ ਕਬ, ੬, ੪ : ੨ (477) -- ਗਉ ੪, ਵਾਰ ੨੪ਸ, ੪, ੧ : ੧ (313) 
ਲੋਰਹਿ -- ਲੋੜਦੇ ਹਨ, ਚਾਹੁੰਦੇ ਹਨ | ਲੋੜੀ -- 1. ਲਭਾਂ, ਲਭਦਾ ਹਾਂ ੮ 
“ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ। ” `ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ।” 
`_- ਗਉਂ ੫, ਬਾਅ ੨੧ਸ : ੨ (254) (ਟੋਲਦਾ ਹਾਂ) _ -- ਸੂਹੀ ੧, ੩, ੫ : ੨ (729) 
ਲੋਰੈ - ਲਭਦਾ ਹੈ, ਚਾਹੁੰਦਾ ਹੈ, ਇਛ ਰਤਾ “ਅਸ ਪਿਆਸੀ ਪਿਰ ਕਉ ਲੋੜੀ। ” (ਲਭਦੀ ਹਾਂ, 
"ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ਸਰ - ਸੂਹੀ ੫, ੪, ੧ : ੪ (737). 
ਿ 


ਰ੍ _-= ਗਉਂ ੫, ੧੫੦", ੧ : :੧(212) ਰ੍ ਰ੍ 
ਲੋਰੋ -- ਲੋੜ ਹੈ, ਆਵਸ਼ਕਤਾ ਹੈ “ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ 
ਪਰਧਾਨੇ । ''-- ਸੂਹੀ ੧, ਛੰਤ ੧, ੪ : ੩ (764) 


“ਗੁਰ ਗੁਰੁ ਕਰਤ ਮਨੁ ਲੋਚੋ।” (ਮਨ ਨੂੰ ਲੋੜ ਹੈ) `ਲੋੜੀ ੍ _ . 
__` ਕਾਨ ੫, 8੩, ੧” : ੨ (306) ਚ ਹ - ਚਾਹੀਏ, ਲਭੀਦੇ ਹਨ ਰ 


ਲੋੜੀਐ ਰ੍ ਰ 2162 ਲੋਤੈ 








“ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਰਨ - ਮਾਝ ੫, ੧੦, ੨ : ੨ (97) 
ਕਮਾਵਉ ।  -- ਗਉ ੪. ਵਾਰ ੧੭ : ੧ (322) । ਲੋੜੀਦੇ - ਇਛਾ ਕਰਦੇ, ਲੋੜਦੇ, ਢੂੰਡਦੇ 

ਲੋੜੀਐ -- ਚਾਹੀਏ, ਇਛਾ ਕਰੀਏ "ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆਂ।” 
“ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ।” -- ਵਡ ੫, ਛੰਤ ੨੪ਸ : ੧ (578) 


- ਸਿਰੀ ੪, ਵਾਰ ੨੦ : ੧ (9।) | ਲੋੜੇ -- ਚਾਹੇ, ਇਛੇ, ਲੋਚੇ 





“ਜਿਣਿ ਜਿਣਿ ਲੈਨਿ ਰਲਾਇ ਏਹੋ ਏਨਾ ਲੋੜੀਐ।” | "ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ।” 
(ਚਾਹੀਦਾ ਹੈ ਭਾਵ ਇਛਾ ਹੈ) -- ਸਿਰੀ ੫, ੮੦, ੩ : ੩ (45) 
- ਗੂਜ ੫, ਵਾਰ ੧੫ : ੪ (522) ਤਨ ਸਭ ਧਿਆਇਦੀ ਸੇ ਬਾਇ ਪਏ ਜੋ ਸਾਹਿਬ 

ਲੋੜੀਜੈ - ਚਾਹੀਦੀ ਹੈ ਲੋੜੇ। ” (ਚਾਹੇ ਭਾਵ ਪਰਵਾਨ ਪਏ, ਕਬੂਲ ਹੋਏ) 
“ਕਿਉਂ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਦੀ `__ - ਗਉ ੪, ਵਾਰ ੧੧ : ੩ (306) 
ਵਸਤੁ ਸੋ ਲੈ ਜਾਇ ਜੀਉ।” “ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ 

-- ਆਸਾ ੪, ਛੰਤ ੧੩, ੨ : ੩ (447) ਲੋੜੇ । ` (ਲੋਚੇ) 

ਲੋੜੀਦੜਾ -- ਲੋੜੀਂਦਾ ਹੈ, ਚਾਹੀਦਾ ਹੈ, ਦੀ ਇਛਾ - ਗਉ ੫, ਵਾਰ ੨੧ : ੫ (323) 
`. ਹੈ, ਦੀ ਸਿਕ ਹੈ _ਲੋੜੈ -- ਚਾਹੁੰਦਾ, ਇਛਦਾ, ਮੰਗਦਾ 
`ਲੋੜੀਦੜਾ ਸਾਜਨੁ ਮੇਰਾ।” "ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ।” 
- ਜੈਤ ੫, ੪, ੧੯ : ੧ (700) - ਸਿਰੀ ੧, ਅਸ ੧੫, ੬ : ੧ (63) 


ਲੋੜੀਦਾ -- ਚਾਹੀਦਾ ਸੀ, ਦੀ ਇਛਾ (ਸਿਕ) ਸੀ | _“'ਰੂੜੋਂ ਮਨੁ ਹਰਿ ਰੰਗੋ ਲੋੜੈ।” (ਮੰਗਦਾ ਹੈ) 
“ਜੋ ਲੋੜੀਦਾ ਸੋਈ ਪਾਇਆ।” - ਟੈਂਡੀ ੫, ੧2, ੧" : ੧ (715) 


ਵ 
ਵਸ -- ਕਾਬੂ, ਅਧੀਨ - ਸਾਰ ੪, ਵਾਰ ੧ਸ, ੧, ੩: ੫ (1237). 


“ਪੰਚ ਚੇਲੇ ਵਸ ਕੀਜਹਿ ਰਾਵਲ ਇਹੁ ਮਨੁ ਕੀਜੈ | ਵਸੰਤੀ - ਵਸਣ ਲਗੀ ਰ 
ਡੰਡਾਤਾ।”__-- ਗਉ ੧, ੧੫, ੧ : ੨ (155) | “ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ -ਜਨ 
ਵਸਈ -- ਵਸਦਾ, ਨਿਵਾਸ ਕਰਦਾ, ਸਥਿਤ ਹੁੰਦਾ ਨਾਨਕ ਸੁਖਿ ਵਸੰਤੀ। ” 














“ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ -- ਸੋਰ ੫, ੬੨, ੪ : ੩ (625) 
ਲੇਖਿ।” - ਸਿਰੀ ੫, ੮੫, ੧ : ੩ (47) | ਵਸਤੂ -- ਪਦਾਰਥ, ਵਸਤੂ 
ਵਸਸੀ -- ਵਸੇਗਾ, ਪਵੇਗਾ (ਮੀਂਹ) ਰ _ “ਗੁਰਮੁਖਿ ਵਸੜੁ_ਵੇਸਾਹੀਐ ਸਚੁ ਵਖਰੁ ਸਚੁ' 
“ਆਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੂ [ __ਰਾਂਸਿ।” ___ -- ਸਿਰੀ ੧, ੧੧, ੪ : ੧ (16) 
ਹਰਿਆ ਹੋਇ।” ਰ (ਜਸ ਸਿਸ ਇ 
`_-- ਮਲਾ ੧, ਵਾਰ ੭ਸ, ੩, ੧: ੨ (1281) | _ਮੌਤੀ।” (ਨਾਮ ਪਦਾਰਥ) . ਨ 
ਵਸਹਿ -- ਵਸਦੇ ਹਨ, ਨਿਵਾਸ ਕਰਦੇ ਹਨ, ਸਥਿਤ ਰ ਦ ਭਾਮ੧, ਓਅੰ ੨ : ੨ (930) 
“ਤਿਥੈ ਭਗਤ ਵਸਹਿ_ਕੇ ਲੋਅ।” (ਨ ਤਕ ਅਘ 
ਰ -- ਜਖੂ ੧, ੩੭ : ੯ (8) ਰ - ਗਉ ੫. ਵਾਰ ੧੩ : ੧ (321) 
“ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ।” ਵਸਤ੍ਰ -- ਕਪੜੇ ਰ 


- ਸਿਰੀ ੧, ੨੯, ੨ : ੩ (24) | “ਵਸਤ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ _ 
“ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ | ਹੋਵੈ। -- ਮਾਝ.੧, ਵਾਰ ੪ਸ, ੧, ੨ : ੧0139) ` 
`ਲਹਹਿ ਮਹਲੁ।” (ਵਸੇ ਗਾ, ਰਹੇਂ ਗਾ) ਵਸੰਦੜੋ -- ਵਸ ਜਾਏ 
'- ਸਿਰੀ ੩, ੫੯, ੧“ : ੨ (37) | “ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ 
“ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ।” (ਵਸਦਾ - ਉਲਾਹਿ। ” 


ਹੈ) -- ਸੂਹੀ ੧, ਅਸ ੩, ੩ : ੨ (752) - ਜੈਤ ੫, ਵਾਰ ਪਸ, ੫, ੨ : ੨ (706) 
ਵਸਹੁ -- ਵਸੋ, ਨਿਵਾਸ ਕਰੋ ___ ਵਸਦਾ -- ਨਿਵਾਸ ਕਰਦਾ 

ਆਪਿ।” -- ਆਸਾ ੫, ੧੩੯, ੧”: ੨ (405) ਰ੍ `-- ਮਾਰੂ ੫, - ਵਾਰ ੧੦ : ੮ (1095) 
ਵਸਗਤਿ -- ਕਾਬੂ, ਵਸ ਵਿਚ, ਅਧੀਨ, ਅਧਿਕਾਰ ਵਸੰਦਾ - - ਵਸਦਾ ਹੈ, ਨਿਵਾਸ ਕਰਦਾ ਹੈ 
“ਸਭ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਭਤਾਰੁ ਵਸੰਦਾ।”` 

_ਖਾਕੁ ਰਲਿਆ। ”-- ਸਿਰੀ ੫, ੭੨, ੩ : ੨ (42) | -- ਜੈਤ ੫, ਛੰਤ ੧, ੩ :.੬ (704) 
“ਸਭ' ਕਿਛੁ ਵਸਗਤਿ ਸਾਹਿਬੈ ਆਪੇ ਕਰਣ | ਵਸਦੀ -- ।. ਵਸਦੀ ਰਸਦੀ ਕੀਤੀ, ਵਸਾ ਦਿੱਤੀ 
__ ਕਰੇਵ।” _. -- ਸਿਰੀ ੫, ੭੫, ੩ : ੨ (44) “ਧਾਰਿ ਅਨੁਗ੍ਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ 
ਵਸਤ -- ਵਸਦੇ ਹੋਏ, ਨਿਵਾਸ ਕਰਦੇ __ ਆਪਿ।” _- ਟੋਡੀ ੫; ੧੪, ੧“ : . 3 (714) 


“ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ। ” | 2. ਵਸੋਂ, ਆਬਾਦੀ 


ਵਸੰਦੀ 


“ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ। ” 


-- ਫੁਨ ੫, ੧੦ : ੩ (1362) 
ਵਸੰਦੀ -- ਵਸੀ ਹੋਈ/ਟਿਕੀ ਹੋਈ ਹੈ 
- ਗੂਜ ੫, ਵਾਰ ੧੧ਸ, ੫, ੨ : ੧ (521) 
ਵਸੰਦੀਆ -- ਵਸਦੀਆਂ ਹਨ, ਰਹਿੰਦੀਆਂ ਹਨ 
ਰਾਇ।” ` _-- ਮਾਝ ੫, ਬਾਰਾ ੮ : ੯ (135) 
ਵਸੰਦੋ -- ਵਸਦਾ ਸੈਂ 
“ਮੁਖੁ ਤਲੈ ਪੈਰ ਉਪਰੇ ਵਸੰਢੋ ਨ 
-- ਜੈਭ ੫, ਵਾਰ ੨ਸ, ੫, ੨ : ੧ (706) 
ਵਸਨਿ - ਵਸਦੇ 
ਜੋ ਜੀਅ ਹਰਿ ਤੇ ਵਿਛੂੜੇ ਸੇ ਸੁਖਿ ਨ ਵਸਨਿ 
ਭੈਣ।” - ਮਾਂਝ ੫, ਦਿਨ ੧ : ੪ (136) 
ਵਸੰਨਿ -- ਵਸਨ, ਵਸਦੇ ਹਨ 
“ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ 
__ ਵਸੰਨਿ। ”-- ਗਉ ੪, ਵਾਰ ੪ਸ, ੪, ੧: ੨ (301) 
ਵਸੰਨਿ੍‌ -- ਵਸਦੇ ਹਨ 
“ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍। ” 
-- ਸੂਹੀ. ੧, ੩, ੩ ? ੧ (729) 
ਵਸਾ -- ।. ਵਸਦਾ ਹਾਂ ਰ 
"ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ 
ਜੀਉ।” - ਸੂਹੀ ੧, ਕੁਚ ੨ : ੨ (762) 
2. ਸਥਿਤ ਕਰ, ਵਸਾ ਦੇ 


- ਮਾਰੂ ੩, ੧, ੧": `: ੧ (993) 
` ਵਸਾਂ -- ਨਿਵਾਸ ਕਰਾਂ, ਸਥਿਤ ਹੋਵਾਂ 
“ਨਾਵੈਂ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ।” 


- ਸਿਰੀ ੧, ਅਸ ੪, ੫ : ੩ (55) 
“ਜੋਰਿ ਤੁਮਾਚੈ ਸੁਖਿ ਢਸਾਂ ਸਚ਼ ਸਬਦ ਵੀਸਾਣ।” | 
_ (ਵਸਦਾ ਹਾਂ)-- ਗਉ ੫, ੧੬੯”, ੧” : ੨ (217) 
ਵਸਾਇ -- ।. ਵਸਾ ਲੈ 
“ਗੁਰ ਕੇ ਚਰਣ ਹਿਰਦੈ ਵਸਾਇ। ? 


-- ਗਉ ੫, ੧੨੩, ੨ : ੧ (190) 


-?ਵਸ ਚਲੇ 
“ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਚਿ 
ਵਸਾਇ।” 


2164 


ਵਸਾਇਦਾ 











- ਬਿਹਾ ੪, ਵਾਰ ੧੬ਸ, ੩, ੧ : ੫ (554) 
"ਗੁਰਮਤੀ ਜਾਗੇ ਤਿਨ੍ੀ ਘਰ_ਰਸ਼ਿਆ ਦੂਤਾ ਕਾ 
ਕਿਛੁ ਨ ਵਸਾਇ।” 
-- ਮਲਾ ੧, ਵਾਰ ੮ : ੮ (1282) 
` ਵਸਾਇਅਉ। ” - ਸਵ ੪, ਕਲ ੮ : ੫(1397) 
ਤਤ 
ਜੀਉ।”” -- ਸਿਰੀ ੫, ਅਸ ੨੯, ੬ : ੩ (73) 
ਵਸਾਇਆ -- ।. ਵਾਸਾ ਕਰਵਾਇਆ, ਸਥਿਤ 
ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੂ।” 
-- ਸਿਰੀ ੧, ਅਸ ੨, ੫: 2 (54) ` 
"ਜੀਅ ਜੰਤ ਸਭਿ ਸੁਖੀ ਵਸਾਇਆ।” (ਵਸਾਏ, 
ਸਥਿਤ ਕੀਤੇ) -- ਮਾਝ ੫, ੩੯, ੧ : ੨ (105) 
2. ਆਬਾਦ ਕੀਤਾ ਰ 
“ਮਨ ਇਛੇ ਸੇਈ ਫਲ ਪਾਏ ਕਰਤੈ ਆਪਿ 
ਵਸਾਇਆ ਰਾਮ।” 
- ਸੂਹੀ ੫, ਛੰਤ ੯. ੧ : ੩ (7੩3) 
“ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੁਰ।” 

-- ਰਾਮ ਬਸ. ਵਾਰ ੫ : ੧ (967) 

ਗਜ ਵਸਾਨ ਨਾਲ, ਸਥਿਤ ਕਰਨ ਨਾਲ, 
ਟਿਕਾਉਣ ਨਾਲ 
ਹੋਵੈ ਆਸ ਨਾਇ ਮੰਨਿ ਵਸਾਇਐ।” 
- ਗੁਜ ੫, ਵਾਰ ੮ : ੪ (320) 
ਵਸਾਇਸੀ -- ਵਸਾਏ ਗਾ. ਟਿਕਾਏ, ਸਥਿੰਤ ਕਰੇਗਾ _ 
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ _ 
ਰਿ 
-- ਗਉ ੪. ਵਾਰ ੧੮ਸ, ੪. ੧: ੨ (310) 
ਵਸਾਇਹੁ - ਵਸਾਓ, ਟਿਕਾਓ 
“ਹਿਰਦੈ ਨਾਮੁ ਵਸਾਇਹੁ।” 

- ਸੋਰ ੫, ੫੨, ੧ : ੧ (621) 
ਵਸਾਇਦਾ -- ਵਸਾਉਂਦਾ ਹੈ, ਟਿਕਾਉਂਦਾ ਹੈ 
“ਆਪਣੈ ਭਾਣੈ ਸਦਾ ਰੰਗਿ ਰਾਤਾਂ ਭਾਣੈ ਮੰਨਿ 
ਵਸਾਇਦਾ। ` ਰ੍ 


- ਮਾਰੂ ੩, ਸੋਲਾ ੧੫, ੧੦ : ੩ (059) 


ਵਸਾਈ 


2165 


ਵਸਿ 





ਵਸਾਈ -- 1. ਵਸਾਉਂਦਾ ਹੈ, ਟਿਕਾਉਂਦਾ ਹੈ 
ਮੰਨਿ ਵਸਾਈ। ” 
-- ਸਿਰੀ ੩, ੪੮, ੪ : ੨ (32) 
“ਗੁਰ ਪਰਸਾਦੀ-ਮੰਨਿ ਵਸਾਈ। ” (ਟਿਕਾਈ ਰੁਖ) 
- ਮਾਝ ੩, ਅਸ ੨, ੪ : ੨ (110) 
“ਕਰਣੀ ਕੀਰਤਿ ਨਾਮੁ .ਵਸਾਈ।” (ਟਿਕਾਈ, 
ਸਥਿਤ ਕੀਤੀ)-- ਆਸਾ ੩, ੪੬, ੨ : ੩ (363) 


“ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ। ” 


(ਵਸਾਉਂਦਾ ਹਾਂ, ਟਿਕਾਉਂਦਾ ਹਾਂ) 
-- ਸਾਰ ੪; ਵਾਰ ੪ : ੩ (1239) 
2. ਵਸ ਚਲਣਾ 
ਤਿਨ ਕਾ ਕਿਛੁ ਨ ਵਸਾਈ। ” 
- ਆਸਾ ੩, ਛੱਤ ੭, ੯ : ੩ (441) 
ਵਸਾਈਆ -- ਵਸਾਈਦੀਆਂ ਹਨ, ਟਿਕਾਈਦੀਆਂ 
ਹਨ ਰ 
“ਜਾ ਤਿਸੁ ਭਾਣਾ ਤਾ ਮਨਿ ਫਸਾਈਆ। ” 


-- ਆਸਾ ੧. ਵਾਰ ੧੮ : ੩ (473) 


ਵਸਾਈਐ -- ।. 


ਵਸਾਨ ਨਾਲ, ਸਥਿਤ ਕਰਨ 


__ ਨਾਲ 


<- ਮਾਝ ੧, ਵਾਰ ੨੦ : ੬ (147) 


“ਲਾਹਾ ਸਚੁ ਨਿਆਉ ਮਨਿ ਵਸਾਈਐ। ” 


-- ਆਸਾ ੧, ਅਸ ੧੬, ੬ : .੧ (420) 


2. ਵਸਾਨਾ ਚਾਹੀਦਾ ਹੈ, ਵਸਾਈਦਾ ਹੈ 
“ਰਾਤਿ`ਦਿਹੈ ਹਰਿ ਨਾਉ ਮੰਨਿ ਵਸਾਈਐ। ” 
__ = ਸੂਹੀ ੧, ਅਸ ੪, ੮ : ੧ (752) 
ਵਸਾਏ -- 1. ਸਥਿਤ ਕਰੇ, ਟਿਕਾਏ 


“ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ।” 
-- ਸਿਰੀ.੩, ੪੧, ੩ : ੧ (29) | 


2. ਵਸਾਨ ਨਾਲ 
“ਅਨ ਰਸੁ ਚੂਕੈ ਹਰਿ ਰਸੁ ਮਨਿ ਵਸਾਏ।” 


-- ਮਾਝ ੩, ਅਸ ੧੧, ੩: ੨ (115). 


ਇੰ 


ਤਲ” 


- ਸਲੋ ਫਰ, ੬੬ : ੧ (1381) 





ਵਸਾਹਿ -- ਵਸਾਏ, ਟਿਕਾਏ, ਸਥਿਤ ਕਰੇ 


ਸਦ 
- ਬਿਲਾਂ ੧; ਅਸ ੧,੭2:8੪ (831) ` 
ਵਸਾਵਏ -- ਵਸਾਏ, ਟਿਕਾਏ, ਸਥਿਤ ਕਰੇਂ 
“ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ।” 
-- ਰਾਮ ੩, ਅਨੰੰ ੩ : ੩ (917) 
ਵਸਾਵਹੇ -- ਵਸਾ ਲਏ, ਟਿਕਾ ਲਏ 
“ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ 
_ ਵਸਾਵਹੇ।” -- ਵਡ ੧, ਛੰਤ ੨, ੫ : ੪ (567) 
ਵਸਾਵਣਾ -- ਟਿਕਾਉਣਾ, ਵਸਾਣਾ 
“ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ।” 
_-- ਮਾਝ ੧, ਵਾਰ ੨੧ : ੮ (148) 


ਵਸਾਵਣਿਆ -- ।. ਵਸਾਇਆ ਹੈ, ਟਿਕਾਇਆ 


-- ਮਾਝ ੧, ਅਸ ੧, ੧" 


: ੨ (109) 
4 ਵਸਾਉਣ ਨਾਲ; ਟਿਕਾਉਣ ਨਾਲ 


'- ਮਾਝ ਡੇ. ਅਸ ੪, ੧. 243-(4114.. 


| ਵਸਾਂਵੈ - ਟਿਕਾ ਦੇਵੇ, ਵਸਾ ਦੇਵੇ 


“ਜਿਸ ਕੈ ਅੰਤਰਿ ਸਾਚੁ ਵਸਾਵੈ। ” 
```` ਗਉਂ ੧, ਅਸ੬,੨: ਜਿ 

ਏਕਾਦਸੀ ਇਕੂ ਰਿਦੈ ਵਸਾਂਵੈ।” 

ਟਿਕਾਏ) ` -- ਬਿਲਾ ੧, ਥਿਤੀ ੧੩ : (ਜਿ 
ਵਸਿ -- ।. ਕਾਬੂ, ਅਧੀਨ, ਅਧਿਕਾਰ __ 
“ਜਿਨਾਂ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ 

ਵਸਿ ਕਾਲ।”” -- ਸਿਰੀ ੪, ੬੬, ੩ : ੧ (40) 
“ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ।” 

(ਭਾਵ ਆਸਰੇ) 








ਵਸਿਓ 2166. ਰ ਰ੍ `_``` . .'.ਵਸੈਂ' 
ਰ - ਸਿਰੀ ੧, ਅਸ ੧੫, ੫ : ੩ (63) ਹੈ ਰ ਸਿ 
“ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ “ਮੇਰੇ ਮਨ ਸੇਵਹੁ ਸੋ ਪ੍ਰਭ ਸਬ ਸੁਖਦਾਤਾ ਜਿਤੁ 
_ਕੌਇ।” (ਅਧਿਕਾਰ ਵਿਚ, ਹੱਥ ਵਿਚ) _ਸੇਵਿਐ ਨਿਜ ਘਰਿ ਵਸੀਐ।” 
_-- ਸਿਰੀ ੪, ਵਾਰ ੧੮ਸ, ੩, ੧ : ੪ (90) - ਗਉ ੪, ੫੭, ੨ : ੧ (170) 
"ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ। ” | ਵਸੀਜੈ -- ਵਸਦੇ ਹਨ 
_ (ਕਾਬੂ ਵਿਚ) _-- ਗਉ ੪, ੪੩, ੨ : ੧ (65) | “ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ 


“ਮਨ ਤਨ. ਅੰਤਰਿ ਵਸਿ ਰਹੇ ਨਾਨਕ ਨਹੀ 


ਸੁਮਾਰੁ। ' -- ਮਾਝ ੫, ਦਿਨ ੨ : ੮ (137) 
3. ਭਾਵ ਰਜ਼ਾ ਵਿਚ ਰ੍ 
` “ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ 


ਕਾ ਮੰਗਲੁ ਗਾਵਹ।”” (ਰਜ਼ਾ ਵਿਚ ਤੁਰੀਏ) 


-- ਬਿਲਾ ੫. ਛੰਤ ੩, ੧ : ੧ (847). 


ਵਸਿਓ -- _ਸਥਿਤ ਹੋਇਆ, ਵਸਿਆ, ਟਿਕਿਆ 
"ਜਾ ਮਨਿ ਵਸਿਓ ਹਰਿ ਕੋ ਨਾਮੁ।” 

-- ਗਊ ੫, ੧੧੧", ੧ : ੩ (202) 
ਵਸਿਅੜਾ -- ' ਵਸਿਆ ਹੋਇਆ ਹੈ ਰ 
“ਤੂੰ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ 
ਢੇਰੀ।” _ ਤੁਥਾ ੧, ਛੰਤ ੪, ੨ : 2 (111) 
(ਗੁਰ ਪਰਸਾਦਿ ਨਾਨਕ ਮਨਿ ਵਸਿਆ ਦੁਖਿ ਨ 
ਕਬਹੂ ਝੂਰਉ ਬੁਝਿ ਪ੍ਰਭ ਕਉ।” ਰ 


- ਜੈਤ ੫, ੩, ੪ : ੧(700) [ 


_ ਵਸਿਐ -- ਵਸਨ ਨਾਲ, ਟਿਕਨ ਨਾਲ 
_ “ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ 
ਹੋਇ।” -- ਸਿਰੀ ੧, ੧੧, ੨ : ੩ (18) 
ਵਸੀ -- ਨਿਵਾਸ ਕੀਤਾ, ਰਹੀ, ਵਸਦੀ ਹੈ 
ਵਿ ਰਿ 
-ਰਾਸਿ।” (ਭਾਵ ਆਈ, ਰਹੀ) ਰ੍ 


.- ਸਿਰੀ '੧, ਅਸ ੨, ੧ : ੩ (54) | 


_"ਜਿਚਰੁ ਵਸੀ ਪਿਤਾ ਕੈ ਸਾਥਿ।” 


“ਦਮ ੬... 2... ਬ੧4047191 


ਵਸੀਅਲੇ -- ਵਸਦਾ ਹ ਰ 
"ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ 
ਮੂਲੁ ਪਛਾਣਿ ਰਹੈ।” 


- ਰਾਮ ੧, `ਸਿਗੋ ੬੫ : ੧(945)1 
-. ਵਸੀਐ - _ ਵਸੀਦਾ ਹੈ, ਨਿਵਾਸ ਕਰੀਦਾ ਹੈ, ਟਿਕੀਦਾ | 





ਵਸੀਜੈ।” 


'- ਗੂਜ ੩, ਵਾਰ ੧੬ : ੪ (515) 


, ਵਸੂ -- ਵਸ, ਨਿਵਾਸ ਕਰ, ਚਹੋ 


“ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ।” 
-- ਸਿਰੀ ੫; ੯੩, ੩ : ੧ (50) 


ਵੰਸੁ - ।. ਬੰਸਰੀ, ਵੰਝਲੀ 


"ਆਪੇ ਸਾਵਲ ਸੁੰਦੂਰਾ ਪਿਆਰਾ ਆਪੇ ਵੰਸੂ 
ਵਜਾਹਾ। ” _` -- ਸੋਰ ੪, ੬, ੨ : ੨ (606) 
ਵਯ ਨ . 
“ਧੰਨੁ ਸੁ ਵੰਸੂ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ 
ਜਨ ਆ ੭, ੩! ੧ (1135) 
ਵਸੇ -- ।. ਸਥਿਤ ਹੋਏ .. ਦਿ, ਨਿੰਵਾਸ ਕਰੇ _ 
ਰਜ ਰੀ 
- ਮਾਂਝ ੫, ੪੩, ੧ : ੨ (107) 
“ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ 
_ ਸਬਦਿ ਵਸੇ।” (ਵਿਚ ਹੀਆ ਜਾਂਦੇ ਹਨ) 
- ਪ੍ਰਭਾ ੧, ੧੬, ੪ : ੧ (1332) 
2. ਬਸ, ਕਾਫੀ ਹੈ_ ਨਾ 
“ਹਮਾ ਰਾ ਏਕੁ ਆਸ ਵਸੇ।” 
- ਮਾਝ ੧, ਵਾਰ ੧੩ਸ, ੧, ੫ : : ੨ (144) 
ਵਸੇਹਾ -- ਵਸਦਾ ਹੈ 
“ਅੰਮਿ੍‌ਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ 
_ਹੋਵੈ ਤਿਸੁ ਰਿਦੈ ਵਸੇਹਾ।” 
- ਰਾਮ ੫. ਵਾਰ ੭ਸ, ੫, ੨ : ੧੨ (961) 
"ਮੁਕਤਿ ਭਇਆ ਜਿਸੁ ਰਿਦੈ ਵਸੇਰਾ।” 
ਰ੍ -- ਮਾਝ ੫, ੨੩, ੪ : ੨ (101) 
ਵਸੈ -- ।. ਨਿਵਾਸ ਕਰਦਾ ਹੈ, ਵਸਦਾ ਹੈ 
ਜਨ ਕੇ ਰਮ ਵੈ ਮਨ ਮਿ” 
-” ਜਪੁ ੧, ੩੭ : ੮ (8) 
2. ਵਰ੍ਹੇ, ਬਰਸੇ, ਮੀਂਹ ਪਵੇ 
“ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ।” 


ਇਸ 


ਵਸ 


% 





-- ਮਲਾ ੧, ਵਾਰ ੨ਸ਼, ੧, ੧ : ੧ (1279) 
_ਵਸ੍ਹੰ - ਵਸ ਕਰ ਲੈਣਾ 
ਤਸਕਰਹ। ” _-- ਸਸ ੫, ੨੯ ੫ (1356) 


2167 
“ਹੋਰਿਂਉ ਗੰਗ ਵਹਾਇਐ ਦੁਨਿਆਈ ਆਥੈ ਕਿ 





ਵਹਣ -- ਹੇ ਵਹਾ ! 
“ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ।” 
ਸਨੀ ਗਰ, ੯੩੨ ੧1382) 
ਰਜ ਵਹਾ ਵਿਚ ਭਾਵ ਨਦੀ ਵਿਚ 
“ਦੂਜੈ ਭਾਵ) ਨਾਨਕ ਵਹਣਿ ਲੁੜ੍ਹੰਦੜੀ ਜਾਣਿ।” 
-- ਸਲੋ ੫, ੧੬ : ੨ (1425) 
2. ਵਹਾ/ਰੋਹੜ ਵਿਚ 
“ਢਹਦੀ ਜਾਇ ਕਰਾਰਿ ਰਾ ਵਹੰਦੇ ਮੈ 
ਡਿਠਿਆ।” 
- ਮਾਰੂ ੫, ਵਾਰ ਦਸ,.੫, ੩ : ੧(1097) 
ਵਹਣੁ -- ਵਹਾ, ਰੋਹੜ ਭਾਵ ਰੁਖ 
“ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ । ” 
-- ਸਲੋ ਫਰ, ੮੪: ੨ (1382) 
ਵਹਦਿਆ -- ਰੁੜਦਿਆ ਰ 
-- ਆਸਾ ੫, ੧੧੦, ੧ : ੨ (398) 
ਵਹੰਦੇ -- ਵਗਦੇ ਰ 
“ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ 
ਡਿਠਿਆ।” 
- ਮਾਰੂ ੫, ਵਾਰ ਦਸ, ੫, ੩ : ੧ (1097) 
ਵਹਨਿ -- ਵਗਦੀਆਂ ਹਨ ਰ 
“ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ।” 








` - ਸਲੋ ੧, ੪ : ੧ (1410) 
ਵਹੰਨਿ -- ਵਗ ਤੁਰਦੇ ਹਨ 
“ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ।” 
-- ਕਾਨ ੪. ਵਾਰ ੮ਸ, ੪, ੧ : ੧ (1316) 
ਵਹੰਨ੍ਿ - ਵਗਦੀਆਂ 
“ਫਰੀਦਾ ਰਬ ਖਜੂਰੀ ਪਕੀਆਂ ਮਾਖਿਆ ਨਈ 


ਵਹੰਨ੍।” __-- ਸਲੋ ਫਰ, ੮੯ : ੧ (1382) 
ਵਹਾਇਦਾ -- ਵਗਾਉਂਦਾ 


“ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ 


ਵਖਤ -- 





ਵਹਾਇਦਾ। ”-- ਮਾਰੂ ੧, ਸੇਲਾ ੧੫, ੨ : ੩ (1035) 


ਵਹਾਈਐ -- ਵਗਾ ਦਿੱਤੀ ` 


ਵਖਤ . 





ਕਿਓਨੁ।” -- ਰਾਮ ਬਸ, ਵਾਰ ੪ : ੧,(967) 
“ਓਹ ਜਿ ਦਿਸੇ ਖੂਹੜੀ ਕਉਨ ਲਾਜ ਵਹਾਰੀ।' 
-- ਗਉ ਕਬ, ਪਨ, ੨ : ੧ (333) 
ਵਹਿ -- ਵਗ ਕੇ 
“ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੂ 
-ਵਹੇ ਵਹਿ ਚਲੈ ਜੀਉ।” 
-- ਮਾਝ ੧, ੧, ੩ : ੩ (94) 
ਵਹੀ -- ਹਿਸਾਬ ਦੀ ਕਿਤਾਬ 
“ਲੇਖਾ ਰਬ ਮੰਗੇਸੀਆ ਬੈਠਾ ਕਢਿ ਵਹੀ। ” 
-- ਰਾਮ ੩, ਵਾਰ ੧੩ਸ, ੧, ੨ : ੨ (953) 
ਵਹੁ -- ਉਹ 
“ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ 
ਮਾਨੁ। ” -- ਸਲੋ ੯, ੧੯ : ੨ (1427) 
ਵਹੁਟੀ -- ਪਤਨੀ, ਬਹੂ ਰ 
“ਜਿੰਦੁ ਵਹੁਣੀ ਮਰਣੁ ਵਰੁ ਲੈ ਜਾਸੀ ਪਰਣਾਇ। ” 
- ਸਲੋ ਫਰ, ੧ : ੫ (1377) 
ਵਹੇ -- ਵਗੇ 
“ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ 
ਵਹੇ ਵਹਿ ਚਲੈ ਜੀਉ।” 
-- ਮਾਝ ੧, ੧, ੩ : ੩ (94) 
ਵਹੇਲਾ -- ਛੇਤੀ, ਸ਼ੀਘਰ 
“ਜਪ ਤਪ ਕਾ ਬੰਧੁ ਬੇਤੁਲਾ ਜਿਤੁ ਲੰਘਹਿ ਵਹੇਲਾ। ” 
- ਸੂਹੀ ੧, 8,੧: ੧ (729) 
ਵਹੈਂ -- ਵਗਦੀ ਹੈ ਰ 
“ਭੈ ਵਿਚਿ ਪਵਣੁ ਵਹੈ ਸਦਵਾਉ।” 
-- ਆਸਾ ੧, ਵਾਰ ੪ਸ, ੧, ੧ : ੧ (464) 
“ਭਾਣੈ ਥਲ ਸਿਰਿ ਸਰੁ ਵੰਹੈ ਕਮਲੁ ਫੁਲੈ ਆਕਾਸਿ 
ਜੀਉ।” (ਵਗ ਤੁਰੇ) 
- ਸੂਹੀ ੧, ਕੁਚ ੨ : ੪. (762) 
ਸਭ ਵਜਾਇਦਾ।” (ਸੁਆਸ ਚਲਦਾ ਹੈ) 
- ਮਾਰੂ ੩, ਸੋਲਾ ੧੮, ੪ : ੩ (1061). 
(ਫਾ. ਵਕਤ) ਸਮਾਂ, ਮੌਸਮ, ਘੜੀ, ਪਲ 
-ਕੁਰਾਣਾ।” -- ਸਿਰੀ ੧, ੨੮, ੪ : ੧ (24) 





-- ਮਾਝ ੩, ਅਸ ੧੧. ੨ : ੧ (115) 

“ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ 

ਜਾਇ।” -- ਆਸਾ ੧, ਅਸ ੧੧, ੬ : ੧(411) 
ਵਖਤੁ -- ਸਮਾਂ, ਘੜੀ, ਪਲ. ਮੌਸਮ 


“ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ | 


ਕੁਰਾਣੁ। ” << ਜਖ ਕਤ 1੧੬0) 
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ 
ਹੋਇ।” ___ -- ਸਿਰੀ ੩, ੫੫, ੧ : ੧ (35) 
“'ਵਖਤੁ ਵੀਚਾਰੇ ਸੁ ਬੰਦਾ ਹੋਇ।”! (ਭਾਵ ਮਨੁਖਾ 
ਜਨਮ) -- ਸਿਰੀ ੪, ਵਾਰ ੪ਸ, ੧, ੧ : ੨ (84) 
ਵਖਤੈ -- ਵੇਲੇ ਸਿਰ 
“ਸੋਈ ਪੂਰੇ ਸਾਹ ਵਖਝੈ ਉਪਰਿ ਲੜਿ ਮੁਏ।” 
(ਅਰਥਾਤ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ) 
_ << ਮਾਲ ਤੇ. ਵਕ ਕਸ ੧, ੧: ੨ (145) 
“ਵਿਣੁ ਵਖਚ ਦੁਖੁ ਅਗਾਂ ਕੂੜ ਮੁਠੀ ਕੂੜਿਆਰਿ। 
- ਸਿਰੀ ੧, ਅਸ ੬, ੨: ੩( (੨6) 
''ਬਿਨੁ ਵਖਰ ਫਿਰਿ ਫਿਰਿ ਉਠਿ ਲਾਗੇ।” (ਭਾਵ 
ਨਾਮੰ ਦੀ ਪੂੰਜੀ) __ 
-- ਰਾਮ ੫, ੫੪, ੩ : ੪ (900) 
_“ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ।” 
_ (ਭਾਵ ਵਖਰ ਵਾਲੇ ਗੁਰੂ ਤੇ ਗੁਰਮੁਖਾਂ) 
: __ ਨਾਮੋ ੩ ਵਾਜ ੧੫ਸ. 22 : 3 (9341 
ਵਖਰੁ -- ਸੌਦਾ, ਸੋਦਾਗਰੀ ਦਾ ਮਾਲ 
"ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ 
ਰਾਸਿ।” 
ਵਖਰੋ -- ਸੌਦਾ 
_“ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ।” 
`_ `` .- ਕਉ ੫, ਵਾਰ 5੮ਸ, ੫, ੨ : ੨ (315) 
ਵਖਾਣ -- ਬਿਆਨ ਕਰਨੇ 6, ` 
` “ਜੋ ਤਿਸੂ` ਭਾਵਹਿ ਸੇ ਭਲੇ ਹੋਰਿ ਕਿ _ਕਹਣ 
ਰਾ -.-- ਸਿਰੀ ੧, ੪, ੩.: ੩ (15) 
ਵਖਾਣਉ -- ਬਿਆਨ ਕਰਾਂ 
“ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ 
ਗੁਣ ਕਵਣੁ ਵਖਾਣਉ।” 


-- ਸਵ ੩, ੧੫ : ੩ (1395) 


2168 








- ਸਿਰੀ ੧, ੧੧, ੪ : :੧(18) 








ਵਖਾਣਏ -- ਬਿਆਨ ਕਰੇ __ ਰ 
"ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ 
ਵਖਾਣਏ। ”-- ਰਾਮ ੩, ਅਨ ੧੨ : ੩ (916) 

ਵਖਾਣਹ -- ਬਿਆਨ ਕਰੀਏ 
“ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ 
ਅਗਮ ਵਡ ਪੁਰਖਾ। ” 

- ਜੈਤ ੪, ੨, ੪ : ੧ (696) 
ਵਖਾਣਹਿ -- 1. ਬਿਆਨ ਕਰਦੇ ਹਨ 
ਜਾਉ।” __` - ਸਿਰੀ ੧, ੫, ੨ : ੨ (16) 

“ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮ ਕਾਲਾ।” 
(ਭਾਵ ਝਗੜੇ ਦੀਆਂ ਗਲਾਂ ਕਰਦੇ ਹਨ, ਬਹਿਸਾਂ 
ਛੇੜਦੇ ਹਨ)-- ਗਉ ੩, ਅਸ ੪, ੨ : ੨ (230) 
"ਪੰਡਿਤ ਪੜਹਿ ਵਖਾਣਹਿ ਵੇਦੁ।” (ਭਾਵ 
ਸਮਝਾਉਂਦੇ) -- ਆਸਾ ੧, ੨੧, ੪ : ੧ (355) 
2. ਬਿਆਨ ਕਰਦਾ ਹੈਂ 
`ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ।” 

ਰ --' ਮਲਾ ੫, ੨੦, ੪ : ੨ (127।) 


ਵਖਾਣਦੇ -- ਬਿਆਨ ਕਰਦੇ, 


"ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ 

ਸੁਆਇ।” 

___ ਦਾ ਸਾਝ ੪, ਵਾਰ ੩੧ਸ, ੩. ੧.:੧੧1249) ' 
ਵਖਾਣਾ -- ।. ਬਿਆਨ ਕਰਾਂ 


ਵਾ 
-- ਆਸਾਂ ੪. ਸੋਪੁ ੧. %&' 80111 

2. ਜਪਾਂ, ਉਚਾਰਾਂ, ਸਿਮਰਾਂ 
ਕਰਹੁ ਦਇਆ ਤੇਰਾ ਨਾਮੁ ਵਖਾਣਾ। ” ਰ੍ 
-- ਵਡ ੧, ਛੰਤ ੨. ਭਿ ੧ (566) 
`“ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ _ 
ਵਖਾਣਾ। ”-- ਧਨਾ ੧. ਛੰਤ ੨, ੫ : ੪ (689) 
“ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ 

ਵਖਾਣਾ। ” (ਉਚਾਰਦਾ ਹਾਂ) ਰ 

- ਮਾਰੂ ੧, ਅਸ ੧੧, ੧ : ੨ (।015)' 
ਵਖਾਣਿ -- ।. ਬਿਆਨ ਕੀਤਾ ਜਾਂਦਾ ਹੈ 
"ਅਖਰਾ ਸਿਰਿ ਸੰਜੋਗੁ ਵਖਾਣਿ।” _ 
- ਰੂ 4. ਕਿ 


੧), 


2. ਬਿਆਨ ਕਰਕੇ 


2169 


ਕਰੀਂ, ਜਪੀਂ) 





“ਬੁਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ। ” 
-- ਮਾਝ ੧, ਵਾਰ ੧੮ : ੬ (146) 


“ਸਚੁ ਸੁਣਿ ਬੁਝਿ ਵਖਾਣਿ ਮਹਲਿ ਬ਼ੁਲਾਈਐ। ” 


(ਬਿਆਨ ਕਰੀਏ ਤਾਂ) 
- ਮਾਝ ੧, ਵਾਰ ੧੮ : ੮ (147) 
“ਬੇਦ ਵਖਾਣਿ ਕਹਹਿ ਇਕੁ ਕਹੀਐ ।” 
(ਵਖਿਆਣ ਕਰਕੇ) 


- ਬਸੰ.੧, ਅਸ ੩, ੨ : ੧ (1188) 


ਵਖਾਣਿਓ -- ਬਿਆਨ ਕਰਦਾ ਹੈ, ਕਹਿੰਦਾ ਹੈ 
“ਪਾਤਾਲਪੁਰੀ ਜੈਕਾਰ ਧੁਨਿ ਕਬਿ ਜਨ ਕਲ 
ਵਖਾਣਿਓ।” - ਸਵ ੧, ੬ : ੫ (1390) 
ਵਖਾਣਿਆਂ - ਬਿਆਨ ਕੀਤਾ ਤਾ 

“ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ। ” 


-- ਆਸਾ ੫, ੧੦੭, ੪ : ੨ (397). 


“ਮਨ ਆਦਿ ਗੁਣ ਆਦਿ ਵਖਾਣਿਆ।” (ਭਾਵ 
_ ਸਿਮਰਿਆ) 


ਵਖਾਣਿਆ।” (ਬਿਆਨ ਕਰੀਏਂ) 


`-- ਮਲਾ ੧, ਵਾਰ ੧ : 2 (1279) 


ਵਖ . ਬਿਆਨ ਕੀਤੀ 
“ਤੁਧੁ ਆਪਿ ਕਥੀ ਤੈ ਆਪਿ ਵਖਾਣੀ।” 

-- ਮਾਝ ੫, ੧੭, ੩ : ੨ (99) 
“ਤੁਧੁ ਭਾਵੈ ਤਾ ਸਚੁ ਵਖਾਣੀ।” (ਬਿਆਨ ਕਰਾਂ, 
_ਆਖਾਂ, ਬੋਲਾਂ) -- ਗਉ ੫, ੮੩, ੨ : ੨ (180) 
“ਗੁਰ ਕੈ ਬਚਨਿ ਸੁਣਿ ਰਸਨ ਵਖਾਣੀ। ” (ਬਿਆਨ 
ਕਰਦਾ ਹਾਂ)-- ਗਉ ੫, ਅਸ ੮, ੨ : ੧ (239) 


ਵਖਾਣੀ।”` (ਬਿਆਨ ਕਰਕੇ) 


-- ਸਾਰ ੩, ਅਸ ੧, ੮ : ੨ (1233) 


2. ਉਚਾਰੀ 


“ਸੁਣਿ ਸੂਵਣ ਬਾਣੀ ਗੁਰਿ ਵਖਾਣੀ ਹਰਿ ਚੰਗੁ | 


ਤੁਰੀ ਚੜਾਇਆ। ” 


- ਵਡ ੪, ਘੋੜੀ ੧, ੩ : ੫ (575) 


“ਨਾਨਕ ਦਾਸ ਵਖਾਣੀ।” (ਉਚਾਰਨ ਕੀਤੀ) 
-<= ਸੋਜ ੫, ੬੬2 ?-੩ (626) 


“ਅਨਦਿਨੁ ਹਰਿ ਕਾ ਨਾਮੁ ਵਖਾਣੀ।” (ਉਚਾਰਣ 


- ਮਾਰੂ ਜੈਢ, ੧, ੧“: ੧ (1106) | 
ਤੁਧੁ ਸਰਿ ਅਵਰੁ ਨ ਕੌਇ ਕਿ ਅਰਥ 


-- ਮਾਰੁ ੩. ਸੋਲ ੧੩, ੧੦ : ੨ (1057) 
ਬਕ ਗਿ ਵਹਿ ਤਪਲਾਅਿਇਿਮ 
ਵਖਾਣੀ। ” (ਜਪਾਂ 
ਪਰ %.; “੩ £ ੩ (1257) 
ਵਖਾਣੀਆਂ = 1. ਜਪਨ ਨਾਲ ਰ 
“ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਨਾਮਿ 


ਵਖਾਣੀਆ। ”-- ਵਡ ੪, ਘੋੜੀ ੨, ੧ : ੪ (576) 
2. ਜਪਾਂ, ਸਿਮਰਾਂ, ਬਿਆਨ ਕਰਾਂ, ਵਖਾਣਾਂ 
“ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ 
ਨਿਤ ਵਖਾਣੀਆ।” `.. 
- ਮਾਰੂ ੫, ਅਸ ੮, ੮: ੩ (1020) 
-- ਸਿਰੀ ੫, ੭2, ੪:੧(44). 
“ਸਬਦਾਹ_ਮਾਹਿ ਵਖਾਣੀਐ ਵਿਰਲਾ ਤ ਬੂਝੈ 
ਕੋਇ।” (ਬਿਆਨ ਕੀਤੀ ਜਾ ਰਹੀ ਹੈ) ਰ 
ਮਨਿ ਅਸ ੧੭, ੫ : ੧ (64) 
2. ਜਪੀਏ ਰ 
ਪੋ ਜਰ ਵਖਾਣੀਐ ਸਜ ਖੁਖਿ ਬਿਬੇਕ ।” 
ਰ `_=- ਸਿਰੀ ੫, ੯੮, ੪ : ੨.(52) 
“ਜਿਤੁ ਮਿਲਿਐ ਨਾਮੁ ਵਖਾਣੀਐ। ” (ਉਚਾਰੀਦਾ/ 
ਜਪੀਦਾਂ ਹੈ) _ ਰ ਰ 
-- ਸਿਰੀ ੧, ਅਸ ੨੮, ੧੩ : ੨ (72) 
ਵਖਾਣੁ -- ।. ਵਿਖਿਆਣ ਰਾ 
“ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ 
_ਵਖਾਣੂ।” -- ਸਿਰੀ ੧, ਅਸ ੫, ੭ : ੩ (36) 
2. ਬਿਆਨ ਕਰੀਦਾ ਹੈ, ਉਚਾਰਨ ਕਰੀਦਾ ਹੈ_ . 
“ਗੁਰ ਕਿਰਪਾ ਤੇ ਨਾਮੁ ਵਖਾਣੂ ।” ਰ੍ 
-- ਸਿਰੀ ੫,੧੧੬, ੩ : ੨ (169) 
_ ਆਖ, ਬਿਆਨ ਕਰ 
ਜਸੁ ਸੁ ਸੰਜਮੁ ਵਰਤੁ ਸਚੁ ਕੜਿ ਜਨੰ ਕਲ 
`_ ਵਖਾਣੁ।”” _-- ਸਵ ੨, ੯ : ੩ (1392) 
ਵਖਾਣੇ -- ਉਚਾਰਨ ਦੇ, ਜਪਨ ਦੇ 
“ਹਉ-ਰਹਿ ਨ ਸਕਾ ਬਿਨੁ ਨਾਮ ਵਖਾਣੇਂ ।”” 


_ - ਮਾਝ ੪, ੩, ੩ : ੨ (95) 


ਵਖਾਣੈ ਰ 2170 ... ___` ਵਖਾਨੁ 
“ਹਰਿ.ਗੁਣ ਗਾਵਹਿ ਸਚੁ ਵਖਾਣੇ।” (ਬਿਆਨਦੇ | 








-- ਰਾਮ ੫, ੧੨, ੧ : ੨ (886) 





ਹਨ, ਆਖਦੇ ਹਨ) ਵਖਾਨਣਿਆ - ਬਿਆਨ ਕਰੀਦਾ ਹੈ 
` ਮਾਝ ੩, ਅਸ ੪, ੮ : ੨1111) | “ਤਨੁ ਸਾਚਾ ਰਸਨਾ ਸਚਿ ਰਾਤੀ.ਸਚੁ ਸੁਣਿ ਆਖਿ 
“ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਨਣਿਆ। ” 


ਅਣ ॥ ਤਤ 


ਵਖਾਣੇ।” (ਆਖਣਾ ਬਣਦਾ ਹੈ) 
-- ਬਿਲਾ ੩, ੧, ੨ : ੨ (796) 
ਵਖਾਣੈ -- ।. ਬਿਆਨ ਕਰੇ 
ਰਨ 
- ਆਸਾਂ ੪, ਸੋਪੁ ੨, ੩ :3 (1) | - 


2. ਕਰਦਾ ਹੈ, ਕਹਿੰਦਾ ਹੈ, ਆਖਦਾ ਹੈ 


- ਮਾਝ ੩, ਅਸ ੧੮, ੨: ੩ (119) 


ਦਬ ਚੇਲਿਆਂ 


-- ਮਾਝ ੫. ੩੦, ੨ : ੨ (103) 
"ਸੂਖ ਸਹਜ ਹਰਿ ਨਾਮੁ ਵਖਾਨਾ।” (ਜਪਨ/ 
ਸਿਮਰਨ ਨਾਲ) ' 


“ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ | - ਮਾਝ ੫, ੩੨, ੪ : ੨ (104) 
ਸੋਇ। ”-- ਸਿਰੀ ੧, ਅਸ ੧੭, ੫ ; ੨ (64) |  'ਦਨੁ ਰੈਣਿ ਤੇਰਾ ਨਾਮੁ ਵਖਾਂਨਾ।” (ਓਚਾਰਦਾ/ 
“ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਜਪਦਾ ਹਾਂ) 
ਲੇਇ।” (ਕਹਿੰਦਾ ਹੈ) `- ਆਸਾਂ ੫. ੬੯, ੧ : ੨ (388) 
- ਆਸਾ ੧, ੩, ੪ : ੩ (349) | 2. ਬਿਆਨ ਕਰਦਾ ਹੈ 
3. ਉਜ਼ਾਰਨ ਕਰਦਾ ਹੈ, ਪੜਦਾ ਹੈ “ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ 
ਕੇ ਜਾਬ ਬਬਲੀ ਵਖਾਨਾ।” 


- ਮਾਝ'੩, ਅਸ ੮, ੭ : ੧ (114) 
“ਤੇਰਾ ਦੀਆ ਨਾਮੁ ਵਖਾਣੈ। ” (ਜਪਦਾ/ਸਿਮਰਦਾਂ 
ਵੀ - ਵਡ ੫, ੮, ੧ : ੨ (563) 
ਵਖਾਣੋ -- ਬਿਆਨ ਕਰੇ, ਕਹੇ 
“ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ 
ਵਖਾਣੋ।” -- ਵਡ ੧, ਅਲਾ ੪, ੧ : ੫ (5੧1) 
ਵਖਾਨ - ਬਿਆਨ ਕਰੀਏ, ਉਚਾਰੀਏ 
ਨਾਮੁ ਵਖਾਨ। ”-- ਪ੍ਰਭਾ ੪, ੧, ੨ : ੧ (1335) 
ਫਖਾਨੰ - ਬਿਆਨ ਕਰਦਾ ਹੈ, ਆਖਦਾ ਹੈ 
“ਨਾਮੁ ਮਨਿ ਭਾਵੈ ਕਹੈ ਕਹਾਵੇ ਤਤੋ ਤਤੁ ਵਖਾਨੰ।” ਰ 
- ਸੋਰ ੧, ਅਸ ੧, ੯ : ੨ (635) 


ਵਖਾਨਉ -- ਬਿਆਨ ਕਰਾਂ, ਆਖ਼ਾਂ 


- ਵਡ ੫, ਛੰਤ.੨, ੪ : ੫ (578) 
3. ਆਖਦਾ ਹੈ 
“ਹਰਿ ਨਾਨਕ ਸਾਚੁ ਵਖਾਨਾ। ” 
- ਸੈਰ ੫, ੭੭, ੨ : ੪ (628) 

_ਵਖਾਨਿਆ -- ਆਖਿਆ, ਬਿਆਨ ਕੀਤਾ 
“ਜਿਨਿ ਕਹਿਆ ਤਿਨਿ ਕਹਨੁ ਵਖਾਨਿਆ। ” 

[ - ਗਉ ੧, ਅਸ ੨, ੬ : ੧(221)' 
ਵਖਾਨੀ -- ੍ _ਕਹੀਦਾ ਹੈ, ਜਪੀਦਾ ਹੈ 
“ਵਖਾਨੀ। - ਆਸਾ ੫, ੧੩੫, ੧ : ੧ (404) 

'“ਜਿ ਕਰਾਵੈ ਸੁ ਨਾਮੁ ਵਖਾਨੀ।” (ਪੈਂਦਾ ਹੈ, 
ਕਹਾਉਂਦਾ ਹੈ, ਆਖੀਦਾ ਹੈ) __ 


੨੦ ਨੀਦ ਘ. ੧੨, 16 ੪ (1004) 


“ਸੰਤਨ ਕੀ ਮਹਿਮਾ ਕਵਨ ਵਖਾਵਉ। ” $, ਉਚਾਰਨ ਕਰਾਂ, ਜਖਾਂ 
<< ਰੀਉ ਥੇ. ਦਏ, ੪ : ੧(181)' _“ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ 
ਵਖਾਨਈ -- ਬਿਆਨ ਕਰਦੇ ਹਨ ਵਖਾਨੀ। ” 


“ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ। ” 

-- ਰਾਮ ੫. ਛੰਤ ੨, ੩. ੨ (925) 

ਵਖਾਨਹਿ -- ਬਿਆਨ ਕਰਦੇ ਹਨ, ਆਖਦੇ ਹਨ 
'“ਖਟੁ ਭੀ ਏਕਾ ਬਾਤ ਵਖਾਨਹਿ। ” 


ਰ - ਸਾਰ ੪, ੫, ੩ : ੧ (1200. 
ਇਤ 


-- ਆਸਾਂ ੧, ਅਸ ਤੇ, ੧ ੨ (4੧2) 


ਵਖਾਨੈ 


212]. 


ਵਚਨ 





“ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ . 
ਵਖਾਨੁ। ” (ਉਚਾਰ) 
-- ਮਾਰੂ ੫, ੨੪, ੧ : ੨ (1006) 
ਵਖਾਨੈ -- ।. ਬਿਆਨ ਕਰੇ 
“ਕਿਆ ਕੋ ਕਹੈ ਕਿਆ ਆਖਿ ਵਖਾਨੈ।” 
-- ਗਉ ੫, ੭੮, ੪ : ੨ (176) 
2. ਕਹਿੰਦਾ ਹੈ, ਜਪਦਾਂ ਹੈ, ਉਚਾਰਦਾ ਹੈ 
“ਗੁਰਮੁਖਿ ਨਾਮੁ ਸਦਾ ਸਦਾ ਵਖਾਨੈ।” 
- ਬਿਲਾ ੩, ਅਸ ੧, ੫ : ੩ (833) 
ਵਖਿ -- ।. ਵਖਰੇ, ਇਕ ਪਾਸੇ 
“ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ 
ਸਚੈ ਵਖਿ ਕਢੇ ਜਜਮਾਲੇ। ” 


- ਗਉ ੪, ਵਾਰ ੧੦ਸ, ੪, ੧ : ੨ (304) |. 


2. ਅਡ ਅਡ, ਨਿਰਾਲਾ 


“ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ।” | 
-- ਆਸਾਂ ੫, ੪,੧:8੪ (371) | 


ਇਕੇਲਾ ।” -- ਤਿਲੰ ੧, ੫, ੨ : ੨ (723) 


ਬਿਆਨ 
“ਆਖਹਿ ਪੜੇ ਕਰਹਿ ਵਖਿਆਣ। ” 
- ਜਪੂ ੧, ੨੬ : ੧੨ (5) 
ਵਖਿਆਣੁ - ਬਿਆਨ, ਕਥਨ 
“ਕਰੇ ਵਖਿਆਣੁ ਜਾਣੈ ਜੇ ਕੌਈ।” 
`_ - ਆਸਾ ੧, ੮,੧":੧ 
ਵਖਿਆਨ -- ਕਥਨ, ਬਿਆਨ 
“ਖਟ ਸਾਸਤ ਸਿਮ੍ਰਿਤਿ ਵਖਿਆਨ। ” 
-- ਗਉ ੫, ਸੁਖ ੩, ੧ : ੨ (265) 


ਵਖਿਆਨਾ -- ਕਥਨ, ਬਿਆਨ 


੨51) 


“ਜਬ ਅਪੁਨੀ ਜੋਤਿ ਖਿੰਚਤਿ ਤੂ ਸੁਆਮੀ ਤਬ ਕੋਈ 


`ਕਰਉ ਦਿਖਾ ਵਖਿਆਨਾ। ” 


__'=- ਬਿਲਾ ੩, ੩, ੨ : ੨ (797) 
ਰਿ ਬਿਆਨ_ਕਰਨਾ, ਕਥਨ 'ਕਰਨਾ 


-- ਗਉ ੫. ਸੁਖ ੧੨, ਦੂੰ? ੨ (299). 


ਵਖਿਆਨੁ -- ਬਿਆਨ, ਕਥਨ ਰ 
“ਤੀਨਿ ਅਵਸਥਾ ਕਹਹਿ ਵਖਿਆਨੁ।” 





-- ਗਉ ੧, ੧੨, ੧: ੩ (134) 
`ਵਖੇ - ਵਖਰਾ, ਵਖੇਪਤਾਮਈ 
“ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ 'ਧਨ 
ਵਖੇ।” - ਬਸੰ ੧, ੧੦, ੧: ੧(1171) 
ਵਖ੍ਹਾਨਾ -- ਬਿਆਨ ਹੁੰਦਾ ਹੈ, ਕਥਨ ਕੀਤਾ ਜਾਂਦਾ 
ਹੈ ਰ 
-- ਗਉਂ ੫. ਬਾਅ ੫੪ : ੪ (261) 
ਵਗਨਿ -- ਵਗ ਰਹੀਆਂ ਹਨ, ਉਠ ਰਹੀਆਂ ਹਨ 
“ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ।” 
-- ਗਉ ੫, ਵਾਰ ੬ਸੰ, ੫, ੧ : ੧ (319) 
ਵਗਾਇਨਿ -- ਚਲਾਉਂਦੇ ਹਨ _ 
“ਛੁਰੀ ਵਗਾਇਨਿ ਤਿਨ ਗਲਿ ਤਾਗ।” 
-- ਆਸਾ ੧, ਵਾਰ ੧੬ਸ; ੧, ੨ : ੨ (471) 
ਵਗਾਈ -- ਚਲਾਈ 


_ ਵਗਾਈ। ”-- ਆਸਾ ੧, ਅਸ ੧੨, ੫ : ੧ (416) 
ਵਗਾਵਹਿ -- ਚਲਾਏ 
ਬਨ ਗੀ ਗਿ ਨੀ ਰ੍ 
ਜਾਵਹਿ।” ਰ 


-= ਮਾਂਝ ੧, ਵਾਰ ੧ਪਸ, ੧, ੧ : ੫.(145) 
ਵਗਿ - ਵਗ/ਸਮੂੰਹ/ਇਜੜ/ਚੌਣਾ ਵਿਚ ਰ 
“ਮਨਮੁਖਿ ਬੰਨ੍ਹਿ ਚਲਾਈਅਹਿ ਨਾ ਮਿਲਹੀ ਵਗਿ 
`ਸਗਿ।” ___ - ਲਲੋਂ ੩, ੬ :੪ (1413) 
ਵੰਗੁੜੀਆਹਾ -- ਵੰਗਾਂ, ਚੂੜੀਆਂ ਰ੍ 
“ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ।” 
== ਵਲ ੧, ਤੇ... ੧ 2.” 2270.. ' 
_ਵਗੈ -- 1. ਚਲੈ, ਫਿਰੇ 
ਕਾਤੀ।” ਰਿ ੧੭, ੬: ੧ (156) 
“ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ।” (ਚਲੇ) 
- ਸਲੋ ਫਰ, ੮੮ : ੨ (1382) 
2. ਵਗੇ ਨੂੰ, ਇਜੜ ਨੂੰ, ਚੌਣੇ ਨੂੰ . 
_ “ਸਕਤਾ ਸੀਹੁ _ਮਾਰੇ ਧੈ_ਵਗੈ ਖਸਮੈ `ਸਾ 
ਪੁਰਸਾਈ। ”-- ਆਸਾ ੧, ੩੯, ੨ : ੧ (360) 
_ ਵਚਨ -- ਕਥਨ, ਬੋਲ, ਬਚਨ _ 
“ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ।” 





ਸਾਦਾ ਵਾਰ ੧੨ : ੨ (306) 
ਵਚਨੁ -- ਬਚਨ, ਕਥਨ, ਬੋਲ 
“ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੈ ਸੁ ਹਰਿ ਰਸੁ 
ਖਾਂਇ।” 
“ਤੁਝੈ ਬਿਨਾ ਹਉ ਕਿਤਹੀ ਨ ਲੇਖੈ ਵਚਨੁ ਦੇਹਿ 
ਛੋਡਿ ਨ ਜਾਸਾ ਹੈ।” 


ਵਛਲ -- (ਸੰ. ਕਟਸਜ) ਪਿਆਰ ਵਾਲਾ, ਸਨੇਹ 
ਵਾਲਾ, ਪਿਆਰਾ 
“ਭਗਤਿ ਵਛਲ ਸਦਾ ਕਿਰਪਾਲ।” 
- ਗਉਂ ੫, ਸੁਖ ੨੦, ੭ : ੨ (290) 
-ਵੰਛਲੂ -- - ਪਿਆਰ ਕਰਨ ਵਾਲਾ, ਵੇਖੋ “ਵਛਲਾ” 
“ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ 
ਮਿਲਿਆ ਪ੍ਰਭੂ ਸੋਇ। ” 
-- ਸਿਰੀ ਡੇ. ਅਸ ੨੧, ੮. ੨ (67) 
“ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ 
। ਫੜਦਾ" - ਗਉ ੫. ਵਾਰ ੫ : ੪ (319) 
ਵਜ -- ਵਾਜੇ 
“ਕਿਤੀ ਬੈਹਨਿ੍‌ ਬੈਹਣੇ ਮੁਚੁ ਵਜਾਇਨਿ ਵਜ।” 
- ਗੂਜ ੫, ਵਾਰ ੨ਸ, ੫, ੨ : ੧ (518) 


ਵਜਈਆ -- ਵਜਦੇ ਰਹਿੰਦੇ ਹਨ 


“ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ 


ਧੁਨਿ ਤੂਰ ਵਜਈਆ। ” 
- ਬਿਲਾ ੪, ਅਸ ਤੇ, ੫ : ੧ (835) 


ਮਰ 1: ਵਜਦੇ ਹਨ 


` ਸਬਦੁ ਸੁਣਾਵਣਿਆ।” 


“ਆੜ, ਅਸ ੨੫, ੬: ੩(124)` 


2. (ਫਾ. ਵਜਹ) ਵਜਾ ਤੋਂ, ਕਾਰਨ ਤੋਂ ਸਬਦ ਤੋਂ 
“ਡਾਨ ਸਗਲੇ ਜੈਰ''ਵਜਧਿੰ ,ਭਰਿਆ ਦੀਵਾਨ 
ਲੇਖੈ ਨ ਪਰਿਆਂ।” 
-- ਆਸਾ ੫, ੧੫੨, ੩ : ੧ (408) 
3. ਵਜਦੇ ਹਨ, ਪੈਂਦੇ ਹਨ ਰੀ 
_ “ਜਮਪੁਰਿ ਵਜਹਿ ਖੜਗ ਕਰਾਰੇ।” 


- ਮਾਰੂ ੧, ੧੨, ੪: 3 (993) 


ਵਜਹੁ -- ।. (ਅ. ਵਜ਼ਹ) ਤਨਖਾਹ, ਉਜਰਤ. 


2172 





-- ਸਿਰੀ ੪, ਇੰਦ. ਤ16 ੨(41) 


(ਭਾਵ ਇਕਰਾਰ ਕਰ) 


- ਮਾਰੂ ੫, ਸੋਲਾ ੨, ੭ : ੩ (1073) 


ਵਜਦੀ -- ਬੋਲਦੀ 


“ਵਪਾਰੀ ਵਣਜਾਰਿਆ ਆਏ ਵਜ ਲਿਖਇ।” [ 





- ਸਿਰੀ ੧, ਅਸ ੯, ੬ : ੧ (59) 
“ਵਜਹੁ ਸਾਹਿਬੁ ਕਾ ਸੇਵ ਬਿਰਾਨੀ। ” 
--- ਆਸਾ ੫, ੨੨੪ ੰ= ੧ (376). 
2. ਬਤੌਰ , ਦੇ ਰੂਪ ਵਿਚ 
“ਬਖਸੀਸ ਵਜਹੁ ਮਿਲਿ ਏਕੁ ਨਾਮੁ।” 
-- ਗਉ ੫, ੧੪੧”, ੩ : -੧ (210) 
ਵਜਗਿ -- ਵਜਦੀ ਹੇ _ 
“ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ।” 
- ਆਸਾ ੧, ਵਾਰ ੧੧ਸ, ੧, ੩ : ੧ (469) 
ਵਜਦਾ -- ਬੋਲਦਾ . 
_ - ਗਉ ੪, ਵਾਰ ੨੪ਸ, ੩, ੨ : ੬ (313) 
"ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ।” 
ਰੁੜਦਾ) ___ - ਸ਼ਲੋ ਫਰ, ੧੧੦ : ੨ (1383) 


“ਫਰੀਦਾ ਦੁਨੀ ਵਜਾਈ ਵਜਦਢੀ ਤੁੰ ਭੀ- ਵਜਹਿ 


ਨਾਲਿ।” - ਸਲੋ ਫਰ, ੧੧੦ : ੧(1383) ਰ 


ਵਜਦੇ -- ਵਜਦੇ/ਆਵਾਜ਼ ਕਢਦੇ/ਬੋਲਦੇ ਹਨ 


ਪਾਇ।” __-- ਸਿਰੀ ੫, ੭੦, ੩ : ੩ (42) 
- ਸਿਰੀ ੫, ਅਸ ੨੯, ਕੀ ੧ (74) 
ਵਜਾਇ -- ਵਜ ਕੇ 
“ਤੇਰੀ ਕੀਮਤਿ -ਨਾ ਪਵੈ ਸਭ .ਡਿਠੀ ਠੋਕ 
ਵਜਾਇ। ” (ਭਾਵ ਪਰਖ ਕੇ) 
-- ਸਿਰੀ ੧, ਅਸ ੧੩, ੫ : ੧ (61) 
“ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ।” 
(ਭਾਵ ਰਾਜ ਕਰਕੇ, ਢੋਲ ਵਜਾ ਕੇ) 

-- ਸੇਰ ੧, ੧. ੩ : ੧.(595) 
_'ਵਿਜਾਈ-ਕਿੰਗੂਰੀ ਵਾਜ ਨਰਪਿਸਾ;ਕਿੰਗੂਰੀ, 
-ਵਜਾਇ। ” (ਵਜਾਉ) 

`-- ਰਾਮ.੩; ਅਸ ੧, ੧੨ : ੧ (909) 
- ਵੱਜਾ ਕੇ ਭਾਵ,ਸੁਣ ਕੇ, ਪ੍ਗਟ 


੨ ਦਾ __ ਵੱਜਿਓ 
ਦਾਦ ਦਾ ਊ.ਊਢਥਢਊ. ਦਾ = 








_- ਮਾਝ ੧, ਵਾਰ ੨੭ : ੭ (150) 
“ਸਹਜੇ ਅਨਹਤ ਸਬਦੁ ਵਜਾਇਆ। ” 
- ਗਉ ੫. ਅਸ ਤੇ, ੭ : ੨ (237) 
8 ਵਜਾਨ ਨਾਲ ਜਾ 
“ਨਾਨਕ ਵਜਦਾ ਜੰਤੁ ਵਜਾਇਆ। ” 
- ਗਉ ੪, ਵਾਰ ੨੪ਸ, ੩, ੨ : ੬ (313) 


--ਆਸਾ ੫. ੧੭, ੩: ੨੧੩) 


ਵਜਾਇਦਾ -- ਵਜਾਉਂਦਾ ਹੈ 
“ਝੰਤੁ ਮੰਤੁ ਪਾਖੰਡੂ ਨ ਕੋਈ ਨਾ ਕੋ ਵੰਸੁ ਵਜਾਇਢਾ। ” | 


- ਮਾਰੂ ੧, ਸੇਲਾ ੧੫, ੭ : ੩ (1035) | 


ਵਜਾਇਨਿ -- ਵਜਾਉਂਦੇ ਹਨ 


"ਕਿਤੀ ਬੈਹਨਿ ਬੈਹਣੇ ਮੁਚੁ ਵਜਾਇਨਿ ਵਜ।” | 


- ਗੂਜ ੫, ਵਾਰ ੨ਸ, ੫, ੨ : ੧(518) 


`'“ਧਿਆਨ ਕਾ ਕਰਿ 'ਭੱਡਾ,ਜੋਗੀ ਸਿੰਡੀਂ ਸੁਰਤਿ 


- ਰਾਮ ੩, ਅਸ ੧, > : ਰਿ 


__ਵਜਾਈ। ” 
2. ਵਜਾਉਣ ਦੇ ੮ 
“ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਜਿੰਗੁਰੀ 


-- ਰਾਮ ੩, ਅਸ ੧, ੧੨ : ੧ (909). 


3. ਭਾਵ ਉਚਾਰੀ, ਗਾਇਣ ਕੀਤੀ _ . 
_“ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ 
_ ਵਜਾਈ ਹੇ।” 
- ਮਾਰੂ ੩, ਸੋਲਾ ੧, ੧੪ : ੩ (1044) 
4. ਵਜਾਉਣ ਨਾਲ 


ਵਚਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ' | 


- ਸਲੋ ਫਰ, ੧੧੦ : ੧ (1383). 


ਨਾਲਿ।” - 
ਵਜਾਏ -- ।. ਵਜਾਉਂਦਾ ਹੈ __ 
"ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ 
` ਸਬਦੀ ਸਚਿ ਸਮਾਵਣਿਆ।” ਸੇ 

``- ਮਾਝ ੩, ਅੱਸ ੧੦, ੪ : ੩ (115) 
_ ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ | 
ਥਾਇ ਪਾਵਣਿਆ।” ਰ੍ 
(ਵਜਾਉਣ ਨਾਲ ਭਾਵ ਕੀਰਤਨ ਕਰਨ ਨਾਲ) 


.. - ਮਾਝ ੩, ਅਸ ੨੧, ੫ : ੩ (122) 





2. ਪਰਗਟ ਕਰ ਦੇਵੇ 
“ਓਇ ਜੇਹਾ ਚਿਤਵਹਿ ਨਿਤ ਤੇਹਾ 'ਪਾਇਨਿ 
_ਓਇ ਤੇਹੋ ਜੇਹੇ ਨ. ਦ੍ਯਿ ਏ।” ਰ੍ 
-- ਗਉ ੪, ਵਾਰ ੭ਸ, ੪, ੧ : ੬ (303) 
“ਗੁਰ ਕੀ ਬਾਣੀ ਨਾਮਿ ਵਜਾਏ। ” (ਨਾਮ ਦੁਆਰਾ 


ਪ੍ਰਗਟ ਕਰਦਾ ਹੈ) 
- ਆਸਾ ੩, ੪੪, ੪ : ੧ (362) 
3. ਉਚਾਰਨ ਕਰੇ, ਸਿਮਰੇ 
_“ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਾਂ 
ਸੁਹਾਗਣਿ ਨਾਰੀ।” 
'-- ਵਡ ੩, ` ਛੰਤ ੧, ੪: ੩ (568). 
4. ਵਜਾਉਣ ਨਾਲ __. ;੍ 
03 ਕਲ 
`ਰਾਹਿ ਚਲਈਆ।” 


_-- ਬਿਲਾ ੪, ਅਸ ੨, ੮ : ੨ (੧34) 
ਵਜਾਹਾ -- - ਵਜਾਉਂਦਾ ਹੈ ਰ ਰ 
“ਆਪੇ ਸਾਵਲ ਸੁੰਦਰਾ ਪਿਆਰਾ ਆਪੋ. ਵੰਸੁ 
__ ਫਜਾਹਾ। ਨ `- ਸੋਰ ੪, ੬, ੨ : ੨ (606) 
ਜਾ ਤੁਧ ਭਾਵਹਿ ਤਾ ਕਰਹਿ ਬਿਗੂਤਾ ਸਿੰਝੀ ਨਾਦ 
_ਵਜਾਵਹਿ। ” 
`. - ਮਾਝ ੧, ਵਾਰ ੧ਪਸ, ੧, ੧ : ੨ (145) 
ਵਜਾਵਣਹਾਰਾ -- ਵਜਾਉਣ ਵਾਲਾ 
“ਆਪਿ ਵਜਾਏ ਵਜਾਵਣਹਾਰਾ।” 
- ਮਾਰੂ ਡੇ, ਸੋਲਾ ੧ੋਦ, ੪ : ੨(1061) 
_ਵਜਾਵਣਿਆ -- ਵਜੰਦਾ ਹੈ`` ਰ 
ਨਉ ਦਰਵਾਜੇ ਸਵੈ ਮੁਕਤਾ ਅਨਹਦ ਸਬਦੁ 
'-- ਮਾਝ,੩ੇ, ਅਸ ੨, ੩ : '੩(।।0) 
_ਵਜਾਵੈ - ` ਵਜਾਉਂਦਾ ਹੈ _. 
“ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰ।” 
__ = ਸਿਰੀ ੧, ੧੫, ੧ : ੨ (19) 
“ਨਿਰਮਲ ਬਾਣੀ ਨਾਦੁ ਵਜਾਵੈ।” (ਵਜਾਏ) 
-- ਆਸਾ ੧, ਅਸ ੧, ੪ : ੪ (411) 


| ਵਜਿਓ - _ਵਜਿਆ, ਪ੍ਰਗਟ ਹੋਇਆ ` 


` ਮਤ ਨਮੁ ਢੁਆਇਆ ਥਾ।” ਸੀ ਸਾਂ 


ਵਜਿਆ __ 2174 ਵੰਵਹੁ 
- ਮਾਰੂ ੫, ੧੨, ੨ : ੨ (1002) | ਵੰਜੇ -- ਰਹਿ ਗਏ, ਵਿਹੁਣੇ ਰਹੇ 











ਵਜਿਆ -- ਆਵਾਜ਼ ਵਿਚ ਆਇਆ “ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ 
“ਪੰਚੇ ਸਬਦੁ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਖੁਧੈ।” 
ਵਜਿਆ। ” -- ਕਾਨ ੪, ਵਾਰ ੭ : ੧ (135) - ਮਾਝ ੧, ਵਾਰ ੨੬ਸ, ੧, ੧ - ੧੩ (150) 
ਵਜੀ -- ।. ਪ੍ਰਗਟ ਹੋਈ _ਵੱਜੈ - ।. ਆਵਾਜ਼ ਵਿਚ ਆਏ, ਪ੍ਰਗਟ ਹੋਵੇ 
“ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ।” "ਬਾਣੀ ਵਜੈ ਸਬਦਿ ਵਜਾਇ ਗੁਰਮੁਖਿ ਭਗਤਿ 
`____ = ਸਿਰੀ ੩, ੫੫, ੩ : ੨ (35) ਥਾਇ ਪਾਵਣਿਆ।” 
'ਪ੍ਰਭਿ ਰਾਖੀ ਪੈਜ ਵਜੀ ਵਾਧਾਈ।” (ਪ੍ਰਗਟ ਹੋਈ, - ਮਾਝ ੩, ਅਸ ੨੧, ੫ : ੩ (122) 
ਭਾਵ ਮਿਲੀ, ਖੁਸ਼ੀ ਹੋਈ) 2. ਆਖਿਆ ਜਾਂਦਾ ਹੈ, ਕਰਕੇ ਮਸ਼ਹੂਰ ਹੁੰਦਾ ਹੈ 
- ਆਸਾਂ ੫, ੫, ੪ : ੪ (371) “ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ 
“ਨਾਮੈ' ਸੁਰਤਿ ਵਜੀ ਹੈ ਦਹਢਿਸਿ ਹਰਿ ਮੁਸਕੀ | ਕਰਤਿਆ ਓਸ ਦਾ ਸਭੁ ਗਇਆ।” 
ਮੁਸਕ ਗੰਧਾਰੇ।” (ਭਾਵ ਫੈਲੀ) -- ਗਉਂ ੪, ਵਾਰ ੧ਪਸ, ੪, ੧ : ੩ (308) 
- ਨਟ ੪, ਅਸ ੨, ੧: ੨ (981) | 3. ਵਜਦੀ ਹੈ, ਖੜਕਦੀ ਹੈ, 
“ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ `_ਭਇਆ।” 
ਸਾਜੁ।” _ -- ਸਲੋ ਫਰ, ੭੯ : ੨ (1382) - ਸੋਰ ੪, ਵਾਰ ੨੭ਸ, ੪, ੨ : ੨ (653) 
ਵਜੀਆ -- ਪ੍ਰਗਟ ਹੋਈਆਂ ਵੰਝੀ -- ਵੰਝ, ਲੰਮਾਂ ਸਾਰਾ ਬਾਂਸ ਜੋ ਚਪੂ ਕਰਕੇ 
“ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ | ਵਰਤਿਆ ਜਾਂਦਾ ਹੈ 
ਵਾਧਾਈਆ।” --- ਸੂਹੀ ੫, ੭, ੪ : ੫ (782) "ਵੰਡੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ।” 
ਵੰਜੀਐ -- ਜਾਣਾ ਭਾਵ ਵਿਛੜ ਜਾਂਣਾ - ਮਾਰੂ ੧, ਅਸ ੨, ੧ : ੩ (1009) 


“ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ।” ਵੰਝੂ -- ਬਾਂਸ 
-- ਜੈਤ ੫, ਵਾਰ ੧੦ : ੨ (708) “ਨਾ ਬੇੜੀ ਨ ਤੁਲਾੜਾ ਨਾ. ਤਿਸੁ ਵੰਝੂ ਮਲਾਰੂ।” 


ਵਜੀਰ -- (ਅ. ਵਜ਼ੀਰ) - ਮੰਤ੍ਰੀ, ਦੀਵਾਨ - ਸਿਰੀ ੧, ਅਸ ੧੦, ੪ : ੨ (59) 
“ਆਪੇ ਸਾਹਿਬੁ ਆਪਿ ਵਜੀਰ।” ਵੰਵਉ -- ਜਾਂਦੀ ਹਾਂ ਰ੍ 

- ਗਉ ੩, ੨੬, ੪ : ੩ (59) | “ਆਵਉ ਵੰਵਉ ਡੂੰਮਣੀ ਕਿਤੀ- ਮਿਤਰ ਕਰੇਉ।” 
ਵਜੀਰਟਿਆ -- ਵਜ਼ੀਰ, ਮੰਤ੍ਰੀ __ ` ਮਾਰੂ ੧, ਅਸ ੯, ੧ : ੧(1014) 


ਹਂ ਫਖਾਕਿਸਾਰ (ਮਿ ਵਜੀਰਣਿਆ `ਵੰਵਸੀ - ਜਾਵੇਗੀ 
- ਰਾਮ ੫, ਵਾਰ ੧ : ੬ (957) "ਦੁਨੀਆ ਨ ਸਾਲਾਹਿ ਜੋ ਮਰਿ ਵੰਵਸੀ।” 


ਵਜੀਰਾ -- ਵਜ਼ੀਰ ਦੇ ____ _ - ਸੂਹੀ ੩, ਅਸ ੩, ੧ : ੧ (755) _ 
“ਸਰਣਿ ਪਰਿਓ ਠਾਕਰੁ ਵਜੀਰਾ।” | ਵਹਿ -- 1..ਜਾਂਦੋਂ ਹਨ 
-- ਗਉ ੫, ੧੪੯", ੩-: ੧ (212) "ਭਗਤੀ ਨਾਮੁ ਵਿਹੂਣਿਆ ਆਵਹਿ ਵੰਵਹਿ ਪੂਰ।” 
ਵਜੀਰੁ - ਮੰਤ੍ਰੀ, ਵੇਖੋ 'ਵਜੀਰ' -_ _- ਸਿਰੀ .੫, ੮੪, ੩ : ੩ (47) 
“ਏਕੋ ਸਾਹਿਬੁ ਏਕੁ ਵਜੀਰੂ।” `. "| ,2, ਲੰਘੇ; ਗੁਜ਼ਰੇ 

_- ਆਸਾਂ ੧, ਅਸ ੩, ੫ : ੪ (413) ! “ਘੜੀ ਮੂਰਤ ਸਿਮਰਤ ਪਲ ਵੰਵਹਿ ਜੀਵਣੁ 

ਵਜੇ -- ਆਵਾਜ਼ ਵਿਚ ਆਏ ਚ ਸਫਲੁ ਤਿਥਾਈ ਜੀਉ।” 
“ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ।” - _> ਖੜ ਖੁ, ਉਪ, ਦਿ ੩ (07) 


-- ਵਡ ੧, ਅਲਾ ੩, ੬ : ੨ (580) | ਵੰਵਹੁ -- 1. ਜਾਓ " 


ਵੰਵਣਾ '17% ਰ ਵੰਛੂ 





“ਨਸਿ ਵੰਵਹੁ ਕਿਲਵਿਖਹੁ ਕਰਤਾ ਘਰਿ 
ਆਇਆ। ” 
___- ਆਸਾਂ ੫. ਛੰਤ ੧੨, ੨ : ੧ (460) 
2. ਲੰਘੋ ਰ 
“ਪਤਣਿ ਕੂਕੇ ਪਾਤਣੀ ਵੰਵਹੁ ਧ੍ਰਕਿ ਵਿਲਾੜਿ। 
-- ਮਾਰੂ ੧, ਅਸ ੧੦. ੬ : ੧ (1015) 
ਵੰਢਣਾ -- ਜਾਣਾ ਹੈ 
“ਸਭਨਾ ਸਾਹੁਰੈ ਵੰਵਣਾ ਸਭਿ ਮੁਕਲਾਵਣਹਾਰ। ” 
-- ਸਿਰੀ ੫, ੯੩, ੪ : ੧ (50) 
ਵੰਵਨਿ -- 1. ਦੂਰ ਹੋਣ 
ਆਇ।” ਰ 


- ਰਾਮ ੩, ਵਾਰ 2੧ਸ, ੧, 2 : ਤੇ (956) | 


2. ਜਾਂਦੀਆਂ ਹਨ 
“ਆਵਨਿ ਵੰਵਨਿ ਨਾ ਰਹਨਿ ਪੂਰ ਭਰੇ 
ਪਹੀਆਹ।” 
- ਮਾਰੂ ੧, ਅਸ ੧੦, ੨ : ੨ (1015) 
“ਵਿਛੋਹੇ ਜੰਬੂਰ ਖਫੈ ਨ ਵੰਵਨਿ ਗਾਖੜੇ।” (ਨਹੀਂ 
ਜਾਂਦੇ) 
- ਗੁਜ ੫, ਵਾਰ ੧੧ਸ, ੫, ੧ : ੧ (520) 


ਵੱਵਨਿੰ = ਜਾਂਦੇ ਹਨ 


“ਕਿਤ ਇਤੁ ਦਰੀਆਇ ਵੰਵਨਿ੍‌ ਵਹਦਿਆ।” 


ਆ ਐਜਿ'੫, ੧੧੦੧; 7 ੨ (398) 


“ਜੈ -ਡਿਠੈ ਮਨੁ ਧੀਰੀਐ ਕਿਲਵਿਖ ਵੰਵਨਿ੍‌ ਦੂਰੇ।” | 


(ਜਾਵਨ) - ਸੂਹੀ ੫, ਅਸ ੪, 2 : ੧ (761) 
ਵਗ “੨ ਜਾਵਾਂ . 
'ਹੰ ਭੀ ਵੰਵਾਂ ਡੁਮਣੀ ਰੋਵਾ ਝੀਣੀ ਬਾਣਿ।” 


. =- ਸਿੱਚੀ ੧, ੨੪, ੨ ! ੨ (23) 


“ਹਉ ਕੁਰਬਾਣੀ ਤੇਰੈ ਵੰਢਾ ਨਾਨਕ ਦਾਸ. 


-ਦਸਾਵਣਿਆ। ” 


- ਮਾਂਝ ੫. ਅਸ ੩੫, ੮.: ੩ (31) 


' ਨ ਹੀ ਵਾਂ ਜਿਨ ਮਰਾ ਭਿ ਪੁ ਭਲ 
ਰਾਮ। ”  -ਦਡ'੫, ਛੰਤ ੨, ੩ : ੧ (577) 


ਵਵਾਇ -- ਦੂਰ ਕਰ 





“ਭੋਰੀ ਭਰਮੁ ਵਵਾਇ ਪਿਰੀ ਮੁਹਬਤਿ ਹਿਕੁ ਤੂ । ” 
-- ਗਉ ੫. ਵਾਰ ੧੯ਸ, ੫, ੧ : ੧ (322) 
` ਵੰਵਾਇਆ - ਵਰਗਲਾ ਲਿਆ, ਕੁਰਾਹੇ ਪਾਇਆ, 
ਖਰਾਬ (ਤਬਾਹ) ਕੀਤਾ 
ਪਤਨ ਵਾਇਆ ਸੈ ਜਿਤ ਏਹਿ 
- ਸਲੋ ਫਰ, ੧੫ : ੨ (1378) 
ਵਵਾਈ -- ।. ਛਡ ਦਿਤੀ 
“ਉਸਤਤਿ ਨਿੰਦਾ ਨਾਨਕ ਜੀ_ਸੈ ਹਭ ਵਵਾਈ 
ਛੋੜਿਆ ਹਭੁ ਕਿਝੁ ਤਿਆਗੀ। ” 
- ਰਾਮ ੫, ਵਾਰ ੧੪ਸ, ੫, ੧ : ੧ (963) 
2. ਮੁਕ ਗਈ ਰ 
''ਦੂੰਢ ਵਵਾਈ ਥੀਆ ਥਿਤਾ। ” 
- ਰਾਮ ੫, ਵਾਰ ੧੭ਸ, ੫, ੨ : ੩ (964) 
ਵੰਵਾਈ -- ਦੂਰ ਕੀਤਾ 
“ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ 
ਅੰਧੇਰੁ ਵੰਵਾਈ।” 
- ਰਾਂਮ ੫, ਅਸ ੬, ੩ : ੧ (915) 


_ਵਵਾਈਐ - ਦੂਰ ਕਰੀਏ, ਛੱਡ ਦੇਈਏ 


“ਲਿਖਿਆ ਪਲੈ ਪਾਇ ਗਰਬੁ ਵਵਾਈਐ।” 
- ਆਸਾ ੧, ਅਸ ੧੬, ੬ : ੨ (420) 
“ਝੁਠੀ ਦੁਨੀਆਂ ਲਗਿ ਨ ਆਪੁ ਵਵਾਈਐ।”` 
(ਗਵਾਈਐ) -- ਆਸਾ ਫਰ, ੨, ੨ : ੨ (488) 
ਵਵਾਏ -- _ਗੁਆਏ, ਦੂਰ ਕਰੇ 
"ਆਪੁ ਵਵਾਏ ਤਾ ਸਭ ਕਿਛੁ ਪਾਏ।” 
- ਮਾਝ ੩, ਅਸ ੧੧,੧:੧(117). 
_“ਇਕਿ ਦਰਿ ਸੇਵਹਿ ਦਰਦੁ ਵਵਾਏ।” (ਦੂਰ ਕਰਦੇ 
_ - ਮਾਰੂ ੧, ਸੋਲਾ ੮, ੧੬ : ੧ (1028) 
ਵਵਾਵਣਾ -- ਗੁਆਉਣਾ 
"ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ 
ਵਵਾਵਣਾ।"' 
- ਮਾਰੂ ੫, ਸੋਲਾ ੧੪, ੧੩ : : ੩ (1086) 


ਰ -- ਮਾਝ ੩, ਅਸ ੨੫, ੧ : ੩ (124) 
_ਵੰਛੂ -- - ਚਲ ਪਓ 
“ਉਠਿ ਵੰਛੂ ਵਟਾਊੜਿਆ ਤੈ ਕਿਆ ਚਿਰ; 





ਲਾਇਆ। ”- 
2. ਜਾ, ਦੁਰ ਹੋ 
“ਵੰਢੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ।” 

`__ - ਆਸਾ ੫, ਛੰਤ ੧੨, ੧ : ੧ (460) 
3. ਜਾਈਏ, ਜਾਓ __ 

“ਹਰਿ ਨਾਮੈ ਹਮ`ਪੀਤਿ ਲਗਾਨੀ ਹਮ ਹਰਿ 
ਵਿਟਹੁ ਘੁਮਿ ਵੰਵੁ।” 

- ਬਸੰ ੪, ੭, ੩ : ੨ (1179) 
ਵਵੇਸਾ -- `ਚਲਾ ਜਾਂਦਾ ਹੈ ਰ 
“ਮਾਲੁ ਜੋਬਨੁ ਧਨੁ ਛੋਡਿ ਵਵੇਸਾ।” 
- ਮਾਰੂ ੫, ਅਸ ੮, ੩ : ੨ (1020) 
ਵੰਵੈ -- ।. ਜਾਏ' ਗਾ ਰ 
"'ਜਿਥਹੁ ਵੰਵੈ ਜਾਇ ਤਿਥਾਊ ਮਉਜੂਦੁ ਸੋਇ।” 

-- ਗਉ ੫, ਵਾਰ ੧੯ਸ, ੫, ੧: ੨ (322) 
“ਜੀਉ ਵੰਵੈ ਚਉ ਖੰਨੀਐ ਸਚੇ ਸੰਦੜੈ ਨੇਹਿ।” 
(ਭਾਵ ਹੋਏ) _ 

__ =- ਸੋਰ ੪, ਵਾਰ ਪਸ, ੩, ੧ : ੨ (644) 
“ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਵੈ | 
_ਜਾਂਵੰਲ।” (ਜਾਂਦਾ ਹੈ) 
ਰਾ ਰਾਮ ੫, ਅਸ ੫, ੮ : ੧ (915) 
“ਮਨੁ ਲੋਚੈ ਉਨ੍ਹ ਮਿਲਣ ਕਉ ਕਿਉ ਵੰਵੈ ਪਿਤਾ।” 
(ਲਿਆ ਜਾਵੇ) ਰ 


ਆਸਾ ੫, ਛੰਤ ੧੧, ੧ : ੧(429) 


- ਰਾਮ ੫, ਵਾਰ ੧੯ : ੨ (965) 
“ਨਿੰਦਾ ਤੇਰੀ ਜੋ ਕਰੇ ਸੋ ਵੰਵੇ ਚੂਰ।” (ਹੁੰਦਾ ਹੈ) 
ਰ੍ ` ਰਾਮ ਬਸ, ਵਾਰ ੫ : ੭ (967) 
ਤ ਦੂਰ ਹੁੰਦੀ ਹੈ” ਰ 

ਵੰਡੇ ਤੋਗਾ ਘਾਣਿ-ਚੰਰਿ ਨੂਣ ਗਾਇਐ।” 
` ਗੂਜ ੫, ਵਾਰ ੮ :.2 (520) 


` ਵਵੇਂ - ਲੰਘਦਾ ਹੈ, ਜਾਂਦਾ ਹੈ 


_'ਜੋ ਜੋ ਵੇਂ ਡੀਹੜਾ ਸੋ ਉਮਰ ਹਥ ਪਵੰਨਿ।” 


.- ਸਲੋ ਫਰ, ੮੯ : ੨ (1382) 


ਟੀ ਗੋਲੀ (ਸ਼ਬਦਾਰਥ, ਸੰਥਿਆ); ਵਟਾਉ, 
ਵੇਸ (ਵਰਪਲ); ਵਾਂਗੂੰ (ਮਨਾਨਕੋਸ਼, 
___ਸੰਥਿਆ) 

“ਨਟ ਵਣ ਖੇਲੈ ਸਾਰਿੰਗਪਾਨਿ।” 


--- ਗੋਉ ਕਬ, ੩੩, ੨ : ੨ (329) 


_ਵਟਵਾਰੇ -- ਰਾਹਗੀਰ, ਰਾਹਮਾਰ, ਲੁਟੇਰਾ, ਡਾਕੂ | 





2176 ਵਡ 





"ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ 
ਥਾਉ ਥੇਹੁ ਗਵਾਇਆ।” 
- ਤੁਖਾ ੪, ਛੰਤ ੪, ੬ : ੪ (1117) 

_ਵਟਾਊ - ਰਾਹੀ, ਮੁਸਾਫਰ ਭਾਵ ਜੀਵ . 

“ਵਾਟ ਵਣਾਊ ਆਇਆ ਨਿਤ ਚਲਦਾ ਸਾਥੁ ਦੇਖੁ।” 
ਰ੍ - ਸਿਰੀ ੧, ਅਸ ੧੩, ੨ : ੩ (61) 
ਵਟਾਉਊੜਿਆ -- ਹੇ ਰਾਹੀ, ਹੇ ਮੁਸਾਫਰ 
ਉਠਿ ਵੰਵੁ ਵਟਾਉੜਿਆ ਤੈ ਕਿਆ ਚਿਰੁ 

ਲਾਇਆ। ”-- ਆਸਾ ੫, ਛੰਤ ੧੧, ੧ : ੧ (459) 


ਵਟਾਇਆ -- ।. ਵਟਾ ਕੇ, ਬਦਲ ਕੇ 


___ - ਸਿਰੀ ੫, ਅਸ ੨੯, ੧੯ : ੨ (74) 

ਰ `_ - ਰਾਮ ੧, ਸਿਗੋਂ ੧੯ : ੧ (939) 

 ਵਣਾਈਅਹਿ -- _ਵਟਾਈਦੇ ਹਨ, ਲਾਈ ਵਿਦ. 
ਹਨ. 


ਤਾਹਿ।” ਰ੍ 
- ਆਸਾ ੧, ਵਾਰ ੧੩ਸ, ੧, ੧: ੨ (470) 


ਵਿ -= 1: ਵਟਿਆਂ ਨਾਲ 


“ਕਿਉ ਕਰਿ ਪੂਰੈ ਵਣਿ ਤੋਲਿ ਤੁਲਾਈਐ।” 


- ਮਾਝ ੧, ਵਾਰ ੧੭ : ੫ (146) 


2, ਵਣ ਕੇ ਰ੍ 
`` ਖਾਇ।” - ਆਸਾ ੧. ੩੨. ੪ : ੧ (358) 
“ਵਿ ਧਾਗੇ ਅਵਰਾ ਘਤੈ।” 

- ਆਸਾ ੧, ਵਾਰ ੧੫ਸ, ੧, ੪ : ੬(471)` 
ਨ ਮਰੋੜ ਰ੍ 


_ ਵਣੁ।”- -- ਆਸਾ ੧, ਵਾਰ ੧ਪਸ, ੧, ੧: ੧੧471) 

ਵਟੇ -- ਵਟਦਾ ਹੈ, ਮਰੋੜ ਚਾੜ੍ਹਦਾ ਹੈ 

“ਤਗੁ ਕਪਾਹਹੁ ਕਤੀਐ ਬਾਮ੍ਰਣੂ ਵਣੇ ਆਇ।” 
` -- ਆਸਾ ੧. ਵਾਰ ੧ਪਸ, ੧, ੨ : ੩ (471) 

ਵਡ -- ਵਡਾ, ਅਤਿ, ਬਹੁਤ _ 

"ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ` 

ਮਸੀਹੀ ਤਿਸ ੍ 


ਵੰਡ 2177 ਵਡਪੰਨੀ 








- ਗੂਜ ੪, ਸੋਦ ੪, ੨ : ੧ (10) । ਵਡਗੇ -- ਵਡੇ, ਬਹੁਤ ਵਡੇ 
ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ | “ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ 
ਖਾਧਾ ਗੁਰ ਭਾਇ।” (ਵਡੇ) ਵਡੁ ਪੁਰਖ ਵਡਗੇ । ” 
- ਸਿਰੀ ੪, ੬੯, ੨ : ੩ (41) - ਨਟ ੪, ੪, ੪ : ੧ (976) 
“ਸਤਿਗੁਰੁ ਸੁਜਾਨੁ ਪੁਰਖੁ ਵਡ ਪਾਇਆ ਹਰਿ | (ਮਹਾਨਕੋਸ਼ ਅਰਥ 'ਚੰਗੀ ਤਰ੍ਹਾਂ ਜਾਣਨਯੋਗ” ਕਰਦਾ 
ਰਸਕਿ ਰਸਕਿ ਫਲ ਲਾਗਿਬਾ।” (ਵੱਡਾ, ਮਹਾਨ) ਹੈ) ਰ 
-- ਜੈਤ ੪, ੪, ੧ : ੧ (697) | ਵਡਦਾਣਾ -- ਬਹੁਤ ਸਿਆਣਾ 








ਵੰਡ -- ਹਿੱਸਾ “ਸਤਿਗੁਰੂ ਸਾਹੁ ਪਾਇਆ ਵਡਦਾਣਾ ਹਰਿ ਕੀਏ 
“ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਬਹੁ ਗੁਣ ਸਾਝਾ। ” 
ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ -- ਜੈਤ ੪, ੫, ੩ : ੨ (698) 
ਧੁਰਿ ਲਿਖਿ ਪਾਇਆ।” ਵਡਦਾਤਾ -- ਵਡ ਦਾਤਾ, ਮਹਾਦਾਨੀ 
- ਬਿਲਾਂ ੪, ਵਾਰ ੯ : ੩ (8੨3) | “ਤੁ ਵਡਦਾਤਾ ਅੰਤਰਜਾਮੀ।” 
ਵਡਈਆ -- ਵਡਿਆਈ ਰ ਜਾ ` -- ਵਡ ੫, ੫, ੧ : ੧ (563) 
“ਜਨ .ਕੀ ਉਪਮਾ ਤੁਝਹਿ ਵਡਈਆ। ” ਵਡਨੁ - ਮਹਾਨ, ਵਡਾ 
- ਗਉਂ ੪, ੪੬, ੧" : ੨ (166) । “ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂੰ ਹਰਿ 
ਵਡਸਮਰਥਾ -- ਵਡੀ ਸ਼ਕਤੀ (ਸਮਰਥਾ) ਵਾਲਾ | ਸੁਖਦਾਤਾ ਵਡਨੁ।” ਵੀ 
“ਬਾਬੁਲੁ ਮੇਰਾ ਵਡਸਮਰਥਾ ਕਰਣ ਕਾਰਣ। ` -- ਬਿਹਾ ੪, ਵਾਰ ੧੦ : ੫ (552) 
ਪ੍ਰਭਹਾਰਾ । ”- ਸੂਹੀ ੫, ਛੰਤ ੨, ੧ : ੩ (777) | ਵਡਨੇ -- ਵਡੇ ਰ੍ 
ਵਡਸਾਹਾ -- ਵਡਾ ਸ਼ਾਹ ਰ੍ | “ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ_ਕੇਂ 
“ਆਪੇ ਵਡਦਾਣਾ ਵਡਸਾਹਾ। ” __ ਪ੍ਰਭ ਵਡਨੇ।'” _-- ਨਟ ੪. ੫, ੪ : ੨ (976) 
- ਜੈਤ ੪, ੧੦, ੪ : ੧ (699) | ਵਡਪਰਤਾਪ =- ਵਡਾ ਇਕਬਾਲ, ਵੰਡਾ ਤੇਜ, ਵਡੀ 
ਵਡਸਾਹਿਬੀ -- ਵਡੀ ਅਮੀਰੀ ਵਾਲੀ ਵਡਿਆਈ 
“ਗਿਰੰਬਾਰੀ ਵਡਸਾਹਿਬੀ ਸਭੁ ਨਾਨਕ ਸੁਪਨੁ । “ਨਾਨਕ ਪਭ ਸਰਣਾਗਤੀ ਜਾ ਕਾ ਵਡਪਰਤਾਪ। ” 
ਥੀਆ।” - ਸਿਰੀ ੫, ੭੨,੪:੨(42)] - ਬਿਲਾ ੫..੭੫, ੨ : ੨ (819) 


ਵਡਹੰਸ -- ਪਰਮਹੰਸ, ਪਰਮ ਬਿਬੇਕੀ, ਵਡੇ ਸੰਤ | ਵਡਪਰਤਾਪੁ -- ਵਡਾ ਇਕਬਾਲ, ਵਡੀ ਵਡਿਆਈ 

“ਸਬਦਿ ਰਤੇ ਵਡਹੰਸ ਹੈ ਸਚੁ ਨਾਮੁ ਉਰਿ ਧਾਰਿ। ”. “ਵਡਪਰਤਾਪੁ ਅਚਰਜ ਰੂਪੁ ਹਰਿ ਕੀਨ੍ਹੀ ਦਾਤਿ।” 
-- ਵਡ ੪, ਵਾਰ ੧ਸ, ੩, ੧ : ੧ (585) - ਬਿਲਾ ੫, ੭੭, ੧ : ੨ (819) 

_ਵਡਹੰਸੂ -- ਪਰਮ ਹੰਸ, ਮਹਾਪੁਰਖ, ਮਹਾਂ ਬਿਬੇਕੀ | ਵਡਪਰਵਾਰੂ -- ਵਡੇ ਪਰਵਾਰ ਵਾਲਾ 

“ਹੈ ਜਾਨਿਆ ਵਡਹੰਸੁ ਹੈ ਤਾ ਮੈ ਕੀਆਂ ਸੰਗੁ।” “ਆਪਿ ਇਕਾਤੀ ਹੋਇ ਰਹੈ ਆਪੇ ਵਡਪਰਵਾਰੂ। ” 


-- ਵਡੇ ੪, ਵਾਰ ੧ਸ, ੩, ੨ : ੧ (583) - ਬਿਹਾ 8, ਵਾਰ ੨੧ : ੩ (556) 
ਵਡਹੁ -- ਵਡੇ ਤੋਂ ਰ ਵਲੀ ਵਡੇ ਪੰਨਾਂ ਦੁਆਰਾ 
“ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ।” | “ਪਾਈਐ ਵਡਪੁਨੀ ਮੇਰੇ ਮਨਾ।” 
-- ਸਿਰੀ ੧, ਅਸ ੮, ੮:੧(58) -- ਆਸਾ ੫, ੧੫੯, ੧” : ੫ (409) 
ਵਡਗਹਨ -- ਵਡਾ ਗਹਿਣਾ, ਵਡਾ ਭੂਸ਼ਨ ਵਡਪੁੰਨੀ - ਵਡੇ ਪੁੰਨਾਂ ਸਦਕਾ, ਚੰਗੇ ਕੀਤੇ ਕਰਮਾਂ 
“ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੌਤੀਚੂਰੂ ਕਰਕੇ 
ਵਡਗਹਨ ਗਹਨਈਆ। ” ੍ `'ਵਪੁੰਨੀ ਹਰਿ- ਧਿਆਇਿਆ”ਜਨ ਨਾਨਕ ਹਮ 


- ਬਿਲਾਂ ੪, ਅਸ ੫, ੬ : ੧ (836) | ਮੂਰਖ ਮੁਗਧ ਨਿਸਤਾਰੇ ਰਾਮ। 


- ਬਿਹਾ ੪, ਛੰਤ ੩, ੧ : ੪ (539) 
ਵਡਪੁੰਨੂ -- ਵਡਾ ਪੁੰਨ, ਵਡਾ ਉਪਕਾਰ 
“ਤਿਸੁ ਸਤਿਗੁਰ ਕਉ ਵਡਪੁੰਨੁ ਹੈ ਜਿਨਿ ਅਵਗਣ 
ਕਟਿ ਗੁਣੀ ਸਮਝਾਇਆ। ” 
-- ਵਡ ੪, ਵਾਰ ੭ : ੪ (588) 
“ਮਾਣਸ ਜਨਮੁ ਵਡਪੁੰਨੇ ਪਾਇਆ ਦੇਹ ਸੁ ਕੰਚਨ 
ਚੰਗੜੀਆ। ”-- 
ਵਡਪੁੰਨੋ -- ਵਡਾ ਪੁੰਨ, ਵਡਾ ਉਪਕਾਰ ` 
“ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡਪੁੰਨੋਂ। ” 
- ਤਿਲੰ ੪, ਅਸ ੨, ੯ : ੨ (725) 
ਵਡਪੁਰਖ -- ਵਡਾ ਮਾਲਕ __ 
“ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ 
ਵਡਪੁਰਖ ਵਤਾਗੀ। ” ਰ੍ 
- ਧਨਾ ੪, ੨, ੩ : ੧ (667) 
ਵਡਪੁਰਖੁ -- ਵਡਾ ਮਾਲਕ, ਵਡਾ ਸਮਰਥ ਮਾਲਕ 
“ਕਿਆ ਹਉ ਕਹਉ ਸੁਣਉ ਸੁਆਮੀ ਤੂੰ ਵਡਪੁਰਖੁ 
_ ਜਾਣ” 
_ਵਡਫਾ -- ਵਡਾ 
ਹਰਿ ਪ੍ਰਭੁ ਵਡਫਾ।” 
--'ਪੁਭਾ ੪, ੫. ੧ : ੧ (1336) 
ਵਡਭਾਗ -- ਚੰਗੇ ਭਾਗ 
“ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ 
ਸਰਧਾ ਹਰਿ ਪਿਆਸ।” 
- ਗੂਜ ੪, ੧, ੨ : ੧ (492) 
ਵਡਭਾਗਣਿ -- ਵਡੇ/ਚੰਗੇ ਭਾਗਾਂ ਵਾਲੀ 
“ਸਾ ਗੁਣਵੰਤੀ ਸਾ ਵਡਭਾਗਣਿ।” 


- ਮਾਝ ੫, ੧੧, ੨: ੧ (97). 


ਵਡਭਾਗਣੀ -- ਚੰਗੇ ਭਾਗਾਂ ਵਾਲੀ 
ਰਾਇ।” . -- ਮਾਝ ੫, ਬਾਰਾ ੧੩ : ੪ (136) 
ਵਡਭਾਗਣੇ -- ਵੜੇ ਭਾਗਾਂ ਵਾਲੀ ਹੈ 
“ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ । ” 
- ਫੁਨ ੫, ੪ : ੧ (1362) 
ਵਡਭਾਗਾ -- ।. ਚੰਗੇ ਭਾਗਾਂ ਵਾਲਾ 
“ਜੋ ਇਸੁ ਮਾਰੇ ਸੋ ਵਡਭਾਗਾ। ” 


2178 





ਵਡ ੪, ਘੋੜੀ ੧, ੧ : ੩ (575) 


-- ਸਿਰੀ ੫, ੯੬, ੧੭: ੨ (5) 








ਵਡਤਾਗੂ 


- ਗਉਂ ੫, ਅਸ ੫, ੪ : ੩ (238) 
2. ਚੰਗੇ ਭਾਗ 
“ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ । ” 
-- ਆਸਾ ੫, ੧੧੬, ੧ : ੧ (399) 
ਵਡਭਾਗਿ -- ਵਡੇ ਭਾਗਾਂ ਨਾਲ 
“ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ 
ਹੋਇ।” ___-- ਸਿਰੀ ੩, ੪੨, ੧ : ੩ (29) 
ਵਡਭਾਗੀ -- ।. ਵਡੇ ਭਾਗਾਂ ਵਾਲੇ, ਚੰਗੇ ਭਾਗਾਂ 
ਵਾਲੇ 
“ਧੰਨੁ ਵਡਭਾਗੀ ਵਡਭਾਗੀਆ ਜੋ ਆਇ ਮਿਲੇ 
ਗੁਰ ਪਾਸਿ।” -- ਸਿਰੀ ੪, ੬੬, ੨ : ੩ (40) 
2. ਵਡੇ ਭਾਗਾਂ ਨਾਲ 
- ਸਿਰੀ ੫, ੮੨, ੨ : ੨ (46) 
ਖਾਟਿ।” -- ਸਿਰੀ ੫, ੮੭, ੧ : ੧ (48) 
ਵਡਭਾਗ -- ਵਡੇ ਭਾਗਾਂ ਨਾਲ 
“ਕਹੁ ਨਾਨਕ ਪਾਈਐ ਵਡਭਾਗ? ਮਨ ਤਨ ਹੋਇ 


ਬਿਗਾਸਾ।” -- ਸਾਰ ੫, ੨੩, ੨ : ੨ (1209) 
ਵਡਭਾਗੀਆ -- ਹੈ, ਵਡੋ.ਭਾਗੀ ਵਾਲ ਓਗੇ ਥਾਂ 


ਵਾਲਾ ਹੈ 
ਗੁਰ ਪਾਸਿ।? -- ਸਿਰੀ ੪, ੬੬, ੨ : ੩ (40) 
2. ਵਡੇ ਭਾਗਾਂ ਵਾਲੇ ਦੇ 
'ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ।” 
- ਗੂਜ ੩, ਵਾਰ ੧੪ਸ, ੩, ੨ : ੩ (੨14) 
- ਦੇਡੇ ਭਾਗਾਂ ਵਾਲੇ 
- ਬਿਹਾ ੫, ਛੰਤ ੫, ੩ : ੧ (545) 
ਲੈ ਲਾਹਾ ਮਨਿ ਹਸੁ ਜੀਉ” 
-- ਗਉ ੪, ੬੬, ੩ : ੪ (173) 
ਵਡਭਾਗੀਹੋ -- ਵਡੇ ਭਾਗਾਂ ਵਾਲਿਓ 
- ਸਿਰੀ ੪, ੬੭, ੨ : ੧(40) 


ਵਡਭਾਗੁ -- 1. ਚੰਗੇ ਭਾਗਾਂ/ਵੜੇ ਭਾਗਾਂ ਵਾਲਾ 


ਵਡਭਾਗੇ ਰ 2179 


- ਆਸਾ ੪, ੫੫, ੨ : ੨ (366) 
(ਵਡੇ ਭਾਗਾਂ ਵਾਲਾ ਹੋ ਜਾਂਦਾ ਹੈ) ਰ 
-- ਬਿਲਾ ੪, ਛੰਤ ੨. ੧ੋਸ : ੧ (845) 
2. ਚੰਗੇ ਭਾਗ, ਵਡੇ ਭਾਗ 
“ਨਾਨਕ ਮਸਤਕਿ ਜਿਸੁ ਵਡਭਾਗੂ । ” 
-- ਵਡ ੩, 2, ੪ : ੧ (560) 
ਵਡਭਾਗੇ -- ਵਡੇ ਭਾਗਾਂ ਵਾਲੇ 
“ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ। ” 
-- ਗਉ ੫, ਵਾਰ ੧੬ : ੩ (322) 
“ਸਤਿਗੁਰੁ ਆਇ ਮਿਲਿਆ ਵਡਭਾਗੇ।” (ਵਡੇ 
ਭਾਗਾਂ ਵਾਲੇ ਨੂੰ) 
--ਮਾਰੂ ੩, ਸੋਲਾ ੨, ੧੨ :੨ (1045) 
“ਅੰਤਰਿ ਸਬਦੁ ਮਸਤਕਿ ਵਡਭਾਗੇ । (ਚੰਗੇ ਭਾਗ) 
- ਮਾਰੂ ੩, ਸੋਲਾ ੭, ੩ :੨ (1050) 
“ਹਰਿ ਨਾਮੁ ਦੀਓ ਮਸਤਕਿ ਵਡਭਾਗੇ। ” (ਚੰਗੇ 
ਭਾਗਾਂ ਕਰਕੇ) -- ਬਸੰ ੩, ੨, ੨ : ੪ (1172) 
ਵਡਭਾਗੈ -- ਵੜੇ ਭਾਗਾਂ ਸਦਕਾ 





ਜਪਿ ਵਡਭਾਂਗੈ। -- ਸੂਹੀ ੫, ਛੰਤ ੩, ੧:੫ (778) 
ਵਡਭਾਗੋ -- ਵਡੇ ਭਾਗਾਂ ਦੀ 
“ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ 
ਮਣੀ ਵਡਭਾਗੋ ਰਾਮ। ” 
-- ਵਡ ੩, ਛੰਤ ੨, ੩ : ੧ (568) 
ਕਤਹੁ ਨ ਡੋਲੀ।” (ਚੰਗੇ ਭਾਗ) 
-- ਸਿਲਾ ੫, ੮੯,'੧ : ੨ (822) 
ਵਡਭੂਮੀਆ -- ਜਾਗੀਰਦਾਰ, ਵਿਸ਼ਾਲ ਭੂਮੀ ਦਾ 
“ਧਨਪਾਤੀ ਵਡਭੂਮੀਆ ਮੇਰੀ ਮੇਰੀ ਕਰਿ 
ਪਰਿਆ।” _-- ਸਿਰੀ ੫, ੭੨, ੨ : ੨ (42) 
ਵਡਰੋਗੁ -- ਵਡੀ ਬਿਮਾਰੀ _ 
“ਦੂਖੁ ਦਰਦੁ ਵਡਰੋਗੁ ਨ ਪੇਹੇ ਤਿਸੁ ਮਾਇ।” 
- ਗੂਜ ੫, ਵਾਰ ੧੪ : ੫ (522) 
ਵਡੜੀ - ਵਡੀ ___ 














ਜੀਉ।” (ਬੜੀ ਤੀਬਰ) 
-- ਮਾਝ ੪, ੬੯, ੪ ? ੧ (175) 
ਵਡੜੈ -- ਵੜੇ, ਬਹੁਤ ਵਡੇ 


-- ਸਲੋਂ ੫, ੬੨ : ੧ (1420) 


ਵਡਾ -- ।. ਮਹਾਨ 


“ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।” 
-- ਜਪੁ ੧, ੨੧ : ੧੭ (5) 
“ਕਉਨ ਵਡਾ ਮਾਇਆ ਵਡਿਆਈ।” 
- ਗਉ ੫, ੧੧੩, ੧" : ੧ (166) 
2. ਪਤਿਵੰਤ 
“ਵਡਾ ਦਾਤਾ ਤਿਲੁ ਨ ਤਮਾਇ।” 
-- ਜਪੁ ੧, ੨੫ : ੨ (5) 
“ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ 
ਕਰੇਇ।” (ਪਤਿਵੰਤਾ) 
--_ਸਿਰੀ ੧, ਅਸ ੧, ੬ : ੧ (53) 
“ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ।” (ਬਹੁਤ) 
_- ਗਉ ੪, ਸੋਲਾ ੪, ੧" : ੧ (13) 
ਪਰਵਾਰੁ।” (ਵਿਸ਼ਾਲ) 
- ਮਾਝ ੫, ਦਿਨ ੨ : ੩ (137) 
“ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ 
ਅਖਾੜਾ।” (ਵਿਸ਼ਾਲ) 
-- ਆਸਾ ੫, ਛੰਤ ੧੨, ੪ : ੫ (461) 
“ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ 
ਪਵਾ। ` (ਬਹੁਤ) 
- ਮਾਰੂ ੩, ਵਾਰ ੧੪ਸ, ੧, ੩ : ੨ (1091) 
4. ਵਧੇਰੇ, ਜ਼ਿਆਦਾ 
“ਭਉ ਮੁਚੁ ਭਾਰਾ ਵਡਾ ਤੋਲੁ।” 
<- ਗਉ ੧, ੧,੧:੧(151) 
5. ਵਡਾ ਉਮਰ ਵਿਚ ਰ 
“ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ 
ਬਿਲਾਸਾ।”” -- ਗਉ ੪, ੪੬, ੧ : ੨ (165) 
ਮਾਸੁ।” ਰ 
-- ਮਲਾ ੧, ਵਾਰ ੨੫ਸ, ੧, ੧ : ੫ (1269) 
6. ਦੀਰਘ 


“ਮੱਸੇ ਮਤਿ ਹਿਰਿ ਲਈ ਤੇਰੀ ਮੂੜੈ ਹਉਸੇ ਵਡਾ 
ਰੋਗੁ ਪਇਆ।” 





-- ਆੱਸਾਂ ੩, ਪਟੀ 2 : ੧ (435) | 


"ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ 
ਸਕੈ ਕੋਇ।” (ਘੇਰ) ਰ੍ 
-- ਵਡ ੩, ੯. ੨ : ੨ (560) 
7. ਪੂਰਾ ਹੋਣਾ, ਸੁਆਸ ਤਿਆਗਨੇ, ਮਰ ਜਾਣਾ 
ਚਲਾਇਆ।”` 
- ਆਸਾ ੧, ਵਾਰ ੩ : ੨ (464) 
“ਡੋਲੈ ਵਾਉ ਨ.ਵਡਾ ਹੋਇ।” (ਬੁਝਨਾ) 
- ਰਾਮ ੧, ੭, ੪ : ੧ (878) 
“ਵਡਿਆਈ ਵਡਾ ਪਾਇਆ।” 
-- ਆਸਾ ੧, ਵਾਰ ੭ : ੫ (467) 


“ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ 
ਆਸਾ ੧, ਵਾਰ ੧੬ : ੩ (472) 


_ਲਾਇਦਾ।”- 
9. ਬਜ਼ੁਰਗ 
“ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰੁਲਸੀ।” 
-- ਸੈਰ ੫, ੧, ੧. ੨ (608) 
10. ਦੀਰਘ ਅਕਾਰ ਦਾ ਰ 
"ਹੁਕਮੇ ਨਾਨ੍ਹਾ ਵਡਾ ਥੀਵੈ।” 
- ਰਾਮ ੫, ਵਾਰ ੧੧ੋਸ, ੫, ੨ : ੬ (962) 


ਵੰਡਾਇਆ -- ਹਿੱਸੇ ਕਰਨਾ, ਭਾਗ ਕਰਨਾ 
“ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ 


ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ 


ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ। ” 


-- ਬਿਲਾ ੪, ਵਾਰ ੯ : ੨ (853) 


ਵਡਾਈ -- 1. ਉੱਚਤਾ, ਬਜੁਰਗੀ 
“ਸੋ ਘਰੁ ਰਾਖੁ ਵਡਾਈ ਤੋਇ।” 
`__ - ਆੱਸਾ ੧, ਸੋਹ ੨, ੧“ 
2. ਮਾਨ, ਸੋਭਾ, ਵਡਿਆਈ 
“ਗੁਰਮੁਖਿ ਅਰ ਦੇਇ ਵਡਾਈ ਆਪੇ ਸੇਵ 
ਕਰਾਏ।”” -- ਸਿਰੀ ੩, ੪੮, ੨ : ੩ (32) 
“ਨਾਨਕ ਤਿਹ ਜਨ ਮਿਲੀ ਵਡਾਈ। ” 
- ਗਉ ੫, ਬਾਅ ੩੫ : ੮ (257) 
“ਤੂ ਸੁਲਤਾਨ- ਕਹਾ ਹਉ ਮੀਆ ਤੇਰੀ ਕਵਨ 
ਵਡਾਈ। (ਇਜ਼ਤ) 


ਤਉ 


2180 





। ਵੰਡਾਨੀ -- ਵਡੇ 








- ਬਿਲਾ ੧, ੧, ੧ : ੧ (795) 
3. ਉਸਤਤ, ਉਪਮਾ 
“ਸਰਬ ਸੂਖ ਹਰਿ ਨਾਮਿ ਵਡਾਈ।” 
- ਬੈਰਾ ੫, ੭, ੨ :੧ (720) 
-- ਬਿਲਾ ੫, ੩੭, ੪ : ੧ (810) 
ਵਡਾਈਆ -- ।. ਮਾਨ, ਸ਼ੋਭਾ ੪ 
“ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ 


ਥਾਉ।” ---ਸਿਰੀ ੫, ੮੫, ੩ : ੩ (47). 
2. ਸਿਫਤਾਂ 
“ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ 
ਲੇਹੂ।” 


- ਗਉ ੪, ਵਾਰ ੨੦ਸ, ੩, ੧ : 2(311). 
ਵੰਡਾਏ -- ਵੰਡਿਆ ਜਾਏ 
“ਅਣਹੋਦੇ ਆਪੁ ਵੰਡਾਏ।” 
- ਸਲੋ ਫਰ, ੧੨੮ : ੩ (1384) 
ਵਡਾਗੀ -- ਵਡਾ, ਮਹਾਨ 
ਵਡਪੁਰਖ ਵਡਾਗੀ।” 
- ਧਨਾ ੪, ੨, ੩ : ੧ (667) 
ਵਡਾਤੀ -- ਵਡਾ _ 
“ਤੂੰ ਆਪੇ ਆਪਿ ਸੁਜਾਣੁ ਹੈ ਵਡਪੁਰਖੁ ਵਡਾਤੀ। ” 


ਦਾ ਸਾਨ ਚ" ਵਾਜ ੧ ੮ ੭. (138) 


ਵਡਾਨੀ।”” __-- ਧਨਾ ੪, ੩? ੨: ੧ (667) 
ਵਡਾਮ -- ਵਡਾ ਰ 
"ਜਿਸੁ ਰੂਪ ਨ ਰੇਖ ਵਡਾਮ।” 
- ਕਾਨ ੪, ੯, ੧” : ੨ (1297) 
- ਵਡੀ ਪਦਵੀ/ਸ਼ਾਨ ਵਾਲਾ ਮਨੁੱਖ ` 
(ਸ਼ਬਦਾਰਥ); ਸ਼ੇਖੀ ਮਾਰਨ ਵਾਲਾ 
(ਮਹਾਨਕੋਸ਼) 
- ਆਸਾ ੧, ਵਾਰ ੨੨ਸ, -੨,੪:੧(4%) 
ਵਡਾਲਕਾ -- ਵਡਾ _ 
"ਨਾਨਕ ਸੰਤ. ਤੇਰੈ ਰੰਗਿ ਰਾਤੇ ਤੂ ਸਮਰਥੁ 
ਵਡਾਲਕਾ। ''-- ਮਾਰੂ ੫. ਸੋਲਾ ੧੩, ੧੬:੩ (106੨) 


ਵਡਾਰੂ 


ਵੰਡਿ 


2181 


ਵਡਿਆਈਐ 





ਵੰਡਿ -- ਤਕਸੀਮ (ਕਰ ਦਿੱਤਾ) 
“ਕਹੈ ਨਾਨਕੁ ਛਧੈ ਕਿਉਂ ਛਪਿਆ ਏਕੀ ਏਕੀ 
ਵੰਡਿ ਦੀਆ।”-- ਆਸਾ ੧, ੭, ੪ : ੨ (351) 
“ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ 
ਭਾਂਈ। ” (ਵੰਡ ਦਿੰਦੀ ਭਾਵ ਨਿਖੇੜ/ਵਿਛੋੜ ਦਿੰਦੀ 
ਹੈ) __-- ਆਸਾ ੧, ਅਸ ੧੨, ੧ : ੨ (417) 
ਵਡਿਆ -- ਅਮੀਰਾਂ, ਵਡਿਆਂ 
“ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ 


-- ਗਉਂ ੩, ੨੯,੪:੨(160)। 


- ਜਪੁ ੧, ੪ : ੫.(2) 

“ਕਹਣੁ ਨ ਜਾਈ ਤੇਰੀ ਤਿਲੁ ਵਡਿਆਈ। ” 
- ਆਸਾ ੧, ਸੋਦ ੨, ੨ : ੪ (9) 

“ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ 
ਵਡਿਆਈ। ?-- ਗਉ ੪. ੪੬, ੩ : ੧ (166) 


ਵਡਿਆਈ। ” (ਸ਼ਾਨ) 
-- ਸੁਹੀ ੧, ਛੰਤ ੩, ੩ : ੪ (765) 


“ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ 


ਤੈ (ਬਜ਼ੁਰਗੀ ਭਾਵ ਕ੍ਰਿਪਾ) 
- ਰਾਮ ੩, ਅਸ ੫, ੧" 
- ਰਜ਼ਾ (ਭਾਵ) 
ਵਡਿਆਈ। ” -- 
“ਤੈਸੋ ਹੀ ਇਹੁ ਖੇਲੁ ਖਸਮ ਕਾਂ ਜਿਉ ਉਸ ਕੀ 
ਵਡਿਆਈ। ”- 
4. ਉਸਤਤਿ, ਸਿਫਤ, ਉਪਮਾ 
“ਹਰਿ ਭਗਤਾਂ ਹਰਿ ਆਰਾਧਿਆ.ਹਰਿ ਕੀ 
ਵਡਿਆਈ। ” 


ਵੀ 


- ਸਿਰੀ ੧, ੩,੪:੨(੧5)। 








੧912) 


ਜਪੁ ੧, ੨੭ : ੨੦ (6)' 


ਪ੍ਰਭਾ ੧, ੮, 2: 201520) 1 


-- ਗਉ ੪. ਵਾਰ ੩੦ਸ, ੪, ੨ : ੧ (316) 
“ਵਡਿਆਈ ਵਡਾ ਪਾਇਆ। ” (ਸਿਫਤ ਰਾਹੀਂ) 
ਰ -- ਆਸਾ ੧, ਵਾਰ ੭ : ੫ (467) 
ਵਡਿਆਈਆ -- 1. ਉਚਤਾ, ਬਜ਼ੁਰਗੀ 
“ਗਾਵੈ ਕੋ ਗੁਣ ਵਡਿਆਈਆ ਚਾਰ। ” 
- ਜਪੁ ੧, ੩: ੩(1) 
2. ਮਾਨ, ਇਜ਼ਤ 
“ਜਿਥੈ ਮਿਲਹਿ ਵਡਿਆਈਆ ਸਦ ਖੁਸੀਆ 
ਸਦ ਚਾਉ।” -- ਸਿਰੀ ੧. ੬, ੨ : ੧ (16) 
“ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ 


ਚਾਉ।” (ਬਖਸ਼ਿਸ਼ਾਂ) 
- ਮਾਰੂ ੧, ਅਸ ੬, ੨ : ੩ (1012) 
3. ਗੁਣ ਰ੍ 


-- ਆਸਾਂ ੧, ਵਾਰ ੧੮ : ੧ (473) 
“ਬਹੁਤੁ ਵਡਿਆਈਆ ਸਾਹਿਬੈ ਨਾ ਜਾਹੀ 
ਗਣੀਆ। ”-- ਬਿਲਾ ੪, ਵਾਰ ੧੨ : ੩. (8੨4) 
4. ਸਿਫਤ, ਸ਼ੋਭਾ 
“ਜੇ ਵਡਿਆਈਆ ਆਪੇ ਖਾਇ। ” 
-- ਧਨਾ ੧, ੬, ੩ : ੩ (662) 
ਵਡਿਆਈਆਂ -- ।. ਸਾਲਾਹੀਆਂ ਹਨ 
“ਮੈ ਰਾਤਿ ਦਿਹੈ ਵਡਿਆਈਆਂ। ” 
-- ਸਿਰੀ ੫, ਅਸ ੨੮, ੨੪ : ੨ (73) 
2. ਪੁਤਾਪ, ਉਚਤਾ, ਬਜ਼ੁਰਗੀ 
“ਸਿਧਾ ਪੁਰਖਾ ਕੀਆ ਵਡਿਆਈਆਂ।” 
-- ਆਸਾ ੧, ੧, ੩ : ੨ (349) 
3. ਇਜ਼ਤ ਮਾਨ 
ਸੇਤੀ ਜਾਲਿ।” 
-- ਮਲਾ ੧, ਵਾਰ ੨੬ਸ, ੨, ੨ : ੧ (290) 
। ਵਡਿਆਂਈਆ -- ਮਾਨ ਇਜ਼ਤ 
“ਜਾ ਤੂੰ ਵਡਾ. ਸਭਿ ਵਡਿਆਂਈਆ ਚੰਗੇ ਚੰਗਾ 
ਹੋਦੀ। ”-- ਮਾਝ ੧, ਵਾਰ ੧ਪਸ, ੧, ੨ : ੧ (145) 


`.- ਰਾਮ ੩, ਵਾਰ.੯ : ੩ (951) 


ਵਡਭਾਗੀ 2182 ਇੱ ਵਡੇਰੀ 

ਵਡਭਾਗੀ -- ਚੰਗੇ ਭਾਗਾਂ ਵਾਲਾ "ਓਥੈ ਅੰਮਿ੍‌ਤੁ ਵੰਡੀਐ ਕਰਮੀ ਹੋਇ ਪਸਾਉ।” 

“ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਇ।” - ਮਾਂਝ ੧, ਵਾਰ ੧੮ਸ, ੨, ੧ : ੬ (146) 
-- ਭੈਰ ੩, ੧੨, ੪ : ੧ (1130) | ਵੰਡੇ -- 1. ਉੱਚੇ, ਮਹਾਨ ਰ੍ 

ਵਡੀ -- ।. ਬਹੁਤੁ, ਉਚੀ “ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ 

“ਵਡਾ ਸਾਹਿਬ ਵਡੀ ਨਾਈ ਕੀਤਾ ਜਾ ਕਾ ਹੋਵੈ।” | __ਗਹੀਰਾ।” -- ਆਸਾ ੧, ਸੋਦ ੨, ੧“:੧(9) 

- ਜਪੁ ੧, ੨੧ : ੧੭ (5) ਵਲ ਗਲ ਚਾਜਨਾਆ ਰਮਨ ਤਾਂ ਲੀ ਰਿਸ ਲੇ 











“ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਬੂਝੀ।”: __ -- ਧਨਾ ੫, ੬੧: ੧ (672) 
ਪਾਂਪਿ।” _-- ਗੂਜ ੩, ਵਾਰ ੧੩ : ੮ (521) “ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਸੇ ਮਿੰ-ਜਾਗ 
“ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਭਗਤਿ ਉਮਾਹਾ ਰਾਮ।” 


ਦਰਸਨੁ ਪਾਵਾ।” (ਜ਼ਬਰਦਸਤ, ਬਹੁਤ ਤੀਬਰ) -- ਜੈਤ ੪, ੯, ੪ : ੩ (699) 


-- ਵਡ ੪, ੩, ੧ : ੧ (561) ! 2. ਚੰਗੇ, ਸੁਭ 
ਹਠਲੀ ਰੇ। ”-- ਆਸਾ ੫. ੧੩੨. ੨:੧(404) -- ਸਿਰੀ ੪, ੭੦, ੪ : ੩ (42) 
3. ਭਾਵ ਉਤਮ, ਉਚੀ 3. ਭਾਵ ਪ੍ਰਭੂ 
“ਹਰਿ ਤੇਰੀ ਵੰਡੀ ਕਾਰ ਮੈ ਮੂਰਖ ਲਾਈਐ।” “ਵਡੇ ਹਾਥਿ ਵਡਿਆਈਆ ਜੈ ਭਾਵੇ ਤੈ ਦੇਇ।” 
- ਸੋਰ ੪, ਵਾਰ ੨ : ੩ (643) ਰ __-- ਸਿਰੀ ੧, ਅਸ ੧, ੬ : ੨ (53) 
4. ਲੰਮੀ ਰ੍ ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ।” 
"ਵਡੀ ਆਰਜਾ ਹਰਿ ਗੋਸ਼ਿੰਦ ਕੀ ਸੂਖ ਮੰਗਲ `-- ਸਿਰੀ ੪, ਵਾਰ ੯ਸ, ੩, ੨ : ੩ (86) 
ਕਲਿਆਣ ਬੀਚਾਰਿਆ। ” 4. ਭਾਵ ਅਮੀਰ, ਉਚੇ ਮੋਰਤਬੇ ਵਾਲੇ 
- ਬਿਲਾਂ ੫, ੨੩, ੧ : ੨ (807) ਵਡੇ ਵਡੇ ਜੋ ਦੀਸਹਿ ਲੋਗ।” 
5. ਵਡੇਰੀ ਉਮਰ -- ਗਉ ੫, ੧੧੩, ੧ : ੧(188) 


"ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ 5. ਬਹੁਤ, ਬੜੇ ੍ 
ਮੁਈਆਸੁ। -- ਸਲੋ ਫਰ, ੫੪ : ੧ (1380) “ਅਗਰਕ ਉਸ ਕੇ ਵਡੇ ਨਗਾਉ।” 


ਵਡੀਆ -- ਸ਼ਹੁਤ, ਉਤਮ - ਆਸਾ ੫, ੮੭, ੩ : ੧ (392) 
“ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ | ਵਡੇਰਾ -- 1. ਅਮੀਰ, ਵਡਾ 
ਕਰਮਿ ਮਿਲੈ ਤਾਂ ਪਾਇ।” “ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ।” 
- ਸਲੋ ੩, ੫੧: ੮ (1419) - ਸੋਰ ੫, ੧, ੧ : ੨ (608) 
“ਫਰੀਂਦਾ ਰਾਤੀ ਵਡੀਆਂ ਧੁਖਿ ਧੁਖਿ ਉਨਨਿ "ਦੁਬਿਧਾ ਰੋਗੁ ਸੁ ਅਧਿਕ ਵਡੇਂਰਾ ਮਾਇਆ ਕਾ 
__ਪਾਸ।? -- ਸਲੋ ਫੋਰ, ੨੧ : ੧ (1378) ਮੁਹਤਾਜੁ ਭਇਆ। ” ੍ 
ਵਡੀਆਏ -- ਮਾਨ ਦੇਣਾ, ਸ਼ੋਭਾ ਦੇਣੀ, ਇਜ਼ਤ - ਭੈਰ ੧, ਅਸ੧, ੮ : ੨ (1153) 
ਰ ਦਿ ਪਾ ਵਡੇਰੀ -- ਵਡੀ, ਹੋਰ ਵਡੀ 
“ਸਾਚੇ ਭਾਵੈ ਤਿਸੁ ਵਡੀਆਏ।” "ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ।” 
-- ਮਾਰੂ ੧, ਸੋਲਾ ੨੨, ੧੦ : ੧ (1043) -ਸਿਰੀ ੧. ਅਸ ਦ, ਦ : ੧ (56) 


ਵੰਡੀਐਂ -- ਤਕਸੀਮ ਹੁੰਦਾ ਹੈ, ਵੰਡਿਆ ['ਤਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ 
(ਵਰਤਾਇਆ) ਜਾਂਦਾ -ਹੈ __ . _ਰਖਾਈ।” - ਬਸ ੪, ਅਸ੧,੫:੧(1191) 


ਵਡੇਰੇ 


ਵਡੇਰੇ -- !. ਵਡੇ, ਬਹੁਤ ਵਡੇ 
“ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ 
ਸਰਧਾ ਹਰਿ ਪਿਆਸ।” 
-- ਗੂਜ ੪, ਸੋਦ ੪, ੨ : ੧(10) 
2..ਚੰਗੇ ਰ 
-- ਮਾਝ ੪, ੬੯, ੨ : ੨ (175) 
3. ਮਹਾਨ 
“ਕਰਿ ਕਰਿ ਥਾਕੇ ਵਡੇ ਵਡੇਰੇ ।'” 
-- ਰਾਮ ੫, ੨੨, ੩ : ੧ (669) 
ਵਡੈ -- ਉਚੇ, ਚੰਗੇ 
“ਵਡੈ ਭਾਗਿ ਸਤਮੰਗੇਤਿ ਪਾਈ ਹਰਿ ਪਾਇਆ 
ਸਹਜਿ_ਅਨੰਦੁ।”-- ਸਿਰੀ ੩, ੪੧, ੨ : ੩ (29) 
ਵਡੋ - ਵਡਾ, ਦੀਰਘ 
-- ਬਸੰ ੧, ਅਸ ੪, ੩ : ੧(1189) 


ਵਡੋਨਾ -- ਵੜੇ ਰ 
“ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ 
ਵਡ ਵਡਭਾਗ ਵਡੋਨਾ। ” 
ਰ - ਕਾਨ ੪, ਵਾਰ ੫ : ੪ (1315) 
“ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ 


ਵਡ ਪੁਰਖ ਵਡੋਲੀ।” 
- ਗਉ ੪, ੫੩, ੪ : ੧ (169) 
(ਮਹਾਨਕੋਸ਼ ਅਰਥ “ਵਡ ਓਲੀ (ਝੋਲੀ) ਵਾਲਾ” 
ਕਰਦਾ ਹੈ) 
ਵਡੌਨਾ -- ਵਡੇ 
“ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸਭ ਊਪਰਿ 
ਵਡੇ ਵਡੌਨਾ।”-- ਕਾਨ ੪, ਵਾਰ ੫ : ੧ (1315) 
ਵਢਣਹਾਰ -- ਕਟਠਜੋਗ, ਭਾਵ ਪਕੀ ਹੋਈ 
“ਹਰੀ ਨਾਹੀ ਨਹ ਡੜੂਰੀ ਪਕੀ ਵਢਣਹਾਰ । 
<- ਸਿਰੀ ੫, ੭੪, ੩ : ੧(43) 


ਵਢਾਇਆ -- ਕਟਾਇਆ 


“ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ 
ਨਕ ਵਢਾਇਆ। ”-- ਰਾਮ ੪, ੫, ੩ : ੨ (6੧2) | 


ਵਢੀ -- ਰਿਸ਼ਵਤ 
“ਵਢੀ ਲੈ ਕੈ ਹਕੁ ਗਵਾਏ । ” 


2183 





-- ਰਾਮ ੩, ਵਾਰ ੧੧ਸ, ੧, ੧ : ੯ (951) 

ਵਢੱ? - ਵਢਿਆ ਹੋਇਆ, ਕਟਿਆ ਹੋਇਆ 
ਮੂਲਿ ਨ ਪਾਹਿ।” 

-- ਵਡ ੪, ਵਾਰ ੧੧ਸ, ੩, ੧ : ੬ (੨90) 


 ਵਢੀਅਹਿ -- ਵਢੇ ਜਾਣਗੇ 


“ਵਢੀਅਹਿ ਹਥ ਦਲਾਲ ਕੇ ਮੁਸਫ਼ੀ ਏਹ ਕਰੇਇ।” 


- ਆਸਾ ੧, ਵਾਰ ੧੭ਸ, ੧, ੧ : ੩472) 


ਵਢੀਜੈ -- ਵਢਿਆ ਜਾਂਦਾ ਹੈ, ਵਢ ਦੀਜੈ 


“ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ 
ਨਾਕ ਵਢੀਜੈ।” 
-- ਕਲਿ ੪, ਅਸ ੪, ੭: ੧(1325)' 
ਵਢੇ -- ।. ਵੱਢ ਕੇ 
ਕਰੀਜੈ।” __-- ਵਡ ੧, ੩. ੧ : ੧੯ (558) 
2. ਵਢਦਾ/ਕਟਦਾ ਹੈ ਰ 
-- ਰਾਮ ੩, ਵਾਰ ੧੯ਸ, ੧, ੧ : ੩ (955) 
3. ਵਢੇ ਹੋਏ 
“ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ 
ਵਢਾਇਆ।” ਰ 
-- ਸਾਰ ੪, ਵਾਰ ੧੭ : ੧ (1244). 
ਵਣ -- ਜੰਗਲ ਰ੍ 
ਸਾਧਾਰਿਆ। ”-- ਬਿਲਾ ੫, ੨੩, ੨ : ੧ (607). 
ਵਣਸਪਤਿ -- ਵਨਸਪਤੀ, ਫੁਲ ਸ਼ੂਟੇ ਰ 
“ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ।””. 
- ਮਾਰੂ ੩, ਵਾਰ ਦਸ, ੩. ੨ : ੧ (1089) 
ਵਣਹੁ -- ਜੰਗਲ ਵਿਚ/ਦੇ 
“ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ । ” 
-- ਵਡ ੧, ੩, ੧ : ੧੩ (558) 
ਵਣਖੰਡਿ - ਜੰਗਲ ਵਾਲੀ ਜ਼ਮੀਨ ਵਿਚ 
`__ = ਮਾਝ ੧, ਵਾਰ ੫ : ੧(140) 
“ਕਿਨਹੀ ਗ੍ਰਿਹ ਤਜਿ ਵਣਖੰਡਿ ਪਾਇਆ। ” (ਜੰਗਲ 
ਵਿਚ) - ਰਾਮ ੫, ਅਸ ੧, ੨ : ੧ (912) 


ਵਣਜਹਿ 2184 =ਜੋਜਿਮਾ 


ਬੀਚਾਰਿ।  -- ਸਿਰੀ ੧, ਅਸ ੬, ੩ : ੩ (56) 
“ਵਖਰ ਤੇ ਵਣਜਾਰਿਆ ਦੁਹਾ ਰਹੀ ਸਮਾਇ।” 
(ਭਾਵ ਗੁਰਮੁਖਾਂ) 

-- ਰਾਮ ੩, ਵਾਰ ੧੫ਸ, 2, > : 2 (954) 
2. ਹੇ ਵਣਜ ਕਰਨ ਵਾਲੇ !, ਹੇ ਵਣਜਾਰੇ! ___ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮ੍ਰਿਤਾ 

ਹੁਕਮਿ ਪਇਆ ਗਰਭਾਸਿ। ” 
- ਸਿਰੀ ੧, ਪਹ ੧, ੧ : ੧ (74) 

3. ਭਾਵ ਜੀਵ 

“ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ।” 
-- ਸਾਰ ੪, ਵਾਰ ੩ਸ, ੨, ੧ : ੧ (1238) 


_ਵਣਜਾਰਿਹੋ -- ਹੇ ਵਣਜਾਰਿਓ !, ਹੇ ਵਪਾਰੀਓ! 








ਹਨ 
“ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ 
- ਹੋਇ ਦੇਹਿ।” -- ਗਉ ੪, ੪੫, ੧ : ੨ (165) 
ਵਣਜਹਿ -- ਵਿਹਾਝਦੇ ਹਨ, ਖਰੀਦਦੇ ਹਨ 
“ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ।” 
- ਰਾਮ ੩, ਵਾਰ ੧੫ਸ, ੨, ੨ : ੩ (954) 
ਵਣੰਜਹਿ -- ਖਰੀਦੇ/ਵਿਹਾਝਦੇ ਹਨ 
- ਗਉ ੪, ਵਾਰ ੧੯ਸ, ੪, ੨ : ੩ (311) 
ਵਣਜਹੁ -- ਵਿਹਾਝੋ, ਖਰੀਦੋ 
"ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ 
ਆਵਹੂ ਹਾਰੇ।”-- ਸਾਰ ੫, ੮੦, ੧: ੨ (1220) 


ਵਣਜਦੇ -- ਵਿਹਾਝਦੇ, ਖਰੀਦਦੇ 





“ਇਕਿ ਰਤਨ ਪਦਾਰਥ ਵਣਜਦੇ ਇਕਿ ਕਰੈ ਦੇ [ ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ।” 
_ਵਾਪਾਰਾ।” _- ਮਾਝ ੧, ਵਾਰ ੭:੧(141)| - ਸਿਰੀ ੧, ੨੩, ੧ : ੧ (22) 
ਵਣਜਨਿ -- ਵਿਹਾਝਦੇ ਹਨ, ਖਰੀਵਦੇ ਹਨ ਵਣਜਾਰੇ -- ਵਪਾਰੀ, ਵਣਜ ਕਰਨ ਵਾਲੇ, ਸੌਦਾਗਰ 
“ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ [ ਸੱਚਾ ਸਾਹੁ ਸਚੇ ਵਣਜਾਰੇ। 
ਮਿਲਾਇਦਾ।” -- ਮਾਝ ੩, ਅਸ ੧੪, ੪ : ੧ (117) 
- ਮਾਰੂ ੩, ਸੋਲਾ ੧੬, ੪ : ੩ (1059) ਵਣਜਾਰੇ -- ਵਪਾਰੀ, ਸੌਦਾਗਰ _ 
ਵਣੰਜੜਿਆ -- ਵਣਜ ਕੀਤਾ. ਵਿਹਾਝਿਆ “ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ।” 
“ਹਰਿ ਨਾਮੁ ਵਣੰਜੜਿਆ ਮੋਲਿ ਅਪਾਰਾ ਰਾਮ।” -- ਵਡ ੧, ਅਲਾ ੩, ੩ : ੪ (580) 
- ਆਸਾ ੧, ਛੰਤ ੧, ੩ : ੨ (436) | ਵੋਂਣਜਿ -- 1. ਵਪਾਰ ਸਿ 
ਵਣਜਾਰ -- ਵਣਜ ਕਰਨ ਵਾਲਾ, ਵਪਾਰੀ 'ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ।” 
“ਆਪਿ ਤ੍ਲੈ ਆਪੇ ਵਣਜਾਰ।” (ਵਣਜਾਰਾ) ` -- ਸਿਰੀ ੧, ੨੩, ੨ : ੨ (23) 


੍ .- ਗਉਂ ੧,੫,੪:੩ (152) 2“ ਖਰੀਦ ਕੇ 
ਅਨ ਬਰ ਇਲਾਜ ਜਪਿ 
"ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ।” | ਵਣਜਿ ਲੈ ਜਾਇ।” - 


- ਸਾਰ ੪, ਵਾਰ ੩ਸ, ੨, ੧ : ੩ (1238) - ਆਸਾ ੪, ੬੩, ੪: ੨ (365) 


ਰਿ ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ .' 
ਵਣਜਾਰਾ -- ਵਣਜ (ਵਾਪਾਰ) ਕਰਨ ਵਾਲਾ, ਮਿੰਲਇਦਾ 1” ( ਕੇ ਰਹ 
ਵਪਾਰੀ, ਸੌਦਾਗਰ ਵਣਜ ਕਰਕੇ, ਖਰੀਦ ਸਿ 

_ਵਪਾਰ ਕਰਕੇ) 


“ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ। ” ਰੱ 
- ਮਾਰੂ ੩, ਸੋਲਾ ੨੨, ੧੨ : ੩ (1066) 
-- ਮਾਝ ੧, ਵਾਰ ੬ : ੮ (140) 


“ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ। ” ਵਣੰਜਿ -- ਵਿਹਾਝ, ਖਰੀਦ ੪ 
(ਭਾਵ ਜੀਵ, ਪ੍ਰਾਣੀ) “ਸਚੁ ਸੇਵਹਿ ਸਚੁ ਵਫੰਜਿ ਲੈਹਿ ਗੁਣ ਕਥਹ 
- ਆਸਾ ੧, ਅਸ ੧੩, ੧“ : ੧ (418) _ਨਿਰਾਰੇ। ” _` ਰਉ ੪, ਵਾਰ ੧੪ : ੩ (308) 
ਰ ਵਾਲਿਆਂ ਨਾਲ _____ |_ ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ।” 





ਵਣੰਜਿਐ 2185 ਵਤਾਇਆ 


-- ਸਿਰੀ ੧. ੧੧, ੪ : ੧ (18) | ਵਣ ਤ੍ਣੁ ਤ੍ਰਿਭਵਣੁ ਕੀਤੋਨੁ ਹਰਿਆ।” 
ਵਣੰਜਿਐ -- ਵਿਹਾਝਨ ਨਾਲ, ਖਰੀਦਨ ਨਾਲ -- ਮਾਝ ੫, ੩੦, ੪ : ੧ (103) 
“ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ।” | ਵਤ -- ।. ਵਤਰ 
-- ਸਿਰੀ ੧. ੨੩, ੨ : ੨ (23) | “ਵੜ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ।” 
ਵਣਜੀਅਹਿ -- ਵਿਹਾਝੀਏ, ਖਰੀਦੀਏ -- ਗਉ ੫. ਵਾਰ ੧ਪਸ, ੫, ੧ : ੧ (321) 
ਬੁਝਾਈ ਰਾਮ।”-- ਵਡ ੩, ਛੰਤ ੪, ੧ :੧ (569) “ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ 





ਵਣਜੀਐ -- ਵਿਹਾਝੀਏ, ਖਰੀਦੀਏ ਸਬਦੀ ਹਰਿ ਪਾਰਿ ਲੰਘਾਈ। ” 
“ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ।” -- ਆਸਾ ੧, ੧੫, ੧” : ੨ (353) 
-- ਗਉ ੪, ਵਾਰ ੧੫ : ੩ (309) | ਵੱਭਹਿ --_।. ਫਿਰਦੇ ਹਨ 
ਵਣਜ -- ਵਿਹਾਰ, ਵਪਾਰ “ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ। " 
“ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ।” - ਰਾਮ ੩. ਵਾਰ ੧੫ਸ, ੨, ੨: ੪ (954) 


-- ਸਿਰੀ ੧. ੨੩,੧:੧(22)| 2- ਜਾਵੇਂ ਰਾ 
ਵਣਜੇ -- ਵਪਾਰ ਕਰਦਾ ਹੈ "ਜੇ ਤੂ ਵਤਹਿ ਅੰਕਣੇ ਹਭ ਧਰਤਿ ਸੁਹਾਵੀ 


ਪਾਵਣਿਆ। -- ਮਾਝ ੩, ਅਸ ੨੮, ੭:੩ (126) “ << ਮੀਤ ਚ) ਵਾਚ ਕਸ ਜਿਮ ਨ ਹਰਾ 


-- ਰਾਮ ੧, ਓਅੰ ੧੬ : ੭ (931) | “ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ 
ਵਣਾ -- ਬਨ. ਉਜਾੜ, ਜੰਗਲ ਜਾਣੀਆ ਅਕਲ ਗਤਿ ਗੁਰ ਪਰਵਾਨ। ” 
“ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਜਿ 
ਵਣਾ। ` -<ਮੀ ਬੰ. ਬਾਰ ਤੇ (0 | ਆ” < ਹਰ, ਦੀ-ਥਾਂ, 
ਵਣਾਹੰਬੈ -- ਬਣਦਾ ਹੈ ਦੀ ਜਬ 
“ਬਿਨੁ ਭੈ ਅਨਭਉ ਹੋਇ ਵਣਾਰੰਬੈ ।” [ ਅਬ ਮੋਹਿ ਖੂਬ ਵਤਨਗਹ ਪਾਈ। 


- ਮਾਰੂ ਕਬ, ੮, ੧ ; ੨ (1104) - ਗਉ ਰਵਿ, ੨,੧ : ੧345). 


(ਸ਼ਬਦਾਰਥ ਇਸ ਨੂੰ ਨਿਰਾਰਥ ਸ਼ਬਦ ਦਸਦਾ ਹੈ ਵਤਨ << ਪਟ ਰਚਨ ਰ ਰੇ 
ਜੋ ਕੇਵਲ ਛੰਦ ਦੀ ਟੇਕ ਹੈ, ਨਿਰਣੈ ਵੀ ਇਸ ਨੂੰ ਹਭੇ ਭਸੁ ਪੁਣਦੇ.ਵਤਨੁ ਜਾ ਮੈ ਸਜਣੁ ਤੂਹੈ। 





ਕਾਵਿ ਪਰਤੀ ਸ਼ਬਦ ਮੰਨਦਾ ਹੈ) -- ਰਾਮ ੫, ਵਾਰ ੧੩ਸ, ੫, ੨ : ੨ (963) 
ਵਣਿ - ਰੁਖਾਂ ਵਿਚ, ਜੰਗਲ ਵਿਚ ਵਤਾ -- ਜਾਂਦਾ ਹਾਂ ਵੇ ਰ 
“ਇਹ ਹਰਿ ਰਸ ਵਣਿ ਤਿਛਿ ਸਭਤ ਹੈ ਭਾਗਹੀਣ “ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ।”” 
ਨਹੀ ਖਾਇ।” -- ਸਿਰੀ ੪, ੬੯, ੩ : ੧(4।) - ਜੈਤ ੫, ਵਾਰ ੭ਸ, ੫, ੨ : ੧ (707) 


“ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਵਤਾਇ -- ਫੇਰ ਕੇ, ਪਾ ਕੇ, ਸੁਟ ਕੇ 
ਮੋੜੇਹਿ।” __ -- ਸਲੋ ਫਰ, ੧੯ : ੧ (1378) | 'ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ। ” 
ਵਣੀ -- ਜੰਗਲਾਂ ਰ - ਮਾਰੂ ੧, ਅਸ ੨, ੫ : ੧ (1009) 
“ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ।” | ਵਤਾਇਆ -- ।. ਵਾਰਨੇ/ਕੁਰਬਾਨ ਜਾਣਾ 
-- ਮਲਾ ੧, ਵਾਰ ੧੧ : ੭ (1283) “ਗੁਰ ਪਰਸਾਦੀ ਇਕੁ ਨਦਰੀ ਆਇਆ ਹਉ 


ਵਣੂ -- ਜੰਗਲ ਸਤਿਗੁਰ ਵਿਟਹੁ ਵਤਾਇਆਂ ਜੀਉ।” 


ਕਲਾ 





ਵਤਾਇਦਾ 2।86 ਵਧਾਇਹਿ 
-- ਮਾਝ ੬, 2, ੩ : ੩ (96) ਮਿਲਾਵਣਿਆ ਹ | 
2. ਵਛਾਇਆ -- ਮਾਝ ੩, ਅਸ ੧੨, ੧ : ੩ (116) 
“ਜਿਨਿ ਜਗੁ ਥਾਪਿ ਵਤਾਇਆ ਜਾਲੋਂ ਸੋ ਸਾਹਿਬੁ | ਵਦੀ -- ਹੋਈ ਹੈ 
`_ ਪਰਵਾਣੋ। ”-- ਵਡ ੧, ਅਲਾ ੪, ੧ : ੬ (੨੧।) | “ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ।” 


ਵਤਾਇਦਾ -- ਪਾਉਂਦਾ, ਸੁਟਦਾ, ਵਛਾਉਂਦਾ 
“ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ 
ਹਰਿ ਆਪੈ।”” -- ਸੋਰ ੪, ੩, ੨ : ੨ (605) 
ਵਤਾਈ -- ਕੁਰਬਾਨ ਕਰਾਂ, ਵਾਰਨੇ ਜਾਵਾਂ 
"ਇਹੁ ਜੀਉ ਵਭਾਈ ਬਲਿ ਬਲਿ ਜਾਈ ਜੀਉ।” 

- ਗਉ ੫, ੧੬੬”, ੨ : ੩ (216) 
ਵਤਾਵੈ -- ਫੈਲਾਉਂਦਾ, ਫੇਰਦਾ 


"ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ 
ਵਤਾਵੈ । ” - ਰਾਮ ੪. ੩, ੧ : ੧ (881) 
ਵਤਿ -- ।. ਫਿਰ, ਦੁਬਾਰਾ 


“ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ। ” 
- ਸਲੇ ਫਰ, ੬੩ : ੨ (361) 
2. ਵੱਥ, ਤੋਸਾ ਰ੍ 


ਬੰਨ੍।” -- ਸਲੋ ਫਰ, ੧੦੦ : ੨ (1383) 
ਵਤੈ -- 1. ਫਿਰਦਾ ਹੈ 
“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵੰਤੈ ਗਲਾ।” 


- ਮਾਂਝ ੧, ਵਾਰ ੨੬ਸ, ੧, ੧ ੧੧ (150) 


“ਵੇਤਗਾ ਆਪੇ ਵਤੈ। ” 
- ਆਸਾ ੧, ਵਾਰ ੧੫ਸ, ੧, ੪ : ੫ (471) 
“'ਹੁਣਿ ਵੰਤੈ ਹਰਿ ਨਾਮੁ ਨ ਬੀਜਿਓ ਆਗੈ ਭੁਖਾ | 
ਕਿਆ ਖਾਏ।” 


-- ਆਸਾਂ ੪. ਛੰਤ ੧੮, ੨ : ੩ (450) | 


ਵਤ੍ਹ -- ਜ਼ਮੀਨ ਦੀ ਨਮੀ ਵਾਲੀ ਹਾਲਤ ਜਦੋਂ ਫਸਲ 
ਬੀਜਣੀ ਯੋਗ ਹੁੰਦੀ ਹੈ 

"ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੂ ਹੇਤ ।” 

-- ਰਾਮ ੩, ਵਾਰ ੧੭ਸ, ੧. ੧: ੨ (955) 
ਵਥੁ - ਵਸਤ, ਚੀਜ਼, ਪਦਾਰਥ 

ਹੋਇ।” -- ਸਿਰੀ ੩, ੪੨, ੧ : ੧ (29) 
ਵਥੂ -- ਵਸਤਾਂ ਦਾ,,ਚੀਜ਼ਾਂ ਦਾ , 

“ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ | 








| 


- ਆਸਾਂ ੧, ਵਾਰ ੧੧ਸ, ੧, ੩ : ੧ (469) 
ਵਧਹਿ -- ।. ਵੱਧਦਾ ਹੈ 
ਰਾਮ। ` _ -- ਵਡੇ-੩, ਛੰਤ ੪, ੨ : ੨ (570) 
2. ਬੱਧੇ ਹਨ, ਬਝੇ ਹੋਏ ਹਨ 
“ਕਰਮ ਵਧਹਿ ਕੈ ਲੋਅ ਖਪਿ ਮਰੀਜਈ। ” 
- ਮਲਾ ੧, ਵਾਰ ੧੭.: ੬ (1285) 
ਵਧੰਦਿਆ -- ਵੱਧਦੇ ਹਨ 
"ਏਕੁ ਸਾਹਿਬੁ ਦੁਇ ਰਾਹ ਵਾਦ ਵਧੰਢਿਆ ਜੀਉ।” 
=- ਧਨਾ ੧, ਛੰਤ 2,.੩ : ੨ (688) 
ਵਧੰਦੀ =- ਵੱਧਦੀ ਹੈ 
"ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ 
ਵੇਲ ਵਧੰਦੀ। -- ਸਿਰੀ ੪, ਛੰਤ ੧, ੫ : ੧(79) 
ਵਧਦੋ -- ਵੱਧਦਾ 
“ਤੋਟਿ ਨ ਆਵੈ ਵਧਦੋ ਜਾਈ।” 
- ਗਉ ੫, ੧੦੦, ੩ : ੨ (186) 
ਵਧਵੀਏਹ -- ਚੰਗੀਆਂ ਹਨ, ਅਗੇ ਹਨ 
"ਕੰਤੁ ਲੀਆ ਸੋਹਾਂਗਣੀ ਮੈ ਤੇ ਵਧਵੀਏਹ ।” 
- ਤਿਲੰ ੧, ਅਸ ੧, ੪ : ੧ (725) 
“ਏਵ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ।” 
- ਮਾਝ ੧. ਵਾਰ ੧੯ਸ, ੧, ੧ : ੪ (147) 
ਵਧਾਇ -- ਵਧਾਉਂਦਾ ਹੈ, ਜ਼ਿਆਦਾ ਕਰਦਾ ਹੈ 
"ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ। ” 
_- ਸਲੋ ੪, ੧੭ : : ੨ (1422) 


ਵਾਧਾ ਕੀਤਾ 
“ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ 
'ਵਧਾਇਆ। ”-- ਮਾਝ ੧, ਵਾਰ ੧੬ : ੫ (145) 
ਵਧਾਇਹਿ -- ਵਧਾਉਂਦਾ ਹੈ 
“ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ 
ਵਿਸਾਰਹਿ ਭਰਮਿ ਗਇਆ।” 


੨ ਜੋਧ ੧. ਸਿਸ 2; ੧੯? 2 €0067 


ਵਧਾਇਦਾ 


2187 


ਵੰਨੀ 








ਵਧਾਇਦਾ -- ਵਧਾਉਂਦਾ ਹੈ 
ਵੱਧਾਇਦਾ। ” 
- ਮਾਰੂ ੧, ਸੋਲਾ ੧੫, ੧੪ : ੩ (1036) 
ਵਧਾਇਦੇ -- ਵਧਾਉਂਦੇ ਹਨ 
“ਕਰਿ ਕਰਿ ਹੇਤੁ ਵਧਾਇਦੇ ਪਰਦਰਬੁ 
ਚੁਰਾਇਆ। ”-- ਸਾਰ ੪, ਵਾਰ ੨੧ : ੨ (242) 


ਵਧਾਈ -- ।. ਵਾਧਾ ਕੀਤਾ 


ਵਧਾਈ। ” 
- ਗਉ ੪, ਵਾਰ ੧੩ਸ, ੪, ੧ : ੪ (307) 
2. ਮੁਬਾਰਕਬਾਦ, ਅਸ਼ੀਰਵਾਦ 
“ਨਿਰਗੁਨੂ - ਮਿਲਿਓ _ਵਜੀ ਵਧਾਈ। ” (ਖੁਸ਼ੀ 
ਹੋਈ! -- ਆਸ ੫: ੮੭, ੧%੨੧392) 


ਜਾਈ ਪਾਇਆ।” (ਖੁਸ਼ੀ ਹੋਈ) 
-- ਆਸਾ ੫. ਛੰਤ ੧੨. ੨ : ੫ (460) 
ਵਧਾਈਆਂ =- ਖੁਸ਼ੀਆਂ 


ਮੇਰੈ ਮਨਿ ਤਨਿ ਆਸਾ ਪੁਰੀਆ ਮੇਰੇ ਗੋਵਿੰਦਾ 
ਵਿਮਨ ਕਵੀਆਂ ਜਤ 
-- ਗਉ ੪, ੬੭,੩:੪(174) 
ਵਧਾਈਐ -- ਵਾਧਾ ਕਰੀਏ 


ਸਿਉ ਰੰਗੁ। -- ਸਿਰੀ ੫, ਅਸ ੨੬, ੯ : ੨ (71) 


ਵਧਾਏ -- ਵਾਧਾ ਕਰੇ 
ਪਾਵਣਿਆ। ”-- ਮਾਝ ੩, ਅਸ ੨੦, ੭: ੩ (121) 
ਵਧਾਣੀਆ - ਵਧ ਚੜ੍ਹ ਕੇ ਹਨ, 
“ਸਹੀਆ ਤਊ ਅਸੰਖ ਮੰਝਹੁ ਹਭਿ ਵਧਾਣੀਆ।” 
ਰ -- ਸੂਹੀ ੫, ਅਸ ੪. ੬ : ੧ (761) 
ਵਧਾਵੈ -- ਵਾਧਾ ਕਰੇ, ਜ਼ਿਆਦਾ ਕਰੇ _ 
“ਧਨੁ ਖਾਟੈ ਆਸਾ ਕਰੈ ਮਾਇਆ ਮੋਹੁ ਵਧਾਂਵੈ । 
-- ਗਉਂ ੪, ੪2.,2'₹ 2 (166) 
ਵਧਿ -- ਵਧੇਰਾ, ਜ਼ਿਆਦਾ, ਅਧਿਕ 
“ਘਟਿ ਵਧਿ ਕੋ ਕਰੈ ਬੀਚਾਰਾ।” 
- ਭੈਰ ੩. ੧,੪:੨(।128) 


“ਵਧਿ ਥੀਵਹਿ ਦਰਿਆਉ ਟੁਟਿ ਨ ਥੀਵਹਿ | 





.ਛੱਨ -- ]. 





(ਵਧ ਕੇ, ਅਧਿਕ ਹੋ ਕੇ) 
- ਸਲੋ ਫਰ, ੧੧੭ : ੨ (364) 
ਵਧਿਆ -- ਜ਼ਿਆਦਾ ਹੋਇਆ, ਅਧਿਕ ਹੋਇਆ 
“ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ 
ਰੋਗੁ। -- ਸੂਹੀ ੩, ਵਾਰ ੧ ਸ, ੩, ੧ : ੩ (7੧5) 
ਵਧੀ - ਵਾਧਾ ਹੋਇਆ, ਅਗੇ ਚਲੀ ਰ੍ 
“ਵਧੀ ਵੇਲਿ ਬਹੁ ਪੀੜੀ ਚਾਲੀ।” 
-- ਆਸਾ ੫, ੧੦੧, ੩ : ੧ (396) 
ਵਧੁ - ਜ਼ਿਆਦਾ ਹੋ ਜਾ, ਲੰਬੀ ਹੋ ਜਾ 
"ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾਂ। ” 
-- ਬਿਹਾਂ ੫, ਛੰਤ ੪, ੧ : ੧ (544) 
ਵਧੇਰੀ -- ਹੋਰ ਜ਼ਿਆਦਾ, ਹੋਰ ਵਧ 
"ਜਉ ਮਿਲੀਐ ਤਉ ਵਧੈ ਵਧੇਰੀ। ” 
੍ -- ਆਸਾ ੫, ੮੭, ੧ : ੨ (392) 
ਵਧੇਰੈ -- ਹੋਰ ਜ਼ਿਆਦਾ, ਹੋਰ ਅਧਿਕ 
ਵਧੇਰੈ ਹਉਮੈ ਮਲੁ ਲਾਵਣਿਆ।” 
- ਮਾਝ ਡੇ, ਅਸ ੧੨, ੩ : ੩ (116) 
-- ਵਧੇਰੀ ਹੋਏ, ਜ਼ਿਆਦਾ ਹੋਏ 
“ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ। ” 
-- ਰਾਮ ੧, ਓਅੰ ੪੩ : ੨ (936) 
ਪ੍ਰਕਾਰ ਰ੍ 
“ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ।” 
-- ਮਾਝ ੧, ਵਾਰ ੧੯ਸ, ੨, ੨ : ੨ (147) 
2. ਰੰਗ ਰ 
“ਰਾਤੀ ਹੋਵਨਿ ਕਾਲੀਆਂ ਸੁਪੇਦਾ ਸੇ ਵੰਨ । ” 
- -- ਸੂਹੀ ੩, ਵਾਰ ੧੩ਸ, ੧, ੨ : ੧ (789) 
ਵਨਾ -- ਜੰਗਲ 
“ਪਹਿਲ ਪੁਰੀਏ ਪੁੰਡਰਕ ਵਨਾ।” 
-= ਗਲਾਂ ਲਾਂਮ, ੪੧: ੨ (693) 
ਵੈਨਿ “< ਰੰਗ ਵਾਲੇ ਰ 
ਪਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨਿ। ” 
ਰ -- ਸਲੋ ੧, ੩੦ :੧(1412) 
-- ਮਾਝ ੧, ਵਾਰ ੧੮ਸ, ੨. ੧ : ੭ (146) 


ਵਾਹੜਾ। ” 


ਵੰਨੀਆ 





2188 


ਆ, 


ਵਰਸਾਂਨੇ 





ਵਾਲਾ) 

'ਵੰਨੀਸ” ਦੇ ਅਰਥ 'ਚੰਗਾ ਰੰਗ” ਕਰਦਾ ਹੈ । ) 
ਵੰਨੀਆ -- ਜੰਗ ਵਾਲੀ 

“ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ 

ਵਿਗੁਤੀਆ। ”- 
ਵੰਨੂ -- ।. ਰੰਗੁ 

(ਭਾਵ ਲਾਲੀ) _-- ਸੋਰ ੧, ੨, ੪ : ੩ (596) 

“ਅੰਭੈ ਕੈ ਸੰਗਿ ਨੀਕਾ ਵੰਨੁ ।” 


- ਗੋਂਡ ਕਬ, ੧੧, ੨ : ੨ (੧73) ਰ 


(ਸ਼ਬਦਾਰਥ ਇਥੇ ਅਰਥ 'ਸਵਾਦ” ਕਰਦਾ ਹੈ) 
ਵੰਨੇ -- ਰੰਗ 
“ਜਿਨ ਸਤਿਗੁਰ ਦਾ ਭਾਣਾ ਮੰਨਿਆ ਤਿਨ ਚੜੀ 
ਚਵਗਣਿ ਵੰਨੇ। ” 
-- ਗਉ ੪, ਵਾਰ ੨੫ : ੪ (314) 
ਵਪਾਰੀ =- ਸੋਦਾਗਰ, ਵਣਜ ਕਰਨ ਵਾਲਾ 
“ਬੇਦ ਵਪਾਰੀ ਗਿਆਨ ਰਾਸਿ ਕਰਮੀ ਪਲੈ ਹੋਇ।” 
- ਸਾਰ 8, ਵਾਰ ੧੬ਸ, ੧, ੨ : ੫ (1243) 
ਵਪਾਰੀਏ -- ਵਪਾਰੀ, ਵਣਜਾਰੇ 
“ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ। ” (ਭਾਵ 
ਮੁਤਲਾਸ਼ੀ, ਅਭਿਆਗਤ) 
-- ਚਰਮ ੫. ਵਾਰ ੧੯ਸ, ੫, ੧ : ੧ (965) 
ਵਰ -- ।. ਪਤੀ 


ਜੈਕਾਰੁ।” __ - ਗੂਜ ੫. ੧੫, ੨ : ੧ (499) 
"ਪ੍ਰਭਿ ਅਪਨੈ ਵਰ ਦੀਨੇ।” 


- ਸੋਰ ੫, ੬੯, ੨ : ੧ (626) 
ਵਰਸ -- ਬਾਰਸ਼ ਵਾਲਾ 


-- ਸੂਹੀ ੩, ਵਾਰ ੧੦ਸ, ੧, ੧ : ੨ (788) 


- ਸਲੋ ਫਰ, ੨੫ : ੧ (1379) | 


ਵਰਸਹਿ -- ਵਸਦੇ ਹਨ 





-- ਰਾਮ ੧, ਓਅੰ ੧੮ : ੪ (932) 


ਸੂਹੀ ੪, ਛੰਤ ੬, ੧ : ੨ (776) 























- ਤੁਖਾ ੧, ਬਾਹਾ ੯ : ੧ (1108) 


_ ਵਰਸਹੁ -- ਵਸੋ 


“ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ।” 
- ਮਲਾ ੧. ਵਾਰ ੧੬ਸ, ੩, ੧ : ੨ (1265) - 
ਵਰਸਣ -- ਵਸਨ ਰ 
“ਹੁਕਮੀ ਵਰਸਣ ਲਾਗੇ ਮੇਹਾ।” 
- ਮਾਂਝ ੫. ੩੪, ੧ : ੧ (104) 


_ਵਰਸਤ -- ਵਸਦਾ 


ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ 
ਵਰਸਤ ਫਿਰਾਹੀ। ” 
- ਗਉਂ ੩, ੩੫੭੧: ੨ (162) 
ਵਰਸਦਾ -- ਵਸਦਾ, ਪੈਂਦਾ 
“ਝਿੰਮਿ ਝਿੰਮਿ ਅੰਮਿ੍‌ਤ ਵਰਸਦਾ।” 
- ਸਿਰੀ ੫, ਅਸ ੨੯, ੧੪ : ੧ (74) 
ਵਰਸਦੈ -- ਵਸਦਿਆਂ 
“ਏਤੇ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ 
ਨਾਹਿ।” 
੮ ਮਲਾਂ ੧. ਵਾਰ ੯ਸ, ੩, ੨ : ੪ (1282) 
"ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ 
ਵਰਸਾਇ। ” 


` ਵਡ ੪, ਵਾਰ ੪ਸ, ੩. ੧ : ੫ (567) 


 ਵਰਸਾਇਆ -- ਵਸਾਇਆ, ਮੀਂਹ ਪੁਆਇਆ 


“ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ। ” 
- ਮਾਝ ੫, ੪੧, ੧ : ੨ (106) 
ਵਰਸਾਣਾ -- ਲਾਭ ਉਠਾਉਣਾ, 
"ਇਸੁ ਧਨ ਤੇ ਸਭੁ ਜਗੁ ਵਰਸਾਣਾ। ” 
੨ ਆਸਾ ੫, ੧੮, ੩ ੨੨ (375) 


_ ਵਰਸਾਣੇ -- ਲਾਭ ਉਠਾਉਣਾ, 


ਹਰਿ ਇਕਸੁ ਹਥਿ ਆਇਆ ਵਰਸਾਣੇ 
ਬਹੁਤੇਰੇ। ” - ਮਾਝ ੫, ੨੨, ੪: ੧(101) 


ਹਨ 
"ਤਿਨ ਕੇ ਘਰ ਮੰਦਰ ਮਹਲ ਸਰਾਈ ਸਭ ਪਵਿਤੁ 
ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਅਗਤ 
ਜਾਇ ਵਰਸਾਤੇ । ”-- ਸੋਰ ੪, ਵਾਰ ੧੬ : ੨ (648) 
ਵਰਸਾਂਨੇ -- ਲਾਭ ਉੱਠਾਦੇ ਹਨ, ਦਾਤਾਂ ਪ੍ਰਾਪਤ 


ਵਰਸਾਵੈ 


2189 


ਵਰਤਣਿ 








ਕਰਨੀਆਂ __ 
"ਮੁਇਆ ਉਨ ਤੇ ਕੋ ਵਰਸਾਂਨੇ।” 
ਰ੍ -- ਗਉ ੫, ੧੬੬, ੧ : ੨ (199) 
ਵਰਸਾਵੈ -- ਲਾਭ ਉਠਾਉਣਾ, ਦਾਤਾਂ ਪ੍ਰਾਪਤ 
ਕਰਨੀਆਂ 
“ਸਭ ਕੋ ਤੁਮਹੀ ਤੇ ਵਰਸਾਵੈ ਅਉਸਰੁ ਕਰਹੁ 
ਹਮਾਰਾ ਪੁਰਾ ਜੀਉ।” 


<> ਮਾਂਝ ੫, ੧੮, 2 : ੩ (99) । 


ਵਰਸੁ -- ਬਦਲ, ਵਸਨ ਵਾਲਾ 
“ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ।” 
-- ਗਉਂ ੪, ੬੫,੪:੧(173) 
ਵਰਸੈ -- ਵਸਦੀ ਹੈ 
“ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ। ” 
-- ਮਾਝ ੫, ੨੬,੨ : ੧ (102) 
ਵਰਕਾਮਣਿ -- ਵਰ ਦੀ ਇਸਤ੍ਰੀ, ਪਤੀ ਦੀ 
(ਪਿਆਰੀ) ਪਤਨੀ 
“ਸਹਜਿ ਸੁਖੀ ਵਰਕਾਮਣਿ ਪਿਆਰੀ ਜਿਸੁ 
ਗੁਰਬਚਨੀ ਮਨੁ ਮਾਨਿਆ। ” 
-- ਮਲਾ ੧, ੨. ੨ : ੧ (1254) 


ਵਰਕਾਮਨਿ -- ਵਰ ਦੀ ਇਸਤ੍ਰੀ 


“ਹਰਿ ਪ੍ਰਭ ਸੰਗਿ ਖੇਲਹਿ ਵਰਕਾਮਨਿ ਗੁਰਮੁਖਿ 


ਖੋਜਤ ਮਨ ਮਨੇ।” 
- ਬਸੰ ੧, ਵੀ 
ਵਰਖਾ -- ਬਾਰਸ਼, ਮੀਂਹ 
“ਸਾਚ ਨਾਮ ਕੀ ਅੰਮਿ੍‌ਤ ਵਰਖਾ। ” 
- ਸੂਹੀ ੫, ੧੨, ੩ ।੨ (739) 
ਵਰਖੈ -- ਵਸਦਾ ਹੈ 
“ਅੰਖ਼੍ਰਿਤੁ ਵਰੱਥੈ ਅਨਹਦ ਬਾਣੀ।” 


੨ (1170) 


'-- ਮਾਝ ੫, ੩੭, ੩: ੧ (105). 


ਵਰਜਿ -- ਰੋਕ 
ਰ੍ “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ 
`_ਧਾਇਆ। ”-- ਆਸਾ ੧, ਅਸ ੧੨, ੪: ੧(417) 
ਵਰਜੇ -- ਰੋਕੇ 
“ਧਾਵਤ ਵਰਜੇ ਠਾਕਿ ਰਹਾਏ ।” 

-- ਗਉ ੩. ੨੬, ੩ : ੨ (159) 
ਵਰਤ -- ਨਿਸਚਿਤ ਸਮੇ ਲਈ ਭੋਜਨ ਦਾ ਤਿਆਗ 














-- ਸਿਰੀ ੫, ੮੬, ੩ : ੧ (48) 
ਵਰਤਉ -- ਵਰਤ ਰਿਹਾ 
“ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ।” 
- ਰਾਮ ੩. ਵਾਰ ੧੬ਸ, ੨, ੨ : ੩ (954) 
ਵਰਤਹਿ -- ਵਿਚਰ ਰਿਹਾ, ਵਰਤ ਰਿਹਾ ਰ 
“ਬਹਤੁ ਕਰਹਿ ਫੁਰਮਾਇਸੀ ਵਰਤਹਿ ਹੋਇ . 
ਅਫਾਰ। ” _-- ਸਿਰੀ ੫, ੭੧. ੧ : ੩ (42) 
"ਵਰਨ ਰੂਪ ਵਰਤਹਿ ਸਭ ਤੇਰੇ।” (ਵਿਚਰ ਰਹੇ, 
ਵਰਤ ਰਹੇ)-- ਮਾਝ ੩, ਅਸ ੧੯, ੧ : ੧ (120) 
“ਸਤਿ ਬਚਨ ਵਰਤਹਿ ਹਰਿ ਦੁਆਰੇ। ” (ਉਤਰਦੇ 
ਹਨ) -- ਗੋਂਡ ੫. ਅਸ ੧, 2 : ੨ (੧69) 
ਵਰਤਣ -- ਵਰਤਨ, ਇਸਤਮਾਲ ਕਰਨ, ਵਰਤੋਂ 
ਵਿਚ ਲਿਆਉਣ 
"ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉਂ 
ਪਾਣੀ।” ___ -- ਗਉ ੪, ੫੦, ੩ : ੧ (167) 
“ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ। ” 
ਰ੍ -- ਗਉ ੫. ਸੁਖ ੨੨ਸ : ੧ (292) 
“ਜਥੇ ਜਾਇ ਤੁਧ ਵਰਝਣਾ ਤਿਸ ਕੀ ਚਿੰਤਾ ਨਾਹਿ।” 
-- ਸਿਰੀ ੫, ੭੩, ੩ : ੨ (43) 
ਵਰਤਣਿ -- 1. ਵਰਤਨ ਵਾਲੀ ਵਸਤੂ, ਰੋਜ਼ਾਨਾ 
“ਛਰਤਫਿ ਨਾਮੁ ਨਾਨਕ ਸਚੁੰ ਕੀਨਾ ਹਚਿ ਨਾਮੈ 
ਰੰਗਿ ਸਮਾਇਆ।” ਰ 
ਨ ੪੦, ੧: ੨ (380) 
ਅਧਾਰਾ। ` -- ਸੋਰ ੫, ੨੦. ੪ : ੨ (614) 
"ਹਰਿ ਮੇਰੀ ਵਰਭਣਿ ਹਰਿ ਮੇਰੀ ਰਾਸਿ।” __ 
-- ਰਾਮ.੫. ੩੫. ੪ : ੪ (694). 
2. ਰਹਤ, ਮਰਯਾਦਾਂ, 
'ਵਰਤਣਿ ਜਾ ਕੇ ਕੇਵਲ ਨਾਮ।” 
_-- ਆਸਾ ੫. ੮੮, ੨ : ੧ (392) 
"ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ 
_ਜੰਜਾਲ।” (ਵਰਤੋਂ ਵਿਹਾਂਚ) __ 
- ਆਸਾ ੧. ਵਾਰ ਪਸ, ੧, ੧ : ੩ (465) 





ਵਰਤਣਿ। ” (ਵਰਤੋਂ ਵਿਹਾਰ ਲਈ) 
-- ਰਾਮ ੩, ਵਾਰ ੫ : ੧ (946) 
ਵਰਤਣੀ -- ਵਰਤੋਂ ਦੀ ਵਸਤੂ/ਸਮਾਨ/ਸਾਮਗ੍ਰੀ 
“ਏਤੇ -ਜੀਅ ਜਾਂਚੈ ਵਰਤਣੀ। ” 
-- ਮਲਾ ਨਾਮ, ੧, ੪ : ੫ (1292) 
ਵਰਤਣੁ -- ਵਿਚਰਨਾ 
ਸੰਸਾਰਿ।” 

-- ਸਾਰ ੪. ਵਾਰ ਦਸ, ੧, ੧ : ੧ (1240) 
ਵਰਤੰਤ -- ਵਿਚਰ ਰਿਹਾ, ਭਰਪੂਰ __ 
ਨਰਹਰਹ । "” ਰ੍ 

-- ਜੈਤ ੫, ਵਾਰ ੨੦ਸ, ੫, ੧ : ੧ (710) 
ਵਰਤੰਤਾ -- ।. ਵਾਪਰ ਰਿਹਾ ਹੈ, ਹੋ ਰਿਹਾ ਹੈ 
"ਓਹੁ ਸਭੁੰ ਕਿਛੁ ਜਾਣੈ ਜੋ ਵਰਤੰਤਾ। ” 

- ਮਾਰੂ ੫, ੭੧”, 
2. ਵਿਚਰ ਰਿਹਾ, ਵਿਆਪਕ 
"ਸੁਘੜ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ। ” 


- ਮਾਰੂ ੫. ਵਾਰ ੪ : ੧ (1095) ਰਿ 


ਵਰਤਦਾ -- ।. ਵਿਚਰਦਾ, ਵਿਆਪਕ 
“ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ।” 
- ਸਿਰੀ ੩, ੩੬, ੨ : ੩ (27) 
“ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ 
ਪਾਵੈ ਸੋਇ।” (ਵਿਚਰਦਾ ਭਾਵ ਨਿਭਦਾ ਹੈ) 
- ਸਿਰੀ ੩, ੫੦, ੪ : ੩ (33) 
“ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ 
ਉਪਾਉ।”. (ਵਿਚਰਦਾ) 
- ਗੂਜ ੩, ਵਾਰ ਦਸ, 
2. ਚਲਦਾ ਹੈ 
“ਸਚਾ ਸਾਹੁ ਵਰਤਦਾ ਕੋਇ ਨ ਮੋਟਣਹਾਰ। ” 
(ਹੁਕਮ ਚਲਦਾ ਹੈ, ਕੰਮ ਕਰ ਰਿਹਾ ਹੈ) 
“- ਸਿ ਚ. ੫੨, .5 2 ਨੇ 60) 
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ। ” 


ਵੋ. ੨ :% (511) 


2190 ` 
“ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ 


ਦ ” ੩ (176) 





ਵਰਤਾਇ 





(ਚਲਦਾ ਹੈ) 
- ਗਉ ੪. ੫੦, ੪ : ੧ (167) 
“ਭਗਤਾ ਵਿਚਿ ਆਪਿ ਵਰਤਦਾ ਪੁਭ ਜੀ ਭਗਤੀ 
ਹੂ ਤੂ ਜਾਤਾ।” (ਕੰਮ ਕਰਦਾ ਹੈ) 
- ਸੋਰ ੩, ਅਸ ੧, ੪ : ੧ (63%) 
ਵਰਤੰਦਾ -- ਵਰਤਦਾ ਹੈਂ, 
“ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ 
ਵਰਤੰਦਾ।” _ -- ਗਉ ੫, ਵਾਰ ੫ : ੪ (319) 
ਵਰਤਦੇ -- ।. ਵਿਆਪਕ ਹਨ, ਮੌਜੂਦ ਹਨ 
"ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ।” 
- ਆਸਾਂ ੩, ਅਸ ੨੭, ੮: ੧(425) ` 
2. ਵਿਚਰਦੇ ਹਨ, ਰਹਿੰਦੇ ਹਨ 
“ਨਾਮੇ ਹੀ ਨਾਮਿ ਵਰਤਦੇ ਨਮੇ ਵਰਤਾਰਾ।” 
- ਆਸਾਂ ਡੇ, ਅਸ ੨੯. ੩ੇ : ੧ (426) 


| ਵਰਤਨਿ -- ।. ਵਰਤੋਂ ਦੀ ਵਸਤੁ, ਰਹਿਣੀ, ਵਰਤਾਰਾ 


"ਠਾਕੁਰ ਨਾਮੁ ਕੀਓ ਉਨਿ ਵਰਤਨਿ। ” 
-- ਗਉ ੫, ੮੬,੧:੩(1੧।) 
ਉ, `ਵਿਦਰਨ ਵਾਲੀ, ਰਹਿਣ ਵਾਲੀ 
"ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ 
'ਦਿਸ ਸਾਈ ਜਾਨੀ।” 
-- ਸਾਰ ੫, ੧੨੭, ੨? ੧ (1228). 
ਵਰਤਨੀ -- ਵਿਚਰਦੇ ਹਨ, ਕੰਮ ਕਰਦੇ ਹਨ 
"ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ 
ਵਰਤਨੀ। ?__-- ਤਿਲੰ ੪, ੧, ੧ : ੧ (723) 
ਬਲ ਤਸਨਨ ਵਿਆਪਕ/ਹਾਜ਼ਰ ਨਾਜ਼ਰ ਸਮਝਨਾ 
ਬਿਭੂਤੰ।” _ -- ਆਸਾ ੧. ੩੭, ੩ : ੧ (360) 
ਵਰਤਾ -- ।. ਵਿਚਰਾਂ, ਚ਼ਲਾਂ ਰ੍ 
"ਸੇਵਕ ਕਾ ਹੋਇਂ ਸੇਵਕੁ ਵਰਤਾ ਕਰਿ ਕਰਿ ਬਿਨਉ 
ਬੁਲਾਈ। ”-- ਸੂਹੀ ੪, ਅਸ ੧, ੧੭ : ੧ (756) ' 
2. ਵਰਤ ਰਖਨੇ, ਨਿਸਚਿਤ ਸਮੇਂ ਲਈ ਭੋਜਨ ਦਾਂ 
ਤਿਆਗ 
"ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ 
ਦੰਫਾਨ।” -- ਸਾਰ ੫, ੨, ੩ : ੧ (1203) 


-___ ਕਰਕੇ 
“ਤੈ ਵਰਤਾਇ ਚਉਥੈ ਘਰਿ ਵਾਸਾ।” 


ਵਰਤਾਇਓ 


- ਮਾਰੂ ੧. ਸੋਲਾ ੧੮, ੪ : ੧ (1036) 
(ਚਲਾ ਕੇ, ਵਰਤੋਂ ਵਿਚ ਲਿਆ ਕੇ) 
- ਮਲਾ ੧, ਵਾਰ ੫ : ੨ (1260) 
ਵਰਤਾਇਓ -- 1. ਵਰਤੋਂ ਵਿਚ ਲਿਆਉਣਾ, ਪੁਗਟ 


ਜੀਉ। ” -- ਸਿਰੀ ੧, ਅਸ ੨੮, ੧੭ : ੩ (72) 
ਵਰਤਾਇਓ। ” 
- ਮਲਾ ੫, ੧੮, ੧” : ੨ (1270) 
ਅਰਮੁ ਵਰਤਾਇਓ। ` (ਪ੍ਚਲਤ ਕੀਤਾ) 
-- ਸੰਵ ੪, ਕਲ ੫ : ੫ (1397) 


ਵਰਤਾਇਆ -- ਪ੍ਰਚਲਤ ਕੀਤਾ, ਵਰਤੋਂ ਵਿਚ 


“ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ 
ਵਰਤਾਇਆ। ”-- ਆਸਾ ੧. ਵਾਰ ੮ : ੧ (467) 
"ਸਭ ਅੰਤਰਿ ਜਨ ਵਰਤਾਇਆ ਹਰਿਜਨ ਤੇ 
ਜਾਧੈ।” (ਪ੍ਰਚਲਤ ਕੀਤਾ, ਉਘਾ ਕੀਤਾ) 

- ਮਾਰੂ ੫, ਵਾਰ ੮ : ੮ (1097) 
ਵਰਤਾਇਸੀ - ਪ੍ਰਚਲਿਤ ਕਰੇਗਾ 
`` “ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ। ” 


-- ਸੂਹੀ ੧, ੬, ੧ : ੫ (730) । 


ਵਰਤਾਈ -- ।. ਵੰਡੀ 
"ਹਰਿ ਭਗਤਿ ਭੰਡਾਰ ਲਹਾਇਦਾ ਆਪੇ 
ਵਰਤਾਈ। ”` -- ਗਉ ੪, ੪੬, ੩ : ੩ (166) 
2. ਵਰਤਾ ਦਿਤੀ, ਸਥਾਪਤ ਕੀਤੀ 
'ਤਪਤਿ ਮਾਹਿ ਠਾਢਿ ਵਰਤਾਈ। ” 
- ਗਉਂ ੫. ਸੁਖ ੧੮, 2 : ੧ (287) 
ਵਰਤਾਈਅਨੁ -- ਵਰਤਾਈ, ਸਥਾਪਤ ਕੀਤੀ 
“ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ 
ਠਾਰੁ ਗੜਾ।” 
- ਮਾਰੂ ੫, ਸੋਲਾ ੧੦, ੧੩ : ੩ (।082) 
ਵਰਤਾਈਆ -- ਸਥਾਪਤ ਕੀਤੀਆਂ, ਪ੍ਰਚਲਤ 
ਕੀਤੀਆਂ 
“ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ। ” 


219] 


ਵਰਤਾਵਾ 


- ਮਾਰੂ ੫, ਵਾਰ ੬ : ੫ (1096) 

ਵਰਤਾਏ -- ਪ੍ਰਗਟ ਕਰੇ, ਪ੍ਰਚਲਤ ਕਰੇ, ਵੰਡੇ 
- ਗਉ ੩, ਅਸ ੬, ੫ : ੧ (232) 
“ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ 














ਵਰਤਾਏ। ` (ਪ੍ਗਟ ਕਰਦਾ ਭਾਵ ਭਰ ਦਿੰਦਾ 
ਹੈ) - ਗੂਜ ੩, ੭, ੪ : ੨ (491) 
ਵਰਤਾਰਾ -- ।. ਵਰਤ ਰਿਹਾ ਹੈ, ਪ੍ਰਤਖ ਹੈ, 


ਵਿਆਪਕ ਹੈ 

"ਸਰਬ ਫੂਤ ਆਪਿ ਵਰਤਾਰਾ। ” 
- ਗਉ ੫, ਸੁਖ ੨੩, ੬ : ੧ (294) 

2. ਵਿਹਾਰ, ਵਰਤੋਂ ਰ੍ 
'ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ। 
- ਗਉਂ ੫. ਵਾਰ ੪ਸ, ੫, ੨ : ੧ (319) 
“ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ। ” 

(ਵਰਤੋਂ ਵਿਹਾਰ) 

- ਆਸਾ ੫, ਅਸ ੨੯. ੩ : ੧ (426) 

. ਪ੍ਚਲਤ ਕਰਨਾ, ਪ੍ਰਚਲਤ ਹੋਣਾ 
44 
-- ਰਾਮ ੩, ਵਾਰ ੪ : ੧ (948) 

“ਹੁਕਮੇ ਹੋਆ ਹੁਕਮੇ ਵਰਤਾਰਾ। ” 

- ਭੈਰ ੩, ੩, ੧”: ੨ (1128) 
ਵਰਤਾਰੇ -- ਵਿਹਾਰਾਂ ਵਿਚ, ਢੰਗਾਂ ਨਾਲ 
“ਛਿਅ ਵਰਤਾਰੇ ਵਰਤਹਿ ਪੂਤ । ” 

- ਰਾਂਮ ੩, ਵਾਰ ੧੨ਸ, ੧, ੭ : ੭ (953) 
ਵਰਤਾਵਣਹਾਰਾ -- ਵਰਤਾਉਣ ਵਾਲਾ, ਪ੍ਰਚਲਤ 
ਕਰਨ ਵਾਲਾ 

ਗੁਰੂ ਕਨ ਸਦ ਉਚਰਹਿ ਜੁ 


25 
1 


- ਵਡ ੪. ਵਾਰ ੧੮ਸ, ੩, ੨ : ੪ (593) 
[ ਵਰਤਾਵਣਿਆ -- ਵਿਆਪਕ ਹੋਣਾ, ਪ੍ਰਚਲਤ ਹੋਣਾ 
"ਥਾਨਿ ਥਨੰਤਰਿ-ਤੂੰ ਹੈ ਤੂੰ ਹੈ ਇਕੋ ਇਕੁ 
_. ਵਰਤਾਵਣਿਆ। ” 
| -- ਮਾਝ ੫, ਅਸ ੩੭, ੩ : ੩ (131) 
ਵਰਤਾਵਾ -- ਵਰਤੋਂ ਵਿਹਾਰ 
"ਅੰਧ ਵਰਤਾਵਾ ਭਾਉ ਦੂਜਾ। ”. ਰ੍ 
-- ਸਲੋ ੧, ੨੨ : ੨ (1412) 











॥ 





ਜੁਗੁ ਜੁਗੁ 








ਵਰਤਿਆ -- ।. ਪ੍ਰਚਲਤ ਹੋਇਆ, ਪ੍ਰਗਟ ਹੋਇਆ 
“ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ 
ਜਸੁ ਵਰਤਿਆ ਲੋਈ।” 
-- ਗਉਂ ੪. ਵਾਰ ੧੫ਸ, ੪, ੩ : ੨ (309) 
“ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਹ 
ਭਣਿਆ।” (ਪਸਰ ਗਿਆ) 
-- ਬਿਲਾ ੪, ਵਾਰ ੧੨ : 2 (854) 
2. ਘਟਿਆ, ਵਾਪਰਿਆ 
“ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ 
ਸੁਣਾਇਆ।” ਸੰ 
-- ਗਉ ੪, ਵਾਰ ੩੦ਸ, ੪, ੧ : ੧੩ 
3. ਵਿਚਰਨਾ 
“ਦੋਵੈ ਤਰਫਾ ਉਪਾਇ ਇਕੁ ਵਰਤਿਆ। ” 
-- ਮਲਾ ੧, ਵਾਰ ੫ : ੧ (1280) 
4. ਵਰਤਿਆ ਗਿਆ, ਵਰਤੋਂ ਵਿਚ ਆਇਆ 
'ਵਰਤਣਿ ਵਰਤਿਆ ਸਰਬ ਜੰਜਾਲੂ।” 
-- ਮਲਾ ੧, ਵਾਰ ੨੦ ਸ, ੧, ੧ : ੩ (1287) 
ਵਰਤੀ -- ।. ਵਰਤ ਰਖਨ ਵਾਲੇ, ਨਿਸਚਿਤ ਸਮੇਂ 
ਲਈ ਭੁਖੇ ਰਹਿਣ ਵਾਲੇ 
“ਨਿਰਹਾਰ ਵਰਤੀ ਆਪਰਸਾ।” | 
-- ਸਿਰੀ ੫, ਅਸ ੨੭, ੫ : ੧(71) 
2. ਵਿਚਰੀ 
“ਗਿਆਨੀ ਕੀ ਹੋਇ ਵਰਤੀ ਦਾਸਿ।” 
- ਆਸਾ ੫, ੧, ੪ : ੧ (370) 
੧. ਭਾਵ ਫੈਲੀ, ਵਿਆਪਕ ਹੋਈ 
_ “ਗੁਰ ਬਾਣੀ ਵਰਤੀ ਜ਼ਗੇ ਅੰਤਰਿ ਇਸੁ ਬਾਣੀ ਤੇ 
ਹਰਿ ਨਾਮੁ ਪਾਇਦਾ।” 
- ਮਾਰੂ ੩. ਸੋਲਾ ੨੨, ੩ : ੩ (1066)' 
ਵਰਤੀਆਂ -- ਵਰਤਦਾ ਹੈ, ਹੁੰਦਾ ਹੈ 
“ਨਾਨਕ ਜੋ ਤਿਸੁ ਭਾਵੈ ਸੋ ਵਰਤੀਆ।” ਹ 
-- ਗਉਂ ੫. ਸੁਖ ੧੬, ੭ : ੧੦ (285) 
ਵਰਤੀਜਾ -- ।. ਵਰਤਾਇਆ; ਵਿਆਪਕ ਕੀਤਾ 
"ਆਪਨ ਖੇਲ ਆਪਿ ਵਰਭੀਜਾ। ” 
-- ਗਉ ੫. ਸੁਖ ੨੧, ੧ : ੯ (291) 
2. ਵਿਚਰ ਰਿਹਾ, ਵਰਤੋਂ ਵਿਹਾਰ ਕਰ ਰਿਹਾ 
“ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ 
ਵਰਤੀਜਾ ਹੇ। 





(316) 











2192 


ਵਰਤੈ -- 


- ਮਾਰੂ ੫, ਸੋਲਾ ੩, ੪ : ੩ (1073) 
ਵਰਤੀਜੈ -- ਵਿਚਰਦਾ ਹੈ, ਵਿਆਂਪਕ ਹੈ 
“ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ 
ਵਰਤੀਜੈ।  '-- ਬਿਹਾ ੪, ਵਾਰ ੮ : ੪ (551) ' 
ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ। ” 
- ਮਾਰੂ ਛ, ਵਾਰ ੭ : ੨ (1089) 
ਵਰਤੁ -- ਨਿਸਚਿਤ ਸਮੇਂ ਲਈ ਅੰਨ ਦਾ ਤਿਆਗ 
"'ਵਰਤੁ ਨੇਮੁ ਨਿਤਾ ਪ੍ਰਤਿ ਪੂਜਾ।” 
- ਬਿਲਾ ਡ, ਵਾ ੧, ੭ : ੫ (841) 
ਵਰਤੇ -- ।. ਵਿਚਰੇ ਰ੍ 
''ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ 
' ਅਉਧੂਤਾ। ” -- ਸੂਹੀ ੫, ੪੯, ੩ : ੧ (747) 
2. ਵਾਪਰੇ, ਲੰਘੇ ` 
`ਕੇਤੇ ਜੁਗ ਵਰਤੇ ਗੁਬਾਰੈ।” 
- ਮਾਰੂ ੧, ਸੋਲਾ ੭, ੧ : ੧ (1026) 
. ਹੁੰਦਾ ਹੈ, 
ਤਹ ਆਪੋ ਭਵ ਸੋਈ ਵਚਬਜੀ ਤੂੰਆਪੋ ਕੰਗ 
'ਸੂ ਹੋਈ।” -- ਆਸਾ ੪. ਸੋਪੁ ੧, ੫ : ੩ (1।) 
ਵਰਤੈ ਸਭ ਕਿਛੁ ਤੇਰਾ ਭਾਣਾ।” 
-= ਮਾਂਝ ੫, ੧੪, ੩ : ੨ (98) 
"ਸਭ ਤੇਰਾ ਸਬਦੁ ਵਰਤੈ ਉਪਾਵਣਹਾਰਿਆ।”” 
(ਚਲਦਾ ਹੈ) _-- ਸੋਰ ੪, ਵਾਰ ੧ : ੪ (642) 
2. ਵਿਚਰਦਾ ਹੈ, ਵਰਤਦਾ ਹੈ 
"ਹੁਕਮੁ ਚਲਾਏ ਨਿਸੰਗ ਹੋਇ ਵਰਤੈ 
ਅਫਰਿਆ। ”-- ਸਿਰੀ ੫, ੭੨. ੩ : ੧ (42) 
"ਮੋਹ ਨਗਉਲੀ ਹਉ ਮੁਈ ਸਾ ਵਰਝੈ ਸੰਸਾਰਿ।” 
- ਸਿਰੀ ੧, ਅਸ ੧੩, ੧ : ੩ (61) 
"ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ।” 
(ਚਲਦਾ ਹੈ) 
- ਸਿਰੀ ੪. ਵਾਰ ੧੧ ਸ. ੩, ੧ : ੬ (੧6) 
3. ਵਿਚਰਦੀ ਹੈ, ਵਿਆਪਕ ਹੈ 
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ _ 
ਕਿਸੈ ਦੀ ਰਲਾਈਆ।” 
=> ਮਦ ੪, 2, ਤੋ? ੩੪6) 
"ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ 
ਦੁਤਰੂ ਤਰਿਆ ਜਾਇ।” (ਵਿਆਪਕ ਹੈ) 
-- ਗਉ ੩. ਛੁੰਤ ੪, ੧ : ੧ (245) 


2193 





ਵਰਦਾਤਾ ਵਰਨਿਅਉ 
“ਮਹਾਦੇਉ ਗਿਆਨੀ ਵਰੰਤੈ ਘਰਿ ਆਪਣੈ ਤਾਮਸੁ ਵਿਚੇ ਗਿਰਹ ਉਦਾਸੁ।” `.. 
ਬਹੁਤਾ ਅਹੰਕਾਰਾ।” (ਭਾਵ ਮਸਤ ਹੈ, - ਰਾਮ ੩, ਵਾਰ ੭ਸ, ੩, ੨ : ੭ (949) 
ਵਿਆਪਕ ਹੈ)-- ਵਡ ੩, ੫, ੨ : ੨ (559) | ਵਰਦਾਤਾ -- ਵਰ ਦੇਣ ਵਾਲਾ 
ਗਨੀ।” (ਵਸਦਾ ਹੈ) __ ਸ੍ਰਿਸਟਿ ਗਇਆ। ” 
- ਤਿਲੰ ੪, ੧, ੨ : ੨ (723) -- ਆਸਾ ੧, ੭, ੩ : ੧ (350) 
4. ਵੰਡਦਾ ਹੈ, | ਵਰਨ -- ।. ਜਾਤ ਰ੍ 


ਜਣਾਵਣਿਆ। ” 


- ਮਾਝ ੩. ਅਸ ੧੫.੫:੩੧੧ਨ) 


5. ਭਾਵ ਮਾਣਦਾ, ਵਰਤਦਾ 
“ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੇ 
` ਆਪਿ ਵਰਤੈ ਆਪਣੀ ਵਥੁ ਨਾਲੇ। ” 
-- ਗਉ ੪. ਵਾਰ ੧੦ਸ, ੪, ੧ : ੬ (305) 
0. ਵਾਪਰ ਰਿਹਾ ਹੈ, ਹੋ ਰਿਹਾ ਹੈ 
“ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ 
ਵਰਤੈ |” 
- ਮਾਰੂ ੩, ਸੋਲਾ ੯, ੬ : ੧ (1052) 
“ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭੁ 
ਲੋਇ।” (ਵਰਤ ਸਕਦੀ ਭਾਵ ਹੋ ਸਕਦੀ 
ਹੈ) 


-- ਮਲਾ ੧, ਵਾਰ ੧੧ਸ, ੩, > : 2 (1283 ੧) | 


7. ਕਿਰਿਆਸ਼ੀਲ ਹੁੰਦਾ ਹੈ 
"ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ । 
ਰ੍ -- ਗਉ ੪, ਵਾਰ ੨੭ਸ, ੫, ੧ : ੨ (315) 
“ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ 
ਤਾਕੁ।” (ਕਰਦਾ ਹੈ) _ 
-- ਆਸਾ ੧, ਵਾਰ ੩ਸ, ੧, ੨ : ੯ (464) 
ਨਹੀ ਹਾਰੈ।”? (ਕੰਮ ਕਰਦਾ ਹੈ) 
-- ਧਨਾ ੫, ੩੪, ੧“ : ੨ (679) 
“ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ।” 
-- ਰਾਮ ੩, ਵਾਰ ੧੬ਸ, ੨, ੨ : ੨ (954) 


8. ਵਿਚਰੇ, ਰਹੇ, ਟਿਕੇ 


“ਤੈ ਗੁਣ ਮੋਟੇ ਚਉਥੈ ਵਰਤੈ ਏਹਾ .ਭਗਤ 


ਨਿਰਾਰੀ।”-- ਰਾਮ ੧. ਅਸ ੯, ੧੬:੧ (906) 











-- ਗਉ ੪, ਵਾਰ ੨੪ :੧(314). 


“ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ । ” 
--ਸਿਰੀ ੧, ਅਸ ੧, ੬ : ੧ (53) 
ਪਗਿ ਆਏ।”” -- ਸੂਹੀ ੪, ੮, ੨ : ੨ (733) 
2. ਰੰਗ ਰ 
“ਵਰਨ ਰੂਪ ਵਰਤਹਿ ਸਭ ਤੇਰੇ। ” 
- ਮਾਝ ੩, ਅਸ ੧੯, ੧ : ੧ (120) 


। ਵਰਨਉ -- ਬਿਆਨ ਕਰਦਾ ਹਾਂ 


ਜਾਨਾ ਹੋਇ ਕੈਂਸੋ ਰੇ।” 

-- ਸੋਰ ੫, 
ਵਰਨਾ -- 1. ਰੰਗਾਂ 
“ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ 

ਸਕਾਉਂ।” -- ਸਿਰੀ ੫, ੭੭, ੪ : ੨ (44) 

2. ਜਾਤਾਂ ੪ "੦ 
ਕਰੇਇ। ”-- ਸਿਰੀ ੧, ਅਸ ੧. ੬ : ੧ (੨੨) 

"ਚਹੁ ਵਰਨਾ ਕਉ ਦੇ ਉਪਦੇਸੁ । ” 

ਰ --ਗਉ ੫. ਸੁਖ ੯, ੪ : ੯ (274) 
ਵਰਨਾਂ -- ਜਾਤਾਂ 
“ਪੂਰਬੀ ਨਾਵੈ ਵਰਨਾਂ ਕੀ ਦਾਤਿ। ” 

ਰ - ਬਸੰ ੧, ੩, ੨ : ੩ (1169) 
`ਵਰਨਿ -- ਬਿਆਨ ਕਰਨਾ, ਕਥਨ ਕਰਨਾ 
“ਐਸੇ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ 

ਜਾਤ ਨ ਕਹਿਓ ਰੀ।” 


੧੩, ੩ : ੧ (612) 


-- ਆਸਾ ੫. ੫੧, ੨ ੨ (384) ਵਿ 


ਵਰਨਿਅਉ -- ਬਿਆਨ ਕੀਤਾ ਰ 
"ਇਕਹੁ ਜਿ ਲਖੁ ਲਖਹੁ ਅਲਬੁ ਹੈ. ਇਕੁ ਇਕੁ 
ਕਰਿ ਵਰਨਿਅਉ।” 


- ਸਵ ਤੇ, ਐਂ ੫ (1394) 


ਵਰੰਨਿਆ -- ਵਰਣਨ ਕੀਤਾ, ਬਿਆਨਿਆ 
"ਆਪਣਾ ਕੀਤਾ ਆਪਿ ਆਪਿ ਵਰੰਨਿਆ।” 


- ਰਾਮ ੫. ਵਾਰ ੨੦ : ੪ (965) 


ਵਰਨੀ -- ਬਿਆਨ ਕਰਾਂ. ਵਰਣਨ ਕਰਾਂ 





ਕਿਵ ਜਾਣਾ।”” __-- ਜਪੁ ੧, ੨੧ : ੧੫ (4) 
ਵਰਨੀਐ -- ਬਿਆਨ ਕਰੀਏ, ਆਖੀਐ 
“ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ 
ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ। ” 
___ %=ਹੀਂ ੪, ੧੧, '। : $ (7341 
ਵਰਨ -- ਰੰਗ 
“ਤਿਸੁ ਰੂਪੁ ਨ ਰੇਖਿਆ ਵਰਲੂ ਨ ਕੋਈ ਗੁਰਮਤੀ 
ਆਪਿ ਬੁਝਾਵਣਿਆ।” 
-- ਮਾਝ ੩, ਅਸ ੨੯, ੧" : ੨ (120) 
ਵਰਫ -- (ਫਾ. ਬਰਫ਼) ਬਰਫ਼, ਕਕਰ, ਜੰਮਿਆ 
ਹੋਇਆ ਪਾਣੀ 


ਜਾਈ। ” -- ਸੂਹੀ ੪, ਅਸ ੧, ੨੭ : ੨ (756) 
ਵਰਭੰਡ -- ਬ਼੍ਹਮੰਡ 


ਕਰੇ ।” - ਬਿਹਾ ੪, ਵਾਰ ੯ : ੧ (552) 
ਵਰਭੰਡਾ -- ਬ੍ਰਹਮੰਡ 
''ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ 
ਧਾਰੇ!” - ਜੋਪੁ ੧. ੨੭ : ੧੪ (6) 
ਵਰਭੰਡਾਂਹ -- ਬ੍ਰਹਿਮੰਡਾਂ ਦਾ 
- ਆਸਾਂ ੧. ਵਾਰ ਦਸ, ੧, ੧ : ੨ (467) 
ਵਰਭੰਡਿ -- ਬ੍ਰਹਿਮੰਡ ਵਿਚ 
“ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ 
ਰਲੈ ਰਲਾਇਆ।” 
-- ਸਿਰੀ ੪, ਛੰਤ ੧, ੪ : ੪ (79) 
ਵਰਭੰਡੀ -- ਬ੍ਰਹਿਮੰਡ ਵਿਚ 
“ਤੁਧੁ ਜੇਵਡ ਦਾਤਾਰ ਮੈ ਕੋਈ ਨਦਰਿ ਨ ਆਵਈ 
ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ 
ਪੁਰਈ ਸਭ ਲੋਈ। ” 
ਰ -- ਬਿਹਾ ੪, ਵਾਰ ੩ : ੫ (549) 


ਵਰਮੀ -- ਸਿਉਂਕ ਦਾ ਬਣਾਇਆ ਮਿਟੀ ਦਾ ਢੇਰ, 


2194 


ਵਰੋਂ 





੍ ਸਪ ਦੀ ਖੁੱਡ 
`ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ 
ਡੌਰਾ।”` _-- ਆਸਾ ੫. ੪੨. ੧" : ੨ (341). 
ਵਰਾ - ਸ੍ਰੇਸ਼ਟ, ਉਤਮ 
''ਸਿਮਰਹਿ ਨਖ੍ਤ੍ਰ ਅਵਰ ਧੂ ਮੰਡਲ ਨਾਰਦਾਦਿ 
ਪ੍ਹਲਾਦਿ ਵਰਾ। ” -- ਸਵ ੩, ੨ : ੨ (1393) 
। ਵਰਾਹੂ -- ਵਰ੍ਹਨ ਵਾਲਾ, ਵਸਨ ਵਾਲਾ, ਅਰਥਾਤ 
ਬਦਲ 
"ਸਾਗਰ ਲਹਰਿ ਸਮੁੰਦਸਰ ਵੇਲਿ ਵਰਸ ਵਰਾਹੁ। ” 
- ਸੂਹੀ ੩.. ਵਾਰ ੧੦ਸ, ੧, ੧ : ੨ (788) 
ਵਰੀ - ਵਰਿਆ ਅਰਥਾਤ ਵਿਆਹਿਆ ਜਾਣਾ ਹੈ, 
ਵਿਆਹੀ ਗਈ 
"ਜਿਤੁ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ।”” 
- ਸਲੋ ਫਰ, ੧ : ੧ (1377) 
ਵਰੀਆ -- ਵਾਰੀ, ਦਫਾ 
"ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ _ 
ਧੂਰਾ ਜੀਉ।” -- ਮਾਝ ੫, ੧੮, ੧ : ੩ (99) 
ਵਰੀਆਮ -- ਬਹਾਦਰ, ਜੋਧਾ, ਸੂਰਮਾ _ 
“ਸੂਰਬੀਰ ਵਰੀਆਮ ਕਿਨੈ ਨ ਹੋੜੀਐ। ” 
` ਗੂਜ ੫. ਵਾਰ ੧੫ : ੧ (522) 
ਵਰੀਆਮੁ -- ਸੂਰਮਾ, ਬਹਾਦਰ 
"ਜਿਉ ਤਿਸ ਦੀ ਵਡਿਆਈ ਆਪਿ ਕਰਾਈ 
ਵਰੀਆਮੁ ਨ ਫੁਸੀ ਕੋਈ।” 
- ਵਡ ੩, ਛੰਤ ੪, ੪ : ੩ (570) 
ਵਰੁ -- ।. ਪਤੀ 
“ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ 
ਕੂਰਿ।” - ਸਿਰੀ ੧. ੯, ੧: ੨(17) 
ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ 








- ``ਪਾਇ।” -- ਸਿਰੀ ੩, ੩੪, ੧ : ੩ (26) 
ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ 
ਵਡਭਾਗਾ ਰਾਮ। ” 


-- ਸ਼ੂਹੀ ੫, ਛੰਤ ੬, ੪ : ੧ (71) 
ਵਰੋ -- ਸ੍ਰੇਸ਼ਟ, ਉਤਮ 
ਹ ਅਵਤਾਰ ਵਰੋ।”` -- ਸਵ ੧. ੪ : ੧ (1389) 


ਵਰ੍ਉ 


2195 


ਵਾਉ 








ਵਰ੍ਉ - ਵਰ ਪਾਇਆ (ਦਿਤਾ), ਵਰ ਬਖਸ਼ਿਆ 


ਨਿਧਾਨੁ।?” _-- ਸਵ ੫, ਕਲ ੪ : ੩ (1407) 
“ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹਿਆ ਕੀ ਪਿੜ 
ਬਧੀ।” 

=- ਮਾਝ ੧, ਵਾਰ ੧੭ਸ, ੧, ੧ : ੮ (146) 

-- ਸਾਲ 

ਜੇ ਸਉ ਵਰ੍ਹਿਆ ਜੀਵਣ ਖਾਣੁ। ” 
-- ਆਸਾਂ ੧, ੪, ੨ : ੩ (350) 
ਵਰ੍ਹਿਐ - ਵਸਦਾ ਹੈ, ਵਰ੍ਹਦਾ ਹੈ 
“ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ। ” 
- ਰਾਮ ਬਸ, ਵਾਰ ੫ : ੪ (967) 
ਵਰ੍ਹੇ - ਸਾਲ 
“ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ 
ਸੋਝੀ ਪਾਇਦਾ।” 

- ਮਾਰੂ ਡ, ਸੋਲਾ ੨੨, ੨ : ੩ (1066) 
ਵਲਵੰਚ -- ਵਲ ਛਲ, ਹੇਰ ਫੇਰ, ਠੱਗੀ ਧੋਖਾ 
“ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ।” 

- ਆਸਾ ੫, ਛੰਤ ੧੩, ੨ : ੧ (461) 


ਵਲਾਇ -- ਵਲ ਲੈ 


“ਮਿਲੂੰ ਮੇਰੇ ਬੀਨੁਲਾ ਲੈ ਬਾਹੜੀ ਵਲਾਇ। ” (ਭਾਵ - 


ਗਲਵਕੜੀ ਪਾ ਲੈ) ਰ 
- ਸਿਰੀ ੜ੍ਰਿਲੋਂ, ੨, ੧“ : ੪ (92) 
“ਤਉ ਪ੍ਰਸਾਦਿ ਪ੍ਰਭ ਸੁਖੀ ਵਲਾਇੰ”ੀ। 
- ਆਸਾ ੫, ੬੦, ੨ : ੨ (386) 
ਵਲਾਏ -- ਬਿਤਾਏ, ਲੰਘਾਵੇ 
-- ਰਾਂਮ ੧, ੫, ੩ : ੩ (877) 


ਵਲਿ -- ।. ਪੱਖ ਵਿਚ, ਸਹਾਇਤਾ ਤੇ, ਤਰਫ _. 


“ਜਾ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ 


_ਦੇਖਿ ਕਰਹਿ ਸਾਬਾਸਿ। ” 

-- ਗਉ ੪. ਵਾਰ ੧੦ਸ, ੪, ੨ : ੩ ( 
“ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ।” 
ਰ _- ਗੂਜ ੫, ਵਾਰ ੪: ੭ (519) 
2. ਮੁੜ, ਫੇਰ, ਬਹੁੜ 


੨0੨) 





“ਸਰਪ ਜੋਨਿ ਵਲਿ ਵਲਿ ਅਉਤਰੈ। ” 

- ਗੂਜ ਭ੍ਰਿਲੋ, ੨, ੧ : ੨ (526) 
ਵਲੀ -- (ਫਾ. ਵਲੀ) ਮਾਲਕ, ਸੁਆਮੀ 
ਖਾਨਾਇ। _- ਤਿਲੰ ੫, ੧. ੩ : ੧ (723) 
ਵਲੂ -- ਧਕਾ, ਸੀਨਾਜੋਰੀ, ਫਰੇਬ 
“ਇਕਿ ਵਲੂ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ 
ਕੁਸਤੁ ਤਿਨੀ ਢਾਹਿਆ।” 

-- ਸਿਰੀ ੪, ਵਾਰ ੮ : ੨ (੧5) 
“ਓਇ ਵਲ ਛਲੂ ਕਰਿ ਝਤਿ ਕਢਦੇ ਫਿਰਿ ਜਾਇ 
ਬਹਹਿ ਕੂੜਿਆਰਾ ਪਾਸਿ।” 

- ਗਉ ੪, ਵਾਰ ੨੬ : ੩ (314) 
ਵਲੋਵਾ -- ਵਰਤੋਂ, ਵਿਹਾਰ ਰ 
“ਇਹੁ ਵਲੇਵਾ ਸਾਕਤ ਸੰਸਾਰ।” 

<< ਗੀਉਂ ਚ. €2, 2 : 8 0800 
ਵਵਾ -- `ਵ', ਗੁਰਮੁਖੀ ਲਿਪੀ ਦਾ 34ਵਾਂ ਅਖਰ 
"'ਵਵਾ ਵੈਰੂ ਨ ਕਰੀਐ ਕਾਹੂ।” 

-- ਗਉਂ ੫, ਬਾਅ ੪੬ : ੧ (259) 
ਵਵੈ -- `ਵ`” ਦੁਆਰਾ ___ 
“ਵਵੈ ਵਾਸੁ ਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ 
ਕੀਆ। ” -- ਆਸਾ ੧, ਪਟੀ ੩੨ : ੧ (434) 
ਵੜੀਐ -- ਵਣਿਆਈਐ, ਤੁਲਨਾ ਦੇਈਏ 
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ 
ਵੜੀਐ।” __-- ਗਉ ੪, ਵਾਰ ੩ : ੧(301) 
ਵਾ - ਉਹ; ਉਸ 
ਮਾਣ ਵਹੀ ਜਾਦੀ ਵਾਂ ਜਾਵੋ ਬਿਹ ਜੀਵ 


(ਉਹ) -- ਗਉ ਕਬ, ਬਾਅ ੩੮ : ੧ (342) 
“ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ 
ਰਿਦੈ ਬਸੈ।” (ਉਸ ਦੇ) ਰ੍ 


- ਗੂਜ ਭ੍ਰਿਲੋ, ੨. ੫ : ੨ (526) - 

“ਵਾ ਕੇ ਗਲੇ ਜਮ ਕਾ ਹੈ ਫਾਂਸ।” (ਉਸ). 
 -- ਭੈਰ ਨਾਮੁ, ੮, ੩ : ੪ (1162) 

`ਚਿਤਵਉ ਵਾ ਅਉਸਰ ਮਨ ਮਾਹਿ। 
ਜਾ - ਸਾਰ ੫, ੯੫, ੧” :੧(1222) 

ਵਾਉ - ।. ਪਉਣ ਵਤ, ਵਿਅਰਥ, ਫਜ਼ੂਲ 

ਅਲ 

-- ਸਿਰੀ ੧, ੧. ੪ : ੨ (14) 


ਵਾਉਦੁਆਉ 


2196 


ਵਾਗ 





“ਨਾਨਕ ਮਨਮੁਖਿ ਬੋਲਣੁ ਵਾਉ। ” (ਫਜ਼ੂਲ) 
- ਗਉਂ ੧, ੧, ੩: ੩(15।) 
2. ਹਵਾ __ ਰ 
“ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ 
ਵਾਉ।” -- ਸਿਰੀ ੫, ੨੬. ੧ : ੪ (70) 
“ਅਗੀ ਪਾਲਾਂ ਕਪੜੁ ਹੋਵੈ ਖਾਣਾ ਹੋਵੈ ਵਾਉ।” 
- ਮਾਝ ੧, ਵਾਰ ੯ਸ, ੧, ੪ : ੧ (142) 
“ਭੈ ਵਿਚਿ ਪਵਣੂ ਵਹੈ ਸਦ ਵਾਉ।” (ਹਵਾ ਦੇ 
ਬੁਲ੍ਹੇ) 
- ਆਸਾ ੧, ਵਾਰ ੪ਸ, ੧, ੧ : ੧ (464) 


“ਅਨਲ ਵਾਉ ਭਰਮਿ ਭੁਲਾਈ । ” (ਵਾਸ਼ਨਾ ਰੂਪੀ | 


ਪਵਨ)-- ਮਾਰੂ ੩, ਸੋਲਾ ੫. ੧੪ : ੧ (1048) 
“ਨਾਨਕੇ ਬੈਠਾ ਭਖੇ ਵਾਉ ਲੰਮੇ ਸੇਵਹਿ ਦਰ 
ਖੜਾ।”” (ਭਾਵ ਕੰਸੋਆਂ ਲੈਂਦਾ ਹੈ) 
- ਮਾਰੂ ੫, ਵਾਰ ੪ਸ, ੫, ੨ : ੧ (1095) 
ਰ੍ ਘਚੋਲਾ 
“ਕਰਮਿ ਮਿਲੈ ਤਾ ਪਾਈਐ ਨਾਹੀ ਗਲੀ 
ਵਾਉਦੁਆਉ। ” -- ਸਿਰੀ ੧, ੬, ੨ : ੩ (16) 
-- ਗਉ ੧. ੧,੩:੪(151) 
ਵਾਉ - ਹਵਾ ਦੇ ਅਰਥਾਤ ਹਵਾ ਵਰਗੇ ਕੋਮਲ 
"ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ।” 
-- ਗਉ ੫, ਵਾਰ ੨ਸ, ੫, ੨ : ੧ (316) 
ਵਾਇ -- ।. ਵਜਾ ਕੇ 
“ਜਿਸ ਨੇ ਵਾਇ ਸੁਣਾਇਐ ਸੋ ਕੇਵਡੁ ਕਿਤੁ ਥਾਇ।” 


2. ਹਵਾ 
- ਮਾਰੂ ੧, ਸੋਲਾ ੧੧, ੬ : ੧ (1031) 
ਵਾਇਆ -- ਵਜਾਇਆ 
“ਪੰਚ ਸਬਦ ਮਿਲਿ ਵਾਜਾ ਵਾਇਆ। ” 
- ਮਾਰੂ ੩, ਸੋਲਾ ੧੪, ੭ : ੨ (1057) 
ਵਾਇਸੀ -- ਵਜਾਵੇਗਾ 
“ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ 
ਵਾਇਸੀ। ” _ - ਸੂਹੀ ੧, ੬, ੧ : ੯ (730) 
ਵਾਇਦਾ -- ਵਜਾਉਂਦਾ ਹੈ 

















<< 'ਭੱਹੀ '।, ਤਮ %, ੧੯2 (53) 


"ਅਨਹਦ ਰੁਣ ਝੁਣਕਾਰੂ ਸਦਾ ਧੁਨਿ ਨਿਰਭਉ ਕੈ 
ਘਰਿ ਵਾਇਦਾ। ” 
- ਮਾਰੂ ੧, ਸੋਲਾ ੧੩, ੯ : ੩ (1034) 
ਵਾਇਨਿ -- ਵਜਾਉਂਦੇ ਹਨ (ਵਾਜੇ) 
'ਵਾਇਨਿ ਚੇਲੇ ਨਚਨਿ ਗੁਰ।” 
-- ਆਸਾ ੧, ਵਾਰ ਪਸ਼, ੧, ੨ : ੧ (465) 
ਵਾਈ -- ।. ਵਜਾ ਦਿਤੀ 
ਵਾਈ। ` -- ਰਾਮ ੧, ਅਸ ੮, ੯ : ੧ (907) 
2. ਹਵਾ 
ਅਧਾਰੋ।” 
- ਰਾਮ ੧, ਸਿਗੋ ੫੮ : ੨ (944) 
. (ਅ. ਵਾਈ) ਵਾਇਦਾ ਕਰਨ ਵਾਲਾ, ਜ਼ਿਮੇਦਾਰ 
ਹੋਣਾ, ਜ਼ਮਾਨਤ ਦੇਣ ਵਾਲਾ, ਰਖਿਅਕ (ਕੋਸ਼, 
ਮਹਾਨਕੋਸ਼, ਸ਼ਬਦਾਰਥ) 


"ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ 
ਹੈ।”  -- ਮਾਰੁ ੫, ੩੨, ੧ : ੧ (1006 


(ਦਰਪਣ' ਅਰਥ 'ਦਵਾਈ' ਕਰਦਾ ਹੈ) 


। ਵਾਈਐ -- ਵਜਾਣ ਨਾਲ 


“ਜਗੁ ਨ ਮੂੰਦੀ ਮੂੰਡਿ ਮੁਭਾਇਐ ਜੋਗੁ ਨ ਸਿੰਥੀ 


ਵਾਈਐ। ” _- ਸੂਹੀ ੧, ੮, ੧ : ੨ (730) 
ਵਾਸ -- ਨਿਵਾਸ, ਵਾਸਾ 
"'ਪ੍ਥਮੇ ਗਰਭ ਵਾਸ ਤੇ ਟਰਿਆ।” $ 


-- ਗਉ ੫. ਅਸ ੪, ੧ : ੧ (237) 
ਵਾਸਹਿ -- ।. ਵਸਨ, ਨਿਵਾਸ ਕਰਨ 
"ਚਰਨ ਤੁਮ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ 
ਪਾਵਉ।  _-- ਧਨਾ ੫, ੪੯, ੧ : ੧ (682) 
2. ਵਸਦੇ ਹਨ 
"ਤਾ ਮਹਿ ਵਾਸਹਿ ਭਗਤ ਪਿਆਰੇ।” ਤੂ 

- ਸੂਹੀ ੫, ੧੨, ੧ : ੨ (734) 
"ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ 
ਰ੍ ਸਿ ॥ 

- ਮਾਝ ੩, ਅਸ ੧੫, ੫ : ੩ (118) 
ਵਾਸਾ -- ਨਿਵਾਸ, ਰਹਿਣਾ, ਵਾਸ 


` ਤੇ 





ਤੇ ਤੇਰੈ ਨਾਇ ਵਾਸਾ। ” 


- ਧਨਾਂ ੧, ਸੋਹ ੩, ੪: ੨ (13) | 


ਵਾਸਾਈਐ -- ਵਸਾਈਏ, ਵਾਸ ਕਰਾਈਏ 
“ਮਨਿ ਵਾਸਾਈਐ ਸਾਚਾ ਸੋਈ।” 
-- ਆਸਾ ੫, ੯੯, ੨ : ੪ (395) 
ਵਾਸਿ -- ।. ਵਸ ਵਿਚ 
“ਜਨਮੁ ਜਰਾ ਮਿਰਤੁ ਜਿਸੁ ਵਾਸਿ।” 
-- ਗਉ ੫, ੧੫੬, ੩ : ੧ (197) 
“ਦਸ ਇੰਢੀ ਕਰਿ ਰਾਖੈ ਵਾਸਿ।” 


--ਗਉਂ ੫, ਅਸ ੩, ੧ : ੩ (236). 


ਵਾਸਿਆ - ਵਸਿਆ, ਨਿਵਾਸ ਕੀਤਾ 
“ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ 
ਨਿਜ ਘਰਿ ਵਾਸਿਆ। ” 
-- ਆਸਾਂ ੪, ਛੰਤ ੯, ੬ : ੬ (444) 


“ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ।” 


(ਮਨ ਐਸੇ ਕਠਿਨ ਜਾਲ ਵਿਚ ਫਸਿਆ ਹੈ) 
- ਪ੍ਰਭਾ ੧, ੧੩, ੧” : ੧ (1331) 
ਵਾਸੀ -- ।. ਨਿਵਾਸ ਕਰਨ ਵਾਲੇ, ਨਿਵਾਸੀ 
“ਕਈ ਕੋਟਿ ਪਾਤਾਲ ਕੇ ਵਾਸੀ।” 
-- ਗਉਂ ੫, ਸੁਖ ੧੦, ੫ : ੧ (276) 


2. ਵਸ ਵਿਚ 


“ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ।” 


- ਮਾਰੂ ੫, ਵਾਰ ੧੮ : ੫ (1100) 


ਵਾਸੀਐ -- ਵਸਦਾ ਹੈ, ਨਿਵਾਸ ਕਰਦਾ ਹੈ 


0 ੯੯. ੧" ੨ (395) 


ਵਾਸੁ - ।. ਸੁਗੰਧੀ, ਵਾਸਨਾ, ਖੁਸ਼ਬੂ 
ਰਸੁ ਸੁਇਨਾ ਰਸ ਰੁਪਾ ਕਾਮ ਚਲ ਮਰਮਲ ਕੀ 
ਵਾਸੁ। ` -- ਸਿਰੀ ੧, ੪, ੨ : ੧(15) 


“ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ।”” 
ਰੀ ਛੰਤ ੪, ੩ : ੧ (765) 

2. ਵਾਸਾ 
“ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ 
ਘਰ ਵਾਸੁ ।'”-- ਸਿਰੀ ੧. ੧੨. ੪ : ੧(।੧) 


- ਸਿਰੀ ੧, ਅਸ ੬, ੧: ੧(56) 


“ਘਰ ਕੀ ਨਾਇਕਿ ਘਰ ਵਾਸੂ ਨ ਦੇਵੈ ।” 


2197 

















(ਟਿਕਾਣਾ, ਭਾਵ ਵੜਨ ਨਹੀਂ ਦਿੰਦੀ) 





- ਆਸਾਂ ੫, ੪, ੧" : ੧ (371) 
“ਇਕਸੁ ਹਰਿ ਕੇ ਨਾਮ ਵਿਣੁ ਧਿ੍‌ਗੁ ਜੀਵਣੁ ਧ੍ਰਿਗੁ 
ਵਾਸੁ।” (ਵਿਸੇਬਾ) 

-- ਰਾਮ ੩, ਵਾਰ ੭ਸ, ੩, ੨ : ੪ (949) 
ਵਾਸੁਦੇਉ -- ਜਿਸ ਵਿਚ ਸਭ ਦਾ ਵਾਸਾ ਹੈ ਤੇ ਜੋ 
ਸਭ ਵਿਚ ਹੈ, ਵਿਆਪਕ 
ਕੀਆ।” `-- ਆਸਾ ੧, ਪਟੀ ੩੨ : ੧ (434) 
ਵਾਸੁਦੇਵ - ਵਿਆਪਕ, ਜਿਸਦਾ ਸਭ ਵਿਚ ਵਾਸਾ 
ਹੈ ਤੇ ਜਿਸ ਵਿਚ ਸਭ ਹਨ 
"ਵਾਸਦੇਵ ਸਰਬਤ ਮੈ ਉਨ ਨ ਕਤਹੂ ਠਾਇ। ” 

-- ਗਉ ੫, ਬਾਅ ੪੬ਸ : ੧ (259) 
ਵਾਸੁਲਾ -- ਸੁਗੰਧ ਵਾਲਾ ਬਰਤਨ (ਡਬਾ) 
“ਗੁਣਾ ਕਾ ਹੋਵੈਂ ਵਾਸੁਲਾ ਕਢਿ ਵਾਸੁ ਲਈਜੈ।” 
- ਸੂਹੀ ੧, ਛੰਤ ੪, ੩ : ੧ (765) 
. ਵਾਸੁ -- ਖੁਸ਼ਬ਼ੁ ਤੋਂ, ਸੁਗੰਧੀ ਤੋਂ 
“ਜੇਹੀ ਵਾਸਨਾ ਪਾਏ_ਤੇਹੀ ਵਰਤੈ ਵਾਸੂ ਵਾਸੁ 
ਜਣਾਵਣਿਆ।” ਰ੍ 
- ਮਾਝ ੩, ਅਸ ੧੫. ੫ : ੩ (118) 
ਵਾਸੇ - ਵਸਿਆ 
“ਏਉ ਜੀਅ ਬਹੁਤੁ ਗ੍ਰਭ ਵਾਸੇ।” 
- ਗਉ ੫. ਬਾਅ ੭ : ੧(251) 
“ਭੀਤਰਿ ਪੰਚ ਗੁਪਤ ਮਨਿ ਵਾਸੇ।` (ਵਸੇ ਭਾਵ 
ਲੁਕੇ ਰਹਿੰਦੇ ਹਨ) 
-- ਆਸਾ ੧, 
ਵਾਸੇਰਾ =- ਵਾਸਾ, ਨਿਵਾਸ 
ਵਾਸੇਰਾ। ” 
-- ਮਲਾ ੧, ਵਾਰ ੨ਪਸ, ੧, ੨ : ੧੩ (1290) 
ਵਾਸੈ -- ਵਸੇ, ਨਿਵਾਸ ਕਰੇ 
__ -- ਗਉ ੫, ੧੪੫, ੪ : ੨ (211) 
“ਜੋਗੀ ਜੁਗਤਿ ਸਹਜੇ ਘਰਿ ਵਾਸੈ।” (ਰਹਿੰਦਾ ਹੈ) 
- ਰਾਮ ੧, ੧੧, ੧“ : ੧ (879) 
ਵਾਸੋ -- ਵਾਸ ਹੈ, ਨਿਵਾਸ ਹੈ 
“ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤ ਸੰਗਤਿ 


੨੪, ੧ : ੧ (359) 








ਵਾਹ 2198 ਵਾਖਰੁ 
ਜਿਨਾ ਵਾਸੋ।” -- ਬ਼ਿਲਾ ੫, ੪, ੩ : ੧ (802) "ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ।” 
ਵਾਹ -- ।. ਪ੍ਰਵਾਹ, ਨਾਲੇ `” ਗੂਜ ੩. ਵਾਰ ੧੪ਸ, ਵੋ. ੨ : ੧ (514) 


'ਨਦੀਆ ਅਤੈ ਵਾਹ ਪਵਹਿ ਸਮੁੰਦਿ ਨ 


ਜਾਣੀਅਹਿ।” -- ਜਪੁ ੧, ੨੩ : ੨ (5) 

2. ਧੰਨ ਹੈਂ 

"ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹ ਗੁਰੂ ਤੇਰਾ 
ਸਭੁ ਸਦਕਾ। ” 


- ਸਵ ੪, ਗਯੰ ੧੧ : ੧ (1403) 
ਵਾਹਗੁਰੂ - ` ਖੰਭੂ, ਪੁਮਾਤਮਾ, ਧੰਨਾਤਾਯੋਗ ਕਰਤਾਰ 
ਸਭ` ਰਚਨਾਂ । `-- ਸਵ ੪, ਗਯੰ ੧੩ : ੫ (1404) 
ਵਾਹੜਾ -- ਪ੍ਰਵਾਹ, ਨਾਲਾ 
''ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ 
ਵਾਹੜਾ। ` _ -- ਸਲੋ ਫਰ, ੧੧੭ : ੨ (1364) 
ਵਾਹਿ -- ਵਾਹ, ਧੰਨ ਹੈਂ! 
“ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ।” 
-- ਸਵ ੪, ਗਯੰ ੬ : ੧ (1402) 
ਵਾਹਿਆ -- ਜੋਰ ਲਾਇਆ 
''ਇਨ੍‌ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ 
ਬਪੁੜੇ ਇਨ ਕਾ ਵਾਹਿਆ ਕਛੁ ਨ ਵਸਾਈ।” 


-- ਗੋਂਡ ੪, ੧, ੨ : ੨ (859) 


ਵਾਹੀ -- ਉਸੇ (ਹਰੀ) ਨੂੰ __ 
“ਵਾਵਾਂ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ।” 
-- ਗਉ ਕਬ, ਬਾਅ ੩੮ : ੧ (342) 
ਵਾਹੁ - ।. ਧਨ ਹੈ, ਧੰਨਤਾ ਹੈ 


ਰ੍ - ਮਾਝ ੧, ਵਾਰ ੨੪ : ੪ (149) 
"ਤਿਸੁ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ।” 
(ਭਾਵ ਕੁਰਬਾਨ ਜਾਈਏ) 


-- ਗਉਂ ੧, ਅਸ ੧੨, ੬:੧ (226) | 


ਪੀ ਵਾਹਿਗੁਰੂ, ਪ੍ਰਭੂ, ਪ੍ਰਮਾਤਮਾ 
“ਵਾਹੁ ਵਾਹੁ ਸਾਚੇ ਮੈ ਤੇਰੀ ਟੇਕ।” 
- ਗਉਂ ੧, ੭, ੧" : ੧ (153) 
”ਵਾਹੂ ਵਾਰੂ ਬੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ 
'ਹੋਇ।” 


- ਗੁਜ ੩, ਵਾਰ ੧੮ਸ, ੩, ੧ : ੩ (515). 


3. ਵਾਹਿਗੁਰੂ ਦਾ ਸੰਖੇਪ 




















_“ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ।” 

- ਗੁਜ ੩. ਵਾਰ ੧੪ਸ, ੩. ੨ : ੧ (514) 
ਵਾਹੂ - ਉਲੇ ਨਾਲ 
"ਛੋਡਿ ਜਾਹਿ ਵਾਹੂ ਚਿਤੁ ਲਾਇਓ। ” 

- ਟੈਡੀ ੫, ੧੬, ੨ : ੨ (715) 

ਵਾਹੇ -- ਵਾਹੁੰਦਾ ਹੈ 
“ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ।” 

- ਬਿਲਾ ੪, ਵਾਰ ੧੧ਸ, ੧, ੧ : ੧ (854) 
ਵਾਹੇਦੜੂ -- (ਤੀਰ) ਵਾਹਣ (ਚਲਾਣ) ਵਾਲਾ 
“ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ।” 

- ਮਾਝ ੧, ਵਾਰ ੨੨ਸ, ੨. ੨ : ੭ (148) 
ਵਾਹੈ -- ।. ਲਈ, ਵਾਸਤੇ __ 

ਤਈ ਕੀਆ।”-- ਆਸਾ ੧, ਪਟੀ ੭ : ੨ (432) 
2. ਓਹਨਾਂ ਨੇ ਜਾ 

ਪਾਈਐ।” -- ਤਿਲੰ ੧, ੪, ੩ : ੧ (722) 
ਵਾਕਿ -- ਵਾਕ (ਸ਼ਬਦ) ਦੁਆਰਾ, ਬਚਨ ਦੁਆਰਾ 
“ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ 
ਵਾਕਿ।` -- ਸਿਰੀਂ ੧, ਅਸ ੩, ੫ : ੧ (੨੨) 
`'ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨ ਜਮ 
ਕਾਣਿ ਨ ਜਮ ਕੀ ਬਾਕੀ।” _ 

- ਗੁਜ ੧, ਅਸ ੪, ੧" : ੨ (505) 

“ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ _ਧਨੂ 
ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ 
ਲਿਆ ਨ ਜਾਈ। ” (ਵਾਕ ਦੁਆਰਾ, ਗਲ ਬਾਤ 
ਨਾਲ) ਨਾਦ ਸਹੀ, ੧02 ? 2 (73੫41 
(ਦਰਪਣ ਅਰਥ “ਸਿਖਿਆ ਨਾਲ” ਅਤੇ ਮਹਾਨਕੋਸ਼ 
ਵਾਕੁ -- ਬਚਨ, ਬੋਲ __ 
(ਤਿਜ 
ਕੀਨੋ ਪੂਰਨ ਵਾਕੂ। ” 

ਰ੍ - ਬਿਲਾ ੫, ੧੦੪, ੨ : ੨ (੧25) 
ਵਾਖਰੁ - ਵਖਰ, ਸੌਦਾ ਰ 
ਜਨ ਨਾਨਕ ਕਉਂ ਦਇਆ ਪ੍ਰਭੁ ਧਾਰਹੁ ਲਦਿ 


ਵਾਖਿ 


2199 


੨੩ 


ਵਾਜ 








ਵਾਖਰੁ ਹਰਿ ਹਰਿ ਲੇਨ ।” 
=> ਕੀਨੀ ੪, 2. ੪; 21205) 
ਵਾਖਿ - ਵੱਖ, ਜੁਦਾ, ਅਡਰਾ ` 
ਸਸ ਤੇ ਪਿਰਿ ਕੀਨੀ ਵਾਖਿ।” 
-- ਆਸਾਂ ੫, ੨, ੧ : ੧ (370) 
ਵਾਗਿ - ਵਾਂਗੂੰ, ਨਿਆਈਂ 
"ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ।” 
- ਰਾਮ ੫, ਵਾਰ ੨ : ੪ (957) 


ਪਾਲੀਐ। ”-- 
ਵਾਂਗੀ -- ਵਾਂਗ _ . 
“ਬਾਰਿਕ ਵਾਂਗੀ ਹਉਂ ਸਭ ਕਿਛੁ ਮੰਗਾ।” 

- ਮਾਝ ੫, ੧੫, ੩ : ੧ (99) 
ਵਾਂਗੂ -- ਵਾਂਗ, ਦੀ ਨਿਆਈ' 
“ਗਰਧਪ ਵਾਂਗੂ ਲਾਹੇ ਪੇਟਿ। 

<< ਰੀ, ੧੦੭”, ੧ : ੨ (201) 
ਵਾਚਹਿ -- ਪੜਦੇ ਹਨ 
“ਪੰਡਿਤ ਵਾਚਹਿ ਪੋਥੀਆਂ ਨਾ ਬੂਝਹਿ ਵੀਚਾਰੁ। ” 
-- ਸਿਰੀ ੧, ਅਸ ੫, ੬ : ੧ (56) 
ਵਾਚਣੀ -- ਪੜਨੀ 
“ਮਨ ਕੀ ਪੜ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ।” 
- ਮਾਰੂ ੩ੇ. ਵਾਰ ੨੨ਸ, ੩, ੨ : ੧ (1093) 


_ਵਾਚਾਈ -- ਪੜੀ 


ਮਾਰੂ ੫. ਅਸ ੨. & 5 ੩ (10107 








ਸੁਣੇ ਘਰਿ ਆਏ। ” 


- ਸੂਹੀ ੪, ਛੰਤ ੧, ੪ : ੩ (773). 


ਵਾਚਾਈਆ -- ਵਾਚੀ ਹੈ, ਪੜ ਕੇ ਦੇਖੀ ਹੈ , 
“ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ 
ਬਲਿਰਾਮ ਜੀਉ।” _ ਰ ਰ 

- ਸੂਹੀ 8, ਛੰਤ ੧, ੪ : ੨ (773) 
ਵਾਚੀਐ -- ।. ਪੜੀਏ, ਪੜਤਾਲੀਐ 
“ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ।” 
-- ਸਿਰੀ ੧, ਅਸ 2, ੬ : ੧ (57) 
“ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ 
ਸਮਝਾਇਆ। ”-- ਆਸਾ ੧, ਵਾਰ ੩ : ੩ (464) 
ਵਾਚੈ -- ਪੜੇ/ਪੜਤਾਲੇ ਜਾਂਦੇ ਹਨ 


"'ਚੰਗਿਆਈਆ ਬੁਰਿਆਈਆ ਵਾਚੈ ਧਰਮੁ 
ਹਦੂਰਿ।” - ਜਪੁ ੧, ੩੮ਸ ; ੩ (੧) 
ਵਾਜ -- ਵਾਜੇ, ਸਾਜ਼ 
'ਦੋਲਕ ਦੁਨੀਆ ਵਾਜਹਿ ਵਾਜ। ” 
-- ਆਸਾ ੧, ੪. ੧ : ੨ (349) 


ਵਾਜਹਿ -- ਵਜਦਾ ਹੈ 
_ਵਾਜਹਿ ਨਾਦ।” __-- ਜਪੁ ੧, ੨੯ :.੧ (6) 


ਸਬਦ ਮਨਿ ਵਾਜੰਗਾ।” 
- ਮਾਰੂ ੫. ਸੋਲਾ ੧੧. ੧੯ : ੩ (1083) 
ਵਾਜੱਤ -- ਵਜਦਾ ਹੈ ਰਹ 
ਰ੍ - - ਧਨਾ ੧, ਸੋਹ ੩, ੧” 
ਵਾਜਾ -- ਸਾਜ਼ 
ਮੇਰੀ ਜਾਤਿ।” (ਧੌਂਸਾ) 
_- ਸਿਰੀ ੧, ੭, ੩ : ੩ (16) 
ਵਾਜਿਆ -- ਵੱਜਿਆ 
“ਜੋਤਿ ਸਰੂਪ ਅਨਾਹਦੁ ਵਾਜਿਆ। ” 
. ` ਆਸਾਂ ੫, ੨. ੩:: ੨ (370) 
ਫਸੀ --1. ਵਜ ਰ 
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ । ” 
ਰ >- 'ਜਖੂੰ ੧. 2੭ ੨6) " 
2. ਬੰਦ ਹੋਏ, (ਕੇਵਲ ਮਹਾਨਕੋਸ਼) ਰ 
"ਨਉ ਦਰਵਾਜੇ ਦਸਵਾ ਦੁਆਰੂ। ” 
` ਗਉਂ ੧, ੪. ੧: ਤੇ (152) 


! ੩ (13) 


3. ਸਾਜ਼ 
“ਬਹੁ ਤਾਲ ਪੂਰੇ ਵਾਜੇ ਵਜਾਏ।” 
-- ਮਾਝ ੩, ਅਸ ੨੧, ੬ : : ੧ (122) 
“ਹੈਵਰ ਗੈਵਰ ਨੇਜੇ ਵਾਜੇ।” (ਵਜਨ ਵਾਲੇ ਭਾਵ 
ਧੌਂਸੇ) -- ਗਉ ੧, ਅਸ ੧੦, ੫ : ੧ (225) 
4. ਵਜਾਏ, ਵਜਾਣ ਤੋਂ ਦਾ 
"ਵਾਜੇ ਬਾਝਹੁ ਸਿੰਡੀ ਵਾਜੈ ਤਉ ਨਿਰਭਉ ਪਦੁ 
`_ ` ਪਾਈਐ।”” - ਸੂਹੀ ੧, ੮, ੪ : ੨ (730) 
ਵਾਜੈ -- ਵਜਦੀ ਹੈ 


ਵਾਟ 


2200 


ਵਾਦ 





ਸੁਭਾਇ। ” -- ਸਿਰੀ ੧, ਅਸ ੧੪, ੮ : ੧ (62) 


“ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ 


ਵਾਜੈ। ` (ਵਜਦੀ ਭਾਵ ਆਵਾਜ਼ ਸੁਣਾਈ ਦਿੰਦੀ) 
-- ਆਸਾਂ ੧, ੧੯, ੨ : ੧ (354) 
“ਵਾਜੈ ਪਉਣੁ ਤੈ ਆਪਿ ਵਜਾਏ।” (ਵਜਦਾ ਭਾਵ 
_ ਸਰੀਰ ਵਿਚ ਸੁਆਸ ਚਲਦਾ ਹੈ) 
`__ ਮਾਰੂ ੩, ਸੋਲਾ ੧੩, ੨ : ੧ (1056) 
ਵਾਟ -- ।. ਪੈਂਡਾ, ਰਾਹ, ਮਾਰਗ, ਰਸਤਾ 
“ਲੇਖੈ ਵਾਣ ਚਲਾਈਆ ਲੇਖੈ ਸੁਣਿ ਵੇਖਾਉ। 


-- ਸਿਰੀ ੧, ੩,੧:੨(15) 


ਘੜੇ ਪਾਖਰ ਸੁਇਨੇ ਸਾਖਤਿ ਝੂਝਣ ਤੇਰੀ ਵਾਣ। 
(ਤੇਰੇ ਰਾਹ ਦਾ ਗਿਆਨ) 


- ਸਿਰੀ ੧, ੭, ੩ : ੧(16) 


2. ਰੀਤ, ਲੀਹ 
- ਆਸਾ ੧, ਅਸ ੧੩, ੧੦ : ੧ (416) 
ਵਾਟੜੀ -- ਰਸਤਾ 
"ਆਪਿ ਦਿਖਾਵੈ ਵਾਣੜੀ ਸਚੀ ਭਗਤਿ ਦ੍ਰਿੜਾਏ।” 
- ਆਸਾਂ ੧, ਅਸ ੧੮, ੪ : ੨ (420) 
_ ਵਾਂਟੜੀਆਸੁ -- ਰਸਤਾ, ਮਾਰਗ 
ਸੁਤੀ ਸੁਤੀ ਬਾਲੁ ਥੀਆ ਕੁਲੀ ਵਾਣੜੀਆਸੁ ਜੀਉ।” 
-- ਸੂਹੀ ੧, ਕੁਚ ੧ : ੧੩ (762) 
ਵਾਟਾਊ -- ਵਾਟ ਵਾਲੇ, ਰਾਹੀ, ਜੋ ਸਦਾ ਵਾਟ ਵਿਚ 
ਗਾ 
ਜੇਤੇ ਜੀਅ ਤੇਤੇ ਵਾਣਾਊ। ” 
- ਰਾਮ ੩, ਵਾਰ ੧੧ਸ, ੧, ੨ : ੧੩ (952) 
ਰ ਵਾਢੀ -- ਵਾਂਢੇ (ਪ੍ਰਦੇਸ) ਗਈ ਹੋਈ ਭਾਵ ਵਿਛੜੀ 
ਰੋਈ 
"ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ।” 
ਰ -- ਮਾਰੂ ੧, ਅਸ ੯, ੧ : ੨ (1014) 


"ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ।” 
-- ਸਿਰੀ ੧, ਅਸ ੫, ੨ : ੧ (56) 


ਰ੍ ਦੁਰ ਗਈਆਂ 

















ਇਿਛੋਹੂ।” _-- ਮਾਝ ੫. ਬਾਰਾ ੩ : ੧ (133) 
ਜਿਨ੍ਹਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ 
ਵਾਢੀਆ। ” (ਭਾਵ ਛੁਟੜਾਂ) 
- ਸੂਹੀ ੫, ਅਸ ੪, ੧: ੨ (761) 
ਵਾਂਢੀਆ -- ਵਿਛੜਿਆਂ ਨੂੰ 
“ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ। ” 
- ਆਸਾ ੧, ਅਸ ੨੧. ੮ : ੨ (422) 
ਵਾਣੂ -- ਮੁੰਝ ਆਦਿ ਦੀ ਰਸੀ ਜਿਸ ਨਾਲ ਮੰਜੀ 
ਉਨੀ ਜਾਂਦੀ ਹੈ 
ਲੇਫੁ ।`” -- ਸਲੋ ਫਰ, ੩੫ : ੧ (379) 
ਵਾਤ -- ।. ਗਲ, ਹਾਲ, ਖਬਰ ਰ੍ 
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛ. 
ਕੇ।” - ਜਪੁ੧,੭:੪੧(2) 
“ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ 
ਵਾਤ। `' -” ਜੱਖੂੰ ੧, ੨੨ : ੨ (5) 
"ਵਾਤ ਵਜਨਿ ਟੰਮਕ ਭੇਰੀਆ। ” 
- ਸਿਰੀ ੫, ਅਸ ੨੯, ੧੮ : ੧ (74) 


ਵਾਤੜੀ -- ਹਾਲ, ਖਬਰ 


“ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ।” _. 


ਰ - ਸਲੋ ਫਰ. ੩੧ : ੨ (! 
ਵਾਤਿ - ਮੂੰਹ ਵਿਚ 
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ 
ਵਾਤਿ।” 
- ਸੂਹੀ ੩. ਵਾਰ ੧੫ਸ, ੧, ੪ : ੧ (790) 
"ਜਿਨ ਕਉ ਪੋਤੈ ਪੁੰਨੁ ਹੈ ਤਿਨ ਵਾਭਿ ਸਿ ਪੀਤੀ।” 
` ਰਾਮ ੜੇ. ਵਾਰ ੧੦ : ੪ (971) 
ਵਾਤੀ -- ਮੂੰਹ ਵਿਚ 
“ਦੁਸਟੀ ਸਭਾ ਵਿਗੁਚੀਐ ਬਿਖੁ ਵਾਭੀ ਜੀਵਣ 
ਬਾਦਿ।” -- ਪ੍ਰਭਾ ੧, ਅਸ ੩, ੩ : ੪ (1343) 
ਵਾਦ -- !. ਝਗੜੇ 
"ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ 
ਬੀਚਾਰੁੂ।”” _ - ਸਿਰੀ ੩, ੩੬. ੩ : ੧ (27) 
(ਭਾਵ ਦੁੱਖ)-- ਧਨਾ ੧, ਛੰਤ ੨, ੩ : ੨ (688) 


2. (ਸੰ. ਗਕ) ਬਹਿਸ 


3791 





-- ਸੋਰ ੩, ਅਸ ੧, 2 : ੨ (638) 


ਵਾਦਾ -- ਝਗੜਿਆਂ ਦੀਆਂ (ਕਹਾਣੀਆਂ) 


“ਉਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ।” ਰ 


-- ਆਸਾ ੧, ਵਾਰ ੧੧ਸ, ੧, ੩ : ੫ (469) 
ਵਾਦਿ -- ।. ਝਗੜਿਆਂ ਨੂੰ 

“ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ।”? 

- ਸਿਰੀ ੧, ਅਸ ੫, 2 : ੨ (56) 

“ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ।” (ਝਗੜੇ 

ਵਿਚ) __-- ਗਉ ੧, ਅਸ ੧੨, ੪ : ੧ (226) 


- ਸੂਹੀ ੫, ਅਸ ੫, ੫ : ੨ (762) 
. ਝਗੜਾ ਕਰਨ ਵਾਲੇ, ਝਗੜਾਲੂ 
60 
ਵਾਦਿ।” 


-- ਰਾਮ ੫. ਵਾਰ ੧ਸ, ੫, ੨ : ੧ (957) 


` ਰਾਮ ੫. ਵਾਰ ੧ਝੇਸ, ੫, ੨ : ੧ (363) 

2. ਝਗੜਿਆਂ ਵਿਚ 
“ਹਰਿ ਸਿਉ ਚਿਤੁ ਨ ਲਾਇਨੀ ਵਾਦੀ ਕਰਨਿ 
ਪਿਆਰੁ ।” ਰ ਰ 
- ਮਾਰੂ ੩, ਵਾਰ ੧੬ਸ, ੩, ੧ : ੩ (1091) 


ਰੇ 


4. ਵਿ 


-- ਮਲਾ ੧. ਵਾਰ ੨੦ਸ, ੧. ੨ : ੧ (1287) 
ਵਾਦ - ।. ਦਗੜਾ 


“ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ 
ਵਾਦੁ । - ਸਿਰੀ ੧, ਅਸ ੧੩, ੬ : ੧(617| 
2. ਵਿਅਰਥ ਗਲਾਂ 


ਮਲਾ ੩, ੧:੨% ੧ (1257) 


ਮਹੇਂਸਾ।” -- 
ਰੀ. ਝਗੜਿਆਂ ਵਿਚ 
“ਵਾਦਿ ਵਿਰੋਧਿ ਸਲਾਹਣੇ ਵਾਢੇ ਆਵਣੁ ਜਾਣੁ।” 


ਵਾਪਾਰਾ 





2 ਅਸ ੫, 2 : ੨ (56) 
ਵਾਧਾਈ -- . ਅਸ਼ੀਰਵਾਦ, ਮੁਬਾਰਕ ਬਾਦ 


- ਗਉਂ ੪, ਵਾਰ ੧੮ : ੫ (311) 
ਵਾਧਾਈਆ = ਖੁਸ਼ੀਆਂ ਹੋਈਆਂ 
ਪਹਰਸਿਮਾ ਮਨਿ ਵਾਕਾਈਆਂ ਜਿਨ ਮੈਰਾਂ ਸਿੰਗਰ 
ਡਿਠਾ ਰਾਮ ਰਾਜੇ।” 
- ਆਸਾ ੪, ਛੰਤ ੧੯, ੪ : ੧ (451) 


_ਵਾਧਾਏ -- ਵਾਧਾਈਆਂ ਮਿਲਦੀਆਂ ਹਨ 


- ਮਾਰੂ ੧, ਸੋਲਾ ੧੨, ੭ : ੧ (1032) 

ਵਾਧਿ =- ਵੱਧ ਰ 
“ਕਿਸ ਹੀ ਵਾਧਿ ਘਾਟਿ ਕਿਸਹੀ ਪਹਿ ਸਗਲੇ 

ਲਰਿ ਲਰਿ ਮੂਆ।” 
ਰ -- ਧਨਾਂ ੫, ੧੧, ੩ : ੨ (673) 
ਵਾਪਰੇ -- ਲੰਘ ਗਏ, ਬੀਤ ਗਏ 

“ਕੇਤੜਿਆਂ ਜੁਗ ਵਾਪਰੇ ਇਕਤੁ ਪਇਆ ਪਾਸਿ।” 
-- ਸਲੋ ਫਰ, ੬੭ : ੨ (1361) 
ਵਾਪਰੈ -- ਵਾਪਰਦਾ ਰਹਿੰਦਾ ਹੈ, ਹੁੰਦਾ ਰਹਿੰਦਾ ਹੈ 
- ਪ੍ਰਭਾ ੧, ੨, ੧ : ੨ (1327) 


. ਵਾਪਾਰ -- ਵਣਜ, ਲੈਣ ਦੇਣ 


“ਅਮੁਲ ਗੁਣ ਅਮੁਲ ਵਾਪਾਰ। ` 
- ਜ਼ਪੂ ੧, ੨੬ : ੧ (5) 
ਵਾਪਾਰਹੁ -- ਦਾ ਵਾਪਾਰ ਕਰੋ, ਦਾ ਵਣਜ ਕਰੋ 
"ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ । 
-- ਆਸਾਂ ੫, ੧੧੪, ੨ : ੨ (399) 
ਨਾ ਤੀ ਦਰਦ ਵਸਾ ਹਰ 
ਵਾਪਾਰੀ। ? -- - ਗੂਜ ਖ, ਅਸ ੧, ੪ : ੨ (507) 
ਵਾਪਾਰਾ -- ।. ਵਾਪਾਰ, ਵਣਜ 
ਕਾਇਆ ਅੰਦਰਿ ਵਣਜੁ ਕਰੇ ਵਾਪਾਂਰਾ ਨਾਮੁ 
ਨਿਧਾਨੁ ਸਚੁ ਪਾਵਣਿਆ।” 


ਵਾਪਾਰਿ ` ਰ੍ ਦਿ 2202 





-- ਮਾਝ ੩, ਅਸ ੧੦, ੬ : ੩ (115) 
2. ਵਾਪਾਰ ਕਰਨ ਵਾਲੇ, ਵਾਪਾਰੀ 
“ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ 
ਵਾਪਾਰਾ। ” - ਮਾਝ ੧, ਵਾਰ ੭ ! ੧ (141) 
ਵਾਪਾਰਿ -- ਵਣਜ ਵਿਚ, ਵਾਪਾਰ ਵਿਚ 
`ਵਖਰੂ ਨਾਮੁ ਸਦਾ ਲਾਭੁ ਹੈ ਜਿਸਨੇ ਏਤੁ ਵਾਪਾਰਿ 
_ਲਾਏ।”” - ਵਡ ੩, ਛੰਤ ੪, ੧ : ੫ (570) 
ਵਾਪਾਰੀ - ਵਾਪਾਰ ਕਰਨ ਵਾਲੇ 


“ਫਾਪਾਰੀ ਵਣਜਾਰਿਆ ਆਏ ਵਜਹ ਲਿਖਾਇ।” 


-- ਸਿਰੀ ੧, ਅਸ ੯. ੬ : ੧(59) 


`ਨਾਨਕ ਭਗਤ ਸੋਹਨਿ ਦਰਿ ਸਾਂਚੈ ਸਾਚੇ ਕੇ 


ਵਾਪਾਰੀ।” (ਭਾਵ ਖਰੀਦਦਾਰ, ਚਾਹਵਾਨ) 
- ਧਨਾਂ ੧, ਛੰਤ ੨, ੪ : ੬ (669) 
ਵਾਪਾਰੀਆ -- ਵਾਂਪਾਰ ਕਰਨ ਵਾਲਾ, ਵਾਪਾਰੀ 
“ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ।” 


-- ਸਿਰੀ ੧, ਅਸ ੬, ੨ : ੧ (56) ਹੈ' 


ਵਾਪਾਰੀਏ -- ਵਾਪਾਰ ਕਰਨ ਵਾਲੇ, ਵਾਪਾਰੀ 
ਰ ਰ ਜਪੁ ੧, ੨੬ : ੨ (5) 
ਵਾਪਾਰੁ -- ਵਣਜ, ਸੋਦਾਗਰੀ 
_ “ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ 
ਕਰਹਿ ਵਾਪਾਰੁ । -- ਸਿਰੀ ੩, ੩੯, ੧: ੧ (26) 
ਵਾਪਾਰੈ -- ।. ਵਿਹਾਜਦਾ ਹੈ ਰ੍ 
''ਇਹੁ ਵਾਪਾਰੁ ਵਿਰਲਾ ਵਾਪਾਰੈ। ” ਰ 
-- ਗਉ ੫, ਸੁਖ ੧੫, ੫ : ੯ (253) 
2. ਵਾਪਾਰ ਦੀ, ਵਣਜ ਦੀ 


“ਮਨਮੁਖ ਵਾਪਾਝੈ ਸਾਰ ਨ ਜਾਣਨੀ ਬਿਖੁ ਵਹਾਝਹਿ 


ਬਿਖੁ ਸੰਗ੍ਹਹਿ ਬਿਖੁ ਸਿਉ ਧਰਹਿ ਪਿਆਰੁ।” 
- ਮਾਰੂ ੩, ਵਾਰ ੧੬ਸ, ੩, ੧ : ੧ (1091) 
ਵਾਪਾਰੋ -- ।. ਵਿਹਾਜੋ, ਦਾ ਵਾਪਾਰ ਕਰੋ 
“ਆਠ ਪਹਰ ਰਾਮ ਨਾਮੁ ਵਾਪਾਰੋ।” 


. ਵਣਜ, ਵਾਪਾਰ ਰ੍ ਰ 
ਤੀ 
-. ਗਉਂ ੧, ਛੰਤ ੨, ੪: ੨ (243) 
ਵਾਰ -- ।. ਵਾਰੀ, ਦਫਾ ਰ੍ 
ਸਚ ਸਿ ਨ ਹੋਵਈ ਜੇ ਸੋਚੀ ਲਖ ਵਾਰ” 














ਵਾਰ 
-- ਜਪੁ ੧, ੧: ੧(1) 


ਰਾਇ।`` _ -- ਗਉ ੫. ਥਿਤੀ ੨ਸ : ੧ (296) 


ਹਾ ਸੂਰਜ ਆਦਿ ਗ੍ਹਾਂ ਦੇ ਆਧਾਰ ਤੇ ਸਮੇ ਦੀ 


ਇਕ ਇਕਾਈ ਭਾਵ ਦਿਨ 

ਰਾਤੀ ਰੁਤੀ ਥਿਤੀ ਵਾਰ ।” 
, - ਜਪੂ ੧, ੩੪ : ੧ (7) 

. ਫੇਰ ਫੇਰ, ਦੁਬਾਰਾ ਦੁਬਾਰਾ, ਮੁੜ ਮੁੜ ਕੇ ` 
ਪਿਤ 
__ਪਾਇ।” -- ਸਿਰੀ ੧, ੨. ੨ : ੧(14) 

ਵਾਰ। ”-- ਸਿਰੀ ੧, ਅਸ ੮, 2 : ੩ (58) 
ਮਰਿ ਮਰਿ ਜੰਗੈ ਵਾਰੋ ਵਾਰ। ” ਰ੍ 

ਰ; - ਗਉ ੩, ਅਸ੧,੨: ੨ (229) 
“ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ 

ਵਾਰ।” 

_ - ਆਸਾ ੧. ਵਾਰ ੧ਸ, ੧, ੧ : ੧ (462) 


4. ਕ੍ਰਮ ਅਨੁਸਾਰ 


“ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ 
ਵਾਰ। ' -- ਬਿਲਾ ੫, ੩੧. ੩ : ੨ (806) 


5. ਉਹ ਕਾਵਿ ਰਚਨਾ ਜਿਸ ਵਿਚ ਨਾਇਕ ਦੀ 


ਵਡਿਆਈ/ਜਸ ਕੀਤਾ ਜਾਂਦਾ ਹੈ; ਭਾਵ ਹਰਿ 
ਜਸ ਰ੍ ਰ 
'ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ।” 
- ਮਾਝ ੧, ਵਾਰ ੨੭ : ੨0150) 
. ਸਮੇਂ, ਅਵਸਰ ਤੇ 
1੨੨੫ ਪੰ ਲਗ 
-- ਆਸਾ ੫, ੧੮, ੪ : ੨ (375) 


ਨਾਨਕ ਸਿਝਿ ਵਿਵਹਾ ਵਾਗ ਬਰੜਿ ਨ ੋਵੀ 


ਜਨਮੜਾ।” 
- ਮਾਰੂ ੫, ਵਾਰ ੭ਸ, ੫. ੧: ੧(1096) 


` 7. ਦੇਰ, ਦੇਰੀ, ਢਿਲ, ਚਿਰ . 


` -- ਮਾਝ ੫. ੪੩. ੪ : ੨ (107) 


“ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ 
ਵਾਰ।” 
`-- ਆਸਾ ੧, ਵਾਰ ੧ਸ, ੧੧: ੨ (462) 
“ਮਨਮੁਖਿ ਅਸਥਿਰੁ ਨ ਥੀਐ ਮਰਿ ਬਿਨਸਿ 
ਜਾਇ ਖਿਨ ਵਾਰ।” 
-- ਸਲੋ ੩, ਕੋ? ੨(1417) 


ਵਾਰਉ 


2202 


ਵਾਰ 











“ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ । 


ਮਿਲਾਵਣਹਾਰੁ । `-- ਸਲੋ ੩, ੨੯: ੩ (1416) 
ਵਾਰਉ -- ਵਾਰਦੀ ਹਾਂ, ਕੁਰਬਾਨ ਕਰਦੀ ਹਾਂ 
“ਵਾਰਿ ਵਾਰਉ ਅਨਿਕ ਡਾਰਉ।”' 

-- ਕਾਨ ੫. ੪੨, ੧" 
ਵਾਰੜੈ -- ਕੁਰਬਾਣ, ਬਲਿਹਾਰ 
ਨੋ।? _-- ਸਿਰੀ ੧, ਅਸ ੨੮, ੧" 
ਵਾਰਨੇ -- ਕੁਰਬਾਣ, ਬਲਿਹਾਰ 
“ਵਾਂਰਨੇ ਜਾਉ ਕਮਲਾਪਤੀ। ” 
-- ਧਨਾਂ ਸੈਣ, ੧, ੧ : ੨ (695) 
ਵਾਰਾ - ।. ਫੇਰ, ਦੁਬਾਰਾ 
“ਮਰਿ ਜੰਮਹਿ ਫਿਰਿ ਵਾਰੋ ਵਾਰਾ। 
-- ਗਉਂ ੩, ਅਸ ੬, 2 : ੩ (232) 
2. ਅੰਤ, ਓਡਕ 
“ਕਹਣਿ ਕਰਨਿ ਵਾਰਾ ਨਹੀ ਆਵੈ। ” 
-- ਆਸਾ ੧, ੧੩, 2 : ੨ (352) 
3. ਕੁਰਬਾਨ ਕਰਕੇ, ਸਦਕੇ ਕਰਕੇ 
“ਇਹੁ ਤਨ ਮਨੁ ਦਿਤੜਾ ਵਾਰੋ ਵਾਰਾ ਰਾਮ। 
-- ਵਡ ੫. ਛੰਤ ੧, ੧ : ੨ (576) 
ਵਾਰਿ -- ।. ਕੁਰਬਾਨ, ਸਦਕੇ, ਵਾਰਨੇ ਰ੍ 
ਕੀ ਪਧੂਰਾ ਜੀਉ। ”-- ਮਾਝ ੫, ੧੮, ੧ : ੩ (99) 
2. ਵਾੜ _ . 
ਪਰ ਬਰ ਡੀ ਜੀਉ ਦੀਨੀ ਗਾ 
-- ਆਸਾ ੫, ਅਸ ੧, ੨ : ੧ (430) 
ਵਾਰਿਆ - ।. ਕੁਰਬਾਨ, ਸਦਕੇ 
“ਵਾਰਿਆ ਨ ਜਾਵਾ ਏਕ ਵਾਰ।” 
-- ਜਪੁ ੧, ਵਾਰ ੧੬ : ੨੩ (3) 


;: ੧ (1306) 


“ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ | 


ਦੀਆ ਦਿਖਾਇ। ”-- ਸਿਰੀ ੪, ੬੮, ੧" :੨(4॥) 

2. ਪਿਛੇ ਰਖਿਆ, ਲੁਕਾਇਆ 

“ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ 

੍ _ਆਇੜਿਆਂ। -- ਸਲੇ ਫਰ, ੨੨: ੧ (1379) 
ਵਾਰੀ -- ।. ਕੁਰਬਾਨ, ਬਲਿਹਾਰ, ਸਦਕੇ _ 

“ਹਉ ਵਾਰੀ ਜਿਤੁ ਸੋਹਿਲੇ ਸਦਾ ਸੁਖੁ ਹੋਇ।”' 


੦੧91] 














ਵਾਰੀਐ -- ।. ਕੁਰਬਾਣ ਕਰ ਦੇਈਏ 








-- ਗਉਂ ੧, ਸੋਹ ੧. ੧ : ੨ (12) 
2. ਵਾਰਾਂ ਨਾਲ, ਸੂਰਜ ਆਦਿ ਗ੍ਹਾਂ ਦੇ ਆਧਾਰ ਤੇ 
ਮਾਹੁ ਹੋਆ।” ਰ 
-- ਆਸਾ ੧, ਸੋਹ ੨, ੨: ੧(12) 

3. ਵਾਰ, ਵੇਰ, ਨੰਬਰ (ਅੰ. ਵਚਗਅ), ਕਮ 
“ਸੁਕ੍ਰਿ੍‌ਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ 
ਆਵੇ ਵਾਰੀ। -- ਗਉ ੧, ੧੩, ੧“:੨ (154) 
-- ਵਡ ੧. ਛੰਤ ੧, ੧ : ੩ (566) 

ਵਾਰੀ ਕਢਦਾ ਹੈ”? (ਜਨਮ ਦਿੰਦਾ ਹੈ) 
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ। ” 
-- ਰਾਮ ੧. ਓਅੰ ੪੪ : ੨ (936) 
- ਸਲੋ ਫਰ, ੪੭ : ੨ (1380). 
ਵਾਰੀਆ -- ।. ਕੁਰਬਾਨ ਜਾਂਦਾ ਹਾਂ, ਸਦਕੇ/ 
ਜੋ ਮੇਰ ਪੀਤਮੁ ਦਸੇ ਤਿਸ ਕੈ ਹਉ ਵਾਫੀਆ। 
`` .. ਮਾਝ ੪, 2, ੧? ੨ (96) 

2. ਰੋਕੀਆਂ, ਵਰਜੀਆਂ 

“ਕਰਨਿ ਭਗਤਿ ਦਿਨੁ ਰਜਤ ਨੰ ਚਹਨੀਂ 
ਵਾਰੀਆ। `-- ਮਾਝ ੧, ਵਾਰ ੨੨ : ੨ (145) 


ਜਿੰਦੁ।” ___-- ਸਿਰੀ ੫. ਦ੩,੪:੨(47). 


_ 2. ਸਿਰ ਤੋਂ ਹੀ ਘੁਮਾਉਣਾ, ਇਕ ਸ਼ੁਭ ਸ਼ੌਗਨ 


_“ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ।” 
-- ਆਸਾ ੧, ਅਸ ੧੧, ੨ : ੩ (417) 
3. ਵੇਰ, ਕ੍ਰਮ ਅਨੁਸਾਰ, ਵਾਰ, ਵਾਰੀ, ਮੌਕਾ, ` 
“ਜੇ ਆਇਆ ਸੋ ਚਲਸੀ ਸਭੁ ਕੋਈ ਆਈ ਰ 

ਵਾਰੀਐ। ”-- ਆਸਾ ੧. ਵਾਰ ੨੦ : ੩ (474) 
ਵਾਰੁ - !. ਦਿਨ ਹੈ ਰ੍ 
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਬਿਤਿ ਕਵਣ 

ਵਾਰੁ।` - ਜਪੁ ੧, ੨੧ :-੯ (4) 


੩ 


ਵਾਰ 


2204 


ਵਾਵਹਿ 





2. ਵਾਰੀ, ਵੇਰ 
“ਬੋਹਿਥਿ ਚੜਉ ਜਾ ਆਵੈ ਵਾਰੁ।” 


-- ਗਉ ੧, 2,੪:੧ (153) | 


ਵਾਰੇ -- ।. ਕੁਰਬਾਣ ਕਰੇ 
“ਸਰਬਸੁ ਦੀਜੈ ਅਪਨਾ ਵਾਰੇ।” 
- ਮਾਝ ੫. ੪੭, ੧ : ੨ (108) 
"ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ।” 
-- ਗਉ ੫. ੧੬੯”, ੧ : ੨ (217) 
2. ਵਾੜੇ, ਦਾਖਲ ਕੀਤੇ 
“ਸਤੁ ਸੰਤੋਖ ਦਇਆ ਧਰਮੁ ਸਚੁ ਇਹ ਅਪੂਨੈ 
ਗ੍ਰਿਹ ਭੀਤਰਿ ਵਾਰੇ ।” 
_-- ਆਸਾ ੫, ੩੬, ੧ : ੨ (379) 
3. ਰੋਕੇ ਗਏ, ਵਰਜੇ ਗਏ 


_ “ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ 


ਪਗਿ ਲਗਿ ਵਾਰੇ।”” 
-- ਨਟ ੪, ਅਸ ੨, ੭ : ੨ (98।) 
ਵਾਰੋਲੇ -- ਹਵਾ ਦੀ ਗੰਢ, ਵਾਵਰੋਲਾ 
"ਥਲ ਵਾਰੋਲੇ ਬਹੁਤੁ ਅਨੰਤੁ।” 


੨ ਆਸਾ ਬ.-ਵਾਰ 8ਸ; ੧, ੨ : ੧੨ (੫65) ' 


ਵਾਰੋਵਾਰ -- 1. ਵਾਰੀ ਅਨੁਸਾਰ, ਕਰਮ ਅਨੁਸਾਰ 
“ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ 

ਵਾਰੋਵਾਰ। `-- ਸਿਰੀ ੧, ਅਸ ੮. ੭ : ੩ (58) 
2. ਦੁਬਾਰਾ, ਫੇਰ, ਮੁੜ ਮੁੜ 


“ਜਿਉ ਜੋਰੂ ਸਿਰ ਨਾਵਣੀ ਆਵੈ ਵਾਰੋਵਾਰ।” 


- ਆਸਾ ੧, ਵਾਰ ੧੭ਸ, ੧, ੨ : ੧ (472) 
ਵਾਰੋਵਾਰਾ -- ।. ਬਾਰ ਬਾਰ, ਮੁੜ ਮੁੜ 

"ਮਾਇਆ ਮੋਹੁ ਖੁਆਇਅਨੁ ਮਰਿ ਜੰਸੈ 

ਵਾਰੋਵਾਰਾ। ”-- ਵਡ ੩, ਅਲਾ ੨, ੨ : ੨ (੨63) 

2. ਸਦਕੇ, ਕੁਰਬਾਨ, ਬ਼ੁਲਿਹਾਰ 

“ਇਹੁ ਤਨੁ ਮਨੁ ਦਿਤੜਾ ਵਾਰੋਵਾਰਾ ਰਾਮ।” 

- ਵੱਡ ੫, ਛੰਤ ੧, ੧ : 2 (576 

ਵਾਲਹੁ -- ਵਾਲ ਤੋਂ 


- ਰਾਮ ੩. ਅਨੰੰ ੧੪ : ੪ (918) 


ਸਾਣਾ। ” 
ਵਾਲਾਂ -- 1. ਵਾਨ, ਵੰਤ, ਕਾਰਜ ਦੇ ਕਰਤਾ 
"ਆਖਣ ਵਾਲਾ ਕਿਆ ਵੇਚਾਰਾ। ” (ਵਕਤਾ) 











(ਕਰਤਾ) - ਸਿਰੀ ੩, ੬੪, ੩ : ੨ (39) 
"ਬਾਕੀ ਵਾਲਾ ਤਲਬੀਐ ਸਿਰਿ ਮਾਰੇ _ਜੰਦਾਰੁ 
ਜੀਉ।”” (ਕਰਮਾਂ ਦੇ ਹਿਸਾਬ ਦਾ ਬਾਕੀ ਕਢਣ 
ਵਾਲਾ ਭਾਵ ਧਰਮਰਾਜ) 
- ਸੂਹੀ ੧, ਅਸ ੨, ੫ : ੧ (751) 
2. ਵਾਲ, ਕੇਸ 
“ਸੋਹਣੇ ਨਕ ਜਿਨ ਲੰਮੜੇ ਵਾਲਾ। ” 
-- ਵੰਡ ੧, ਛੰਤ ੨, ੭ : ੨ (567) 
ਵਾਲਿ -- ਕੇਸਾਂ ਤੋਂ 
“ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ।” 
- ਗੁਜ ੫, ਵਾਰ ੨੦ : ੩ (524) 
ਵਾਲਿਆ -- ਵਾਲੇ, ਕਾਰਜ ਦੇ ਕਰਤਾ 
“ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ 
ਠਗਣ ਵਾਲਿਆ। ” 
- ਆਸਾ ੧, ਵਾਰ ੨ : ੪ (463) 
ਵਾਲੀ -- ਵਤੀ, ਧਾਰਨ ਕਰਤਾ 
"ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ 
ਵਾਲੀ। ” - ਗਉ ੪, ੫੧. ੨ : ੧ (166) 
ਵਾਲੂ -- ਕੇਸ 
“ਵਾਲ ਨ ਵਿੰਗਾ ਹੋਆ।” (ਮੁਹਾਵਰਾ, ਜਰਾ ਜਿਨਾ 
ਨੁਕਸਾਨ ਵੀ ਨ ਹੋਣਾ) 
- ਸੋਰ ੫, ੫੭, ੧ : ੨ (623) 
ਵਾਲੇ -- ਕਾਰਜ ਕਰਤਾ, ਵੰਤ 
“ਕਹਣੈ ਵਾਲੇ ਤੇਰੇ ਰਹੇ ਸਮਾਇ। ” 
-- ਆਸਾ ੧. ਸੋਦ ੨, ੧ : ੪ (9) 


ਪਦਾਰਥ ਰੇ 
"ਨਾਮੁ ਵਰਤਣਿ ਨਾਮੇ ਵਾਲੇਵਾ ਨਾਮੁ ਨਾਨਕ ਪ੍ਰਾਨ 
ਅਧਾਰਾ। ` -- ਸੋਰ ੫, ੨੦, ੪ : ੨ (614) 


_ਵਾਲੇਵੇ -- ਪਦਾਰਥਾਂ, ਸਾਮਾਨ 


ਬਿਕਾਰੋ। ` -- ਵਡ ੧, ਅਲਾ ੧. ੪ : ੨ (579) 
ਵਾਵਸੀ -- ਵਜਾਏਗਾ ਰ 


- ਸਲੋਂ ੧, ੧੪ : ੪ (1411) 


- ਆਸਾ ੧, ਸੋਦ ੨, ੪ : ੧(9) | ਫਾਵਹਿ -- ਵਜਾਂਦੇ ਹਨ 


ਰਖ 


“ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ 


ਨਾਵਹਿ।” 
-- ਮਾਝ ੧, ਵਾਰ ੧ਪਸ, ੧, ੧ : ੧ (144) 
ਵਾਵਣਹਾਰੇ -- ਵਾਜੰਤ੍ਰੀ, ਵਜਾਵਣ ਵਾਲੇ 
-> ਜਪੂੰ ੧, 32: ੨.(6) 
ਵਾਵਣਾ -- ।. ਵਜਾਉਣਾ 
ਵਾਇ।” _ -- ਸਿਰੀ ੧, ਅਸ ੧, ੧ : ੧ (53) 
ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ 
ਵਾਵਣਾ। '-- ਵਡ ੧. ਛੰਤ ੧, ੩ : ੫ (566) 
ਵਾਵਾ -- 'ਵ', ਗੁਰਮੁਖੀ ਲਿੱਪੀ ਦਾ 34ਵਾਂ ਚਿੰਨ੍ਹ 
“ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ।” 
- ਗਉ ਕਬ, ਬਾਅ ੩੮ : ੧ (342) 
ਵਾਂਵੈ -- ਵਜਾਉਂਦਾ ਹੈ 
“ਜੋਗੀ ਸਬਦੁ ਅਨਾਹਦੁ ਵਾਵੈ। ” 
- ਮਾਰੂ ੧, ਸੋਲਾ ੧੯, ੮ : ੨ (1040) 
ਵਾੜਾ =- ਵਾਂਤ ਦੇਣਾ, ਧਕ ਦੇਣਾ 
“ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ।”” 
(ਅੰਤਰਮੁਖੀ ਕਰ ਦਿੱਤਾ) 
- ਮਾਰੂ ੫, ਵਾਰ ੧੦ : ੭ (1098) 
ਵਾੜਿ -- ।. ਫਸਲ ਦੀ ਰਾਖੀ ਲਈ ਖੇਤ ਦੁਆਲੇ 
._ ਕੰਡੇਦਾਰ ਝਾੜੀ ਦੀ ਰਖਿਆ __ 
“ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ।” 
-- ਮਾਝ ੧. ਵਾਰ ੧੧ਸ, ੧, ੧ : ੧ (142) 
2. ਵਾੜੀ, ਖੇਤੀ, ਬਗੀਚੀ 
“ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ 
ਜਿਉ।” 
- ਮਾਰੂ ੫, ਵਾਰ ੪ਸ, ੫, ੩ : ੨ (1095) 
ਵਾੜੀ -- ਬਗੀਚੀ, ਖੇਤੀ 
“ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ। ” 
ਰ - ਮਾਝ ੩. ਅਸ ੧੫, ੫ : ੧(118) 
'ਵਾੜੀਅਹਿ -- ਅੰਦਰ ਦਾਖਲ ਕਰੀਏ, ਅੰਦਰ 
ਧਕੀਏ 
ਤਾਂ ਸਾਈ ਦੈ ਦਰਿ ਵਾੜੀਅਹਿ। ” 
- ਸਲੋ ਫ਼ਰ, ੧੬ : ੪ (।37%) 





- ਆਸਾਂ ੧, ਛੰਤ ੫, ੧ : ੧ (436) 
ਵਿਉਹਾਰੁ -- (ਸੰ. ਗਕਫਕ) ਵਿਹਾਰ, ਕੰਮ 
'“ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ 
ਪਾਵੈ। `-- ਮਾਝ ੧, ਵਾਰ ੧ਸ, ੧, ੩ : ੩ (138) 
ਵਿਉਪਾਇ -- ਨਿਰਣਾ ਕਰਕੇ 
“ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਕੇ 
ਵਿਉਪਾਇ। ” 
- ਸਿਰੀ ੪, ਵਾਰ ਪਸ, ੩, ੨ : ੧ (84) 
“ਦੁਹਾ ਸਿਰਿਆ ਆਪੋ ਖਸਮੁ ਵੇਖੈ ਕਰਿ _ 
ਵਿਉਪਾਇ। ” (ਨਿਰਨਾ) ਰ੍ 
- ਮਾਝ ੧, ਵਾਰ ੨੨ਸ, ੨, ੧: ੫(146) 
ਵਿਆਇ -- ਪੈਦਾ ਕੀਤਾ 
“ਉਤਭੁਜ ਖੇਲੁ ਕਰਿ ਜਗਤ ਵਿਆਇ । ” 
- ਗੋਂਡ ੫, ੧੧ ੩ : 8੧ 
ਵਿਆਈ -- ਪ੍ਰਸੂਤ ਹੋਣਾ, ਸੂਣਾ ਰ 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇ 
ਪਰਵਾਣੁ । ” -- ਜਪੁ ੧, ੩੦ : ੧ (7) 
ਆ ਹੇ ਵਿਆਪੀ ਤਤ 
ਹੋਇ।” - ਸਿਰੀ ੫, ੭੫, ੨ : ੧ (43) 
ਵਿਆਪਏ -- ਪੇਂਹਦੇ, ਲਗਦੇ 
“ਹਰਿ ਗਾਉ ਮੰਗਲੂ ਨਿਤ ਸਖੀਏ ਸੋਗੁ ਦੂਖੁ ਨ 
ਵਿਆਪਏ । `-- ਰਾਮ ੩. ਅਨੰ ੩੪ : ੩ (921) 
ਵਿਆਪਸਿ -- !. ਲਗੀ ਰਹਿੰਦੀ ਹੈ, ਰੁਝਾ ਰਹਿੰਦਾ 
ਹੈ 
"ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ 
ਹੋਹਿ ਨ ਨੀਕੇ। ”-- ਭੈਰ ੧, ੪, ੨ : ੨ (1120) 
2. ਲਗਦਾ ਹੈ 
ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ 
ਦੁਖੁ ਨ ਜਾਈ।” 
- ਪ੍ਰਭਾ ੧, ੭, ੨ : ੧ (1345) 
ਵਿਆਪਹਿ -- ਲਗੇ 
“ਹੋਇ ਅਨੰਦੁ ਨ ਵਿਆਪਹਿ ਤਾਪ। ” ਰ 
-- ਭੈਰ ੫, ੨੬, ੧: ੪ (1142) 
ਵਿਆਪਦਾ -- ਲਗਦਾ, ਪੇਂਹਦਾ, ਦਬਾਈ ਰਖਦਾ 











ਵਿਆਪਤ ਰ੍ 2206 


- ਮਾਰੂ ੩. ਵਾਰ ੧੨ : ੧ (1090) ਸੋ ਜਨ ਦੁਖਿ ਨ ਵਿਆਪੀਐ।” 
1. ਫੈਲੀ ਹੋਈ, ਵਿਆਪਕ, ਲਗੀ --.ਗਉਂ ੫, ੧੪੫, ੨ : ੨ (211) 
(ਚੰਬੜੀ) ਹੋਈ 








ਵਿਆਪਤ -- 


“ਤੀਨੇ ਲੋਅ ਵਿਆਪਤ ਹੈ ਅਧਿਕ ਰਹੀ 
ਲਪਟਾਇ। `-- ਸਿਰੀ ੩, ਅਸ ੨੧, ੫ : ੨ (67) 

. 2. ਲਗਦਾ, ਪੋਂਹਦਾ 

"ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ 
ਰਾਂਮ ਪੁਗਾਸੁ। ”-- ਸਲੋ ੩, ੧੬ : ੩ (1414) 

ਵਿਆਪਨਿ -- ਲਗਦੇ ਹਨ 

“ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ। ” 

- ਮਾਝ ੫, ਬਾਰਾ ੯ : ੨ (35) 
ਵਿਆਪਿ -- ਚੰਬੜੀ ਹੋਈ 
'ਪਰਪੰਚਿ ਵਿਆਪਿ ਰਹਿਆ ਮਨੁ ਦੋਇ। ” (ਵਿਚ 
ਫਸਿਆ ਪਿਆ ਹੈ)-- ਗਉ ੧, ੭, ੩ : ੩ (153) 
“ਜੋ ਮੋਹਿ ਦੂਜੈ ਚਿਤੂ ਲਾਇਦੇ ਤਿਨਾ ਵਿਆਪਿ 
ਰਹੀ ਲਪਟਾਇ। ” 

- ਗੂਜ ੩, ਵਾਰ ੧੩ਸ, ੩, ੧ : ੨ (513) 
“ਇੰਦੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧ 
ਨਿਤ ਸੰਤਾਵੈ। ” 

- ਵਡ ੩, ਅਸ ੨, ੧ : ੨ (੨6੨) 
ਵਿਆਪਿਆ -- ਚੰਬੜਿਆ ਹੈ, ਵਿਚ ਫਸਿਆ ਹੈ 
“ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ 
ਹੋਇ।”” ` _ -- ਸਿਰੀ ੩. ੪੧. ੧ : ੧ (29) 
ਮਨ ਕੀ ਮਤਿ।” (ਫਸਿਆ ਹੈ, ਪਿਛੇ ਪਿਆ ਹੈ) 

-- ਸਿਰੀ ੫, ੭੧, ੩ : ੩ (42) 
''ਤਿਖਾ ਭੂਖ ਬਹੁ ਤਪਤਿ ਵਿਆਪਿਆ। ” (ਪਿਆ 
ਹੋਇਆ, ਫਸਿਆ ਹੋਇਆ) 

-- ਥਿਲਾਂ ੫. ੧੦. ੨ : ੧ (804) 
ਵਿਆਪੀ -- ਲਗੀ ਹੋਈ, ਗ੍ਰਸਤ 
“ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ 
ਆਗੈ ਜਾਇ ਪੁਕਾਰੇ।” 

- ਗਉ ੩. ਛੰਤ ੩, ੩ : ੫ (245) 


ਨੀਚੇ।” (ਫਸੀ ਹੋਈ) 
-- ਸੋਰ ੫, ੯, ੧: ੧(610) 








ਭੁਖ ਵਿਆਧੈ ਬਹੁ ਬਿਧਿ ਧਾਵੈ। ” 
“ਅਧਕੀ ਤ੍ਰਿਸਨਾ ਵਿਆਧੈ ਨਾਮੁ।” 


ਵਿਆਪੇ -- ਗੁਸੇ ਹੋਏ, 
ਲਾਹਓ। ” (ਵਿਪਤਾ ਵਿਚ ਪੈ ਗਏ) 
- ਗਉ ੧. ਛੰਤ ੧, ੪ : ੪ (242) 
“ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ 
ਪਾਰੀ।” (ਫਸੇ ਹੋਏਂ) 


-- ਗੁਜ ੪, ਅਸ ੧. ੬ : ੨ (507) 


"ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ 


ਦੂਜੇ ਪਤਿ ਗਵਾਈ।”” (ਫਸੇ ਹੋਏ) 


-" ਵੱਡ ੩, ਫ਼ੰਤ ੩, ੩ : ੪ (569) 


"ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ 


ਗਵਾਈ। ” (ਗੁਸਤ) 


- ਸੋਰ ੩, ੫, ੩ : ੨ (601) 


"ਇਕਿ ਕਢੇ ਇਕਿ ਲਹਰਿ ਵਿਆਪੇ। (ਫਸੇ) 


=ਾ ਮੱਦੇ ੫. ਅਸ ੮, 2 ₹ (1020) 
. ਲਗਦਾ, ਗ੍ਰਸਦਾ, ਚੰਬੜਦਾ 
ਤਕ 
`-- ਬਿਲਾ ੫. ੧੦, ੧” : ੨ (804) 
“ਤੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ 
` ਹੈ ਗੁਰਮੁਖਿ ਲਹੀਆ।” ਰ੍ 
ਰ੍ - ਬਿਲਾ ੪, ਅਸ ੧, 2 : ੧ (833) 
_`ਵਸਮਨ ਹੇ ਦੇਖੀ ਸਭਿ ਵਿਆਪੇ।” (ਲਪੇਟੇ 
ਗਏ, ਗ੍ਰਸੇ ਗਏ) _ ਰ੍ 


- ਮਲਾ ੫, ੮, ੧: ੧ (੧੨6੧) 


ਵਿਆਧੈ -- ।. ਲਗਦਾ, ਚਿੰਬੜਦਾ 
ਪ੍ਰਭ ਸਰਣਾਈ ਸਦਾ ਰਹੂ ਦੂਖੁ ਨ ਵਿਆਧੈ ਕੋਇ।” 


੨ (47) 
(ਲਗਦੀ ਹੈ) 
- ਮਾਬ ੫. ੧੫, ੧ : ੨ (9੧) 
(ਚਿੰਬੜਦੀ 
ਹੈ) - ਗਉ ੧, ਅਸ ੧੨, ੩ : ੨ (226) 
“ਮਹਾ ਸਾਗਰੁ ਨਹ ਵਿਆਧੈ ਖਿਨਹਿ ਉਤਰਿਓ 
ਤੀਰਿ।” (ਪੌਂਹਦਾ) ਰ 

- ਮਾਰੂ ੫, ਅਸ ੩, ੨ : ੨ (10।8) 


(ਆ ਪੈਂਦਾ) -- ਸਿਰੀ ੫, ੮੪, ੧” : 


ਵਿਸਹੀ ਰ੍ 2207 ਵਿਸਰੁ 











2. ਭਾਵ ਲਗਦਾ, ਪੈਂਦਾ, ਗਲਤਾਨ ਹੁੰਦਾ - ਮਾਝ ੫, ੧੯, ੪ : ੧ (100) 

“ਸੋਗ ਅਗਨਿ ਮਹਿ ਮਨੁ ਨ ਵਿਆਪੈ ਆਨ 46 
ਪਹਰ ਗੁਣ ਗਾਵਉ।” ਰ੍ “ਤਿਨ ਤੂੰ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ 

- ਧਨਾ ੫, ੪੯, ੧ : ੨. (662) -- ਗਉਂ ੩, ੨੭.੨:੧(160) 


"ਰਾਮੁ ਜਪਤ ਕਛੁ ਬਿਘਨੁ ਨ ਵਿਆਪੈ।” (ਪੈਂਦਾ) | ਵਿਸਰਹੁ - ਭੁਲੇ, ਵਿਸਰੇ 
- ਗੋਂਡ ੫, ੨੨, ੧” : ੧ (869) | "ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ 
ਵਿਸਹੀ -- ਵਿਸਾਹ ਕਰਨਾ, ਇਤਬਾਰ ਕਰਨਾ ਰਾਤਿ।” -- ਸਿਰੀ ੫, ੮੩, ੩ : ੪ ੧47) 
“ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ | ਵਿਸਰਜਿਆ -- ਵਿਦਾ ਕੀਤਾ ਭਾਵ ਛਡਿਆ, 


ਵੇਸਾਸੁ। - ਸੋਰ ੪, ਵਾਰ ੩ਸ, ੩, ੧ : ੭ (643) ਤਿਆਗਿਆ 

ਵਿਸਟਾ -- ਗੰਦਗੀ, ਮੈਲਾ "ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ` 
“ਹਰਿ ਕਾ ਮਹਲੂ ਨ ਪਾਵਈ ਵਿਸਟਾ ਮਾਹਿ ਆਇਆ।” 
ਸਮਾਇ।” (ਭਾਵ ਗਰਭ ਜੂਨ) - ਆਸਾ ੧. ਅਸ ੧੬, ੧" : ੨ (419) 


ਰ - ਸਿਰੀ ੩, ੩੫, ੧ : ੨ (26) | ਵਿਸਰਜੀ -- ਤਿਆਗੀ, ਵਿਦਾ ਕੀਤੀ ਰ 
“ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ | "ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ 
ਮਾਹਿ ਸਮਾਇ। ”-- ਸਿਰੀ ੩, ੩੮, ੨ : ੩ (28) | _ ਪਛੁਤਾਇ।” _ -- ਸਿਰੀ ੧, ੨, ੩ : ੫ (76) 


ਵਿਸਟੁ - ।. ਵਿਚੋਲਾ, ਵਕੀਲ ੍ ਵਿਸਰਨੁ -- ਭੁੱਲ ਜਾਣ 
'ਲਬਿ ਨ ਚਲਈ ਸਚਿ ਰਹੈ ਸੋ ਵਿਸਟੂ ਪਰਵਾਣੁ।” “ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ। 
-- ਮਾਝ ੧, ਵਾਰ ੨੨ਸ, ੨, ੨ : ੫ (148) -- ਸਿਰੀ ੫, ੭੫, ੧ : ੧ (43) 


“ਵਿਸਟੁ ਗੁਰੂ ਮੇ ਪਾਇਆ ਜਿਨਿ ਹਰਿ ਪ੍ਰਭੁ ਦਿਤਾ | ਵਿਸਰਿ -- ਭੁਲ 
ਜੋੜਿ।-- ਗਉ ੪. ਵਾਰ ੨੪ਸ, ੪, ੧ : ੨ (313) “ਸਭਨਾ ਜੀਅ ਕਾ ਇਕੁ ਦਾਤਾ ਸੋ ਮੈ ਵਿਸਰਿ ਨ 





(ਮਹਾਨਕੋਸ਼ ਇਸ ਨੂੰ ਕਿਗਿਦ ਤੋਂ ਉਤਪਤਿ ਮੰਨ ੮੧੦੨1 0 0 -- ਜਪੁ ੧. ੫ : ੧੧ (2) 
ਰਹ ਪਲ _ "ਜੇ ਤੈ ਰਬੁ ਵਿਸਾਰਿਆ ਤ ਰਬਿ ਨ 
2. ਵਿਸ਼ਸ਼ਟ ਭਾਵ ਉਤਮ, ਚੰਗੇ ਵਿਸਾਰਿਓਹਿ। ”-- ਸਲੋ ਫਰ, ੧੦੭ : ੨ (1363) 
“ਵਿਸਟੂ ਸੁਭਾਈ ਪਾਇਆ ਮੀਤ। ” ਵਿਸਰਿਆ -- ਭੁਲ ਗਿਆ, ਭੁਲਿਆ 
` ਆਸਾਂ ੫, ੬੨ : ਤੇ (372) |  “ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ।” 
ਵਿਸਨ -- ਕਰਤਾਰ, ਪ੍ਰਭੂ -- ਸਿਰੀ ੩, ੬੪. ੩ : ੨ (39) 
"'ਵਿਸਨ ਮਿਲੇ ਸਭ ਹੀ ਸਚੁ ਪਾਵੈ।” ਵਿਸਰਿਸ -- ਭੂਲਣ ਨਾਲ 
- ਗਉ ਕਬ, ਬਾਅ ੩੭ : ੪ (342) “ਨਾਇ ਵਿਸਰਿਐ ਪ੍ਰ ਜੀਵਣਾ ਤੂਣੇ ਕਚ ਧਾਗੇ।” 
ਵਿਸਮਾਦੁ -- _ਹੈਰਾਨੀ, ਅਸਚਰਜਤਾ -- ਸਿਰੀ ੫. ਵਾਰ ੧੬ : ੪ (322) 
"ਵਿਸਮਾਦੁ ਨਾਦੁ ਵਿਸਮਾਦੁ ਵੈਦ। ” ਵਿਸਰੀ -- ਭਲ ਗਈ 
- ਆਸਾ ੧. ਵਾਰ ਤਸ, ੧, ੧ : ੧ (463) | “ਵਿਸਰੀ ਤਿਸੈ ਪਰਾਈ ਤਾਤਾ।” 
ਵਿਸਰਉ -- ਭੁਲਾਂ, ਵਿਸਰਾਂ - ਗਉ ੫, ੧੧੭, ੧ : ੨ (189) 
“ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ _ਵਿਸਰੀਆਂ -- ਭੁਲ ਗਈਆਂ 
ਤੇਰਾ ਸਾਸੁ।`- ਸਿਰੀ ੫, ੯੯, ੪ : ੪ (52) | “ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ।” 
ਵਿਸਰਹਿ -- ।. ਭੁਲੇ _-- ਸਲੋ ਫਰ, ੯੯ : ੩ (1383) 


“ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ।” ਵਿਸਰੁ - ਭੁਲ, ਚੇਤੇ ਤੇਂ ਬਾਹਰ ਹੋ 


_ਵਿਸਰੇ 


2208 


ਵਿਸਾਰਣਹਾਰੁ 








“ਵਿਸਰੁ ਨਾਹੀ ਏਵਡ ਦਾਤੇ। ” 
- ਮਾਝ ੫, ੧੯, ੧ : ੧ (100) 
ਵਿਸਰੇ -- ।. ਭੁਲ ਜਾਏ, ਭੁਲੇ 
“ਅਨ ਭੈ ਵਿਸਰੇ ਨਾਮਿ ਸਮਾਇਆ।” 
-- ਗਉ ੧, ੧੧, ੧ : ੨ (154) 
2. ਭੁਲ ਗਏ 
ਵਿਸਰੇ।' (ਉਪਕਾਰ-ਭੁਲ ਗਏ) 


- ਰਾਮ ੧, ੪, ੨ : ੨ (877) 


3. ਭੂਲਣ ਨਾਲ 
ਸਰੈ ਨ ਬਿੰਦ।” 

- ਮਾਰੂ ੫, ਵਾਰ ੧੦ਸ, ੫, ੨ : ੧ (097) 
ਵਿਸਰੈ _-- ।. ਵਿਸਰਨ ਨਾਲ, ਕੂਲਣ ਨਾਲ 
"ਆਖਾ ਜੀਵਾ ਵਿਸਰੈ ਮਰਿ ਜਾਉ।” 

` - ਆਸਾ ੧, ਸੋਦ ੩, ੧ : ੧ (9) 
2. ਭੂਲ ਗਏ, ਵਿਸਰ ਜਾਏ 

ਹੋਇ।” - ਸਿਰੀ ੩, ੫੫, ੧ : ੩ (35) 
ਵਿਸਾਸੁ - ਵਿਸ਼ਵਾਸ, ਯਕੀਨ 
“ਓਲਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ 

ਨ ਕਰਹਿ ਵਿਸਾਸੁ ।” 


- ਸਲੋ ੩, ੨੧ : ੩ (1415) 


ਵਿਸਾਹਾ -- ।. ਭਰੋਸਾ, ਯਕੀਨ, ਇਤਬਾਰ 
“ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ ਹਰਿ ਹਰਿ 
ਨਾਮੁ ਵਿਸਾਹਾ। ”-- ਦੇਵ ੫, ੧੦, ੨ : ੨ (530) 
2. ਖਰੀਦਦਾ ` ਰ੍ 
- ਜੈਤ ੪, ੧੦, ੪ : ੨ (699) 
ਰਾਮ। ” (ਖਰੀਦਿਆ) 
- ਬਿਲਾ ੫, ਛੰਤ ੧, ੨ : ੧ (845) 
3. ਸੌਦਾ ਭਾਵ ਵਖਰ 
“ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ 
ਸਿ 


- ਮਾਰੂ ੩. ਸੋਲਾ ੧੧, ੧੧ : ੩ (1055) 


ਵਿਸਾਹੀਐ -- ।. ਖਰੀਦੀਏ, ਵਿਹਾਜੀਏ 


“ਦੇ 'ਸਿੱਚੀ ੧, 83, ੧੭ 390) 
2. ਵਿਸਾਹ (ਇਤਬਾਰ, ਭਰੋਸਾ) ਕਰ ਲਈਏ 
`ਸ਼ਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ 
ਪੀਆਇਆ। ” 
- ਸਾਰ ੪, ਵਾਰ ੧੬ : ੨ (1244) 
ਵਿਸਾਹੁ -- ।. ਖਰੀਦ, ਵਿਹਾਜ 
“ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ।” 
- ਸਿਰੀ ੫, ੮੨, ੨ : 2 (46) 
“ਮੈ ਹਰਿ ਹਰਿ ਨਾਮੁ ਵਿਸਾਹੁ।” (ਖਰੀਦਿਆ ਹੈ) 
- ਸੂਹੀ ੪, ਅਸ ੨, ੧” : ੧ (7568) 
ਹਰਿ ਹੋਰਿ ਨ ਵਿਸਾਰ ਹੈ ਰਿ 
ਜਤਿ ਪਤਿ।” 
- ਸਿਰੀ 8, ਵਣ ੧, ੫ :.੪ (੧2) 
"ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ। ” 
(ਭਰੋਸਾ, ਇਤਿਬਾਰ, ਸਾਖ) 
- ਗਉਂ ੫, ੮੧,੧: ੪ (161) 
ਵਿਸਾਹੇ -- ਖਰੀਦਦਾ ਹੈ, ਵਿਹਾਜਦਾ ਹੈ 
ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ 
__ਪਾਇਦਾ। ”-- ਮਾਰੂ ੧, ਸੋਲਾ ੧੬, ੪ : ੩ (1036) 
ਵਿਸਾਰਸੀ -- ਭੁਲ ਜਾਏ ਗਾ 
“ਸੂਖੀ ਕਰੈ ਪਸਾਉ ਦੂਖ ਵਿਸਾਰਸੀ।” 
- ਸੂਹੀ ੧, ੫, ੧ : ੨ (729) 
ਵਿਸਾਰਹਿ -- ਭੁਲਾਵੇ 
"ਖਸਮੁ ਵਿਸਾਰਹਿ ਤੇ ਕਮਜਾਤਿ।” 
- ਆਸਾ ੧, ਸੋਦ ੩,.੪ : ੩ (10) 
ਵਿਸਾਰਹੁ -- ਭੁਲਾਓ ਰ੍ 
"ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ।” 
- ਪੁਭਾ ੫, ੧, ੧ : ੪ (1337) 
ਵਿਸਾਰਣਹਾਰਾ -- ਭੁਲਵਾ ਦੇਣ ਵਾਲਾ, ਭੁਲਵਾ 
ਦੇਣ ਦੀ ਸਮਰਥਾ ਵਾਲਾ 
“ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ 
ਵਿਸਾਰਣਹਾਰਾ। ” ਰ 
- ਆਸਾ ੪, ਸੋਪੁ ੧, ੧ : ੪ (10) 
ਵਿਸਾਰਣਹਾਰੁ =- ਭੁਲਵਾ ਦੇਣ ਵਾਲਾ 
"ਹਰਿ ਜੀਉ ਮਨਿ ਵਸੈ ਸਭ ਦੂਖ ਵ੍੍‌ਸਾਰਣਰਾਰੁ।” 





-- ਆਸਾ ੩, ਅਸ ੨੪, ੪ : ੨ (425) 
ਵਿਸਾਰਦਾ -- ਭੁਲਾਂਦਾ, ਚੇਤੇ ਤੋਂ ਪਰ੍ਹਾਂ ਕਰਦਾ 
“ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ। ” 

- ਗੂਜ ੫, ਵਾਰ ੪ : ੨ (519) | 
ਵਿਸਾਰਨਿ -- ਭੁਲਾ ਦੇਣ _ 
“ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ।” 

- ਮਾਝ ਡ, ਅਸ ੨੩, ੫ : ੧ (123) 
ਵਿਸਾਰਾ -- ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ 

- ਆਸਾ ੧. ਅਸ ੯, ੨ : ੨ (416) 
ਵਿਸਾਰਿ - ਭੁਲਾ ਕੇ ___ ਰ 
ਆਵਣ ਵੰਵਣੁ ਡਾਖੜੋਂ ਛੋਡੀ ਕੰਤਿ ਵਿਸਾਰਿ। ” 

-- ਸਿਰੀ ੧, ਅਸ ੫, ੪: ੩ (26) 

ਵਿਸਾਰਿਓਂ - ਭੁਲਾਇਆ ਹੈ 
“ਨਾਨਕ ਸੋ ਧਣੀ ਕਿਉ ਵਿਸਾਰਿਓਂ ਉਧਰਹਿ 

ਜਿਸੁ ਦੈ ਨਾਇ।” 

_ , -- ਜੈਤ ੫, ਵਾਰ ੨ਸ, ੫, ੨ : ੨ (706) 
ਵਿਸਾਚਿਓਨੁ - ਭੂਲਾ ਦਿੱਤਾ ਹੈ ਸਾ 
“ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ 
`ਨਾਉ।””. -- ਸਲੋ ਫਰ, ੧੦੬ : ੧ (1383) 
ਵਿਸਾਰਿਅਨੁ -- ਭੁਲਾਇਆ, ਚੇਤੇ ਤੋਂ ਉਹਲੇ ਕੀਤਾ 
_ “ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ। 

- ਗੂਜ ੫, ਵਾਰ ਕੋਸ, ੫, ੨ : ੩ (517) 

ਵਿਸਾਰਿਆ -- ਭੁਲਾਇਆ ੍ 

“ਅੰਧੇ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ।” 
. ___ = ਸਿਰੀ ੧, ੩, ੧” 
`ਵਿਸਾਰਿਐ -- ਭੁਲਾਣ ਨਾਲ, ਭੁਲਿਆਂ 
“ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ।” 
“--- ਗੇਉ ੫, ਵਾਰ ੧੨ : ੫ (321) 
ਵਿਸਾਰੀ -- ।. ਭੁਲਾਈ, ਕੁਲਾਂ ਦਿੱਤੀ __ 

ਰ __ - ਮਾਝ ੩, ਅਸ ੩. ੪ : ੨ (110) 
9 ਅਤੈ? ੍ ੍ 
ਰ -- ਗਉ ੧, ਅਸ ੧੧, ੪ : ੩ (225) 
3. ਭੁਲਾਵਾਂ ਰ੍ 

“ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ। ” 


2209 


੧੧0) 





ਵਿਸੁਏ 





-- ਆਸਾ ਕਬ, ੩, ੧ : ੩ (476) 
ਵਿਸਾਰੀਆ -- ਭੁਲਾਇਆ ਹੈ 
“ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ।” 
- ਰਾਮ ੫, ਵਾਰ ੧੪ : ਦ (964). 
ਵਿਸਾਰੀਐ -- ਭੁਲਾਈਏ 
“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ।” 
- ਸਿਰੀ ੧, ੫, ੪ : ੧(16)' 


ਵਿਸਾਰੁ - ਭੁਲਾ 

“ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨੇ 
ਮਨਹੁ ਵਿਸਾਰੁ। - ਸਿਰੀ ੫, ੮੬, ੧੯: ੨ (48) 
ਵਿਸਾਰੇ =- ਭੁਲਾ ਦਿੱਤੇ ` ਰ 

“ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ 
ਵਿਸਾਰੇ।” -- ਗਉ ੩, ਛੰਤ ੨, ੨ : ੬ (244) 
ਵਿਸਾਰੇ' -- ਭੁਲਾ ਦੇਹ 

“ਤਿਆਗੇਂ ਮਨ ਕੀ ਮਤੜੀ ਵਿਸਾਰੇ' ਦੂਜਾ ਭਾਉ 


ਜੀਉ।” - ਸੂਹੀ ੫, ਕੁਚ ੩ : ੮ (763) 
 ਵਿਸਾਰੇਉ -- ਭੁਲਾਵਾਂ 
"ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ।” 


-- ਸਿਰੀ ੧, ੧੬, ੩ : ੧ (20) 
ਵਿਸਾਰੇਦੇ -- ਭੁਲਾਣ ਵਾਲੇ, ਵਿਸਾਰਨ ਵਾਲੇ 
“ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ।” 


-- ਗਉ ੫, ਵਾਰ ੭ਸ, ੫, ੨ : ੧ (519) 


ਵਿਸੂ - ।. ਜ਼ਹਿਰ 


“ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ।” 
-- ਮਾਝ ੧, ਵਾਰ ੧੪ : ੪ (144) 
(ਸੰ. ਕਿਬ) ਸਾਰਾ, ਸਮਤ ____ 
ਰੂਪ ਹੈ ਹਰਿ ਰੂਪੁ ਨਦਰੀ ਆਇਆ। ” 
- ਰਾਮ ੩, ਅਨੰ ੩੬ : ੩ (922) 

3.ਭਾਵਦੁਖ___`_`_```` 
“ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ` 

-ਮਹਿ ਜਾਇ।” 

-- ਸਾਰ ੪, ਵਾਰ ੧ੋਪਸ, ੧, ੧ : ੨ (1243) 
ਵਿਸੁਏ -- ਵਿਸਾ, ਸਮੇਂ ਦੀ ਇਕ ਇਕਾਈ, 15 

ਵਾਰੀ ਅਖਾਂ ਝਪਕਨ ਦਾ ਸਮਾਂ 


ਮਾਹੁ ਹੋਆ। ”-- ਆਸਾ ੧, ਸੋਹ ੨, ੨ : ੧ (12) 


ਵਿਸੂ 

ਵਿਸੂ -- ਜ਼ਹਿਰ 

“ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ 
ਜੀਉ।”” __ -- ਮਾਂਝ ੫, ੩੭, ੨ : ੩ (105) 
ਵਿਸੂਰਾ -- ਭੋਰਾ, ਦੁਖ ਰ 
“ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ 
ਵਿਸੂਰਾ। _- ਸੂਹੀ ੫. ੫੨, ੪ : ੧ (748) | 


ਵਿਸੂਰਿ -- ਝੁਰ ਕੇ, ਪਛਤਾ ਕੇ, ਸ਼ੋਕ ਕਰਕੇ 
“ਨਾਮ ਬਿਹੂਨੜਿਆ ਸੇ ਮਰਨਿ੍‌ ਵਿਸੂਰਿ ਵਿਸੂਰਿ।” 


- ਆਸਾ ੫, ੧੦੬, > :੨ (397) | 


ਵਿਸੂਰਿਆ -- ਝੌਰੇ, ਸ਼ੋਕ, ਪਛਾਵੇ 
“ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ 
ਵਿਸੁਰਿਆ। `-- ਆਸਾ ੫. ਛੰਤ ੬, ੨ : ੪ (456) 
ਵਿਸੁਰੀਐ -- ਝੋਰੇ, ਪਛਤਾਵੇ, ਦੁਖ, ਫਿਕਰ 


“ਦੇਹੁ ਢ਼ਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ। ” 
_- ਜੈਤ ੫, ਵਾਰ ੧੩ : ੩ (708) 
ਵਿਸੁਰੇ -- ।. ਝੋਰੇ, ਸ਼ੋਕ, ਫਿਕਰ, ਚਿੰਤਾ 


“ਮਿਟੇ ਵਿਸੂਰੇ ਰ੍ ਰੀ ਚਿੰਤ।” 


-- ਗਉਂ ੫, ੧੨੨, ੨ : ੨ (190) 


2. ਝੋਰੇ ਨਾਲ, ਦੁਖ ਨਾਲ 


"ਅਗੈ ਗਈ ਨ ਮੰਨੀਆ ਮਰਉ -ਵਿਸੂਰਿ 
ਵਡ ੧, ੩, ੧ : ੧ (55੧) 


ਵਿਸੂਰੇ। ”` -- 
ਵਿਸੁਲਾ -- ਵਿਹੁਲਾ, ਜ਼ਹਿਰੀਲਾ 


“ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ।” | 


`-- ਰਾਮ ੫, ਵਾਰ ੨੧ਸ, ੫, ੧ : ੧ (966) 
ਵਿਸੇਖ - 1. ਵਿਸ਼ੇਸ਼, ਚੰਗੀ, ਸ੍ਰੇਸ਼ਟ 


2. ਖਾਸ ਤਰ੍ਹਾਂ ਦੀ __. 


- ਬਸੰ ੧, ੪, ੩ : ੨ (1169) 


ਬਹੁਤ ਕਰਕੇ, ਅਧਿਕਤਰ 
_(ਸ਼ਬਦਾਰਥ), ਵਧੀਆ, ਉਤਮ 
(ਦਰਪਣ), ਵਿਸ਼ੇਸ਼, ਬਹੜੁ 
(ਨਿਰਣੈ) 

“ਸਭਿ ਕਹਹੁਂ ਮੁਖਹੁ ਨਰ ਨਰ ਹਰੇ ਨਰ ਨਰ ਹਰੇ 
ਨਰ ਨਰ ਹਰੇ ਹਰਿ ਲਾਹਾਂ ਹਰਿ ਭਗਤਿ 
`_ਵਿਸੇਖਿਆ। ” 


ਵਿਸੇਖਿਆ - 


2210. 





-- ਸਿਰੀ ੫, ੮੯, ੪ : ੨ (49) 








- ਕਾਨ ੪, ਵਾਰ ੯ : ੫ (1316) | 


ਵਿਹਾਝਹੁ . 





ਵਿਸੇਖੁ - ।. ਵਿਸ਼ੇਸ਼, ਵਧੀਆ, ਉਤਮ 
“ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ 
ਵਿਸੇਖੁ। ” 


- ਮਾਝ ੧, ਵਾਰ ੨੦ਸ, ੧, ੨ : ੪ (147) ` 


“ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ 
ਭਗਤਿ ਵਿਸੇਖੁ । 


-- ਆਸਾਂ ੩, ੫੦. ੧" : ੨ (364) 
2. ਖਾਸ 
-" ਗੋਉ ੧, ੩, ੧: ੨ (151). 
ਵਿਸੇਖੁ। `-- ਸੋਰ ੧, ਅਸ ੪. ੧” : ੨ (637) 

4. ਵਿਸ਼ੇਸ਼ਤਾ, ਵਡਿਆਈ 
“ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ 
ਵਿਸੇਖੁ।”-- ਮਾਰੂ ੧, ਅਸ ੩, ੫ : ੩ (1010) 


। ਵਿਸੋ - ਵਿਹੁ ਹੀ, ਜ਼ਹਿਰ ਹੀ 


“ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ।” 
- ਗਉ ੪, ਵਾਰ ੨੮ : ੨ (315) 
ਵਿੰਹਾਇ -- ਲੰਘਦੀ ਹੈ, ਗੁਜ਼ਰਦੀ ਹੈ 
“ਬਿਨ ਗੁਰ ਨੀਦ ਨ ਆਵਈ ਦੁਖੀ ਰੈਣਿ 
ਵਿਹਾਇ।” -- ਸਿਰੀ ੩, ੪੭, ੨ : ੨ (31) 
ਵਿਹਾਈ -- ਗੁਜ਼ਰਦੀ ਹੈ, ਲੰਘਦੀ ਹੈ 
“ਅਨਦਿਨੁ ਗੁਰੁ ਗੁਰੂ ਕਰਤ ਵਿਹਾਈ। ” 


-- ਮਾਰੂ ੪, ਸੋਲਾ ੧, ੭ : ੨ (1069) 


੍ ਵੀ -- ਲੰਘਦੀ ਹੈ 


ਵਿਹਾਏ। ” 
- ਬਿਹਾ 8, ਵਾਰ ੪ਸ, ੩,੨:੫(੧50) ' 
ਵਿਹਾਝਹਿ -- ਖਰੀਦਦਾ ਹੈ 
“ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ 
ਕਮਾਵਣਿਆ।”' 
- ਮਾਝ ੩, ਅਸ ੧੪, ੪ : ੩ (117) 
ਵਿਹਾਝਹੁ -- ਖਰੀਦੋ 
“ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ 
ਮਨਹਿ ਬਸੇਰਾ।”_ 
-` ਗਉ ੫, ੧੨੪", ੩ : ੧੧205) ` 


ਵਿਹਾਝਿਆ -- ਖਰੀਦਿਆ ਹੋਇਆ 


“ਲਾਲਾ ਹਾਟਿ ਵਿਹਾਝਿਆ ਕਿਆ ਤਿਸੁ 
ਚਤੁਰਾਈ।” _-- ਗਉ ੪. ੪੬, ੪ : ੧ (166) 
ਵਿਹਾਝੀ -- ਖਰੀਦੀ 
"ਸਹਜਿ ਵਿਹਾਝੀ ਸਹਜਿ ਲੈ ਜਾਨੀ।” 
---ਆਸਾ ੫, ੬, ੩ : ੨ (372) 
“ਕਰਿ ਕਰਿ ਅਨਰਥ ਵਿਹਾਝੀ ਮਾਇਆ। ” 
(ਖਰੀਦੀ ਭਾਵ ਇਕਠੀ ਕੀਤੀ) 
-- ਆਸਾ ੫, ੮੪, ੧: ੨ (391) 
ਵਿਹਾਝੇ -- ਖਰੀਦਦਾ ਹੈ 
“ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ।” 
-- ਆਸਾ ੩, ਛੰਤ 2, ੪ : ੨ (440) 
“ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ 
ਸੋ ਸਾਹੁ ਸਚਾ ਵਣਜਾਰਾ।” (ਖਰੀਦਦਾ ਭਾਵ 


2211 





ਪ੍ਰਾਪਤ ਕਰਦਾ ਹੈ)-- ਬੈਰਾ ੪, ੪, ੨ : ੨ (720) | 


ਵਿਹਾਝੈ -- ਖਰੀਦਦਾ 
“ਲੋਕੁ ਅਵਗਣਾ ਕੀ ਬੰਨੇ ਗੰਠੜੀ ਗੁਣ ਨ ਵਿਹਾਂਝੈ 
ਕੋਇ।” ਰ 
- ਮਾਰੂ ੩, ਵਾਰ ੧੮ਸ, ੩, ੧ : ੧ (1092) 


ਵਿਹਾਣ -- ਲੰਘਦਾ ਹੈ, ਬਤੀਤ ਹੁੰਦਾ ਹੈ, ਗੁਜ਼ਰਦਾ 


ਹੈ 
ਸਦਾ ਵਿਹਾਣ। ” 
ਵਿਹਾਣਾ -- ਗੁਜ਼ਰਦੀ ਹੈ, ਬੀਤਦੀ ਹੈ 
“ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ 
ਵਿਹਾਣਾ। ”-- ਵਡ ੧, ਅਲਾ ੧, ੨ : ੫ (579) 
ਵਿਹਾਣੀ -- ਲੰਘਦੀ ਹੈ, ਬਤੀਤ ਹੁੰਦੀ ਹੈ, ਗੁਜ਼ਰਦੀ 
ਹੈ 
ਦੁਖਿ ਵਿਹਾਣੀ।” 
- ਸਿਰੀ ੩, ੪੫, ੧: ੨ (31) 
“ਮੇਰੀ ਮੇਰੀ ਕਰਤ ਵਿਹਾਣੀ!” (ਲੰਘ ਗਈ, 
ਬਤੀਤ ਹੋ ਗਈ) 
-- ਮਾਰੂ ੩, ਸੋਲਾ ੬, ੪ : ੧ (1049) 
ਵਿਹਾਣੀਆ - ਲੰਘ ਜਾਂਦੀ ਹੈ, ਬਤੀਤ ਹੋ ਜਾਂਦੀ 
ਹੈ 


-- ਸਲੋ ੩, ੬੩ : ੬ (1420) 





ਵਿਹੁਣਾ 


ਵਿਹਾਣੀਆ। '-- ਬਿਹਾ ੫. ਛੰਤ ੨, ੧ : ੪ (542) 
ਵਿਹਾਦੀ -- ਗੁਜ਼ਰਦੀ, ਲੰਘਦੀ, ਬਤੀਤ ਹੁੰਦੀ 
“ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ 
ਸਭ ਚਲੀ ਰੈਣਿ ਵਿਹਾਦੀ।” 
- ਸਿਰੀ ੪, ਪਹ ੩, ੪ : ੨ (77) 
ਵਿਹਾਨਾ - ਗੁਜ਼ਰਦਾ ਹੈ, ਲੰਘਦਾ ਹੈ 
- ਗਉ ੩. ੨੬, ੧ : ੪ (159) 
ਵਿਹਾਵਏ -- ਲੰਘਦੀ ਹੈ, ਬਤੀਤ ਹੁੰਦੀ ਹੈ, ਗੁਜ਼ਰਦੀ 











ਹੈ 
"ਮਾਇਆ ਦੁਖਿ ਮੋਹਿਆ ਹਉ ਮੈ ਰੋਹਿਆ ਮੋਰੀ 
ਮੇਰੀ ਕਰਤ ਵਿਹਾਵਏ। ” 

-- ਧਨਾਂ ੪, ਛੰਤ ੧, ੪ : ੩ (690) 


ਵਿਹਾਵਣਿਆ -- ਗੁਜ਼ਰਦੀ ਹੈ 


- ਮਾਝ ੩, ਅਸ ੨੩, ੫ : ੩ (123) 
ਵਿਹਾਵੀ -- ਵਿਹਾਂਦੀ, ਲੰਘਦੀ, ਗੁਜ਼ਰਦੀ 
"ਰਾਤਿ ਨ ਵਿਹਾਂਵੀ ਸਾਕਤਾਂ ਜਿਨ੍ਹਾ ਵਿਸਰੈ ਨਾਉ।” 
- ਮਲਾ ੧, ਵਾਰ ੧੪ਸ, ੫, ੧ : ੧ (1284) 
ਵਿਹਾਵੇ -- ਲੰਘੇ, ਬੀਤੇ 
- ਰਾਮ ੫, ਵਾਰ ੯ਸ, ੫. ੧ : ੧ (961) 
ਵਿਹਾਂਵੈ -- ਲੰਘਦੀ, ਬਤੀਤ ਹੁੰਦੀ 
“ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ 
ਗੁਰ ਦਰਬਾਰੇ ਜੀਉ।” 
- ਮਾਂਝਂ ੫, ੮, ੧ : ੩ (97) 
ਵਿਹੂਣ -- ਬਿਨਾਂ, ਰਹਿਤ _. 
“ਨਾਮ ਵਿਹੂਣ ਗਰਕੁ ਗਲਿ ਜਾਇ।” 
-- ਆਸਾ ੩, ੪੫, ੨ : ੧ (362) 
ਵਿਹੂਣਾ -- ਰਹਿਤ, ਬਿਨਾਂ 
“ਸੁਰਤਿ ਵਿਹੂਣਾ ਕੋਇ ਨ ਕੀਆ।” 
-- ਸਿਰੀ ੧, ੩੦, ੧ : ੨ (24) 
"ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ। ” 
` (ਖਾਲੀ, ਵਿਛੁੜਿਆ ਹੋਇਆ) 
- ਜੈਤ ੫. ਵਾਰ ੧੨ ! ੨ (708) 


ਭਗਤਿ ਵਿਹੂਣਾ` ਸਭੁ ਜਗੁ ਭਰਮਿਆ ਅੰਤਿ _ 











ਵ੍ਹ 
ਗਇਆ ਪਛੁਤਾਨਿਆ। ” (ਸਖਣਾ) 
- ਸੂਹੀ ੩, ਛੰਤ ੨, ੩ : ੪ (768) 


ਵਿਹੂਣਿਆ -- ਪਿ ਰਿ ਬਿਨਾਂ, 


-ਭਗਤੀ ਨਾਮ ਵਿਰੂਡਿਆ ਆਵਹਿ ਵੰਵਹਿਪੂਰ।” 
-- ਸਿਰੀ ੫. ੮੪, ੩ : ੩ (47) 
ਵਿਹੂਣੀ - ਖਾਲੀ, ਸਖਣੀ, ਬਿਨਾਂ, ਬਾਝੋਂ, ਵਿਰਵੀ' 
ਰ੍ “ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ 
ਪਾਇਆ ਜਾਇ।” 
- ਸਿਰੀ ੩, ੬੧, ੩ : ੧ (36) 
ਵਿਹੂਣ' - ਵਿਰਵੀਂ, ਬਾਝ 
“ਸੁਭਰ ਕਪੜ ਭੋਗ ਨਾਨਕ ਪਿਰੀ ਵਿਰੂਣ'“ 
ਤਤੀਆ। ” 


-" ਮਾਰੂ ੫, ਵਾਰ ੨=ਸ, ੫, ੩ : ੩ (1102). 


ਵਿਹੂਣੀਆ -- ਖਾਲੀ, ਸਖਣੀ, ਬਿਨਾਂ 
- ਮਾਰੂ ੫, ਵਾਰ ੨੦ਸ, ੫. ੩ : ੨(1101) 
ਵਿਹੂਣੇ -- ਬਿਨਾਂ, ਸਖਣੇ, ਵਿਰਵੇਂ, ਖਾਲੀ 
“ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ 
ਰ ਨ ਹੋਇ।” ` ਸਿਰੀ ੧ ਅਸ ੧੫, ੬ : ੩ (63) 
“ਇਕਿ ਗੁਣ ਵਿਹਾਝਹਿ ਅਉਗਣ ਵਿਕਣਰਿ ਗੁਰ 
ਕੈ ਸਹਜਿ ਸੁਭਾਇ।” 
- ਆਸਾ ੩, ਅਸ ੩੧, ੭ : ੧ (427) 
“ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ 
ਪਛਾਣੈ।” (ਭਾਵ ਦੂਰ ਹੋ ਜਾਂਦੇ ਹਨ) ਰ੍ 
- ਵਡ ੩, ਛੰਤ 2, ੧ : ੪ (568) 
ਵਿਕਣਾ =- ਵੇਚ ਦੇਵਾਂ 


“ਸਤਿਗੁਰੁ ਪੁਰਖੁ ਮਿਲਾਇ ਅਵਗਣਿ ਵਿਕਣਾ ਗੁਣ 


ਰਤਾ ਬੋਲਿਰਾਮ ਜੀਉ।” (ਦੂਰ ਕਰ ਦੇਵਾਂ, 


ਤਿਆਗ ਦੇਵਾ)-- ਸੂਹੀ ੪, ਛੰਤ ੧, ੧: ੧ (772) ਹ 


ਵਿਕਣਿ -- ਵਿਕਨ ਨਾਲ, ਭਾਵ ਦੂਰ ਹੋਣ ਨਾਲ 


"ਅਵਗਣ ਵਿਕਣਿ_ਪਲ੍ਰਨਿ ਗੁਣ ਕੀ ਸਾਝ | 
! ੨. (756) 


ਕਰੰਨਿ। ”- ਸੂਹੀ ੩, ਅਸ ੩, ੨੫ 
_ ਵਿਕਰਮ -- ਬੂਰੇ ਕੰਮ 
“ਸਾਕਤ ਸੰਗਿ ਵਿਕਰਮ ਕਮਾਏ।” 


- ਮਾਝ ੫, ੩੭, ੩ : ੨ (105) 


2212 
































ਵਿਕਰਾਲ -- ਬਹੁਤ ਭਿਆਨਕ, ਡਰਾਉਣੀ 
ਵਿਸਟਾ ਕਰਿ ਵਿਕਰਾਲ। ” 
-- ਸਿਰੀ ੪, ੬੬, ੩ : ੨ (40) 





ਵਿਕਰਾਲਾ -- ਡਰਾਉਣਾ 
“ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ 
ਵਿਕਰਾਲਾ। ”-- ਆਸਾ ੫, ੩੦, ੨ : ੧ (378) - 


ਵਿਕਰਾਲਿ -- ਡਰਾਉਣੀ 
"ਮਨ ਕਰਹਲਾ ਤੂੰ ਚੰਚਲਾ ਚਤੁਰਾਈ ਰਿ 
ਵਿਕਰਾਲਿ। ”-- ਗਉ ੪, ਕਰ ੨, ੬ : ੧ (235 
ਵਿਕਰਾਲੁ -- ਡਰਾਉਣਾ 
“ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ 
ਵਿਕਰਾਲੁ । ” 
- ਮਸਲਾ ੧੩, ਲਾਲ ੩. ੧. 7 (1279) 
ਨਾ 
- ਸੂਹੀ ੧, ੭, ੪ : ੧ (730) 





ਕ੍ਰੋਧੁ 


2. ਵਿਕਦਾ ਹੈ 
ਰ੍ ਪਨਾ ਇਹ ਮਾਰੀ ਨ. ਮਰੈ ਨਾ ਇਹ ਹੋਟਿ 
ਵਿਕਾਇ।” 


- ਸ਼ਿਲਾ ੪, ਵਾਰ ੧੦ਸ, ੩. ੨: 2 (853) 


_ਵਿਕਾਣੇ -- ਵਿਕੇ ਹੋਏ ਨਾ 

“ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ 
`_ਵਿਕਾਣੇ।” -- ਧਨਾ ੧, ਛੰਤ ੨, ੪ : ੩ (66੧) 
ਕਿ ੬. ੯੩ -- ਕਿ ੯. 


“ਖੰਭ ਵਿਕਾਂਦੜੇ ਜੋ ਲਹਾਂ ਘਿੰਨਾ ਸਾਵੀ ਤੋਲਿ।” 
- ਸਲੋ ੫, ੨੧: ੧ (1426) 
ਵਿਕਾਰ -- ।. ਮਾੜੇ ਵਿਚਾਰ, ਮੰਦ ਭਾਵਨਾ ___ 
“ਜਿਤੁ ਖਾਧੈ ਤਨੁ _ਪੀੜੀਐ ਮਨ ਮਹਿ ਚਲਹਿ 
ਵਿਕਾਰ।” __-- ਸਿਰੀ ੧, ੭, ੧" : ੨ (16) 
ਵਿਕਾਰ।” (ਭੈੜਾਪਣ) 
_ - ਮਾਝ ੧. ਵਾਰ ੪ਸ, ੧, ੧ : ੫ (139) 
`2. ਮਾੜੇ, ਖਰਾਬ, ਵਿਅਰਥ 
“ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ 
ਵਿਕਾਰ।`” -- ਸਿਰੀ ੧. ੧੩, ੫ : ੧ (19) 
“ਗਾਲੀ ਬਿਆ ਵਿਕਾਰ ਨਾਨਕ ਧਣੀ 


ਵਿਕਾਰਾ 





ਰ - ਗਉ ੫, ਵਾਰ ੧੪ਸ, ੫, ੧ : ੨ (321) 
ਨੀ 


“ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ 
ਵਿਕਾਰ । ” - ਸਿਰੀ ੩, ੫੯, ੧ : ੧ (36) 
4. ਬੁਰੇ ਬਣੇ 


“ਹਮ ਨੀਜ਼ ਮੈਲੇ ਅਤਿ ਅਭਿਮਾਨੀ ਦੂਜੈ ਭਾਇ 


ਵਿਕਾਰ । ” 
- ਆਸਾ ੩, ਅਸ ੩੧, ੨ : ੧ (427) 
ਨ - ਬੁਰਾਈ, ਮੰਦ ਕਰਮ _ 
“ਪੰਡਿਤ ਹਰਿ ਪੜ ਤਜਹੁ ਵਿਕਾਰਾ।” 


_-- ਗਉ ੩, ਅਸ ੨, ੧" : ੧ (229) 
ਵਿਕਾਰਿ - ਬੁਰਾਈਂ ਵਿਚ __ ਰ 
“ਝੂਠੇ ਇਕਾਰਿ ਜਾਗੈਂ ਹਿਤ ਚੀਤੁ।”` 


- ਗੋਉ ੧, ੭, ੧: ੨ (153) 
ਵਿਕਾਰੀ -- ।. ਬੁਰਾਈ ਵਾਲੀ, ਭੈੜੀ, ਮੰਦੀ 
_“ਦਿਸਟਿ ਵਿਕਾਰੀ ਨਾਹੀ ਭਉ ਭਾਉ।” 
-- ਗਉ ੧, ੭, ੨ : ੩ (153) 
2. ਬੁਰਾਈਆਂ/ਵਿਕਾਰਾਂ ਦਾ 
“ਸਗਲ ਵਿਕਾਰੀ ਹਾਰੁ ਪਰੋਇ।” 


ਰ - ਗਉ ੧, ਅਸ ੪, ੩ : ੨ (222) 
“ਪੁਤੁ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ 


_ਵਿਕਾਰੀ।”` (ਵਿਕਾਰਾਂ ਦੇ ਭਾਵ ਐਸ਼ ਦੇ) 
. - ਬਿਹਾ ੫, ਛੰਤ ੯, ੧ : ੫ (547) 

ਸੀ ਰਣ 

ਇਨ 


-- ਗਉ ੧, ਅਸ ੧੧, ੪.: _੨ (225) ਡੀ 


4. ਵਿਕਾਰ ਨੂੰ, ਬੁਰਾਈ ਨੂੰ 
“ਗੁਰ ਸਬਦੀ ਮਨੁ ਨਿਰਮਲਾ ਹਉਸੈ ਛਡਿ 
ਵਿਕਾਰੀ। - 
ਵਿਕਾਰੁ -- 1. ਬੁਰਾਈ, ਵਿਗਾੜ, ਰੋਗ 


“ਤ੍ਰਿਸਨਾ ਕਉ ਅਗਲੀ ਹਉਮੈ ਰੋਗੁ 


ਵਿਕਾਰੁ।” -- ਸਿਰੀ ੧, ੧੭, ੨ : ੨ (20) 
“ਤਰ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ। 
(ਰੋਗ, ਬੁਰਾ) .-- 


ਵਿਕਾਰੁ।” (ਖੋਟੇ ਕੰਮ) 


2213 
ਵਿਹੂਣੀਆ।” (ਵਿਅਰਥ) _ ਹ 








ਗੁਜ ਤੋ, ਵਾਰ ੩ : ੪ (203). 





ਸਿਰੀ ੩, ੫੧, ੨ : ੧ (33) 


ਵਿਖਾ 
` ਬਿਹਾ ੪, ਵਾਰ ੯ਸ, ੩, ੨ : ੪ (552) 
ਵਿਕਾਰੁ।” (ਮੰਦ ਭਾਵਨਾ) 
_-- ਸਲੋ ਫਰ, ੧੦੯ : ੧ (1383). 
2. ਬੇਅਰਥ, ਨਿਕੰਮਾ 
ਪਾ ਰੰਰ ਵਿਗਾਭ ਹੈ ਕੰਤੁ ਨੱਪਾਇ# ਜਾਇ।” 
_ = ਸੂਹੀ ੩, ਵਾਰ ੩ਸ, ੩, ੨ : ੧ (766) 
_“ਸੇਜੈ ਕੰਤੁ ਨ ਆਇਆ ਏਵੈ ਭਇਆ ਵਿਕਾਰੁ।” 
- ਸੂਹੀ ੩, ਵਾਰ ੬ਸ, ੩, ੨ :੨ (7੧) 
_ ਵਿਕਾਰੋ।” -- ਵਡ ੧, ਅਲਾ ੪, ੨ : ੬ (੨81) 
ਵਿਕੁੰਨੀ - ਵਿਆਕੁਲ, ਹੈਰਾਨ ਪਰੇਸ਼ਾਨ 
“ਹਉ ਭਾਲਿ ਵਿਕੁੰਨੀ ਹੋਈ। ” _ 
`. - ਮਾਂਝ ੧, ਵਾਰ ੧੬ਸ, ੧..੧ : ੩(145)' 
ਵਿਖ - ਕਦਮ 
“ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ 
ਸਾਥਿ।”- ਗਉ ੫. ਵਾਰ ਤਸ, ੫, ੨ : ੨ (3 8) 








ਵਿਖੰਮ - ਔਖਾ, ਮੁਸ਼ਕਲ, ਕਠਿਨ 


“ਸੰਨੀ ਦੇਨਿ੍‌ ਵਿਖੰਮ ਥਾਇ ਮਿਠਾ ਮਦੁ ਮਾਣੀ।” 
`-- ਗਉ ੪, ਵਾਰ ੨੭ : ੩ (313) 

ਵਿਖਮੁ - ਔਖਾ, ਕਠਿਨ ਰ 
“ਗਾਵੈ ਕੋ ਵਿਦਿਆ ਵਿਖ਼ਮੁ ਵੀਚਾਰੁ।” ਰ 
- ਜੈਪੁ.੧, ੩: ੪ (2) 


| ਵਿਖਲੀਪੜੇ -- ਦੁਰਾਚਾਰੀ 


ਖੁਆਏ।” -- ਆਸਾ ੩, ਅਸ ਡ੨, ੫ ? ੧ (427) ਰ੍ 


_ਵਿਖੜਾ -- ਔਖਾ, ਉਚਾ ਨੀਵਾਂ, ਕਠਿਨ 


“ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ _ 
ਗੁਰ ਵੀਚਾਰਾ।”” -- ਸੋਰ ੩, ੩. ੪ : ੧.(600) 
ਵਿਖਾ - ।. ਵੇਖ ਖਾਂ, ਵੇਖ ਲੈ (ਸ਼ਬਦਾਰਥ, 


ਦਰਪਣ); ਵਖਾ (ਨਿਰਣੈ); ਵਿਸਾ _. 


`. ਮਾਤ; ਕਣ ਮਾਤਰ (ਮਹਾਨਕੋਸ਼) _ - 
“ਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ 
` ਸੁਣਿ ਤੂੰ ਵਿਖਾ।” ਰ੍ 
_- ਆਸਾ ਡ, ਪਟੀ ੧੩ : ੧ (435) 

2. ਕਦਮ, ਪੈਰ 


ਵਿਖਾਂ 


2214 


ਵਿਗਤੀ 


“ਧਨੁ ਧੰਨੂੰ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ [ __ ਜਾਇ।” -- ਸਿਰੀ ੧ ਅਸ ੯. ੩ : ੨ (38) 


ਮੇਰਾ ਗੁਰੁ ਧਰੇ ਵਿਖਾ। ? 
- ਸੇਰ ੪, ਵਾਰ ੧੯ : ੫ (650) 
3. ਵੈਖਾਂ, ਦੇਖਾਂ 
''ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ 
ਕਾਰਣੁ। ` 
-- ਰਾਮ ੫. ਵਾਰ ੬ਸ. ੫. ੧: ੩ (959) 
ਵਿਖਾਂ -- ਕਦਮ 
“ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ 
ਪਿਛਾਹਾ ਜਾਇ।” 
- ਸਾਰ ੪, ਵਾਰ ੨੩ਸ, ੪, ੨ : ੪ (1246) 


ਵਿਖਾਲਣਿਆ -- ਵਿਖਾਲਦਾ ਹੈ, ਦਿਖਾਉਂਦਾ ਹੈ 


੨ ਆਏ ਵੋ. “ਮਸ%2, ਦੇ 1 ਤੇ ( [251 
ਵਿਖਾਲਿਆ -- ਦਿਖਾ ਦਿੱਤਾ 
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ 


ਹਥੁ ਜੀਉਂ। ”-- ਸਿਰੀ ੫, ਅਸ ੨੯, ੯: ੩ (73) 


ਵਿਖਾਲੇ -- ਦਿਖਾ ਦੇਵੇ, ਦਿਖਾਵੇ 
“ਜਿਸੁ ਆਪਿ ਵਿਖਾਲੇ ਸੁ ਵੇਖੈ ਸੋਈ।” 
- ਮਾਝ ੩, ਅਸ ੨੭, ੮ : ੨ (125) 
ਰਾਹੂ।” (ਦਿਖਾਉਂਦਾ ਹੈ) 


- ਸੋਰ ੪, ੧, ੨ : < (604) | 


ਵਿਖੁ -- ਜ਼ਹਿਰ, ਬਿਖ 


"ਵਿਖੁ ਵਿਚਿ ਅੰਮ੍ਰਿਤ ਪਗਟਿਆ ਕਰਮਿ 


ਪੀਆਵਣਹਾਰੁ ।” 


-- ਸੋਰ ੪, ਵਾਰ ੧੦ਸ, ੩, ੨ : ੫ (646) 


ਵਿਖੋਟਿ -- ਨਿਖੁਟ, ਨਾਚਾਕੀ, ਅਣਬਣ 
“ਲੋਭ ਮੋਹ ਸਿਉ ਗਈ ਵਿਖੋਟਿ।” 


- ਪ੍ਰਭਾ ੫, ਅਸ ੧, ੩: ੧1347) 


“ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ। ” 

- ਸਿਰੀ ੪, ਵਾਰ ੨ : ੨ (83) 

ਵਿਗਸਿਆ -- ਖਿੜਿਆ ਹੈ, ਪ੍ਰਸੰਨ ਹੋਇਆ ਹੈ, 
'ਅਨੰਦਿਤ ਹੋਇਆ 


“ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ 


ਪਛਾਨੁ।” (ਖਿੜਿਆ) 
[ -- ਸੋਲੋ ੩, ੫੦ : ੩ (1419) 
ਵਿਗਸੀ =- ਖਿੜੀ, ਖੁਸ਼ ਹੋਈ 

ਸੁਭਾਏ।” -- ਆਸਾ ੩, ਛੰਤ ੬, ੨ : ੫-(439) 
ਵਿਗਸੀਆ -- ਖੁਸ਼ ਹੋਇਆ, ਖਿੜ ਗਿਆ 

ਪਿਆਰੂ। ”-- ਸੂਹੀ ੪, ਅਸ ੨, ੨ : ੧ (756) 
ਵਿਗਸੀਐ -- ਖੁਸ਼ ਹੋਈਦਾ ਹੈ ਰ 





"ਪੁਤਾ ਦੇਖਿ ਵਿਗਸੀਐ ਨਾਰੀ ਸੇਜ_ਭਤਾਰ।” 
-- ਸਿਰੀ ੧, ਅਸ ੧੬, ੫ : ੧ (63) 
ਵਿਗਸੀਤਾ =- ਖੁਸ਼ ਹੁੰਦਾ ਹੈ 
"ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ।” 
- ਗੂਜ ੩, ਵਾਰ ੪ : ੫ (510) 
ਗੁਰੁ ਪੂਰਾ ਵੇਖਿ ਵਿਗਸੂ ਜੀਉ। ” 
ਰ - ਗਉਂ ੪, ੬੬, ੩ : ੨ (173) 


ਵਿਗਸੇ -- ਖਿੜ ਜਾਣਾ 
"ਹਰਿ ਨਾਸੋ ਹਰਿ ਨਾਮ ਦ੍ਰਿੜਾਏ ਜਪਿ ਹਰਿ ਹਰਿ 
ਨਾਮੁ ਵਿਗਸੇ ਰਾਮ।” 
'- ਵਡ ੪, ਛੰਤ ੧, ੨ ? ੨ (572) 
ਵਿਗਸੇਤੁ -- ਖੁਸ਼ ਹੁੰਦਾ ਹੈ 


“ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇੜੁ ।” 





-- ਸਿਰੀ ੪, ਵਾਰ ੫ : ੩ (84) 
ਵਿਗਸੈ -- ।. ਖੁਸ਼ ਹੁੰਦਾ ਹੈ, ਪੁਸੰਨ ਹੁੰਦਾ ਹੈ. 
੬ ਕਿ ਸੈ ਵੇ [ਰਵਾਹੁ।” 





੍ -- ਜਪੁ ੧, ੩ : ੧੪ (2) 

2. ਖਿੜਦਾ ਹੈ 

ਜਲ ਮਿਲਿ ਕਮਲੁ ਵਿਗਸੈ ਜੀਉ। ” (ਹਿਰਦੇ 

ਰੂਪੀ ਕਮਲ) -- ਮਾਝ ੬, ੨, ੩ : ੩ (94) 
ਵਿਗਤੀ -- ਬੇਗਤੇ, ਗਤੀ ਤੋਂ ਬਿਨਾਂ 

''ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ 

ਫਿਰਿ ਆਵਹਿ। ”-- ਮਾਰੂ ੩, ਵਾਰ ੯:੫ (1089) 


ਵਿਗੜਿਆ 
ਵਿਗੜਿਆ -- ਖਰਾਬ ਹੋਇਆ 
ਵਿਗਾੜੈ।”” _-- ਭੈਰ ੩, ੨੦, ੩ : ੨ (1133) 
ਵਿੰਗਾ -- ਟੇਡਾ 
“ਵਾਲੂ ਨ ਵਿੰਗਾ ਹੋਆ।” (ਮੁਹਾਵਰਾ, ਕੋਈ 
ਤਕਲੀਫ ਨ ਹੋਣੀ) 
-- ਸੋਰ ੫, ੫੭, ੧ : ੨ (623) 
ਵਗ --- ਹਸ ਹੰਦਾਂ ਹੈ 
“ਹਸਤੀ ਘੋੜੇ ਦੇਖਿ ਵਿਗਾਸਾ। ” 
-- ਗਉ ੫, ੭੧, ੨ : ੧ (176) 
ਵਿਗਾਸਿ - ਖੁਸ਼ੀ ਮਿਲਦੀ ਹੈ 
“ਅਸਟ ਧਾਤੁ _ਪਾਤਿਸਾਹ ਕੀ ਘੜੀਐ ਸਬਦਿ 
ਵਿਗਾਸਿ। - ਸਿਰੀ ੧, ਅਸ ੧੩, ੪ : ੨ (6।) 
“ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ 
ਵਿਗਾਸਿ। ” 
-- ਆਸਾ ੧, ਵਾਰ ੨੨ਸ, ੨, ੩ : ੫ (474) 
ਵਿਗਾਸਿਆ -- ਪੁਕਾਸ਼ਮਾਨ ਕੀਤਾ 
ਹਾਰੁ।” -- ਸਿਰੀ ੧, ਅਸ ੨, ੫ : ੩ (54) 





ਬੀਜਾ ਅਵਰੁ ਨ ਕੋਇ ਜੀਉ।” 
-- ਆਸਾ ੪, ਛੰਤ ੧੨, ੩ : ੨ (446) 


ਤਰੰਗਾ।” (ਖਿੜਿਆ) 
- ਆਸਾ ੪, ਛੰਤ ੧੫,.੩ : ੩ (449) 
ਵਿਗਾਸੀ -- ਖਿੜ ਗਈ, ਖੁਸ਼ ਹੋਈ 
ਗੁਣਕਾਰੀ। _ ਧਨਾ ੧, ਛੰਤ ੩, ੫ : : ੫ (690) 


ਵਿਗਾਸੀਅਹਿ - ਖੁਸ਼ ਹੁੰਦੇ ਹਨ, ਖਿੜ ਜਾਂਦੇ ਹਨ 


“ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੂ ਸੁ ਸੋਗੁ। 
-- ਸਿੱਚੀ'ਥ, ਅਸ ੧੫. ੩ : ੨ (63) 
ਵਿਗਾਸੁ -- ।. ਅਨੰਦ 


“ਨਾਨਕ ਭਗਤਾ ਸਦਾ ਵਿਗਾਸੁ । ” 
-- ਜਪੁ ੧, ੮ : ੫ (2) 
2. ਪ੍ਰਕਾਸ਼, ਚਾਣਨਾ 
“ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ 
ਮਤਿ ਵਿਗਾਸੁ । `- 


ਸ਼ਿਰੀਂ ੧, ੮, ੧: ੨ (17). 


2215 


| ਪਜਸ ਕਉ ਚਿਦੇ ਵਿਗਾਸੁ ਹੈ ਭਾਉ ਦੂਜਾ ਨਾਹੀ।” 











[ 





'ਵਿਗੁਤਾ -- 


ਵਿਗੁਤਾ . 





-- ਗਉ ੪, ੫੨, ੪ : ੧ (166) 
ਵਿਗਾਸੇ = ਖੁਸ਼ੀ ਹੋਈ 
“ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ 
ਵਿਗਾਸੇ। ” - ਸੂਹੀ ੪, ਛੰਤ ੫, ੧ : ੪ (776) 
ਵਿਗਾਰੇ -- ਵਿਗਾੜੇ 
“ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ।” 
-- ਭੈਰ ੩, ਅਸ ੧, ੪ : ੧ (1154) 
ਵਿਗਾੜਹ -- ਵਿਗਾੜਦੇ ਹਾਂ, ਖਰਾਬ ਕਰਦੇ ਹਾਂ 
ਰ੍ - ਸਿਰੀ ੧, ੩੦, ੩ : ੧ (25) 
ਵਿਗਾੜਹਿ -- ਖਰਾਬ ਕਰਦੇ ਹਾਂ 
“ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ। ” 
-- ਆਸਾ ੩, ੪੫, ੧ : ੧ (362) 
ਵਿਗਾੜਿ -- ਖਰਾਬ ਕਰਕੇ, ਵਿਗਾੜਕੇ 
ਨ ਕਾਈ।” -- ਆਸਾ ੧, ੩੯, ੨ : ੨ (360) 
ਵਿਗਾੜਿਆ -- ਖਰਾਬ ਕਰ ਲਿਆ 
ਤਦ ਵਾਰ ੧੧ਸ, ੩. ੧: ੫ (੨6) 
ਵਿਗਾੜੀ -- ਵਿਗਾੜ ਲਏ 


“ਵਾਥਾ ਚੁਗੈ ਨਿਤ ਚੌਗੜੀ ਲਗਿ ਬੰਧੁ ਵਿਗਾੜੀ। ” 
- ਮਾਰੂ ੧, ਅਸ ੪, ੬ : ₹ (1011) 
ਵਿਗਾੜੇ -- ਖਰਾਬ ਕੀਤੇ 


“ਪ੍ਰਹਿਲਾਦ ਆਪਿ ਵਿਗੜਿਆ ਸਭਿ ਚਾਟੜੇ 
ਵਿਗਾੜੇ।”” _-- ਭੈਰ ੩, ੨੦, ੩ : ੨ (1133) 
ਵਿਗੁਚਣਾ -- ਖੁਆਰ ਹੋਣਾ, ਖਰਾਸ਼ ਹੋਣਾ _ 
“ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ 
ਅਜਾਣ।” -- ਸਿਰੀ ੧ ੪, ੩ :.੨ (15) 
ਵਿਗੁਚੀਐ -- ਖੁਆਰ (ਖਰਾਬ) ਹੋਈਦਾ ਹੈ 
“ਬਾਹਰਿ ਦਢੂੰਢਿ ਵਿਗੁਚੀਐ ਘਰ ਮਹਿ ਵਸਤੁ 
ਸੁਥਾਇ। ” -- ਸਿਰੀ ੧, ਅਸ ੧੫, ੪ : ੨ (63) 
ਵਿਗੁਚੈ -- ਖੁਆਰ ਹੁੰਦਾ ਹੈ 
“ਓਨਾ ਦੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ 
ਹੈ ਰਖਵਾਰਾ।” ਰ੍ ਰ੍ 
- ਸੋਰ ੩, ਅਸ ੧, ੫ : ੩ (636) 


ਹੁ 2216. .. ਰ੍ ਹੁ 
ਖੁਆਂਰ ਹੋਇਆ ਰ੍ `_ਰਾਮ ੧, ਓਅੰ ੪੩ : ੬ (936) 
_ਨਾਮੂ' ਵਿਸਾਰਿ ਅੰਤਿ ਵਿਗੁਤਾ। ” ਵਿਗੂਤੇ -- ਖ਼ਰਾਬ ਹੋਏ __ 


-- ਮਾਝ ੩, ਅਸ ੫, ੬: < (112) 
“ਮਨਮੁਖੁ ਨਿੱਦਾ ਕਰਿ ਕਰਿ ਵਿਗੁਤਾ।” 
- ਮਾਰੂ ੩, ਸੋਲਾ ੩, ੮ : ੧ (1046) 


ਵਿਗੁਤੀ -- ਖਰਾਬ ਹੋਈ 


` “ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ 


ਪਾਈ।”” _-- ਗਉ ੩. ਛੰਤ ੧, ੩ : ੪ (244) 
“ਝਠਿ ਵਿਗੂਤੀ ਤਾ ਪਿਰ ਮੁਤੀ ਕੁਕਹ ਕਾਹ ਸਿ 
ਫੁਲੇ।” 
ਵਿਗੁਤੀਆ -- ਖਰਾਬ (ਤਬਾਹ) ਕਰ ਦਿੱਤਾ ਹੈ 
_ “ਦੇਹ ਕੰਚਨ ਵੇਵੰਨੀਆ ਇਨਿ ਹਉਮੈ` ਮਾਰਿ 
ਵਿਗੁਤੀਆ। ”- ਸੂਹੀ ੪, ਛੰਤ ੬, ੧ : ੨ (776) 
'ਵਿਗੁਤੇ -- ਖਰਾਬ ਹੋਏ, ਖੁਆਰ ਹੋਏ _ 


“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ।”” 


- ਮਾਝ ੧, ਵਾਰ.੨੬ਸ, ੧, ੧ : ੧੧ (150) 
ਉਰ 
_ (ਬਰਬਾਦ ਹੋਏ) _ 

-- ਗਉਂ ੫. ਵਾਰ ੧੨ : ੧ (321) 
 “ਸਿੰਮ੍ਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਰੈ।” 
__ (ਨਾਸ ਹੋਏ) -- ਮਾਰੂ ੩, ਵਾਰ ੧੯ : ੩ (1093) 
ਧੋਧੈ ਪਾਪੈ।”-- 


ਮਾਰੂ ੧. ਅਸ ੭, ੩:੪(1013) 


ਪੀ ਦਿ ਬਿਗ 


ਸੰਸਾਰਾ ਹੈ।” 
`.- ਮਾਰੂ ੧, ਸੋਲਾ ੭, ਦ : ੩ (1027) 
ਵਿਗੂਚੈ -- ਖਰਾਬ ਹੁੰਦੇ ਹਨ, ਖੁਆਰ ਹੁੰਦੇ ਹਨ 
“ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ 
ਘਰ ਹੇਰੈ । -- 
_ਵਿਗੂਤਾ -- ਖੁਆਰ ਹੋਇਆ 
ਮੇਰਾ ਮੇਰਾ ਕਰਿ ਕਰਿ ਵਿਗੂੜਾ।” 

-- ਆਸਾ ੩, ੪੫, ੧ : ੩ (362) 
ਹਉ ਖੁਆਰ ਹੋਈ 
“ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ 

ਖੁਆਈ। ” -- ਸੋਰ ੧, ਅਸ ੨, ੩ : ੧ (635) 
“ਧੰਧਾ ਮੁਆ ਵਿਗੂੜੀ ਮਾਇਆ। ” 


“ਮੇਰਾ 


- ਤੁਖਾ ੧, ਬਾਰਾ ੧੧ : ੩ (1108). 


'ਮਾਰੂ ੧, ਅਸ 2, ੧? ੧0127 


“ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ।” (ਭਾਵ ਫਸੇ) 
- ਆਸਾ ੫. ੭੩, ੧ : ੧ (366) 
“ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ 
ਜਨਮੁ ਵਿਗੋਇਆ। ” 
- ਸਿਰੀ ਬੇਣੀ, ੧. ੩ : ੪ (93) 
[2 (ਮਹਾਨ ਕੋਸ਼ ਨੇ ਅਰਥ 'ਨਿੰਦਤ ਕੀਤਾ” ਕੀਤਾ ਹੈ) 
ਵਿਗੋਈ -- ਖਰਾਬ ਹੁੰਦੀ ਹੈ, ਖੁਆਰ ਹੁੰਦੀ ਹੈ 
“ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ। ” 
- ਵੋਝੋਂ ੩, ੨, ੧? ੨ (559) 
ਵਿਗੋਏ -- ।. ਗੁਆਚੇ ਹੋਏ, ਖੁੰਝੇ ਹੋਏ 
'ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ।” 
`. ਮਾਝ ੧, ਵਾਰ ੨੬ਸ, ੧,੧: ੧੧ (150) 
2. ਖਰਾਬ ਕੀਤੇ 
“ਰਤਨ ਵਿਗਾੜਿ ਵਿਗੋਏ ਕੁਤਨੈ ਮੁਇਆ ਸਾਰ 
ਨ ਕਾਈ। ”-- ਆਸਾ ੧, ੩੯, ੨ : ੨ (360) 
(ਕੋਸ਼ ਅਰਥ “ਗੁਆਚੇ, ਰੁਲੇ” ਕਰਦਾ ਹੈ) 











- ਮਲਾਂ ੧, ਵਾਰ ੧੫ : ੬ (1285) 
ਉਵ ਰ 
_ - ਆਸਾ ੧, ੨੩, ੧“ : ੨ (356) 
“ਭਗਹੁ ਰੋਗ ਸੁ ਅੰਤਿ ਵਿਗੋਵੈ।” (ਖੁਆਰ ਹੋਣਾ) 
- ਮਾਰੂ ੧, ਸੋਲਾ ੧੪. ੭ : ੨ (1034) 
ਵਿਘਨ -- ਰੁਕਾਵਟ, ਬਾਧਾ __ ਰ 
"ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ 
ਸਰਬ ਜੀਅ ਕਹ। ”- ਸਸ ੫, ੬ : ੧(1360) 
_ਵਿਚਹੁ -- ।. ਅੰਦਰੋਂ, ਭੀਤਰੋ' __ 
“ਸੁੰਵੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ।” 
___ = ਸਿਰੀ ੧, ੧੪, ੧: ੧ (19) 
“ਸਤਿਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ 
ਗੁਮਾਨੁ।” ੮ ਸਿਰੀ ੩, ੪੯, ੧ : ੨ (32) 
_ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ 





ਵਿਚਦੋਂ 
ਗੁਰਮੁਖਿ ਨਾਮੁ ਧਿਆਇਆ।” 


-- ਗੂਜ ੩; ਵਾਰ ੧੨ਸ, ੩, ੨ : ੬ (513) 


ਵਿਚਦੋ -- ਵਿਚੋਂ ਦੀ 
“ਸਤਿਗੁਰੂ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ 
ਆਇਆ ਲੋਹਾ।” 


-- ਰਾਮ ੫, ਵਾਰ ੭ਸ, ੫, ੨ : ੭ (960). 


ਵਿਚਾਰਾ -- ।. (ਫਾ. ਬੇਚਾਰਾ) ਦੀਨ, ਜਿਸ ਦਾ 


“ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕ ਜੀ ਕਿਆ 


ਨਾਨਕ ਜੰਤ ਵਿਚਾਰਾ। ” 
- ਆਸਾ ੪, ਸੋਪੁ ੧, ੧: ੫ (10) 
2. ਵਿਚਾਰ, ਖਿਆਲ, ਗਲ 
“ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ 
__ਵਿਚਾਰਾ। ”-- ਆਸਾ ੧, ੮, ੪ : ੨ (351) 
“ਚਲੇ ਚਲਣਹਾਰ ਵਿਚਾਰਾ ਲੇਇ ਮਨੌੋ। ” 
-- ਆਸਾ ਫਰ, ੨, ੭ : ੧ (486) 


“ਜਨ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ 


| 


ਸਤਿ ਹਰਿ।” (ਵਿਚਾਰ ਕਰਕੇ) 
7੮ ਸਚੋ ਉ, ਵਾਰ ੧੧ : ੫ (647) 


ਵਿਚਾਰਿਆ <= ਵਿਚਾਰੇ, ਨਿਤਾਣੇ, ਦੀਨ 


` “ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ।” 
- ਸਿਰੀ ੪, ਵਾਰ ੧੧ਸ, ੩, ੧ : ੪ (86) | 


ਵਿਚਾਰੀ -- ।. ਦੀਨ, ਨਿਤਾਣੀ 


“ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ।” 
-- ਗਉ ਕਬ, ੫੦, ੪ : ੨ (334) 


2. ਵਿਚਾਰਵਾਨ ਰ੍ 


-- ਮਾਰੂ ੧. ਸੋਲਾ ੨, ੧੦ : ੧(1022)' 


ਵਿਚਾਰੇ - ਦੀਨ, ਨਿਤਾਣੇ 

“ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ | 

'ਸੁਆਮੀ।” 
ਵਿਚਿ -- ਅੰਦਰ, ਭੀਤਰ, ਵਿਚ 

ਗੁਰ ਕੀ ਸਿਖ ਸੁਣੀ।? -- ਜਪੁ ੧, ੬ : ੩ (2) 
“ਸੇ ਸਿਰ ਕਾਤੀ ਮੁੰਨੀਅਨਿ੍‌ ਗਲ ਵਿਚਿ ਆਵੈ 

ਧੂੜਿ।” (ਭਾਵ ਤਕ) 

- ਆਸਾਂ ੧, ਅਸ ੧੧ ੧: ੨ (417) 


-- ਗਉ ੪, ੫੦, ੪ : ੩ (167) 


ਵਡ 17 





ਵਿਚੁ - ਵਿਚੋਲਗੀ, ਵਿਚੋਲਾਪਨ 
“ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ।” 


`- ਮਾਝ ੫, ਬਾਰਾਂ ੯ : ੫ (135) 


ਵਿਚੁਦੇ -- ।. ਵਿਚੋਂ 


“ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁਦੇ 
ਜਾਇ। ”- ਗੂਜ ੩, ਵਾਰ ੪ਸ, ੩, ੨ : ੨ (510) 
2. ਰਾਹੀਂ, ਵਿਚੋਂ' ਦੀ, ਦੁਆਰਾ 
“ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁਦੇ 
ਤੁਝਹਿ ਧਿਆਈ।” ਰ 
`- ਸੂਹੀ ੪, ਅਸ ੧, ੧੯ : ੧ (758) 
ਵਿਚੇ =- ਵਿਚ ਹੀਂ, ਅੰਦਰ ਹੀ 
“ਵਿਚੇ ਗ੍ਰਿਸਤ ਉਦਾਸ ਰਹਾਈ।” 
- ਗੂਜ ੪, ੭, ੨ : ੨ (494) 
ਵਿਚੋਲਾ -- ਵਿਚੋਲਗੀ ਕਰਨ ਵਾਲਾ, ਵਕੀਲ 
"ਪਵਨ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ 
ਹੋਆ।” -- ਰਾਮ ੫, 2, ੨.: ੨ (884) 
ਵਿਚੋਲੇ -- ਵਿਚੋਲਗੀ ਕਰਨ ਵਾਲੇ, ਵਕੀਲ 
“ਘੌਲਿ ਘੁਮਾਈ ਤਿਸੁ ਮਿਤ੍‌ ਵਿਚੋਲੇ ਜੈ ਮਿਲਿ ਕੰਤੁ 
-ਪਛਾਣਾ।” 
- ਰਾਮ ੫, ਵਾਰ ੧ਪਸ, ੫. ਵੀ ਤੂੰ ਦ (964) 
ਵਿਛਾਇ -- ਵਿਛਾ ਕੇ, ਖਿਲਾਰ ਕੇ 
“ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ 
ਵਿਛਾਇ।” -- ਬਸੰ ੫, ੧੯,੧:੨(।185)` 
ਵਿਛਾਈ -- ਖਿਲਾਰੀ, ਫੈਲਾਈ 
“ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ 
_ ਵਿਛਾਈ। ” - - ਗਉ ੫, ਛੰਤ ੧, ੪ : ੫.(247) 
ਗੀ 
ਰ੍ __-- ਫੁਨ ੫,੫੨:੩ (1361) 
`-- ਗਉ ੫, ੧੦੭", ੧: ੧(201) 
ਵਿਛਾਵਣ -- - ਵਿਛੋਣਾ, ਬਿਸਤਰਾ 
_ ਲੇਫੂ।” ____ -- ਸਲੋ ਫਰ, ੩੫ : ੧ (1379) 
ਵਿਛਾਵਣਾ -- ਵਿਛੌਣਾ, ਬਿਸਤਰਾ 
“ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ। ” 








ਜਮ ਵਿਸ ਜਤ -- ਆਸਾ ੩, ੪੨, ੨ : ੧ (361) 
- ਸੂਹੀ ੫, ੫, ੨ : ੧ (737) । ਵਿਛੂਰੈ -- ਵਿਛੜਦੇ ਹਨ 

ਸੰਸਾਰੇ। -- ਵਡ ੧, ਅਲਾ ੩, ੬ : ੩ (580) - ਮਾਝ ੫, ਅਸ ੩੬, ੭ : ੩ (131) 

ਵਿਛੁੰਨਾ -- ਵਿਫਛੜਿਆ ਵਿਛੁੜਹਿ -- ਵਿਛੜਦੇ, ਵਖ ਹੁੰਦੇ, ਜੁੱਦਾਹ ਹੁੰਦੇ 

“ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ | “ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ 

ਆਸ।” - ਮਾਰੂ ੪, ੪, ੪ : ੨ (996) | ਵਾਸਾ ਹੋਇ।” -- ਸਿਰੀ ੩, ੩੬, ੧ : ੪ (27) 

ਵਿਛੁੰਨਿਆ -- 1. ਵਿਛੋੜਨਾ ਵਿਛੁੜਾ -- ਵਖ ਹੋਵਾਂ, ਵਿਛੜਾਂ 


“ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ।”” | “ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ 
(ਵਿਛੋੜਦਾ ਹੈ)-- ਸਿਰੀ ੧, ਅਸ ੧੧, ੪:੩ (60) ਦਾਸ ਤੁਮਾਰੇ ਜੀਉ।” 

'ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ।” - ਮਾਝ ੫, ੮, ੪ : ੩ (97) 
(ਵਿਛੜਿਆਂ)-- ਆਸਾ ੧, ਛੰਤ ੫, ੪ : ੧ (439) | ਵਿਛੁੜਿ -- ਵਿਛੜ ਕੇ, ਵੱਖ ਹੋ ਕੇ, ਜੁੱਦਾਹ ਹੋ ਕੇ 

“ਨਾਂਰੀ ਪੁਰਖ ਵਿਛੁੰਨਿਆ ਵਿਛੁੜਿਆ | “ਸਚੈ ਸਚਿ ਸਮਾਇਆ ਮਿਲਿ'ਰਹੈ ਨ. ਵਿਛੁੜਿ 





ਮੇਲਣਹਾਰੋ।” (ਵਿਛੋੜ ਦਿੱਤੇ) -_ਜਾਇ।” - ਸਿਰੀ ੩, ੪੯, ੨ : ੩ (32) 
- ਵਡ ੧, ਅਲਾ ੩, ੪ : ੨ (480) “ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ 
2. ਵਿਛੜੇ ਹੋਏ [ਨ ਜਾਇ।” -- ਮਾਝ ੫, ਬਾਰਾ ੮ : ੭ (135) 
“ਪੂਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ “ਸੀਤਾ ਲਖਮਣ੍‌ ਵਿਛੁੜਿ ਗਇਆ।” (ਵਖ ਹੋਣਾ) 
ਵਿਛੁੰਨਿਆ।” -- ਰਾਮ ੩, ਵਾਰ ੧੪ਸ, ੩. ੧ : ੬ (953) 
- ਸਿਰੀ ੫, ਛੰਤ ੨, ੪ : ੪ (0) | ਵਿਛੁੜਿਆ -- ।. ਵਿਛੜ ਗਿਆ, ਵਖ ਹੋ ਗਿਆ 

“ਸੁਖੁ ਨ ਪਾਇਨਿ੍‌ ਮੂਲਿ ਨਾਮ ਵਿਛੁੰਨਿਆ। | “ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੂ।” 
- ਸੂੰਹੀ ੫, ਅਸ ੫, ੨ : ੨ (761) -- ਆਸਾ ੪, ਸੋਪ ੨, ੨ : ੪(11) 


“ਗੁਰਮੁਖਿ ਮੋਲੇ ਆਪਿ ਨਾਨਕ ਚਿਰੀ 2. ਵਿਛੜੇ ਹੋਇਆਂ ਨੂੰ 
ਵਿਛੁੰਨਿਆ। ” (ਵਿਛੜਿਆਂ ਹੋਇਆਂ ਨੂੰ) “ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮੁ 
- ਸਲੋ 8, ੧੨ : ੨ (1422) ਪਿਆਰਿ।” 

ਵਿਛੂੰਨੀ -- ।. ਵਿਛੁੜੀ ਹੋਈ - ਸਿਰੀ ੧, ਅਸ ੧੨, ੩ : ੧ (60) 
“ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੂ ਆਗੈ | 3. ਵਿਛੜਿਆ ਹੋਇਆ ਰ 
ਰਾਖੈ।” _-- ਤੁਖਾ ੧, ਛੰਤ ੪, ੩ : ੫ (1111) “ਜਨਮ ਜਨਮ ਕਾ ਵਿਛੁੜਿਆ ਮਿਲਿਆ।” 
2. ਵਿਛੁੜ ਗਈ, ਵਿਛੜੀ - ਮਾਝ ੫, ੨੬, ੩ : ੧ (102) 
“ਮਛੁਲੀ ਵਿਛੂੰਨੀ ਨੈਣ ਰੁੰਨੀ ਜਾਲੁ ਬਧਿਕ ਵਿਛੁੜੀ =- ਵਿਛੜ ਗਈ, ਦੂਰ ਹੋਈ, ਵੱਖ ਹੋਈ 
ਪਾਇਆ।” “ਆਪ ਕਮਾਣੈ ਵਿਛੁੜੀ ਦੋਸੁ ਨੇ ਕਾਹੂ ਦੇਣ।” 
` -- ਆਸਾ ੧, ਛੰਤ ੫. ੩: ੩ (439) -- ਮਾਝ ੫. ਦਿਨ ੧: ੬ (136) 
ਵਿਛੁੰਨੀਆ -- ਵਿਛੜੀਆਂ ਵਿਛੁੜੀਆਹੁ -- ਵਿਛੁੜਦੀਆਂ, ਵਖ ਹੁੰਦੀਆਂ 


“ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ | “ਕਰੂ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ 
ਸਾਚੇ ਪਾਏ। ”-- ਵਡ ੩, ਅਲਾ ੧, ੪ : ੧ (563) ਵਿਛੁੜੀਆਹੁ । `-- ਮਾਝ ੫. ਬਾਰਾ ੧੧ : ੬ (135) 


ਵਿਛੁੜੇ 


2219 





ਵਿਛੁੜੇ -- ਵੱਖ ਹੋਏ, ਨਿਖੜੇ ਹੋਏ 
“ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲ। ” 
-- ਸਿਰੀ ੧, ੧੮, ੪ : ੩ (2।) 


ਵਿਛੁੜੈ - ਵਖ ਹੁੰਦਾ ਹੈ 


“ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ 


ਸਮਾਂਇ।” _-- ਸਿਰੀ ੫, ੮੩, ੧ : ੨ (46) 


ਪਿਆਰੁ।” (ਵਿਛੋੜਾ ਹੋਣਾ ਹੈ) 
-- ਵਡ ੪, ਵਾਰ ੫ਸ, ੩, ੧ . ੬ (587) 
ਵਿਛੋਹਾ -- ਵਿਛੋੜਾ 
-- ਸਲੋ ੫, ੧੨ : ੨ (1425) 
ਵਿਛੋਹੇ -- ਵਿਛੋੜੇ ਦਾ 
“ਵਿਛੋਹੇ ਜੰਬੂਰ ਖਵੇ ਨ ਵੰਢਨਿ ਗਾਖੜੇ।” 
- ਗੂਜ ੫, ਵਾਰ ੧੧ਸ, ੫, ੧ : ੧ (520) 
ਵਿਛੋੜਹਿ -- ਵਖ ਕਰਦਾ, ਨਿਖੇੜਦਾ 
“ਜਿਨ ਆਪੇ ਮੇਲਿ ਵਿਛੋੜਹਿ ਨਾਹੀ।” 
- ਮਾਰੂ ੩, ਸੋਲਾ ੧੩, ੧੩ : ੧ (1056) 
ਵਿਛੋੜਾ -- ਜੁਦਾਈ, ਵਿਜੋਗ 
-- ਗਉ ੫, ਵਾਰ ੭ਸ, ੫, ੧ : ੨ (319) 
ਵਿਛੋੜਿ -- ਵਖ ਕਰਕੇ, ਜੁੱਦਾਹ ਕਰਕੇ 
'ਅੰਡਜ ਫੋੜਿ ਜੋੜਿ ਵਿਛੋੜਿ। ” 
-- ਬਿਲਾ ੧, ਥਿਤੀ ੩ : ੨ (859) 
- ਮਲਾ ੧, ਵਾਰ ੧ : ੨ (1279) 
ਵਿਛੋੜਿਅਨੁ - ਵਖ ਵਖ ਕਰ ਦਿੱਤੇ, ਵਿਛੋੜੇ 
ਅੰਧਾਰੋ।” -- ਵਡ ੧, ਅਲਾ ੩, ੧ : ੩ (580) 
ਵਿਛੋੜਿਆ -- ਵਖ ਕੀਤਾ, ਜੁੱਦਾਹ ਕੀਤਾ 
“ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ।” 
ਰ੍ - ਆਸਾ ੪, ਸੋਪ ੨,੧:੪(।।) 
ਵਿਛੋੜਿਐ -- ਵਖ ਕਰਦਾ ਹੈ, ਵਿਛੋੜਦਾ ਹੈ 
“ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ 
ਦਿਖਾਇ। ” -- ਮਲਾ ੧, ਵਾਰ ੭ : ੩ (1281) 
ਵਿਛੋੜੀ -- ਵਖ ਕੀਤੀ, ਜੁੱਦਾਹ ਕੀਤੀ 
“ਪੰਚ ਦੂਤ ਮਿਲਿ ਪਿਰਹੁ ਵਿਛੋੜੀ। ” 





-- ਆਸਾ ੫, ੧੫, ੩ : ੧ (375) 
ਵਿਛੋੜੇ - ਵਖ ਕੀਤੇ, ਜੁੱਦਾਹ ਕੀਤੇ 
“ਮਨਿ ਖੋਟੇ ਦਯਿ ਵਿਛੋੜੇ ।” 
-- ਗਉਂ ੪, ਵਾਰ ੧੧ : ੬ (306) 
ਵਿਛੋੜੇਨਿ -- ਵਿਛੋੜੇ 
"ਆਪਿ ਵਿਛੋੜੇਨਿ ਸੇ ਵਿਛੁੜੇ ਦੂਜੈ ਭਾਇ ਖੁਆਇ।” 
-- ਸੋਰ ੪, ਵਾਰ ਦਸ, ੩, ੨ : ੨ (645) 
ਵਿਜੋਗ -- ਵਿਛੋੜਾ ਰ 
“ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ। ” 
-- ਮਾਝ ੫, ਬਾਰਾ ੯ : ੩ (135). 
ਵਿਜੋਗਾ -- ਵਿਛੋੜਾ 
ਵਿਜੋਗਾ ਜੀਉ।-- ਮਾਝ ੫, ੪੮, ੩ : ੩ (108). 
ਵਿਜੋਗਿ -- ਵਿਛੋੜੇ ਕਰਕੇ 
“ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ।” 
-- ਆਸਾ ੪, ਸੋਪੂ ੨, ੨: 8 (11) 
"ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ।” 
(ਵਿਛੋੜੇ ਕਰਕੇ, ਨਿਖੜ ਜਾਣ. ਕਰਕੇ) 
-- ਰਾਮ ੧. ਓਅੰ ੩੨ : 2 (934) 
"'ਸੁਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ।” 
ਵਿਫ਼ੜਨ ਤਕ ਭਾਵ ਡੁਬਣ (ਅਸਤ ਹੋਣਾ) ਤਕ 
-- ਸਾਰ ੪, ਵਾਰ ੧੯ਸ, ੧, ੨ : ੧ (1244) 
ਵਿਜੋਗੀ -- ।. ਵਿਜੋਗ ਅਨੁਸਾਰ, ਵਿਛੋੜੇ (ਦੇ 
ਨਿਯਮ) ਅਨੁਸਾਰ 
“ਸੰਜੋਗੀ ਮਿਲਿ ਏਕ ਸੇ ਵਿਜੋਗੀ ਉਠਿ ਜਾਇ। ” 
- ਸਿਰੀ ੧, ੧੧, ੩ : ੨ (16) 
2. ਵਿਛੋੜੇ ਦਾ ਪਾਤਰ, ਵੱਖ ਹੋਇਆ 
“'ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੂ।” _ 
-- ਸਿਰੀ ੧, ੧੮, ੪ : ਤੇ (21). 


3. ਵਿਜੋਗ, ਵਿਛੋੜਾ 
ਵਿਜੋਗੀ। ”-- ਗੂਜ ੩, ਵਾਰ ੧੩ : ੫ (514) 
ਭਾਗ। ” - ਜਪੁੰ ੧, ੨੯ : ੩ (6) 


“ਸਾਹਾ ਸੰਜੋਗੁ ਵੀਆਹੁ ਵਿਜੋਗੁ।” (ਸਤਿਸੰਗਤ 
ਦਾ ਮੇਲ 'ਸਾਹਾ` ਹੈ ਤੇ ਸੰਸਾਰ ਤੋਂ ਉਪਰਾਮਤਾ _ 


ਵਿਜੋਗੋ 


“ਵਿਆਹ”) __-- ਗਉ ੧, ੩, ੩ : ੧(152) 
ਵਿਜੋਗੇ -- ਵਿਛੋੜਾ ਰ 








`ਵਿਡਾਨੜੈ 
ਤੇ ਨਿਰਣੈ ਅਰਥ ਰੀ ਹੈਰਾਨਿਆ 
ਆ ਕਰਦਾ ਹੈ) 


'ਗੁਣਵੰਤਿਆ ਗੁਣ ਸਾਰਹਿ ਆਪਣੇ ਕੰਤ ਸਮਾਲਹਿ । ਵਿਡਾਣਿਆ -- ਅਸਚਰਜ, ਹੈਰਾਨੀਜਨਕ 


੧ _'ਅ 


ਨਾ ਕਦੇ ਲਗੈ ਵਿਜੋਗੋ।” 
-- ਵਡ ੩, ਅਲਾ ੧, ੧ : ੫ (582) 
_“ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ।” 
__- ਗਉਂ ੪, ਵਾਰ ੩੨ : ੭ (317) 
ਵਿਝਵੀ -- ਬੁਝ ਗਈ 
_“ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ।” 
-- ਸਿਰੀ ੧, ੧੪, ੧ : ੨ (19) 


ਗਰਮ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ।” 


- ਮਰੀ੧ ਵੀ, 4. 3 ੧੧2: 2) 
ਰਾ ਉਤੋਂ, ਤੋਂ 
“ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ 
ਪਿਰੀ ਦਿਖਾਵਏ।” -- ਸਲੋ ੪, ੫ : ੩ (1421) 
ਵਿਟਹੁ - ਉਤੋਂ, ਤੋਂ ਰ 
“ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ।” 
=- ਸਿਰੀ ੩, ੪੪, ੨ : ੧ (30) 
ਵਿਟੜਿਅਹੁ - ਉਤੋਂ, ਤੋਂ 
ਹਰਿ ਵਿਟੜਿਅਹੁ ਸਦਾ ਘੋਲੇ ਜੀਉ।” 
” `> ਮਾਝ ੪, ੬੬, ੨ : ੪ (173 
ਵਿਡਾਣ -- ਅਸਚਰਜ _ 
"ਸਭਿ ਤੇਰੇ ਚੋਜ ਵਿਡਾਣ।” ੍ 
੍ _- ਰਾਮ ੫, ਵਾਰ ੧੩ : ੮ (963) 
ਦਿ - 1. (ਸੰ. ਕਿਫਾਬਜ) ਅਸਚਰਜ, 
ਹਾ ਰੀ ੍ 
ਇਕਿ ਦਾਤੇ ਇਕਿ ਭੇਖਾਰੀ.ਜੀ ਸਭਿ ਤੇਰੇ ਚੋਜ 
`ਵਿਡਾਣਾ। ” -- ਆਸਾ ੪, ਸੋਪੁ ੧, ੨.: ੨ (11) 
2. ਓਪਰਾ, ਬੇਗਾਨਾ ____ 
“ਕਿਉ ਨੇ ਮਰੀਜੈ ਜੀਅਤਾ ਨ ਦੀਜੈ ਜਾ ਸਹੁ 
ਭਇਆ ਵਿਡਾਣਾ। ” 


-- ਵਡ ੧. ਤਮ ੨੦ (558) | 


“ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੂ ਹੈ।” 


ਓਪਰਾ, ਨਿਖਸਮਾ (ਦਰਪਣ) 
` - ਸੂਹੀ ੧, ਅਸ ੩, ੬ : ੨ (752) 





“ਕੀਤਾ ਰਾਤਿ ਦਿਨੰਤੁ ਚੋਜ ਵਿੰਡਾਣਿਆ।” 
_-- ਮਲਾ ੧, ਵਾਰ ੧ : ੫ (1279) 
ਵਿਡਾਣੀ -- ।. ਬੇਗਾਨੀ, ਪਰਾਈ, ਹੋਰਾਂ ਦੀ 
“ਅਔੰਮਿ੍‌ਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ 
ਵਿਡਾਣੀ। _ -- ਸਿਰੀ ੩, ੪੫, ੧ : ੧ (31) 
` -- ਵਡ ੪, ਵਾਰ ੩ਸ. ੩, ੨ : ੧586) 
2. ਅਸਚਰਜ .. 
“ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ। 
ਰ੍ - ਮਾਂਝ ੩, ਅਸ ੧੪. ੨ : ੨ (117) 
“ਜਪਿ ਨਾਨਕ ਪ੍ਰਭ ਅਲਖ ਵਿਡਾਣੀ।” 
(ਅਸਚਰਜ ਰੂਪ) 
- ਗਉ ੫. ਸੁਖ ੧੭, ੫: ੧੦ (286) 
- ਅਸਚਰਜ ਕੌਤਕਾਂ ਵਾਲੇ 
ਅਜ ਜਬ ਸਹ ਚਿਛਾਈ |” (ਪੰਸਜਰਜ 
ਚੌਜਾਂ ਵਾਲੇ)-- ਆਸਾ ੧, ੨੧, ੫ : ੨ (355) 
ਤੂ ਆਪੋ ਜਾਣਹਿ ਸਰਬ ਵਿਡਾਣੀ।” (ਹਰ 
ਤਰ੍ਹਾਂ ਦੇ ਕੌਤਕਾਂ ਵਾਲੇ) 
- ਭੈਰ ੧,੧, ੩ : ੨ (1125) - 
ਵਿਡਾਣੁ -- ਅਸਚਰਜਤਾ, ਹੈਰਾਨਗੀ, ਅਸਚਰਜ 
ਸਿ : ਗਲ 
“ਓਹੁ ਵੇਖੈ ਓਨੇ ਕਵਿ 
_ ਫਿੱਡਾਣੂ।”” . ` _ “ =-ਜਪੂ ੧. ੩੧੪19). " 
"ਸੁਣਿ ਵੇਖਹੁ ਲੋਕਾ ਏਹੁ ਵਿਡਾਣੁ । ” (ਹੈਰਾਨੀਜਨਕ 
ਗਲ)-- ਆਸਾ ੧, ਵਾਰ ੧੫ਸ, ੧. ੪ : ੯੧47) 
ਵਿਡਾਂਣੈ -- ਅਸਚਰਜ 
“ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ। 
-ਗਉ੧, ਅਸ ੧੮, ੩ : ੨ (229). 
ਵਿਡਾਨ -- ਅਸਚਰਜ _ 
“ਚਰ ਕੇ 'ਚੋਜ ਵਿਡਾਨ ਦੇਖ ਜਨੋ ਜੈਂ.ਖਟਾਂ ਖਾਂ 
ਇਕ ਨਿਮਖ ਪਛਾਨੈ।” 
- ਕਲਿ ੪, ੫, ੩“ ੧ (1320) 
ਦੇ ਹੈਰਾਨੀਜਨਕ, ਅਸਚਰਜ 
"ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ 





-- ਆਸਾ ੧. ਵਾਰ ੨ਸ, ੨, ੩ : ੨.(463) 





ਵਿਡਾਨੀ - ਅਸਚਰਜ | 2. ਬੇ ਅਰਥ, ਫਜ਼ੂਲ 
“ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ | __“ਨਾਨਕ ਮੂਰਖ ਏਹਿ ਗੁਣਿ ਬੋਲੇ ਸਦਾ ਵਿਣਾਸੁ। 
ਵਿਡਾਨੀ।” _- ਧਨਾ ੪, ੧੧, ੨ : ੧ (669) | -- ਮਾਝ ੧, ਵਾਰ ੧੨ਸ, ੧, ੧ : ੮ (143) 
ਵਿਡਾਨੁ -- ਅਸਚਰਜ 3. ਨਾਂਸਵੰਤ ` 
“ਇਹੁ ਜਗੁ ਆਪਿ ਉਪਾਇਓਨ ਕਰਿ ਚੌਜੁ “ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ । ” 
ਵਿਡਾਨੁ।” _- ਸੂਹੀ ੩, ਵਾਰ ੪ : ੧ (766) - ਗਉ ੫, ਵਾਰ ੧੫ : ੩ (321) 
ਵਿਡਾਰਣਿ -- ਉਡਾਣ ਵਿਣਾਹੇ -- ਨਾਸ ਕਰਦਾ ਹੈ 
ਜਾਇ।” - ਸਲੋ ਫੋਰ, ੬੫ : ੧ (1381) | - ਰਾਮ ਬਸ, ਵਾਰ ੫ : ੩ (967) 
ਵਿਡਾਰਿ -- ਪਾੜ ਕੇ, ਮਾਰ ਕੇ ਵਿਣੁ - ਬਿਨਾਂ, ਬਗੈਰ ਰ 
“ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਦੇ ਵਿਡਾਰਿ।” “ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ 
- ਮਾਰੂ ੩, ਵਾਰ ੨ਸ, ੩, ੧ : ੪ (1007) ਨਾਇ ਕਰੀ।” .- ਜਪੁ ੧, ੬ : ੧(2) 
ਵਿਡਾਰਿਆ -- ਦੂਰ ਕੀਤਾ, ਮਾਰਿਆ ਵਿਤ -- ਧਨ, ਦੌਲਤ 
ਮਿ ਓ ੪ :੧(68) | _ ਦੁਖਾਹੀ।” -- ਆਸਾ ੫, ੧੫੨, ੧੯: ੧ (40 
ਵਿਡਾਰੀ -- ਦੂਰ ਕੀਤੀ, ਪਰ੍ਹਾਂ ਹਟਾਈ ਵਿਤੰ -- ਧਨ, ਮਾਇਆ ਵਜਾ 
ਕੀ ਮਾਰਿ ਵਿਡਾਰੀ ਢੇਰੀ।” ਜਾ ਬਿਧਿ ਪ੍ਰਕਾਰੰ।” -- ਸਸ ੫. %੬ : ੧(1355) 
ਰ੍ ਭਾਵੀ ਆਉ ਪਤ) ਵਿਤੁ - ਧਨ, ਮਾਇਆ ੍ ੍ 
ਵਿਡਾਰੇ - ਦੂਰ ਕੀਤੇ “ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ। ” 
“ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ _ - ਸਿਰੀ ੧, ਅਸ ੧੫, ੪ : ੧ (63) 
ਦੀਤੀ।” __- ਸੋਰ ੫, ੮੮, ੧“ : ੨ (630) | ਵਿੰਝੋ - ਧਨ, ਮਾਇਆ __ ੍ 
ਵਿਣਸਣਾਂ -- ਨਾਂਜ ਹੋਣਾ ਹੈ, ਨਾਸਵੰਤ ਹੈ . “ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ।” 
-_“ਜੋਂ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ। ” - ਮਾਰੂ ੧, ਅਸ ੪, ੫ : ੨ (1011) 
ਰ -- ਸਿਰੀ ੫, ੯੧, ੧੭ : ੨ (50) | ਵਿਥਰਹ -- ਖੋਲ ਕੇ ਥਿਆਨੀਏ, ਵਿਸਤਾਰ ਕਰੀਏ, 
_-=- ਸੂਹੀ ੫, ਅਸ ੩, ੨ : ੨ (760) ` ਅਪਰ ਅਪਾਰੋ ਰਾਮ ਰਾਜੇ।” ਰ੍ 
ਵਿਣਸਿਆ -- ਨਾਸ ਹੋਇਆ ਰ - ਆਸਾਂ ੪, ਛੰਤ ੧੭, ੩ : ੧ (450) 


ਵੰਨ ਗਇਆ ਖੁ ਵਿਣਸਿਆ ਦੁਖੀ ਦਹ ਰੁਲੀ।"' ਵਿਥਰਾ -- !. ਵਿਸਤਾਰ ਕਰਾਂ, ਖੋਲ ਕੇ ਸਮਝਾਵਾਂ 

-- ਮਲਾ ੧, ਵਾਰ ੨੦ਸੱ, ੧, ੨ : ੨ (1287) “ਗੁਣ ਗਾਵਾ ਗੁਣ ਵਿਥਰਾ ਗੁਣ ਬੇਲੀ ਮੇਰੀ ਮਾਇ।” 

ਵਿਣਾਲ ੨ ਨਾਸ ਹੋ ਜਾਣਾ, ਮੁਕ ਜਾਣਾ ॥ ਰ੍ - ਸਿਰੀ ੪, ੬੭, ੧ : ੧ (40) 
'ਲੇਖਾ ਹੋਇ ਤ ਲਿਖੀਐ ਲੇਖੇ ਹੋਇ ਵਿਛਾਸੁ। ” 2. ਪਈ ਹੋਵਾਂ, ਖਿਲਰੀ ਪਈ ਹੋਵਾਂ 

-- ਜਪੁ ੧. ੨੨ : ੪ (5) “ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ। ” 


“ਇਕਨਾ -ਹਕੰਮਿ ਜਮਾਇ ਲਏ ਇਕਨਾ ਰੁਕੇ - ਮਾਰੂ ੫; ਵਾਰ ੧੩ਸ, ੫, 2 : ੧ (10957 
ਕਰੇ ਵਿਣਾਸੁ।” (ਨਾਸ ਕਰਦਾ ਹੈ ) __ ਵਿਥਾਰ - ਫੈਲਾਉ, ਅਡੰਬਰ, ਪਸਾਰੇ, ਖਿਲਾਰੇ 


ਵਿਦਾ 


- ਸੂਹੀ ੩, ਵਾਰ ੭ਸ, ੨, ੧ : ੧ (787) 
ਬਿਨੁ ਭਰਮਿ ਪਇਆ।” 
- ਰਾਮ ੧. ਅਸ 2, ੬ : ੧ (906) 


ਵਿਦਾ -- ਰੁਖ਼ਸਤ, ਵਿਦਾਇਗੀ 


- ਬਿਹਾ ੪, ਵਾਰ ੬ : ੪ (551) 
ਵਿਦਿਆ --- ਇਲਮ, ਜਾਣਨ ਦੀ ਕਿਰਿਆ, 
ਗਿਆਨ 
“ਵਿਦਿਆ ਵੀਚਾਰੀ ਤਾ ਪਰਉਪਕਾਰੀ। ” 

-- ਆਸਾ ੧, ੨੫, ੧ : ੧ (356) 
“ਗੁਰਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੇ 
ਮਾਨੁ।” (ਬ੍ਹਮ ਗਿਆਨ) 

- ਪ੍ਰਭਾ ੧, ੭, ੧ : ੧ (1329) 

ਵਿਦੇਸਿ -- ਪ੍ਰਦੇਸ ਵਿਚ 

`- ਵਡ ੪. ਵਾਰ ੨੦ਸ, ੧, ੧ : ੧ (594) 
ਵਿਦੇਸੀਅੜੇ -- ਪ੍ਰਦੇਸਾਂ ਵਿਚ 
ਰ -- ਤੁਖਾ ੧. ਛੰਤ ੪, ੩ : ੧ (1111) 
ਵਿਧਉਸਿਆ -- ਨਾਸ ਕੀਤਾ 

"ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ। ” 


-- ਆਂਝ ੧, ਵਾਰ ੨੩ : ੬ (149) ਰ੍ 


ਵਿਧਣ -- ।. ਧਣੀ ਤੋਂ' ਬਿਨਾਂ, ਪਤੀ ਤੋਂ ਬਿਨਾਂ, 
ਨਖਸਮੀ 


2222 
“ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ।” । ਵਿਧਣੀਆ -- ਪਤੀ ਤੋ' ਵਿਹੁਣੀ, ਵਿਧਵਾ 











2 


ਵਿਰਲੇ 


“ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ 
ਅੰਬਨੜੇ ਬਾਰੇ।”” 
- ਵਡ ੧, ਅਲਾ ੩, ੫ : ੨ (580) 
ਲਿਆ 
“ਵਿਧੜੋ ਸਚ ਥੋਕਿ ਨਾਨਕ ਮਿਨੜਾ ਸੋ ਧਣੀ।” 
- ਜੰਤ ੫, ਵਾਰ ੧੧ਸ, ੫, ੨ : ੨ (70੧) 
ਵਿਧਾ - ਵਿੰਨ੍ਹਿਆ, ਭਾਵ ਮੋਹ ਲਿਆ 
- ਗਉਂ ੫. ਵਾਰ ੧੪ਸ, 1 ਵਿ ੧ (321) 
"ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ 
ਵਿਧਾ। ` -- ਆਸਾ ੪, ਛੰਤ ੧੬, ੧ : ੩ (449) 
ਵਿਰਤਿਪਖਿ -- ਤਿਆਗੀ, ਤਿਆਗ ਦਾ ਸਮਰਥਕ 
“ਸੁਰਿ ਨਰ ਵਿਰਤਿਪਖਿ ਕਰਮੀ ਨਾਚੇ ਮੁਨਿ ਜਨ 
ਗਿਆਨ ਬੀਚਾਰੀ।” 
- ਗੂਜ ੩, ਅਸ ੧, ੪ : ੧ (506) 
ਵਿਰਤੀ -- ।. ਵਰਤੀ ਹੋਵੇ 
ਨਾਨਕ ਪੂਛਿ ਕਰਹੁ ਬੀਚਾਰਾ। ” 
- ਸੂਹੀ ੪, ੯. ੪ : ੧ (733) 
2. (ਸੰ. ਕਿ % ਵਕਿ ਰਾਤ ਤੋ ਬਿਨਾਂ) ਦਿਹੁੰ ਦੀਵੀਂ 
-- ਸਿਰੀ ੧, ੨੪, ੪ : ੧ (23) 


| ਵਿਰਲਾ -- ਚੁਣਿਆ ਹੋਇਆ, ਚੀਦਾ, ਕੋਈ ਹੀ _ 


ਰੈਣੀ।” _ - ਧਨਾ ੧. ਛੰਤ ੩, ੪ : ੪ (689) 
'ਵਿਧਣ ਖੂਹੀ ਮੁੰਧ ਇਕੇਲੀ। ” 
- ਸੂਹੀ ਫਰ, ੧, ੩ : ੧ (794) 


ਵਿਧਣਕਾਰੇ -- ਨਖਸਮੀ ਵਾਲੇ ਕੰਮ 


“ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ 


ਵਿਧਣਕਾਰੇ । -- ਵਡ ੧, ਅਲਾ ੩, ੭ : ੨ (੨60) 
(ਮਹਾਨਕੋਸ਼ ਨੇ ਅਰਥ 'ਵੇਧਨ ਕਰਨ ਵਾਲੀ” ਕੀਤਾ 
ਹੈ ਅਤੇ ਕੋਸ਼ ਅਰਥ 'ਕੰਬਾਉਣ ਵਾਲੀ, ਦੁਖੀ 
ਕਰਨ ਵਾਲੀ” ਕਰਦਾ ਹੈ) 


“ਦੁਹਨੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ। ” 
ਰ -- ਸਿਰੀ ੫, ੯੬, ੧: ੨ (51) 
ਵਿਰਲੀ -- ।. ਇਹ ਚੁਣਿਆਂ ਹੋਇਆਂ 


੧ ਖਿਨਾਮੰ ਜਮੀਐ ਖਿੰਡ ਤਰੀਐ ਗੋਭਿੰ ਨਰਕ 
ਵਿਰਲੀ ਜਾਤੀ ਜੀਉ।” 
- ਮਾਝ ੫, 
2. ਕੋਈ ਹੀ, ਚੁਣ ਹੋਈ 
ਵੁਠੀ।”! -- ਗਉ ੫, ੧੬੯", ੩ : ੨ (215) 
ਵਿਰਲੇ =- ਚੁਣੇ ਹੋਏ, ਕੋਈ ਹੀ ੍ 
“ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ 


੧੩. ੪ : ੩ (9%) 


ਵਿਰਲੈ 2223 ਵਿੜਤੇ 








ਸੰਸਾਰਿ।” _ -- ਸਿਰੀ ੧, ੨੦, ੧“: ੨ (21) | “ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੂ। ` 

ਵਿਰਲੈ -- ਵਿਰਲਿਆਂ ਨੇ ਹੀ, ਚੁਣੇ ਹੋਇਆਂ ਨੇ ਹੀ - ਰਾਮ ਬਸ, ਵਾਰ ੬ : ੪ (966) 
“ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ | ਵਿਰੋਲੀਐ -- ਰਿੜਕੀਏ 

ਵਿਰਲੈ ਜਾਤਾ। ” “ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ। ” 

- ਸਿਰੀ ੩, ਅਸ ੨੨, ੮ : ੨ (68) - ਗਉਂ ੧, ਅਸ ੧੮, ੭: ੨ (229). 


ਵਿਰਲੋ -- ਕਿਸੇ ਵਿਰਲੇ ਨੂੰ ਹੀ, ਕਿਸੇ ਨੂੰ ਹੀ ਵਿਰੋਲੈ -- ਰਿੜਕਦਾ ਹੈ 
“ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ।” | “ਪੀਵੈ ਅੰਮ੍ਰਿਤੁ ਤਤੁ ਵਿਰੋਲੈ। ” 
-- ਗਉ ੫. ਵਾਰ ੧੪ਸ, ੫,੨ : ੧(321)। -- ਗਉ ੧, ਅਸ ੧੫, ੩ : ੩ (227) 
ਵਿਰਾਇਣਿ -- ਰੁਆ ਦੇਣ ਵਾਲੀ ਭਾਵ ਦੁਖ ਦੇਣ | ਵਿਲਮੁ -- (ਸੰ. ਰਿਜਾਕ:) ਦੇਰੀ 
ਵਾਲੀ (ਮਹਾਨ ਕੋਸ਼); ਵੈਰਣ | “ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ 





(ਸ਼ਬਦਾਰਥ, ਦਰਪਣ) ਦੋਸਤੀ ਚਲਨਿ ਵਿਕਾਰ। ” 
“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ - ਵਡ ੪, ਵਾਚ ਪੁਲ, ਬੋ, ੧ : € 56੧) . 
ਜੇਠੋ ਪਉ ਪਉ ਲੂਹੈ।” ਵਿਲੰਮੁ -- ਦੇਰੀ, ਵੇਖੋ 'ਵਿਲਮੁ' 
-- ਰਾਮ ੫, ਵਾਰ ੧੩ਸ, ੫, ੨ : ੧ (963) “ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ।” 
ਵਿਰਾਗੀ -- (ਸੰ. ਰਿਵਗਿਜ) ਵੈਰਾਗ ਵਾਲਾ - ਮਾਝ ੧, ਵਾਰ ੨੦ : ੭ (147) 
“ਜੋ ਪੁੰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ | ਵਿਲਲਾਇ -- ਰੋਂਦਾ ਹੈ, ਚੀਕਦਾ ਪੁਕਾਰਦਾ ਹੈ 
ਤਿਸੁ ਪਿਛੇ ਵਿਰਾਗੀ। ” “ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ। ” 
-- ਗਉਂ ੫, ੧੧੯”, ੧: ੨ (204) -- ਮਾਝ ੧, ਵਾਰ ੧੧ਸ, ੧, ੨ : ੩ (143) ` 
ਵਿਰਿਕਿਓਨੁ - ਆਖਿਆ, ਕਹਿਆ ਵਿਲਾਇ -- ਦੁਰ ਹੋ ਗਿਆ, ਲੋਪ ਹੋ ਗਿਆ 
“ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ | “ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ।” 
ਵਿਰਿਕਿਓਨੁ । -- ਰਾਮ ਬਸ, ਵਾਰ ੪ : ੨ (967) -- ਰਾਮ ੩. ਵਾਰ ੧ਸ, ੩. ੨ : ੧ (947) 
ਵਿਰੋਧ -- ਵੈਰ, ਦੁਸ਼ਮਨੀ, ਮੁਖਾਲਫਤ ਵਿਲਾਇਤਿ -- ਵਤਨ, ਆਪਣਾ ਦੇਸ 
-- ਰਾਮ ੧, ਸਿਗੋ ੩੭ : ੩ (942) ਦੇਸ ਗਏ।” -- ਆਸਾਂ ੧, ੩੩, ੨-: ੧ (358) 
ਵਿਰੋਧਿ -- ਵੈਰ, ਦੁਸ਼ਮਨੀ, ਮੁਖਾਲਫ਼ਤ ਵਿਲਾੜਿ -- ਲੰਘ ਜਾਵੇ 
“ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੂ।” | “ਪਤਣਿ ਕੁਕੇ ਪਾਤਣੀ ਵੰਵਹੁ'ਧ੍ਰਕਿ ਵਿਲਾੜਿ । 
- ਸਿਰੀ ੧, ਅਸ ੫, ੭ : ੨ (56) ` - ਮਾਰੂ ੧. ਅਸ ੧੦, ੬ : ੧(1015) 
ਵਿਰੋਧੁ --_ਮੁਖ਼ਾਲਫਤ, ਵੈਰ ਵਿਲੋਇ -- ਰਿੜਕੀਏ 
“ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ | “ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ 
ਵਿਰੋਧੁ।” __-- ਸਿਰੀ ੧. ੧੪, ੩ : ੧ (19) ਵਿਲੋਇ। ” -- ਸੋਰ ੧, ਅਸ ੩, ੨ : ੩ (636) 


“ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ | ਵਿਲੋਈਐ -- ਰਿੜਕੀਏ ਰ 
ਇਕ ਠਾਇ। ” -- ਵਡ ੩. ੯, ੧ : ੧ (560) “ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ 


ਵਿਰੋਲਿ -- ਫੋਲ ਕੇ, ਰਿੜਕ ਕੇ ਤਬੁ।” __-- ਸੋਰ ੧, ਅਸ ੨, ੫ : ੧ (635) 

“ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ । ਵਿਲੋਵੈ -- ਰਿੜਕਦੀ ਹੈ 
ਅਨੂਪ ਦਿਖਾਈ।” “ਵ੍ਠੈ ਘਾਹੁ ਚਰਹਿ ਸੁਰਹੀ ਸਾਧਨ ਦਹੀ ਵਿਲੋਂਵੈ । ” 
- ਆਸਾ ੪੩, ਛੱਤ ੮, ੪ : ੫ (442) - ਮਾਝ ੧, ਵਾਰ ੨੬ਸ, ੧, ੧ : ੨੧ (150) 


ਵਿਰੋਲਿਆ -- ਰਿੜਕਿਆ ਵਿੜਤੇ -- ਵੱਟ ਲਏ 


ਵੀਆਹਣ 


2224 


ਵੀਚਾਰਸਿ 


“ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋਲਾਈਆ।” ਰ ਜੋ 


-- ਮਾਰੂ ੫, ਵਾਰ ੧੨ : ੨ (1098) 
ਵੀਆਹਣ -- ਵਿਆਹੁਣ ਲਈ 
ਖੋਲ ਦੇਖਿ ਮਨਿ ਅਨਦੁ ਭਇਆ ਸਹੂ ਵੀਆਹਣ 
ਆਇਆ। ” -- ਆਸਾ ੧, ੧੦. ੧ : ੨ (351) 
ਵੀਆਹਣਿ -- ਵਿਆਹੁਣ ਲਈ 
“ਗੁਰਮੁਖਿ ਵੀਆਹਣਿ ਆਇਆ।” (ਗੁਰੂ ਦੇ 
ਰਾਹੀਂ) __-- ਸੂਹੀ ੪, ਛੰਤ ੩, ੪ : ੨ (775) 
ਵੀਆਹਿ -- ਵਿਆਹ ਵਿਚ, ਅਨੰਦ ਕਾਰਜ ਵਿਚ 
“ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ 
ਸਮਾਣਾ। ” ਰ 
``- ਮਲਾਂ ੧, ਵਾਰ ੨ਪਸ, ੧, ੨ : ੧੮-(1290) 


ਵੀਆਹਿਆ -- ਵਿਆਹਿਆ ਗਿਆ 














'ਮਾਂਸੁ। -- ਮਲਾ ੧, ਵਾਰ ੨ਪਸ, ੧, ੧: ੫ (1289) 


ਵਿਆਹੀਆਂ - ਦੇ ਵਿਆਹ ਹੋ ਗਏ, ਵਿਆਹੀਆਂ | 


ਗਈਆਂ 
"'ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ।” 
- ਆਸਾ ੧, ਅਸ ੧੧, ੨ : ੧ (417) 
ਵੀਆਹੁ -- ਸ਼ਾਦੀ, ਅਨੰਦ ਕਾਰਜ, ਨਿਕਾਹ 
“ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ 
ਪਾਇਆ। ” - ਸਿਰੀ ੪, ਛੰਤ ੧, ੨ : ੧ (78) 
"ਇਕ ਦੂ ਜੀਭੋਂ ਲਖ ਹੋਹਿ ਲਖ ਹੋਵਹਿ ਲਖ ਵੀਸ।” 
- ਜਪੁ ੧, ੩੨ : ੧ (7) 
ਵੀਸਰਉ -- ਵੀਸਰੋਂ, ਮੈਂ' ਵਿਸਰਾਂ (ਭੁਲਾਂ) 
“ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ 
_ਮਇਆ।” _ -- ਸਿਰੀ ੫, ੮੪, ੪ : ੩ (47) 
ਵੀਸਰਹਿ -- ਭੁੱਲੇ, ਵਿਸਰੇ 





“ਕੀੜੀ ਤੁਲਿ ਨ _ਹੋਵਨੀ ਜੋ ਤਿਸੁ ਮਨਹੁ ਨ 


'ਵੀਸਰਹਿ।” 
ਵੀਸਰਿ -- ਭੁੱਲ, ਵਿਸਰ 
“ਰਾਮ ਰਾਮ ਵੀਸਰਿ ਨਹੀ ਜਾਇ।” 


- ਗੋਂਡ ੫, ੧੦, ਦੋ : ੩ (865) 


_ਵੀਸਰਿਆ -- ਭੁਲਿਆ 


- ਜਪੁ ੧, ੨੩ : ੪ (5) 


“ਪੁਣਵਤਿ ਨਾਨਕ ਤ੍ਰਿਨ ਕੀ ਸਰਣਾ ਜਿਨ ਤੂ ਨਾਹੀ ਹ 


ਵੀਸਰਿਆ।'' .. 


-- ਆਸਾ ੧, ਸੋਪੁ ੩, ੨: ੨ (12) 
"ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ 
ਵੀਸਰਿਆ। ` (ਭੁਲ ਗਿਆ) 
- ਆਸਾ ੧, ਪਟੀ ੨੮ : ੨ (434) 
ਵੀਸਰੇ -- ਭੁਲੇ ਰ 
"ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ 
'ਤਾਹਿ।” - ਸਿਰੀ ੧, ੧੫, ੪ : ੩ (20) 
ਵੀਸਰੈ -- ਭੂਲ ਜਾਵੈ ਰ੍ 
“ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ 
ਨਾਉ।” - ਸਿਰੀ ੧, ੧, ੧ : ੩ (14) 
“ਮਾਇਆ ਮਨਹੁ ਨ ਵੀਸਰੈ ਮਾਂਗੇ ਦੰਮਾ ਦੰਮ।” 
_ (ਭੂਲਦੀ) ਰ੍ 
- ਮਾਰੂ ੫, ਵਾਰ ੨੧ਸ, ੫, ੧: ੧ ਰੀ 
ਵੀਹ -- ਗਿਣਤੀ ਦੀ ਇਕ ਇਕਾਈ ਰੀ 
"ਗਲ? ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ।” 
_(ਭਾਂਵ ਕਈ) _-- ਸਲੋ ਫਰ, ੮੭ : ੧ (3੧2) 
ਵੀਗਾ -- ਟੇਢਾ ਰ 
“ਵਾਟ ਨ ਪਾਵਉ ਵੀਗਾ ਜਾਉ।” 


ਰੀ. ਘਾਇ -੧(354) 


ਵੀਚਾਰ -- 1. ਵੀਚਾਰ ਕਰਨ ਵਾਲੇ 


ਰ -- ਜਪੁ ੧, ੧੭:੫(4)' 
ਉਤ ਵਿਵੇਕ ਨਾਲ ਕੀਤੀ ਪੁੰਨ ਛਾਣ ਅਥਵਾ ਵਿਵੇਚਨ, 

_ਵਿਚਾਰ, ਚਿੰਤਨ 
"ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ 
_ਵੀਚਾਰ।  - ਸਿਰੀ ੩, ੫੩, ੪ : ੨ (34) 
"ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ।” 
_(ਵਿਚਾਰਾਂ)-- ਮਲਾ ੧. ਵਾਰ ੧ : ੬ (1279) 
ਖਿਆਲ ਰ 

- `- ਮਾਝ ੧, _ਵਾਰ ੨੭ਸ, ੧, ੨: ੫ (150) 
4. ਵਿਚਾਰ ਕੇ ਰ 

"ਮਨਸਾ ਮਨਹਿ ਸਮਾਇਲੈ ਗੁਰ ਸਬਦੀ ਰ੍ 

_ਵੀਚਾਰ। -- ਭੈਰ ੩, ੧੭, ੧: ੧(1132) 
ਵੀਚਾਰਸਿ -- ਵਿਚਾਰਦਾ ਹੈ ਹੇ 

ਨਿਰੁਸ਼ਾਣੀ। ”-- ਪ੍ਰਭਾ ੧, ਅਸ ੭. ੫: ੨ (1345) 


੨ 
ਹਦ 


੮ 


ਇਤ. 








ਵੀਚਾਰਹਿ -- ਵਿਚਾਰਦੇ ਹਨ 
__ ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ।” 
-- ਗਉ ੪, ਵਾਰ ੧੨ : ੧ (306) 
“ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ 
ਕਾ ਆਚਾਰੁ।” (ਵਿਚਾਰਦਾ) 
- ਗੂਜ ੩, ਵਾਰ ੧ਸ, ੩. ੨ : ੩ (509) 
ਵੀਚਾਰਹੁ -- ਵਿਚਾਰੋ, ਵਿਚਾਰ ਕਰੋ 
“ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ 
ਲਾਗੈ।”” _-- ਆਸਾ ੫, ੧੧੪, ੧" : ੧ (399) 
_ਵੀਚਾਰਦਾ -- ਵਿਚਾਰ ਕਰਦਾ ਹੈ ___ 
“ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ।” 
ਰਹ - ਗੂਜ ੫, ਵਾਰ ੪ : ੪ (519) 
ਵੀਚਾਰਾ -- ।. ਵਿਚਾਰ ਕੀਤਾ ਰ 
“ਮਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ।” 
(ਭਾਵ ਧਿਆਨ ਕੀਤਾ, ਬਾਰੇ ਚਿੰਤਨ ਕੀਤਾ) 
--- ਮਾਝ ੧, ਵਾਰ ੬ : ੧ (140) 
2. ਵਿਚਾਰ ਨੂੰ, ਖਿਆਲ ਨੂੰ, ਚਿੰਤਨ ਨੂੰ 
“ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ। ` 
-- ਮਾਝ ੧, ਵਾਰ ੭ : ੪ (141) 


“ਵਿਰਲਾ ਕੌ ਪਾਏ ਗੁਰ ਸਬਦਿ ਵੀਚਾਰਾ। ” 





- ਗਉ ੩, ੩੦, ੩ : ੨ (160) 


3. ਵਿਚਾਰ ਕੇ 
“ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ। ” 
-- ਗਉਂ ੧, ਅਸ ੧੮, ੧" : ੧ (229) 
“ਗੁਰਮੁਖਿ ਸੇਵਿਆ ਸਬਦਿ ਵੀਚਾਰਾ। ” 
`_ = ਮਾਰੂ ੩, ਸੋਲਾ ੬, ੯ : ੨ (1049) 
“ਆਪੇ ਮੇਲੈ ਗੁਰ ਸਬਦਿ ਵੀਚਾਂਰਾ। (ਵਿਚਾਰ 
ਦੁਆਰਾ)-- ਮਾਰੂ ੩, ਸੋਲਾ ੯, ੨ : ੨ (1052) 
4. ਵਿਚਾਰ, ਚਿੰਤਨ ਰ੍ 


- ਆਸਾ ੧, ਅਸ ੧,੫ : ੨ (411) 


“ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕ ਕਹੈ | 


ਵੀਚਾਰਾ। ` 
-- ਆਸਾ ੧, ਛੰਤ ੨, ੪ : ੬ (437) 
5. ਵਿਚਾਰਦਾ ਹੈ, ਵਿਚਾਰ ਕਰਦਾ ਹੈ 
“ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ। ” 


- ਆਸਾ ੧, ਅਸ ੨੧, ੫ : ੨ (422) 








6. ਵੀਚਾਰਿਆ, ਭਾਵ ਸਮਝਿਆ _ 
“ਦਾਨਾ ਕੈ ਸਿਰਿ ਦਾਨੁ ਵੀਚਾਰਾ।” 
- ਮਾਰੁ ੧, ਸੋਲਾ ੧੪, ੧੫ : ੧ (1035) . 





ਵੀਚਾਰਿ - ।. ਵਿਚਾਰ ਕਰਨ ਵਿਚ ਭਾਵ ਵਿਚਾਰਨ 


ਦੀ 
"ਜੋਰੁ ਨ ਸੁਰਤੀ ਗਿਆਨਿ ਵੀਚਾਰਿ। ” 
-- ਜਪੁ ੧, ੩੩ : ੫ (7) 
2. ਵਿਚਾਰ ਕਰਨ ਨਾਲ, ਵਿਚਾਰ ਦੁਆਰਾ, ਵਿਚਾਰ 
“ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ। ” 
-- ਸਿਰੀ ੧, ੧੬, ੧ : ੧ (20) 
“ਸਿਖੀ ਸਿਖਿਆ ਗੁਰ ਵੀਚਾਰਿ। ” ੍ 


-- ਆਸਾ ੧, ਵਾਰ ਪਸ, ੧, ੨ : ੧੩ (465) 


3. ਖਿਆਲ ਨਾਲ 


“ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ।” 
-- ਸਿਰੀ ੧, ਅਸ ੧, ੭ : ੧ (53) 
“ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ।” 
-- ਆਸਾ ੧, ਵਾਰ ੬ਸ, ੧,੧: ੭ ਰਾ ਤੁ 

4. ਵਿਚਾਰ ਕੇ, ਸੋਚ ਕੇ 
“ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ 
_ਵੀਚਾਰਿ। -- ਸਿਰੀ ੧, ਅਸ ੬, ੩: ੧(੨6) 
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ।” 
`_ =- ਬਨਾ ੧. ੨, ੧" : ੧ (660) 

5. ਵਿਚਾਰ ਨੂੰ 
“ਸੁਣਿ ਮਨ ਮੇਰੇ ਸਬਦੁ ਵੀਚਾਰਿ। 


- ਗਉ ੩, ੩੧, ੧" : ੧ (161) 


6. ਉਪਦੇਸ਼ ਰਾਹੀਂ 


"ਭਗਤਿ ਨਿਰਾਲੀ ਅਲਾਹ ਦੀ ਜਾਧੈ ਗੁਰ 
ਵੀਚਾਰਿ। ” 

-- ਆਸਾ ੩, ਅਸ ੩੬, ੯: ੧ (430) 
“ਜਾ ਕੀ ਭਗਤਿ ਕਰਹਿ ਜਨ ਪੂਰੈ ਮੁਨਿ ਜਨ 





ਸੇਵਹਿ ਗੁਰ ਵੀਚਾਰਿ। ” 
-- ਗੂਜ ੧, ੨, ੧ : ੨ (489) 
7. ਵਿਚਾਰੋ 
ਸਕਾ ਬਾਈ ਇਕ ਗੁਰ ਇਕੋਂ ਸਬਦ ਵੀਦਾਚਿ।” 





-- ਸੋਰ ੪. ਵਾਰ ੧੦ਸ, ੩, ੨ . ੧ (646) 
ਗੁਰ ਕਾ ਸਬਦੁ ਵੀਚਾਭਿ ਜੋਗੀ।” 


- ਰਾਮ ੧, ਵਕ ੩ : ੧ (679) 








_ਵੀਚਾਰਿਆ_ 2226 ਵੀਚਾਰੁ 
8. ਸਮਝੋ, ਜਾਣੋ ਬੁਧਿ ਵੀਚਾਰੀ।” (ਵਿਚਾਰਿਆ ਹੈ) 
“ਹੋਵੈ ਪਰਵਾਣਾ ਕਰਹਿ ਧਿਕਾਣਾ ਕਲਿ ਲਖਣ _- ਗੂਜ ੩, ਅਸ ੧, ੪ : ੨ (506) 
ਵੀਚਾਰਿ। ” "ਸਦਾ ਸੁਖੁ ਸਾਚੈ ਸਬਦਿ ਵੀਚਾਰੀ। ” 
-- ਰਾਮ ੧, ਅਸ ੧, ੧" : ੨ (902) (ਵਿਚਾਰਿਆਂ, ਵਿਚਾਰ ਕੇ) ਰ 
9. ਵਿਚਾਰਵਾਨ, ਗਿਆਨੀ ੍ -- ਵਡ ੩, ੭, ੧" : ੧(560) 
“ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ 4. ਵਿਚਾਰ ਭਾਵ ਗਿਆਨ 
ਜਪ ਤਪੋ।” 'ਭਿਖਿਆ ਸਹਜ ਵੀਚਾਰੀ ਖਾਇ। ” . 


_ = ਤੁਖਾ ੧, ਛੰਤ ੬, ੨ : ੫ (1113) 

ਵੀਚਾਰਿਆ -- ਵਿਚਾਰ ਕੀਤਾ, ਸੋਚਿਆ, ਨਿਰਣਾ 
ਕੀਤਾ 

“ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ 


0. %% 


ਏਨਾ ਵੇਚਾਰੇ। 


-- ਗਉਂ ੪. ਵਾਰ ੧੪ਸ, ੪, ੧ : ੬ (307) । 
“ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਰ੍ 


ਜਨਾ ਵੀਚਾਰਿਆ।” (ਵਿਚਾਰ ਕੀਤੀ ਭਾਵ 
ਨਿਰਣਾ ਕੀਤਾ ਹੈ) 
ਰਿ ਵਾਰ ੩੦ਸ, ੪, ੧: ੫3 
ਵੀਚਾਰੀ -- ।. ਵਿਚਾਰ ਕਰਾਂ 
ਵੀਚਾਰੀ ਗੁਣ ਸੰਗ੍ਾ ਅਵਗੁਣ ਕਚਾ ਧੋਇ” 


- ਸਿਰੀ ੩, ੬੦, ੪: ਰੀ 


2. ਵਿਚਾਰਵਾਨ _ 
"ਨਾਨਕ ਨਾਮਿ ਰਤੇ ਵੀਚਾਰੀ ਸਚੌ ਸਚੁ 
ਕਮਾਵਣਿਆ। ” ਨ 
`..- ਮਾਝ ੩, ਅਸ ੧੯, ੮ : ੩ (121) 
“ਵਿਦਿਆ ਵੀਚਾਰੀ ਤਾਂ ਪਰਉਪਕਾਰੀ।” 
-- ਆਸਾ ੧, ੨੫, ੧: ੧ (356) 
“ਘਰ ਮਹਿ ਪੰਚ ਵਰਤਦੇ ਪੰਚੇ ਚੇ ਵੀਚਾਰੀ। ” 
(ਵਿਚਾਰਵਾਨ ਹੋ ਕੇ) 
`` - ਆਸਾ ੩, ਅਸ ੨੬, ੮ : ੨ (425) 
3. ਵਿਚਾਰਦੀ ਹੈ ਰ 
“ਹਰਿ ਸਿਉ ਰਾਤੀ ਸਬਦੁ ਵੀਚਾਰੀ।” 
=ਾ- ਸਾ 'ਐੂੰ. 6, ੨ ? ੨ (353) 


“ਐਸੇ ਪ੍ਰੇਮ ਭਗਤਿ ਵੀਚਾਰੀ।” ਵਿਚਾਰੀ ਜਾਂਦੀ | 
੧(414). 
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ | 


ਹੈ) - ਆਸਾਂ ੧, ਅਸ ੬, ੧": 


ਆਖਿ ਵੀਚਾਰੀ।” (ਵਿਚਾਰ ਕੇ) 
- ਆਸਾ ੩, ਅਸ ੨੩, ੨ : ੨ (423) 





-.ਰਾਮ ੧, ਅਸ ੨, ੨ : ੪ (903) 
ਵੀਚਾਰੀਆ -- ਵਿਚਾਰਵਾਨ ਰ 
_ਧਿਆਇ।” -- ਗਉ ੪, ਕਰ ੧, ੨ :੧ (234) 
“ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ, 
_ ਵੀਚਾਰੀਆ। ” (ਵਿਚਾਰਵਾਨਾਂ ਨੂੰ) 
-- ਬਿਲਾ ੧, ਛੰਤ ੧, ੨ : ੬ (843) 


ਵੀਚਾਰੀਐ -- ਵਿਚਾਰ ਕਰੀਏ, ਧਿਆਨ ਵਿਚ 


ਲਿਆਈਏ 
“ਏਕੇ ਸਬਦੁ ਵੀਚਾਰੀਐ ਅਵਰ ਤਿਆਗੈ ਆਸ। 
___ -- ਸਿਰੀ ੧, ੧੨, ੪ : ੨ (1੧) 
“ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭੰਗਤਿ 
_ਹੋਇ।” (ਧਿਆਨ ਵਿਚ ਰਖੀਏ) 
-- ਸਿਰੀ ੩, ੫੫, ੧ : ੧ (35) 
"ਪੜਿਆ ਅਤੈ ਓਮੀਆ ਵੀਚਾਰੁ ਅਗੈ 
ਵੀਚਾਰੀਐ। ” (ਭਾਵ ਨਿਰਣਾ) ___ 
'-- ਆਸਾ ੧, ਵਾਰ ੧੨ : ੪ (469) 
ਵੀਚਾਰੁ -- ।. ਖ਼ਿਆਲ, ਗਲ, ਮਤਿ, ਗਿਆਨ 
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ।” 
`-- ਜਪੁ ੧, ੩ : ੪ (2)' 
`ਨਾਨ ਸਾਚੁ ਕਹੈ ਵੀਚਾਰੁ।” 
-- ਆਸਾ ੩, ਅਸ ੨੪, ੮ : ੧ (423) 
“ਧੰਧੈ ਧਾਵਤ ਜਗੁ ਬਾਧਿਆ ਨਾਂ ਸੂਝੈ ਵੀਚਾਰੁ।” 
- ਮਾਰੂ ੧, ਅਸ ੨, 2 : ੧ (1010) 
”ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ 
_ ਬ੍ਰਹਮ ਵੀਚਾਰੁ । ” (ਆਤਮ, ਗਿਆਨ) 
- ਸੱਲੋ ੪, ੨ : ੫ (1421) 
ਨ ਵਿਵੇਚਨ, ਵਿਚਾਰ ਕਰਨਾ 
`ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ । ” 


ਜਿਤ ੧; &. ੯ :੫੧2) 





“ਕੁਦਰਤਿ ਕਵਣ ਕਹਾ ਵੀਚਾਰੁ।” (ਵਿਚਾਰ 

ਕਰ ਸਕਾਂ) __ -- ਜਪੁ ੧, ੧੬ : ੨੨ (3) 
“ਕਰਮੀ ਕਰਮੀ ਹੋਇ ਵੀਚਾਰੁ। (ਭਾਵ ਨਿਰਣਾ) 
-- ਜਪੁ ੧, ੩੪: ੬ (7) 


(ਵਿਚਾਰ ਕਰਨ ਦਾ ਗੁਣ) 


-- ਆਸਾ ੧, ਅਸ ੨੦, ੨ : ੧(421) 


“ਤੈਗੁਣ ਸਭਾ ਧਾਤੁ ਹੈ ਪੜਿ ਪੜਿ. ਕਰਹਿ 
ਵੀਚਾਰੁ । ` (ਵਿਚਾਰਦੇ) 
- ਮਲਾ ੩, ਅਸ ੨, ੬ : ੧ (1277) 
3. ਅਨੁਮਾਨ, ਅੰਦਾਜ਼ਾ 
“ਕੇਤਿਆ ਗਣਤ ਨਹੀ ਵੀਚਾਰੁ।” 
--ਜੰਪੂ ੧, ੨੫ : ੪ (5) 
4. ਵਿਚਾਰਵਾਨ ਰ੍ 


-- ਧਨਾ ੧, ਅਸ ੨, ੭ : ੧ (686). 


ਵੀਚਾਰੇ -- ।. ਵਿਚਾਰਦਾ ਹੈ 
ਸਹਿ ਜਿਤ ਗੜ ਲਿਕਿੰ ਜਾਣਹਿ ਨਿਕਿ ਜਿ 
ਧਰਮੁ ਵੀਚਾਰੇ । ” 


- ਵਿਚਾਰੇ ।” -- ਜਪੁ ੧, ੨2 : ੮ (6) 
“ਆਸਣਿ ਬੈਸਣਿ ਥਿਰੁ ਨਾਂਰਾਇਣੂ ਤਿਤੁ ਮਨੁ 
ਰਾਤਾ ਵੀਚਾਰੇ ।” 

--- ਆਸਾ ੧. ਛੰਤ ੨, ੧ : ੫ (436) 
3. ਵਿਚਾਰ ਕਰੇ 
ਰੋੜੇ ਗਾਵਨਿ ਸੈ ਜੈ ਬਿ ਨ ਆਵਨ 
ਨਾਨਕੁ ਕਿਆ ਵੀਚਾਰੇ ।” 

- ਜਪੁ ੧, 2? ੧੬ (6) 

“ਵਖਤੁ ਵੀਚਾਰੇ ਸੁ ਬੰਦਾ ਹੋਇ।” (ਭਾਵ ਚੰਗੀ 


ਤਰ੍ਹਾਂ ਵਰਤੇ) . 
- ਸਿਰੀ ੪, ਵਾਰ ੪ਸ, ੧, ੧ : ੨ (84) 
"ਇਸੁ ਪਦ ਵੀਚਾਰੇ ਸੌ ਜਨੁ ਪੂਰਾ ਤਿਸੁ ਮਿਲੀਐ 
ਭਰਮੁ ਚੁਕਾਇਦਾ।” 
- ਮਾਰੂ ੧, ਸੋਲਾ ੧੭, ੩ : : ੩ (1037) 
4. ਵਿਚਾਰ ਨੂੰ, ਤਤ ਨੂੰ 


ਦੁਸਟ ਚਉੜਤੀ ਸਦ ਕੁਝ ਕਮਵਹਿ ਨ ਝਮਿ 


-- ਜੋਪੂ ੧. 22? ੫ (61 


2. ਵਿਚਾਰ ਅੰਦਰ, ਵਿਚਾਰ ਵਿਚਾਰ ਕੇ, ਵਿਚਾਰ । 











ਵੀਛੂੜੇ 





ਵੀਚਾਰੇ।` -- ਸੋਰ ੩, ੫, ੨ : ੧ (601) 
'“ਸਾਧਿਕ ਸਾਚ ਭਲੇ ਵੀਚਾਰੇ । ” ਰ 
- ਮਾਰੂ ੧, ਸੋਲਾ ੧੪, ੧੦ : ੨ (1035) 
- ਮਾਰੂ ੧, ਸੋਲਾ ੧੬, ੧੪ : ੨ (1037) 
ਵੀਚਾਰੈ -- ।. ਵਿਚਾਰਨ ਨਾਲ 
“ਹਉਮੈ ਨਿਵਰੈ ਗੁਰਸਬਦੁ ਵੀਚਾਰੈ । 
-- ਗਉ ੧, ਅਸ ੧੩, ੩ : ੧ (226) 
“ਸਬਦੁ ਵੀਚਾਂਰੈ ਚੂਕਸਿ ਸੋਗਾ।” 
- ਰਾਮ ੧, ਅਸ ੨, ੭ : ੨ (903) 
2. ਵਿਚਾਰ ਕਰੇ 
“ਸਤਿਗੁਰੁ ਸੇਵਿ ਤਤੁ ਵੀਚਾਰੈ। ” 


- ਆਸਾਂ ੧, ੧੪, ੩ : ੪ (353) . 


ਵੀਚਾਰੋ -- ਵਿਚਾਰ, ਚਿੰਤਨ ` ਰ 
-- ਗਉ ੧. ਛੰਤ ੨, ੪ : ੧ (243) 
ਵੀਚਾਰੋ।” (ਵਿਚਾਰ ਕੇ, ਵਿਚਾਰ ਰਾਹੀਂ) 
ਰ _ -- ਆਸਾ ੧, ਛੰਤ ੩, ੩ : ੪ (437) 
“ਸੁਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ 
ਵੀਚਾਰੋ।” (ਵਿਚਾਰਦਾ ਹੈ, ਨਿਗਰਾਨੀ ਕਰਦਾ 
ਹੈ) __ ---ਵਡ ੧, ਅਲਾ ੩, ੧ : ੪ (੨80) 
ਵੀਚਾਰੋਵਾ -- ਵਿਚਾਰ ਅਨੁਸਾਰ 
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ 
ਵੀਚਾਰੋਵਾ। ”-- ਵਡ ੧. ਅਲਾਂ ੪, ੨ : ੨ (5ਨ।) 
ਵੀਛੂੜਣਾ -- ਵਿਛੜਨਾ, ਵਖ ਹੋਣਾ 
“ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਂਮ।” 
- ਬਿਹਾ ੫, ਛੰਤ ੯, ੩ : ੨'(548) 
ਵੀਛੜਿ' -- ` ਵਿਛੜ ਕੇ, ਵੱਖ ਹੋ ਕੇ __ 
“ਮਨਮੁਖਿ ਸੋਂਝੀ ਨ ਪਵੈ ਵੀਛੁੜਿ ਚੋਟਾ ਖਾਇ। 


ਪਾ - ਸਿਰੀ ੧, ਅਸ ੧੧, ੧੦ : ੨ (60)" 
ਵੀਛੁੜਿਆ -- ਵੱਖ ਹੋਇਆ, ਵਿਛੜਿਆ, 


ਵਿਯੋਗਿਆ ੧ 
“ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ 


_ਰਾਮ।”' -- ਬਿਹਾ ੫, ਛੰਤ ੮, ੪ : ੧ (547) 
ਵੀਛੂੜੇ -- ਵੱਖ ਹੋਏ ਹੋਏ, ਵਿਯੋਗੇ ਗਏ ___ 


ਵੀਛੁੜੈ 


2228 ਵੁਠੈ 





“ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ 
ਰਾਮੂ।'” 
ਵੀਛੁੜੈ -- ਵੱਖ ਹੁੰਦੇ, ਵਿਛੁੜਦੇ 
“ਸਬਦਿ ਮਿਲੀ ਨ ਵੀਛੁੈ ਪਿਰ ਕੈ ਅੰਕਿ ਸਮਾਇ।” 
- ਸਿਰੀ ੩, ਅਸ ੨੧, ੨ : ੩ (66) 
ਵੀਥਰੈ -- ਵਿਸਥਾਰ ਕਰਦੀ ਹੈ, ਖਿਲਾਰਦੀ ਹੈ 
ਰ - ਸਿਰੀ ੧, ੯, ਜੀ :੧੧।7) 
ਵਿ 1. ਬਹਾਦਰ, ਜੋਧੇ 


“ਗਾਵਨਿ ਜੜੀ ਸਤੀ ਸੰਤੋਖੀ ਗਾਵਹਿ ਵੀਰ 


ਕਰਾਰੇ।” _ -- ਜਪੁ ੧, ੨੭ : ੯ (6) 
2. ਭਰਾ ਭਾਵ ਸਾਕ ਸੰਬੰਧੀ 
ਰੁੰਨੇ ਵੀਰ ਸਬਾਏ। ” ਰ੍ 
-- ਵਡ ੧, ਅਲਾ ੧, ੧ : ੩ (579) 
. ਬੀਰ (ਹਨੂਮਾਨ, ਭੈਰਉ ਆਦਿ) ਜੋ ਪੁਰਾਣਾ 
ਅਨੁਸਾਰ 52 ਹਨ 
._ ਰ੍ - ਸਿਲਾ ੩, ਵਾ ੧, ੬ : ੧(841) 
ਵੀਰਵਾਰਿ -- ਹਫਤੇ ਦਾ ਚੌਥਾ ਦਿਨ 
- ਬਿਲਾ ੩, ਵਾ ੧, ੬ : ੧ (841) 
ਵੀਵਾਹੀ -- ਵਿਆਹੀ ਗਈ, ਪਰਨਾਹੀ ਗਈ 
"ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ। 


ਵੀਵਾਹੁ ਵਿਆਹ ਰ 


ਵੁਠਉ - ਵਸਿਆ_ 


“ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ 


`ਛਜਿ ਸੁਰਿ ਨਰ ਗਣ ਮੁਨਿ ਬੋਹਿਥ ਅਗਾਜਿ। ” 


_ > ਸਵੇ ੨, ੧: ੩ (।391) ਿ 


ਵੁਠੜਾ -- ਵਸਿਆ, ਸਥਿਤ ਹੋਇਆ, ਨਿਵਾਸ 
ਕੀਤਾ 
“ਜਨ ਨਾਨਕਿ ਕਮਲੁ ਪਰਗਾਸਿਆਂ ਮਨਿ ਹਰਿ 
_ਹਰਿ ਵੁਠੜਾ ਹੇ। ” ਰ 


- ਸਿਰੀ ੪, ਵਣ ੧, ੪ : ੫ (82) 


.- ਮਾਝ ੫, ਬਾਰਾਂ ੧ : ੧ (133) 








_ਵੁਠੀਆ -- ਵਸੇਗੀ 


-- ਸਲੋ ਫਰ, ੬੩ :੧ (1381) 


- ਸੂਹੀ ੧, ਛੰਤ ੪, ੧ : ੫ (765) 





।. ਵਸਿਆ, ਆ ਟਿਕਿਆ, ਸਥਿਤ 
ਹੋਇਆ, ਨਿਵਾਸ ਕੀਤਾ 
“ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ 
ਦਇਆਲੁ” -- ਸਿਰੀ ੫, ੯੮, ੧ : ੨ (52) 
“ਕੰਨ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ` 
ਗਿਰਾਉ ਜੀਉ।” (ਆਬਾਦ ਹੋਇਆ, ਵਸਿਆ) _ 

-- ਸਿਰੀ ੫, ਅਸ ੨੯, ੫ : ੩ (73) 
2. ਵਰ੍ਹਿਆ, ਵਸਿਆ ਰ੍ 
“ਇੰਦ ਨੇ ਫੁਰਮਾਇਆ ਵੁਠਾ ਛਹਬਰ ਲਾਇ।” 
``= ਮਲਾਂ ੧, ਵਾਰ ੭ਸ, ੩, ੨ : ੩ (1281) 
“ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ 
ਸੈਸਾਰੇ।” ਰ 
- ਕਾਨ ੪, ਵਾਰ ੧੪ਸ, ੪, ੨ : ੩ (1316) 
ਵੁਠਿਆ -- ਵਸਣ ਨਾਲ, ਨਿਵਾਸ ਕਰਨ ਨਾਲ 
“ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ। ” 


- ਗੂਜ ੫, ਵਾਰ ੯ : ੨ (520) 


ਵੁਠਾ -- 


ਵੁਠੀ -- ਵਸਨਾ 
ਵੁਠੀ।'` _-- ਗਉ ੫. ੧੬੯", ੩ : ੨ (21੧) 


"ਓਦੋਸੀਆ ਘਰੇ ਹੀ ਵੁਠੀ ਕੁੜਿਏ'? ਰੰਨੀ ਧੰਮੀ।” 
(ਭਾਵ ਵਰਤੇ ਰਹਿਣਾ) ਰ੍ 
- ਸਲੋ ੧, ੨੯ : ੨ (1412) 


`_ ਜੀਉ।” -- ਸਿਰੀ ੫, ਅਸ ੨੯, ੧੩ : ੩ (74). 
ਵੁਠੇ -- 1. ਵਸੇ, ਸਥਿਤ ਹੋਏ, ਨਿਵਾਸ ਕੀਤਾ 
ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਬ ਸੁਖਾ ਮਨ 
ਵੁਠੇ।” -- ਸਿਰੀ ੫, ਛੰਤ ੨, ੫ : ੩ (80). 
"ਸੂਖ ਸਹਜ ਆਨੰਦ ਵੁਠੇ ਤਿਤੁ ਘਰਿ।”` (ਆ 
. ਵੱਸੇ) '_ - ਗੂਜ ੫, ਵਾਰ ੨੧ : ੫ (524) 
2. ਵਰ੍ਹੇ, ਵਸੇ, ਬਰਸੇ _ _ 
'ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ 
ਜੀਉ।” _-- ਰਾਮ ੫, ਰੁਤੀ ੪ : ੨ (928) 
“ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ। ” 
_ - ਸਾਰ ੪, ਵਾਰ ੩੬ਸ, ੫, ੨ : ੧ (1251) 
ਵੁਠੈ -- (ਮੀਂਹ) ਵਸਣ ਨਾਲ ਹੀ 
“ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ 


ਵਣਾਇਆ 


ਵਿਲੋਵੈ। ” 
-- ਮਾਝ ੧, ਵਾਰ ੨੬ਸ, ੧, ੧ : ੨੧ (150) 
ਵਣਾਇਆ -- ਉਨਾਇਆ 
“ਵੇਲਿ ਪਿੰਵਾਇਆ ਕਤਿ ਵੁਣਾਇਆ। ” 
- ਰਾਮ ੩, ਵਾਰ ੧੯ਸ, ੧, ੧ : ੧ (955) 
ਵੜੀ -- ਵਗਦੀ, ਚਲਦੀ 
“ਸਭਨਾ ਲਿਖਿਆ ਵੁੜੀ ਕਲਾਮ। ” 
-- ਜਪੁ ੧, ੧੬ : ੧੫ (3) 
“ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ 








ਪਾਸਿ।” (ਵਗੀ ਹੈ, ਚਲੀ ਹੈ) 
- ਸਿਰੀ ੧, ਪਹ ੧. ੧ : ੫ (74) 
ਫੂਠਾ -- ।. ਵਸਿਆ ਹੈ 
“ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ 
ਗੁਰੂ ਮਨਿ ਛੂਠਾ ਜੀਉ। ” 
<=- ਮਾਝ ੫, ੨੨, ੨': ੩ (101) 
2. ਵਰ੍ਹਿਆ, ਬਰਸਿਆ 


“ਹਰਿ ਘਟਿ ਘਟੇ ਡੀਠਾ ਅੰਮ੍ਰਤੇ ਫੂਠਾ ਜਨਮ 


ਮਰਣ ਦੁਖ ਨਾਠੇ। ” 
- ਆਸਾਂ ੫. ਛੰਤ ੩, ੧ : ੩ (454) 


"ਅਚਰਜੁ ਡੀਠਾ ਅਮਿਉ ਫੂਠਾ ਗੁਰ ਪ੍ਰਸਾਦੀ 


ਜਾਣਿਆ। ” 
-- ਆਸਾ ੫. ਛੰਤ ੧੨, ੨ : ੪ (460) 


- ਬਿਲਾ ੫, ੨, ੩ : ੨ (801) 
ਵੂਠੈ - ਵਸਣ ਨਾਲ 
“ਹਰਿ ਹਰਿ ਮੁਖ ਤੇ ਬੋਲਨਾ ਮੁਨਿ ਛੂਠੈ ਸੁਖੁ ਹੋਇ। ” 


-- ਗਉ ੫. ਬਾਅ ਪ੧ਸ : ੧ (260) [ 


ਹੈ, ਸੰਬੋਧਕ ਸ਼ਬਦ 
ਮਨ ਪਰਦੇਸੀ ਵੇ ਪਿਆਰੇ ਆਉ ਘਰੇ।”` 
` -- ਆਸਾ ੪, ਛੰਤ ੨੧, ੧ : ੧ (451) 
“ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ 
ਪ੍ਰਭ ਮਿਲਣ ਨ ਦਿਤੀਆ। ” 


ਵੇ -- !. 


<4 ਹੇ 














- ਸੂਹੀ ੪, ਛੰਤ ੬, ੧ : ੧ (776) 
(ਮਹਾਨਕੋਸ਼ ਅਰਥ 'ਦੇਖ” ਕਰਦਾ ਹੈ) 
ਵੇਸ -- ।. (ਸੰ. ਕੇਦ:) ਪਹਿਰਾਵਾ, ਲਬਾਸ, ਕਪੜੇ 
“ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ 
ਵੇਸ। -- ਜਪੁ ੧, ੩੪ : ੪ (7) 
“ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ 
ਜੀਉ। ” -- ਸਿਰੀ ੧, ਅਸ ੨੮, ੭ : ੩ (72) 
2. ਰੂਪ 
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਢੇਵੀ ਵੇਸ।” 
ਰ੍ -- ਜਪੁ ੧, ੩੩ :.੭ (7) 
-- ਆਸਾ ੧, ਸੋਲਾ ੨, ੧: 2 (12) 
"ਨਾਨਕ ਕਰਤੇ ਕੇ ਕੇਤੇ ਵੇਸ। ” 
- ਆਸਾ ੧, ਸੋਲਾਂ ੨, ੨ : ੩ (12) 
"ਏਕ ਤੂ ਹੋਰਿ ਵੇਸ ਬਹੁਤੇਰੇ। (ਭੇਖ, ਰੂਪ) 
- ਆਸਾ ੧, ੨੫, ੪ : ੧ (356) 


__ = ਵੱਡ ੧, ੩, ੧ : ੬ (557) 
"ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ 
ਪ੍ਰਭ ਸਾਚੇ ਭਾਵਾ।” 
-- ਵਡ ੪, ੩, ੨ : ੧ (561) 
““ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ।” 
- ਸਲੋ ਫਰ, ੧੨੭ : ੨ (1384) 
(ਮਹਾਨਕੋਸ਼ ਇਥੇ ਅਰਥ “ਕਰਮ” ਕਰਦਾ ਹੈ) 
ਵੇਸਾ -- ।. ਪੌਸ਼ਾਕ, ਲਿਬਾਸ ਰ ਰ 
“ਇਹੁ ਕਾਪੜੂ ਤਨਿ ਨ ਸੁਖਾਵਈ ਕਰਿ ਨ ਸਕਉ 
ਹਉ ਵੇਸਾ।” _-- ਵਡ ੫, ੯, ੩ : ੩ (564) 
2. ਰੁਪ, ਸਰੂਪ 
ਦੇਵੀ ਦੇਵ ਉਪਾਏ ਵੇਸਾ।” 
-- ਬਿਲਾ ੧, ਥਿਤੀ ੪ : ੨ (839). 








<< 


3. ਭੁੱਖ 
ਆਨ ਨ ਜਾਨਾ ਵੇਸਾ।” ਰ 
- ਰਾਮ ੫, ਅਸ ੧, ੧੧ : ੨ (912) 
ਵੇਸਾਸੁ - ਭਰੋਸਾ, ਵਿਸ਼ਵਾਸ, ਵਿਸਾਹ, ਇਤਿਬਾਰ 
` “ਮਨੰਮੁਖਾ. ਨੋ ਕੋ ਨੌ ਵਿਸਹੀ ਚੁਕਿ ਗਇਆ 
_ ਵੇਸਾਸੁ। ”-- ਸੋਰ ੪, ਵਾਰ ੩ਸ, ੩, ੧: ੭ (643) 











ਵੇਸਾਹਾ -- ਵਣਜ ਕਰੋ ਭਾਵ ਪ੍ਰਾਪਤ ਕਰੋ, ਖਰੀਦੇ “ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ 
"ਪੂੰਜੀ ਨਾਮੁ ਗੁਰਮੁਖਿ ਵੇਸਾਹਾ। ” ਏਕੋ ਵੇਸੁ।” - ਜੰਪੁ ੧, ੨੮ : ੫ (6) 
ਰ -- ਜੈਤ ੪, ੧੧, ੧ : ੨ (699) | "ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ।” 
ਵੇਸਾਹਿ -- ਇਤਬਾਰ ਨਾਲ, ਭਰੋਸੇ ਤੇ ___ (ਭੇਖ) - ਸਿਰੀ ੧, ੨੨, ੧ : ੨ (22) 
`_ “ਕਹੁ ਨਾਨਕ ਗੁਰ ਕੈ ਵੇਸਾਹਿ।” 2. ਪਹਿਰਾਵਾ, ਲਬਾਸ ਰ ਰ 
-- ਗਉ ੫, ੮੫, ੪ : 8 (181) "ਫਾਹੀ ਸੁਰਤਿ ਮਲੂਕੀ ਵੇਸੂ। ” 
ਵੇਸਾਹੀਐ -- ਵਹਾਜੀਏ, ਖਰੀਦੀਏ ____ . - ਸਿਰੀ ੧, ੨੯, ੩ : ੧ (24) 
"ਗੁਰਮੁਖਿ ਵਸਤੁ ਵੇਸਾਹੀਐ ਸਚ ਵਖਰ ਸਚ "ਗਣਤ ਗਣਾਵਣਿ ਆਈਆ ਸੂਹਾ ਵੇਸੁ 
_ਰਾਸਿ।” ___ -- ਸਿਰੀ ੧, ੧੧, ੪ : ੧੧੧) ਵਿਕਾਰੁ।''- ਸਿਰੀ ੧, ਅਸ ੨, ੧: ੨ (54) 
“ਤਿਸ ਹੀਂ ਕੀ ਕਰਿ ਆਸ ਮਨ ਜਿਸ ਕਾ ਸਭਸੁ | ___ਨੀਗਾਰੋ।” (ਭਾਵ ਸੁਭਾ) 
ਵੇਸਾਹੁ।” __-- ਸਿਰੀ ੫, ੭੭, ੧ : ੨ (44) - ਵਡ ੧, ਅਸ ੩, ੮ : ੧(58।) 


ਲਾਹਾ ਨ ਪੂੰਜੀ ਵਸ” (ਸਿਫਕ) ਦਿ 


“ਜਿਸੁ ਪਾਸਿ ਬਹਿੱਠਿਆ ਸੋਹੀਐ ਸਭਨਾ ਦਾ | (ਮਹਾਨਕੋਸ਼ ਅਰਥ 'ਭੈੜੀ ਵਾਦੀ” ਕਰਦਾ ਹੈ) 





_ਵੇਸਾਹੁ। (ਸਿਦਕ ਦਾ ਆਸਰਾ) "ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ।”` 
-- ਸਲੋ ੫, ੨੨ : ੨ (1426) -- ਸਲੋ ਫਰ. ੬੧ : ੧੧13੧) 
2. ਖਰੀਦਿਆ ਹੈ (ਮਹਾਨਕੋਸ਼ ਅਰਥ 'ਅੰਤਰਕਰਣ, ਮਨ” ਕਰਦਾ 


“ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ | __ੈ' 

_ ਵੈਸਾਹੁ। ”- ਸਿਰੀ ੧, ਅਸ %੬. ੮: ੨ (64) ਵੈਸੁਆ -- ਦੁਰਾਚਾਰਣ, ਕੰਜਰੀ ਰ 

ਗੇ ਮੀ ਪੂ ਮੇਰ ਰਿ ਫਾਰ" ਨਿਨਾਉ।” - ਸਿਰੀ ੪. ਵਲ ੧. ੨ : : ੨ (੧2) ਰ੍ 
`__ ` ਆਸਾਂ ੫, ੧੬, ੩ : ੧੧375) ਕਿ ਵੇਸ ਨਾਲ, ਪਹਿਰਾਵੇ ਨਾਲ 








ਆਇ ਜੁਗ ਸਚੈ ਵਸੇ।” 
4. ਵਣਜ, ਵਾਪਾਰ ` -- ਵਡ ੧, ਅਲਾ ੫. ੨ : ੫ (582) 
“ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਰ 
ਨ ਵਥੁ ਨ ਵੇਸਾਹੁ।”' "ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ 
__-- ਬਿਲਾ 8, ਵਾਰ ੭ : ੨ (852) ਸਚੁ ਵੇਸੋ।” _ - ਭੈਰ ੧,੬,੧: ੨ (1127) 
ਵੇਸੀ - _ਵੇਸ ਨਾਲ, _ਸਿੰਗਾਰ ਨਾਲ, ਰੂਪ ਬਣਾਨ | 2. ਪਹਿਰਾਵਾ, ਸਿੰਗਾਰ 
`_ ਨਾਲ; ਵੇਸ ਭੁਸ਼ਾ ਨਾਲ __ _. _`ਕਵਣੂ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੇ 
“ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ।” | ਕੰਤੂ।` _-- ਸਲੋ ਫਰ, ੧੨੬ : ੨ (1384) 


`- ਸੂਹੀ ੩, ਵਾਰ ੨ਸ, ੩, ੨ : ੨ (75) ਵੇਹਾਝੀਅਹਿ -- ,ਖਰੀਦੀਏ 
- ਸਲੋ ਫਰ, ੧੦੩ : ੨ (13੧3) ਧੋਇ। `-- ਗਉ ੪, ਵਾਰ ੧੯ਸ, ੪, ੨ : ੨ (311) 
(ਮਹਾਨਕੋਸ਼ ਅਰਥ `ਕਰਮਾਂ” ਕਰਦਾ ਹੈ) ਵੇਕ -- ।. ਵਖ 


ਲਾਇ।” >> ਫੇਡੇ ੩, 8. ਉਿੱ ? 2 (5501 
2. ਅਡ ਅਡ, ਵਖ ਵਖ ਰ 

“ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ 
ਘੜਾਇਦਾ। ” 


_ -- ਮਾਰੁ ੩. ਸੋਲਾ ੧੮. ੨ : ੩ (1061) 


“ਆਪਿ ਉਪਾਏ ਨਾਨਕਾ ਆਪੈ ਰਖੈ ਵੇਕ। ” 
- ਸਾਰ ੪, ਵਾਰ ੨ਸ, 
ਵੇਕਾ - ।. ਵਖ, ਅਡਰੇ, ਭਿੰਨ 
ਹੋਰਿ ਜੀਅ ਉਪਾਏ ਵੇਕੇ ਵੇਕਾ। ” 
-- ਜ਼ਿਲਾ ੧. ਥਿਤੀ ੧੪ : ੨ (840) 
2. ਵਖਰਾ, ਅਡਰਾ 
“ਆਪਿ ਉਪਾਏ ਜਰਿ ਵੇਖੈ ਵੇਕਾ।” 
-- ਬਿਲਾ ੩, ਵਾ ੧, ੬ : ੩ (941) 
ਵੇਕਾਰ -- '. ਵਿਕਾਰੀ 
--'ਜਪੂ ੧, 2੫ ? ੫੧5) 
“ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ।” 
(ਵਿਕਾਰੀ ਲੋਕ) 


-- ਆਸਾਂ ੧, ਵਾਰ ੬ਸ, ੧, ੧ : ੯ (466) 


੭. ਵਿਅਰਥ 


“ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ।” 


.` - ਸਿਰੀ ੧, ੬, ੩ : ੩ (16) 
“ਹੋਰ ਕਾਰ ਵੇਕਾਰ ਹੈ ਇਕਿ ਸਚੀ ਕਾਰੈ 
ਲਾਇਆ। ”-- ਮਾਝ ੧, ਵਾਰ ੩ : ੬ (139) 
3. ਐਬ, ਖਰਾਬੀ 
“ਮੋਹੁ ਤੁਮ ਤਜਹੁ ਸਗਲ ਵੇਕਾਰ। ” 

-- ਆਸਾ ੧, ੨੩, ੧ : ੨ (356) 
ਵੇਕਾਰਾ -- ਐਬਾਂ ਵਿਚ ਫਸਿਆ, ਐਬੀ (ਵਿਕਾਰੀ) 
ਰ ਬਣ 
“ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ।” 


- ਸਿਰੀ ੪, ਵਾਰ ੧੩ਸ. ੩, ੨ : ੧ (੧੧) 


ਵੇਕਾਰਿ - ।. ਵਿਕਾਰ ਵਿਚ, ਐਬ ਵਿਚ 
“ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ।” 
-- ਸਿਰੀ ੧. ਅਸ ੫, ੪ : ੨ (56) 
2. ਬੇਅਰਥ ਵਿਚ, ਫਜ਼ੂਲ ਵਿਚ 
“ਵਿਣੁ ਨਾਵੈ ਵੇਕਾਰਿ ਭਰਮੇ ਪਚੀਐ।” 


-- ਮਾਝ ੧. ਵਾਰ ੯ : ੪ (142) 





। ਵੇਕਾਰੀ -- 1. ਵਿਕਾਰਾਂ. ਨਾਲ ` 


੧ ੧ (1237) | 























“ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ। ” 
-- ਸਿਰੀ ੪. ਵਾਰ ੧੩ਸ, ੩, ੨ : ੧ (੧੧) 
2. ਵਿਕਾਰੀ, ਐਬੀ ਰ 
“ਇਸੁ ਆਗੈ ਕੋ ਨ ਟਿਕੈ ਵੇਕਾਰੀ।” 
.5%>_ << ਸਰਬ. ੮੦, ੧ : ੩ (626) 
3. ਖਰਾਬੀ ਵਾਲੇ 
ਗੀ ਰੀਸ 
ਵੇਕਾਰੀ।-- ਸੋਰ ੧, ਅਸ ੨, ੧ : ੩ (635) 
4. ਬੁਰਾ ਰ 
"ਜਨ ਭਲ ਮਾਨਹਿ ਨਿੰਦਕ ਵੇਕਾਰੀ। ' 
ਰ੍ ਰਿ ਅਸ ੧, ੬ : ੨ (669) 
ਵੇਕਾਰੁ -- ।. ਫਜ਼ੁਲ, ਬੇਅਰਥ ਰ 
ਸੋਇ ਜਾ ਸੇ ਸਟ ਫਰਾਰ" 

--.ਰਾਮ ੧, ਸਿੱਗੇ ੩੩. : ੫ (941) 
2. ਐਬੀ, ਵਿਕਾਰੀ _` ਰ 

“ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ । ” 

- ਰਾਮ ੫, ਵਾਰ ੫ : ਤੇ (959) 
;. ਵਿਹਲਾ, ਬੇਕਾਰ 
ਹਰ ਵਵੀਵੋਕਡੁ ਕਾਰੈ ਲਾਇਆ। 

` -- ਮਾਝ ੧, ਵਾਰ 2੭ : ੧ (150) 

` ਵੇਕੀ -- ਤਰ੍ਹਾਂ ਤਰ੍ਹਾਂ ਦਾ, ਵਖਰਾ ਵਖਰਾ, ਭਾਂਤ 
ਭਾਂਤ ਦਾ . ਰ 
“ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧ ਵੀ 
ਜਗਤੁ ਉਪਾਇਆ।” 

-- ਆਸਾ ੧, ਵਾਰ ੧੧ : ੨ (469) 
ਵੇਕੋ ਵੇਕਾ -- ਭਾਂਤ ਭਾਂਤ ਦੇ, ਵੱਖ ਵੱਖ ਤਰ੍ਹਾਂ ਦੇ 
“ਹੋਰਿ ਜੀਅ ਉਪਾਏ ਵੇਕੋ ਵੇਕਾ।”” 

- ਬਿਲਾ ੧, ਥਿਤੀ ੧੪ : ੨ (੧40). 
ਵੇਖਹਿ -- ਵੇਖਦਾ ਹੈ' ਰੂ 
“ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ।” 

- ਆਸਾ ੪, ਸੋਪੁ ੨, ੪ : ੩ (2) 
ਵੇਖਹੁ -- ਵੇਖੋ, ਵੇਖ ਲਵੋ _ 

“ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ 
_ ਮਨਿ ਵੀਚਾਰਿ।”-- ਸਿਰੀ ੩, ੫੯, ੧ : ੩ (37) 
ਲਾਇ। ” (ਅਜ਼ਮਾ ਲਵੋ) 


ਵੇਖਣ ਰ੍ 2232 ਰ ਵੇਖੂ 











-- ਸੁਹੀ ੩, ਅਸ ੪.੬: ੨ (757) | ਮਿਲੈ ਲਈ।” -- ਜਪੁ ੧, ੬ : ੨ (2) 
`'ਚਉਕਾ ਦੇ ਕੈ ਸੂਚਾ ਹੋਇ। ਐਸਾ ਹਿੰਦੂ ਵੇਖਹੁ | 2. ਸਮਝਾਂ, ਜਾਣਾਂ 
ਕੋਇ। ” (ਲਭੋ, ਭਾਲੋ) ਰ “ਗੁਰਮੁਖਿ ਸਾਚੁ ਮਿਲੈ ਤਾ ਵੇਖਾ। 
__- - ਰਾਮ ੩, ਵਾਰ ੧੧ਸ, ੧, ੧:੧੩;੧੪ (951). _ --ਮਾਝ ੩, ਅਸ ੨, ੩ : ੨ (110) 
ਵੇਖਣ -- ਦੇਖਣ, ਦਰਸ਼ਨ ਕਰਨ ਵੱਖਾਂ << ਵੇਖਦਾ ਹਾਂ ੍ 
ਨਮਸਕਾਰਿਆ।” -- ਮਲਾ ੧, ੯, ੩ : ੪ (1257) 
- ਹਉ ੪, ਵਾਰ ੨੦ਸ, ੪, ੨ : ੪ (3।।) | ਵੇਖਾਉ - ਵੇਖੀਦਾ ਹੈ 
_ ਵੇਖਣਹਾਰਾ -- ਦਰਸ਼ਕ, ਵੇਖਣ ਵਾਲਾ “ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ।” 
“ਜਿਨਿ ਕੀਏ ਕਰਿ ਵੇਖਣਹਾਰਾ। ” -_,- ਸਿੱਚੀਂ 3, ੩, ੧ ! ੨ (15) 
 - ਬਿਲਾ ੧, ਥਿਤੀ ੩ : ੫ (੧39) | ਵੇਖਾਲਿ -- ਦਿਖਾ, ਵਿਖਾ 
ਵੇਖਣਹਾਰੁ -- ਵੇਖਣ ਵਾਲਾ, ਦਰਸ਼ਕ “ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖ਼ਾਲਿ। ” 
“ਆਪੇ ਵੇਖੈ ਵੇਖਣਹਾਰੁ। ” ਰ ਰ - ਸੂਹੀ ੫, ਅਸ ੪. ੩ : ੧ (761) 
-- ਭੈਰ ੩,.ਦ, ੪ : ੧ (129) | ਵੇਖਾਲਿਓਨੁ -- ਵਿਖਾਇਆ ਰ 
-- ਮਾਝ ੧. ਵਾਰ ੩ਸ. ੨, ੧: ੧ (39) `-- ਗਉ ੪, ਵਾਰ ੨੬ਸ, ੩, ੧ : ੬(314) 
ਵੇਖਣਿ - ਦੇਖਣ ਦਾ ਵੇਖਾਲਿਆ -- ਦਿਖਾਇਆ _ _ 
“ਅੰਤੁ ਨ ਵੇਖਣਿ ਸੁਣਣਿ ਨ ਅੰਤੁ।” ''ਉਝੜਿ ਭੁਲੇ ਰਾਹ ਗੁਰਿ ਵੇਖਾਲਿਆ।” 
- ਜਪੂ ੧, ੨੪ : ੩ (5) ਕਤ ਸੀ ਵਾਰ ੨੪ : ੩ (149) 
ਵੇਖਣਿ ਆਇਆ। ” (ਦੇਖਣ ਲਈ) ਐਕਸ ਪਾਲੀ ਰਿ 
__ ਦਾ ਤੁਖਾ ੪, ਛੰਤ ੪, ੨ : ੩ (1116) ਰ `.- ਆਸਾ ੧, ੧੮, ੧ : ੬ (354) 
ਵੇਖਣੁ -- - ਵੇਖਣਾ, ਦਿਸ਼ਟੀ ਕਰਨਾ ਵੇਖਾਲੀਅਨੁ -- ਵਖਾਈ ਹੈ 


_ “ਆਖਣੁ ਵੇਖਣੁ ਬੋਲਣਾ ਸਬਦੇ ਰਿਹਾ ਸਮਾਇ।” | “ਹਰਿ ਆਪਣੀ ਭਗਤਿ ਕਰਾਇ ਵਡਿਆਈ 
- ਸਿਰੀ ੩, ੫੫, ੩: ੧ (35) ਵੇਖਾਲੀਅਨੁ। `-- ਸਿਰੀ ੪, ਵਾਰ ੧੯ : ੧ (90) 


ਵਿਕਦਾ ` ਵੇਖਦਾ ਹੈ ਰ ਵੇਖਾਲੇ -- ਵਖਾਏ, ਵਖਾਉਂਦਾ ਹੇ 
ਜਾਇ।” __- ਸਿਰੀ ੩, ੫੬,੪: ੧ (36) - ਸਿਰੀ ੩, ੫੬, ੪: ੪ (36) 
ਵੇਖਦਿਆ -- ਵੇਖਦੇ ਸਾਰ ਵੇਖਿ - ਵੇਖ ਕੇ ਰ੍ 
"'ਵੇਖਦਿਆ ਹੀ ਭਜਿ ਜਾਨਿ ਕਿ "'ਕਉਲ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੂ।” 
ਬੰਧੂ । `-- ਰਾਮ ੫, ਵਾਰ ੫ਸ, ੫, ੨ : ੨ (959) - ਸਿਰੀ ੧, ੨੫, ੪ : ੨ (23) 
ਵੇਖਦੇ -- ਦੇਖਦੇ ਹਨ ਵੇਖੀ -- ਵੇਖ ਰਿਹਾ ਈ 
"ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ।”” | “ਜਿਸੁ ਪਾਸਿ ਲੁਕਾਇਕੜੋ ਸੋ ਵੇਖੀ ਸਾਥੈ।” 
ਸਾ -- ਨਲ ੩. ੨, ੧ ! ੩ (1256) - ਆਸਾ ੫. ਛੰਤ ੧੩, ੧ : 2 (461) 
ਵੇਖਾ -- ।. ਵੇਖਦਾ ਹਾਂ, ਮੈਂ' ਵੇਖਾਂ ਵੇਖ -- ।. ਦੇਖ, ਵੇਖੋ 


ਦੇ 


“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ | “ਮਨ ਮੇਰੇ ਸਦਾ ਹਰਿ ਵੇਖੁ ਹਦੂਰਿ।” 


ਵੇਚਿ 








-- ਸਿਰੀ ੩, ੫੩, ੧” : ੧ (34) 
2. ਵੇਖਦਾ ਹੈ ਦੇ 
“ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ।” 
- ਸੋਰ ੧, ਅਸ ੪, ੧" : ੧ (636) 
3. ਵਿਚਾਰ ਕਰੋ, ਚੇਤੰਨ ਰੂਪ ਵਿਚ ਵੇਖੋ 
“ਖੋਣਾ ਕਾਮਿ ਨ ਆਵੈ ਵੇਖੁ।” 
-- ਧਨਾ ੧, ੭, ੧ : ੪ (662) 
ਵੇਖੇ -- ਵੇਖੀਂ ! ਸਾਵਧਾਨ ਕਰਨ ਵਾਲਾ ਸ਼ਬਦ 
ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋਂ ਪੇਰੁ । 
- ਮਾਰੂ ੫, ਵਾਰ ਪਸ, ੫, ੨ : ੧ (1095) 
ਵੇਖੈ -- ।. ਵੇਖਦਾ ਹੈ 
“ਗਾਵੈ ਕੋ ਕੋ ਵੇਖੈ ਹਾਦਰਾ ਹਦੂਰਿ।” 
=- ਜੋਪੂ ੧,.੩ : ੮ (2) 
2. ਦੇਖ ਭਾਲ ਕਰਦਾ ਹੈ, ਸੰਭਾਲਦਾ ਹੈ 
ਆਪੇ ਕਾਰੈ ਲਾਇਆ ਜੀਉ।”'” 
- ਗਉ ੪, ੬੬,੪:੧(173) 
ਲਾਏ।”” -- 'ਮਲਾ ੩, ੧. ੧ : ੨ (1257) 
ਰੰ ਲੇ ਬੋ 
“ਜੀਵਣ ਮਰਣੁ ਕੋ ਸਮਸਰਿ ਵੇਥੈ।” 
ਰ੍ ਰ -- ਬਿਲਾ ੩, ੬, ੨ : ੩ (790) 
ਵੇਗ - - ਵਹਾਉ, ਤੇਜ਼ ਚਾਲ 
"ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ 
__ਸਵਾਰਿਆ। ”-- ਆਸਾ ੧, ਵਾਰ ੧੭ : ੧ (472) 
ਵੇਗਾਰਿ -- ।. (ਫਾ. ਬੇਗਾਰ) ਵਿਗਾਰੀਆਂ ਵਾਂਗ, 
“ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ।” 


-- ਮਾਂਝ ੩, ਅਸ ੨੫, ੪ : ੨ (124) 


2. ਬਿਨਾ ਮਜ਼ਦੁਰੀ_ ਦਾ ਕੰਮ 


“ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ 


`__ ਉਠਾਇਆ। ”-- ਗਉ ੪, ੪੮, ੧:੨ (166) 
“ਭੈ ਵਿਚਿ ਅਗਨਿ ਕਢੈ ਵੇਗਾਰਿ। 

-- ਆਸਾ ੧, ਵਾਰ ੪ਸ, ੧, ੧ : ੩ (464) 
_ਵੇਗਾਰੀਆ -- _ਬਿਨਾ ਮਜ਼ਦੂਰੀ ਦੇ ਕੰਮ ਕਰਨ 


ਵਾਲਾ 


`“ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੂ 








__ ਉਠਾਇਆ।”” -- ਗਉ ੪, ੪੮, ੧: ੨ (166) 
ਵੇਚਹਿ -- ਵੇਚਦੇ ਹਨ ਰ ਰ੍ 
“ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ 
ਨਾਉ।”-- ਸਾਰ ੪, ਵਾਰ ੨੦ਸ, ੧, ੧ :੧ (1245) 
ਵੇਚਣ -- ਫਰੋਖਤ ਕਰਨ ਲਈ, ਵੇਚਨ ਲਈ 
ਜਾਇ।”” 
-- ਸਾਰ ੪, ਵਾਰ ੩੨ਸ, ੩, ੧ : ੩ (1249) 
ਵੇਚਾਇਆ -- ਵੇਚਿਆ, ਫਰੋਖਤ ਕੀਤਾ | 
ਆਪੁ ਵੇਚਾਇਆ। ” (ਭਾਵ ਕੁਰਬਾਨ ਕੀਤਾ) 
- ਗਉ ੪, ੬੩, ੩ : ੨ (172) 
`ਤਿਸੁ ਪਹਿ ਆਪੁ ਵੇਚਾਈ।” _ 
- ਸੂਹੀ ੪, ਅਸ ੧, ੧ : ੧ (757) 
(ਫਾ. ਬੇਚਾਰਾ) ਦੀਨ, ਸਹਾਇਤਾ ਰਹਿਤ, 
. - ਆਸਾ ੧, ਸੋਦ ੨, ੪ : ੧ (9) 
“ਜਿਸ ਕਾ ਕਾਰਜੁ ਤਿਨਹੀ ਕੀਆ ਮਾਣਸੁ ਕਿਆ 
ਵੇਚਾਰਾ ਰਾਮ। ” 
- ਸੂਹੀ ੫, ਛੰਤ ੧੦, ੩ : ੧ (784) 


ਵੇਚਾਰਾ -- 


ਵੇਚਾਰਿਆ - ਵਿਚਾਰੇ, ਦੀਨ 


“ਪਾਵੈ ਤ ਸੋ ਜਨੁ ਦੇਹਿ ਜਿਸਨੋ ਹੋਰ ਕਿਆ ਕਰਹਿ 
ਵੇਚਾਰਿਆ। ” - ਰਾਮ ੩, ਅਨੰ ੮ : ੨ (916) 

ਵੇਚਾਰੀਆ -- ਵਿਚਾਰੀ, ਦੀਨ 
“ਦੇਹ ਨਿਮਾਣੀ 'ਲਿਵੈ ਬਾਝਹੁ ਕਿਆ ਕਰੇ 
ਵੇਚਾਰੀਆ। ` -- ਰਾਮ ੩, ਅਨੰ ੬ : ੨ (917) 
“ਸਚੁ _ਕਹਨਿ ਅਰਦਾਸਿ ਸੇ ਵੇਚਾਰੀਆ। ” 
_(ਨਿਮਾਣੀਆਂ, ਨਿਮਰਤਾ ਵਾਲੀਆਂ) ਰ 
- ਮਾਝ ੧, ਵਾਰ ੨੨ : ੪ (146) 


ਵੇਚਾਰੇ -- ਵਿਚਾਰੇ, ਦੀਨ 


“ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ 
ਸੁਣਾਏ।” _-- ਸਿਰੀ ੩. ੪੮, ੨ : ੨ (32) 
ਵੇਚਿ -- ਵੇਚ ਕੇ, ਫਰੋਖਤ ਕਰਕੇ ਰ 








ਧਰਮੁ ਗਵਾਏ । ”-- 


2234 ਰ ਵੇਦੀਨਾ ` 


ਗਉ ੩. ਛੰਤ ੫, ੩:੪ (246) 


ਵੇਚਿਓ -- ਵੇਚਿਆ ਹੈ 


ਹਰਿ ਹਰ ਪਰਟ ਕੀਓ ਰਿ ਪਰ ਸਰ ਵਚਿਓ 


ਗੁਰ ਪਹਿ ਮੋਲੀ।” 


<= ਗਊ ੪. ੧,੪ :੧(169) 


ਵੇਚਿਆ -- ਵੇਚ ਦਿੱਤਾ, ਫਰੋਖਤ ਕੀਤਾ 
ਨਾਲਿ।” (ਭਾਵ ਭੇਟਾ. ਕਰ ਦਿੱਤਾ) ___ 


ਮਿਲਾਇ । ”-- 


_-- ਸਿਰੀ ੧, ੧੭, ੪ : ੧ (20) 


ਆਸਾ ੫, ਬਿਰ ੧, ੩ : ੧ (43।) 


ਵੇਚੀਐ -- ਵੇਚ ਦੇਈਏ, ਮੁਲ ਦੇ ਦੇਈਏ ਰ 
'ਆਪਨੜਾ ਮਨੁ ਵੇਚੀਐ ਸਿਰੁ ਦੀਜੈ. ਨਾਲੇ।” 


`-- ਆਸਾ ੧. ਅਸ ੧੭. ੫ : ੧(420) 


ਜਾਇ। ” (ਮੁਲ ਦੇਈਏ) ਰ 
_ - ਮਾਰੂ ੩, ਵਾਰ ੧ੋਸ, ੧, ੧ : ੧ (1086) 
ਵੇਚੇ -- ਮੁਲ ਦੇਵੇ ਭਾਵ ਭੇਟਾ ਕਰ ਦੇਵੇ 


“ਜਿਸੁ ਹਰਿ ਆਪਿ ਕ੍ਰਿਪਾ ਕਰੇ ਸੇ ਵੇਚੇ ਸਿਰੁ ਗੁਰ 


ਆਗੈ। ” 


- ਗਉਂ ੪, ੪੮, ੪: ੨ (167) 


-ਵੇਚੋਲੀ -- - ਵਿਚੋਲੇ/ਵਕੀਲ ਨੂੰ 


“ਜਨੁ ਨਾਨਕ ਅਨਦਿਨੁ ਹਰਿ ਗੁਣ ਗਾਵੈ ਮਿਲਿ 


ਸਤਿਗੁਰ ਗੁਰ ਵੇਚੋਲੀ।” 


-- ਗਉ ੪, ੫੩, ੪ : ੨ (169) 


`ਵੇਚੋਲੇ -- ਵਿਚ ਪੈ ਕੇ ਸੰਬੰਧ ਕਰਾਨ ਵਾਲਾ 
ਘ ।.. ਮੇਲੇ ਮਿਤ੍ਰ ਸਤਿਗੁਰੁ ਵੇਚੋਲੇ ਜੀਉ।” 


-- ਗਉ ੪, ੬੬, ੨: ੨ (173) 


_ਵੇਛੋੜਾ -- ਵਿਛੋੜਾ, ਵਿਯੋਗ 
“ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ।” 


- ਸਿਰੀ ੩, ੬੦, ੪ : ੩ (37) 


ਵੇਛੋੜਿ -- ਵਖ ਕਰ, ਵਿਯੋਗ ਦੇ 
ਜੇ ਤੂ ਮਿਤ੍ਰ ਅਸਾਡੜਾ ਹਿਕ ਭੋਰੀ ਨਾ ਵੇਛੋੜਿ। ” 


- ਮਾਰੂ ੫, ਵਾਰ ੨ਸ, ੫, ੧ : ੧ (1094). 


ਵੇਛੋੜਿਆ -- ਵਖ ਕੀਤਿਆਂ 


“ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ 


- ਸਿਰੀ ੫, ੮, ੧ : ੨ (46) 




















ਵੇਜਾਤਿ -- ਜਿਸ ਦੀ ਕੋਈ ਜਾਤ ਅਥਵਾ ਵਰਣ ਨ 
“ਬਾਪੁ ਦਿਸੈ ਵੇਜਾਤਿ ਨ ਹੋਇ।” ਰ 
-- ਸਿਲਾ ੧, ੩, ੩ : ੨ (796) 

ਵੇਤਗਾ -- ਰਿਹ ਵਿਦ ਰਹ 
ਤਕ 


ਵੇਦ -- ।. ਹਿੰਦੂ ਧਰਮ ਦੇ ਧਰਮ ਗ੍ਰੰਥ ਜੋ 4 ਹਨ 
- ਜਪੁ ੧, ੯ : ੪ (2) 


ਵਿਸਮਾਦੁ ਨਾਦ ਵਿਸਮਾਦੁ ਵੇਢ।” (ਧਰਮ ਗ੍ਰੰਥ) 


- ਆਸਾ ੧. ਵਾਰ ੩ਸ, ਦੀ ੧ (463) 


ਉਤ ਵੇਦ, ਗਿਆਨ 


ਗੁਰਮੁਖਿ ਨਾਦੰ ਗੁਰਮੁਖ ਵਢੰ ਗੁਰਮੁਖਿ ਰਹਿਆ 


_ ਸਮਾਈ।” . -ਤਖੁ ੧. ੫ ;2 (2) 
ਵੇਦਣ -- ਵੇਦਨਾ, ਪੀੜਾ, ਦੁੱਖ _ 
“ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ।”` 
- ਸਲੋ ਫੋਰ, ੧੦ : ੨ (1378) 
ਵੇਦਨ - (ਸੰ. ਕੋਕਜਸ, ਕੇਕਜ) ਪੀੜ, ਦੁਖ, ਸੰਤਾਪ 
“ਮੇਰੇ ਮਨ ਤਨਿ .ਵੇਢਨ ਗੁਰ ਬਿਰਹੁ ਲਗਾਵੈ।” 
`-- ਮਾਝ ੪, ੨, ੪ : ੨ (94) 
_”ਜਿਨ ਮੋਰਾ ਸਾਹਿਬ ਵੀਸਰੈ _ਵਡੜੀ ਵੇਦਨ 
ਤਿਨਾਹ। ” (ਮੁਸੀਬਤ,` ਦੁਖ) ਰ੍ 


- ਸੈਰ ੧, ੧. ੧ : ੩ (595) 


ਵੇਦਾ -- ਹਿੰਦੂ ਧਰਮ ਦੇ ਧਰਮ ਗ੍ਰੰਥ (ਜੋ ਚਾਰ ਹਨ) ਰ 


ਵਿਚ _ ਰ੍ 
“ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ 
_ਜਿਉਂ ਬੇਤਾਲਿਆ।” 
- ਰਾਮ ੩, ਅਨੰ ੧੯ : ੪ (919)' ` 
ਵੇਦਾਵੈ -- ਨਿਮਾਣਾ ___ 
“ਹਉ ਨਿਰਗੁਣ ਢਾਢੀ ਬਖਸਿਓਨੁ ਪ੍ਰਭਿ ਪੁਰਖਿ _ 
_ ਵੇਦਾਂਵੈ।”` . -- ਮਾਰੂ ੫, ਵਾਰ ੯ : `ਦ (1097). 
ਵੇਦਾਂ? =- ਵੇਦਾਂ ਵਿਚ 


“ਜੂਠਿ ਨ ਰਾਗੱ3 'ਜੂਠਿ ਨ ਵੇਢਾਂਤ।” ਰ 
- ਸਾਰ 8, ਵਾਰ ੭ਸ, ੧, ੧ : ੧ (।240) 
ਵੇਦੀਨਾ -- ਅਧਰਮੀ, ਜਿਨ੍ਹਾਂ ਦਾ ਕੋਈ ਧਰਮ. 


ਵਦੂੰ . 
“ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ।” 
- ਸੂਹੀ ੩, ਵਾਰ ੧੪ਸੱ, ੧, ੧ : 2 (790) 
ਵੇਦੁ -- !. ਗਿਆਨ 
“ਅਹਰਣਿ ਮਤਿ ਵੇਢੁ ਹਥਿਆਰ” 
-- ਜਪੁ ੧, ੩੮ : ੨ (੧) 
2. ਹਿੰਦੂ ਧਰਮ ਦੇ ਧਰਮ ਗਰੰਥ ਰ੍ 
“ਪੰਡਿਤੁ ਵੇਦੁ ਪੁਕਾਰਾ।” 
-- ਸਿਰੀ ੫, ਅਸ ੨2, ੪ : ੨ (71) 
ਦੁ ਪੜਹਿ ਹਰਿ ਰਸੁ ਨਹੀ ਆਇਆ।” 





“ਵੇਦ 


-- ਮਾਝ ੩. ਅਸ ੩੧. ੨ : ੧ (126) 


`_ ਵੇਧਿਆ -- ਵਿੰਨਆ ਗਿਆ 


“ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ 
- ਸਿਰੀ ੧, ਅਸ ੨, ੩ : ੩. (54) 


ਜਾਉ।” 
_ਵੇਪਰਵਾਹ -- (ਫਾਂ. ਬੇਪਰਵਾਹ) ਬੇਪਰਵਾਹ, 


ਬੇਫਿਕਰ, ਜੋ ਕਿਸੇਂ ਦੀ ਪਰਵਾਹ 


ਨਹੀ ਕਰਦਾ, ਨਿਡਰ, ਨਿਸੰਗ 

“ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ 

ਤਿਨ ਪਾਇ।” __- ਸਿਰੀ ੪, ੬੯, ੧:੩ (41) 

“ਅਠੀ ਵੇਪਰਵਾਹ ਰਹਨਿ ਇਕਤੈ _ਰੰਗਿ।” 

(ਬੇਫਿਕਰ) 
-- ਮਾਝ ੧, ਵਾਰ ੧੭ਸ, 2, 2 ? ਦ (146) 
-- ਮਾਰੂ ੧: ਸੋਲਾ ੧੩, ੧੪ : ੨ (1034) 
ਵੇਪਰਵਾਹਾ -- ਬੇਪਰਵਾਹ, ਬੇਫਿਕਰ 

“ਮੀਤੁ ਹਮਾਰਾ ਵੇਪਰਵਾਹਾ। ” 


-- ਗਉ ੫, ੧੦੯,੨:੧(167).| 


ਵੇਪਰਵਾਹੁ -- ਬੇਫਿਕਰ, ਬੇਖਰਵਾਹ, ਬੇਮੁਹਤਾਜ 
“ਨਾਨਕ ਵਿਗਸੈ .ਬੇਪਰਵਾਹੁ।” 

ਰ '-- ਜਪੁ ੧, ੨ :੧੪ (2) 
“ਵੇਪਰਵਾਹੁ ਅਨੰਦ ਮੈ ਨਾਉ. ਮਾਣਕ ਹੀਰਾ।” 
(ਬੇਮੁਹਤਾਜ)-- ਆਸਾ ੫, ੧੧੭, ੨ : ੧ (400) 
ਵੇਪਰਵਾਹੇ -- ਜੋ ਬੇਪਰਵਾਹ ਹੈ, ਬੇਮੁਹਤਾਜ ਹੈ 
ਰ੍ “ਸਾਚੇਂ ਠਾਕੁਰ ਵੇਪਰਵਾਹੇ। ” 


_ - ਮਾਝ ੩, ਅਸ ੨੨, ੮ : ੨ (122) | 


“ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ।” 


-- ਗਉ ੧. ਛੰਤ ੨, ੧ : ੨ (243) 


ਲਿਪਤ 


1੭ 
੫3 


"ਸਰ ਭਰ ਸੋਖੈ ਭੀ ਭਰਿ ਪੌਖੈ ਸਮਰਥ 
ਵੇਪਰਵਾਹੈ। ” -- ਰਾਮ ੧, ਓਅੰ ੪੧ : ੩ (935) 
ਵੇਪਾੜਾ -- ਉਲਟੇ ਰਾਹ 
“ਓਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ 
_ਵੇਪਾੜਾ। ” ` ਮਾਭੂ ੫, ਸੇਲਾ ੧੦, ੪:੩(10੧1) 
`__ -- ਸੋਰ ੧, ੧, ੪ : ੩ (595) 
।' ਵੇਬਾਣੀ -- ਕਥਨ ਤੋਂ ਬਾਹਰ 
“ਆਪੇ ਵੇਬਾਲੀ ਨਿਰੰਕਾਰੀ ਨਿਰਭਉ ਤਾੜੀ ਲਾਈ 
ਹੋ।” _ -- ਮਾਰੂ ੧, ਸੋਲਾ ੧, ੧੨ : ੩ (1021) 
ਵੇਮਾਰਗਿ -- -ਕੁਰਾਰ, ਕੁਮਾਰਗ 
"'ਵੇਮਾਰਗਿ ਮੂਸੈ ਜੈ ਮੰਤਿ੍‌ ਮਸਾਣਿ।” 
--- ਰਾਮ ੧, ਸਿਗੋ ੨੬ : ੪8 (941). 


੨ 


ਵੇਮੁਹੜਾਜਾ - (ਦਾ, ਬੇਮੁਹਤਾਜ) ਜਿਸ ਨੂੰ ਕਿਸੇ 

ਰ ਰ `ਦੀ ਮੁਹਤਾਜੀ ਨਹੀਂ, ਜਿਸਨੂੰ ਕੋਈ 
_ਥੁੜ ਨਹੀਂ 

“ਵੇਮੁਹਤਾਜਾ ਵੇਪਰਵਾਹੁ । ” 


ਆਜਾ ੫, %੧, ਸੈ 2 ੧ (276) 


ਵੇਮੁਹਤਾਜੁ - ਸਿਰਿ 


ਜਿਸ ਨੂੰ ਕੋਈ. ਥੁੜ _ਨਹੀਂ, 
“ਵੇਮੁਰਤਾਜੁ ਪੂਰਾ ਪਾਤਿਸਾਹੁ।” ਰਾ 
ਰ੍ _ - ਰਾਮ ੫, ੩੨, ੪ : ੨ (੧93) 
ਵੇਮੁਖ -- ਜਿਸ ਦਾ ਮੂੰਹ ਦੂਜੇ ਪਾਸੇ ਹੈ ਭਾਵ ਅਨੁਸਾਰੀ 


ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ।” 
(ਭਾਵ 'ਮੁਨਕਰ ਹੋਇਆ”) ਰ 
`_`- ਮਾਝ ੫. ਬਾਰਾ ੯ : ੩ (135) 
“ਭਗਤਜਨਾਂ ਕਉ ਸਨਮੁਖ ਹੋਵੈ ਸੁ ਹਰਿ ਰਾਸਿ 

_ ਲਏ ਵੇਮੁੱਖ ਭਸੂ ਪਾਹੁ।” 

ਰ ` -- ਬਿਲਾ ੪, ਵਾਰ ੭ : ੩ (852) 
ਵੇਮੁਖਾ -- ਵਿਰੋਧੀਆਂ, ਜੋ ਅਨੁਸਾਰੀ ਨਹੀਂ, ਜਿਨ੍ਹਾਂ 
ਦਮ 
“ਪਰਾਈ ਜੋ ਨਿੰਦਾ ਚੁਗਲੀ ਨੌ ਵੇਮੁਖੁ ਕਰਿ ਕੈ. 
ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ 
ਕਰਾਇਆ। ”-- ਗਉ ੪, ਵਾਰ ੧੨ਸ, ੪, ੧੩ (306) 


€ ੬ 





<< ਹੇ 





੨੨36 


ਵੜਿਆ 





ਵਮੁਖਿ 
ਵੇਮੁਖਿ - ਵੇਮੁਖ ਨੇ, ਜਿਸਦਾ ਮੂੰਹ ਦੂਜੇ ਵਾਸੇ ਵਲ 
ਹੈ ਉਸਨੇ; ਵਿਰੋਧੀ ਨੇ 


ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ 
ਰ ਵੇਮੁਖਿ ਵੇਮੁਖੇ ਨੋ ਪਾਇਆ। ” ੍ 


- ਗਉਂ ੪. ਵਾਰ ੧੨ਸ, ੪, ੧ : ੧ (306) 


ਵੇਮੁਖੀਆ -- ਬਾਗੀ, ਜੋ ਗੁਰੂ ਦੇ ਸਨਮੁਖ ਨਹੀਂ 
ਅਰਥਾਤ ਉਸਦਾ ਕਹਿਆ ਨਹੀਂ 
ਮੰਨਦਾ 


(ਕਣ ਸਨਮਮ ਬਰ ਚੇਨ 
-" ਮਾਂਝਂ ੫, ਅਸ ੩੬, ੩ : ੨ (131) 
ਵੇਮੁਖੁ -- ਗੁਰੁ ਤੋਂ ਮੁੰਨਕਰ 


"ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ 
ਨ ਪਾਵੈ।` -- ਰਾਮ ੩, ਅਨ ੨੨ : ੧ (920) 


ਵੇਮੁਥੈ -- ਬੇਮੁਖ, ਗੁਰੂ ਤੋਂ ਮੁੰਨਕਰ, ਗੁਰੂ ਤੋਂ ਵਿਰੋਧੀ ! 





ਦਿਸ਼ਾ ਵਿਚ ਵਿਚਰਨ ਵਾਲਾਂ 
ਵੇਮੁਖਿ ਵੇਮੁਥੈ ਨੌ ਪਾਇਆ। ” 


- ਗਉਂ ੪, ਵਾਰ ੧੨ਸ, ੪, ੧ : ੧ (300) 


ਵੇਰ -- ਵਾਰੀ 
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ। 
-- ਸਿਰੀ ੧, ੮. ੧” (0) 
ਵੇਰਾ -- ।. ਸਮਾਂ, ਵੇਲਾ 
ਰਾਮ।”” -- ਬਿਲਾ ੪, ਛੰਤ ੧, ੩ : ੧ (844) 
2. ਵਾਰੀ __ 
ਭੰਡਾਰੀ। `-- ਬਸੰ ੧. ਅਸ ੮, ੨ : ੨ (।।90) 
ਵੇਰਾਈਅਨਿ -- ਵਰਾਏ ਜਾਣ, ਪਰਚਾਏ ਜਾਣ 
"ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕ 
ਵੇਰਾਈਅਨਿ ਮਨਮੁਖ ਬੇਤਾਲੇ।” 


- ਗਉ ੪. ਵਾਰ ੧੦ਸ, ੪. ੧ : ੫ (305) 


ਵੇਰਾਸਿ -- ਵਿਗਾਂੜ ਵਾਲੀ, ਖਰਾਬ 
-''ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ।” 
_ -- ਆਸਾ ੧, ਵਾਰ ੨੨ਸ, ੨, ੫ : ੨ (474) 
ਵੇਰਾਵੇਰ - ਫਿਰ ਫਿਰ, ਨਿਤ 
"ਨਾਨਕ ਆਖਣੁ ਵੇਰਾਵੇਰ । 
ਰ੍ -- ਆਸਾ ੧, ੬, ੪ : ੩ (350) 











ਵੇਰੋਧ -- ਵਿਰੋਧ, ਰੋਕਨ ਤੋਂ ਰਹਿਤ, ਅਮੋੜ 
"ਵਿਣੁ ਨਾਵੈ ਵੇਰੋਧੁ ਸਰੀਰ। ” 
- ਰਾਮ ੧, ਓਅੰ ੧੬ : ੧ (631) 
ਵੇਲ -- ।. ਸਮਾਂ, ਵੇਲਾ _ 
"ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ। ” 
-- ਜਪੁ ੧, ੨੧ : ੧੧ (4) 
2. ਪੀੜ੍ਹੀ, ਵੰਸ 
“ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ 
ਵੇਲ ਵਧੰਦੀ। ” 
- ਸਿਰੀ ੪. ਛੰਤ ੧. ੫ : ੧ (79) 


ਵੇਲੜੀ -- ਸਮਾਂ, ਘੜੀ 
"ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ 
“ਮਿਰ [” ॥ 


- ਜੈਂਤ ੫. ਵਾਰ ੧੫ਸ. ੫. ੨ : ੨ (709) 


ਵੇਲਾ -- ਸਮਾਂ 


=-ਉਹ ਕੀ... 2 ਕੀ (2) 
'ਅਨਦਿਨੁੂ ਬਧੇ . ਮਾਰੀਅਨਿ ਫਿਰਿ ਵੇਲਾ ਨਾ 
ਲਹੰਨਿ।”” (ਸਮਾਂ ਭਾਵ ਮੋਕਾ; ਅਵਸਰ) 
-- ਗਉ ੩, ਅਸ੯, ੧: ੨ (233) 
“ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ।” (ਭਾਵ 
ਜੀਵਨ) -- ਆਸਾ ੧. ਅਸ ੨੧, ੪ : ੨ (422) 
ਵੇਲਿ -- ।. ਬੇਲ, ਲਤਾ 
“ਵੇਲਿ ਪਰਾਈ ਜੋਹਹਿ ਜੀਅੜੈ ਕਰਹਿ ਚੋਰੀ 
_ਬੁਰਿਆਰੀ।” (ਇਸਤ੍ਰੀ ਰੂਪ ਵੇਲ) 
- ਗਉ ੧, ੧੩, ੨ : ੩ (155) 
9; ਪੀੜ੍ਹੀ, ਵੰਸ਼ ਰ੍ 
“ਵਧੀ ਵੇਲਿ ਬਹੁ ਪੀੜੀ ਚਾਲੀ।” 
-- ਆਸਾ ੫. ੧੦੧, ੩ : ੧ (396) 
੧. ਵੈਲ ਕੇ, ਵੇਲਣੇ ਵਿਚੋਂ ਲੰਘਾ ਕੇ 
ਵਿ ਜਿ ਜੀਤ ਗਣ ਸਤ' 
ਇਨ ਵਾਰ ੧੯ਸ, ੧. ਸਿ ੧ (੪55) 
(ਰੀ - ਮਾਝ ੫. ਬਾਰਾ 2 : ੩ (134) 
ਵੇੜਿਆਂ -- ਲਪੇਟਿਆ ਹੋਇਆ, ਘਿਰਿਆ ਹੋਇਆ 


_ ਵਸ 


ਵੇੜੀ 
-- ਸਿਰੀ ੪, ਵਾਰ ੧੩ਸ, ੩, ੨ : ੧ (੧੧) 
ਵੇੜੀ -- ਘੇਰਿਆ ਹੋਇਆ ਹੈ 
“ਦਿਨ ਵਾਜ ਭਇਐਗਮ 'ਫੇਡੀ- ਰਿਵ ਮਿਲੀ 
ਚੰਦਨੁ ਲੀਜੈ। ” 
-- ਕਲਿ ੪. ਅਸ ੨. ੩ : ੧(1324) 
ਵੈੜੁ -- ਘੇਰਾ, ਵਲਾਵਾ 
“ਪਾਇਆ ਵੇੜੁ ਮਾਇਆ ਸਰਬ ਭੂਇਅੰਗਾ।” । 
-- ਬਿਲਾ ੫, ੧, ੩ : ੧ (801) 
ਵੇੜੀ -- ਘੇਰੀ ਹੋਈ 
“ਹਰਿ ਹਰਿ_ਵਸਤੁ ਮਾਇਆ ਗੜ੍ਹ ਵੇੜ੍ਹੀ ਗੁਰ ਕੈ 
ਸਬਦਿ ਲੀਓ ਗੜ੍ਹ ਜੀਤਿ।” 
-" ਕਾਨ 8, ੫, 3੧ 
ਵੈ -- (ਫਾ. ਵੈ) ਉਸ/ਉਨ੍ਹਾਂ ਨੇ, ਉਹ 
"ਪ੍ਰਥਮ ਰਾਗ ਭੈਰਉ ਵੈ ਕਰੀ।”” 
-- ਰਾਂਗ ੧ : ੩ (1429) 
ਪਤ ਛੇ ਦੇ ਪਰ ਮਰਨ ਬਹਿ ਨ ਵੱਧ 
ਆਇ।” _ -- ਕੇਦਾ ਕਬ. ੬. ੨ : ੧(।।24) 
-- ਵੈਸ਼, ਇਕ ਵਰਣ, ਤੀਜਾ ਵਰਣ, ਹਲ 
ਵਾਹੁਣ ਵਾਲਾ ਤੇ ਵਾਪਾਰ ਕਰਨ ਵਾਲਾ 
"ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ 
ਕਉ ਸਾਝਾ। ` - ਸੂਹੀ ੫, ੫੦, ੪ : ੧ (747) 
ਵੈਸੰਤਰ -- ਅਗਨੀ 
“ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ। 
- ਜਪੁ ੧. ੩੫ : ੩ (7) 
ਵੈਸਾਖ -- ਬਿਕਰਮੀ ਸੰਮਤ ਦਾ ਦੂਜਾ ਮਹੀਨਾ 
“ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ 
'ਜੀਉ।”” -- ਰਾਮ ੫. ਰੁਤੀ ੨ : ੧ (927) 


₹ ਆਂ 11201 





2 - 





ਵੈਸਾਖਿ -- ਬਿਕਰਮੀ ਸੰਤਮ ਦੇ ਦੂਜੇ ਮਹੀਨੇ ਵਿਚ 


“ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪੇਮ 

ਇਿਛੋਹੁ। ” _ -- ਮਾਝ ੫, ਬਾਰਾ ੩ : ੧ (133) 
ਵੈਸਾਖੀ -- ।. ਵੈਸਾਖ ਦੇ ਮਹੀਨੇ ਵਿਚ 
“ਨਾਨਕ ਵੈਸਾਖੀਂ ,ਪ੍ਰਭੁ ਪਾਵੈ ਸੁਰਤਿ ਸਬਦਿ ਮਨੁ 

ਮਾਨਾ।”” _ ` - ਤੁਖਾ ੧, ਬਾਰਾ ੬ : ੬ (110੧) 
ਵੈਸਾਖੁ - ਬਿਕਰਮੀ ਸੰਮਤ ਦਾ ਦੂਜਾ ਮਹੀਨਾ 
''ਵੈਸਾਖੁ ਭਲਾ ਸਾਖਾ ਵੇਸ ਕਰੇ। `” 

- ਤੁਖਾ ੧, ਬਾਰਾ ੬ : ੧(1108) 


ਵੈਸੀ -- ।. ਜਾਵੇ ਗਾ 








2337 


ਵੇਦਿਓ 
- ਆਸਾ ੫. ਛੰਤ ੧੧, ੧ : ੫ (460) 
2. ਉਸ ਤਰ੍ਹਾਂ ਦੀ ਰ੍ 
"ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ 
ਰੇ ਲੋਕ ਪਰਸਿਧ ਕਬੀਰਾ।” 
- ਮਲਾ ਰਵਿ, ੨. ੨ : ੨ (1293) 
ਨ 
- ਗਉਂ ੪, ੩੯, ੩ : ੨ (164) 
ਵੈਣ -- ਬਚਨ, ਬਾਣੀ 
ਸੁਣੈ ਨ ਵੈਣ। ” 
-- ਸਿਰੀ ੧. ਪਹ ੨, ੪ : ੨ (76) 
. _ ਵੈਣ।”” - ਮਾਝ ੫. ਦਿਨ ੧ : ੨ (136) 
ਵੈਣਿ -- ਬੋਲ/ਬਾਣੀ/ਬਚਨ ਵਿਚ/ ਨਾਲ 
''ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ 








ਆਈ। ” - ਸੋਰ ੧, ੩. ੨ : ੩ (590) 
ਵੈਣੀ -- ਬਚਨਾਂ ਦੁਆਰਾ 
- ਮਾਝ ੩. ਅਸ ੧.੨:੧(11੧) 
ਵੈਣ -- ਬਚਨ, ਗਲ 
''ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ 
ਉਧਾਰਣੁ । ” 


-- ਰਾਮ ੫. ਵਾਰ ੬ਸ, ੫. ੧ : ੧ (959) 
ਵੈਦ -- ਹਕੀਮ, ਡਾਕਟਰ, ਰੋਗ ਦਾ ਇਲਾਜ ਕਰਨ 
ਵਾਲਾ 
''ਏਹਿ ਵੈਦ ਜੀਅ ਕਾ ਦੁਖੁ ਲਾਇਣ।” 
- ਰਾਮ ੫. ਵਾਰ ੧੧ਸ, ੫. ੧ : ੨ (962) 
ਵੈਦਗੀ -- ਵੈਦ ਦੀ ਕ੍ਰਿਆ, ਡਾਕਟਰੀ 
`- ਮਲਾ ੧. ਵਾਰ ੩ਸ. ੧. ੧: 3 (1279) 
ਵੈਦਾ - ਹੇ ਵੈਦ ! 
"'ਵੈਦਾ ਵੇਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ। ” 
-- ਮਲਾ ੧. ਵਾਰ ੩ਸ, ੨. ੨ : ੧ (279) 
ਵੈਦਿਓ -- ਜਾਣ ਵਾਲੇ ਰ 


"ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ। ” 








ਵੇਂਦਆ ਰ 2238 ੭ ਵੈਰੂ, 
੍ -- ਮਾਰੂ ੫, ਵਾਰ ਪਸ, ੫, ੨ : ੧ (1095) | ਵੈਰਣਹ -- ਵੈਰ, ਦੁਸ਼ਮਨੀ ” 
-ਵੈਦਿਆ -- ਹੇ ਜਾਣ ਵਾਲੇ ! ਰ _`ਸਿਆਮਲੰ ਮਧੁਰ ਮਨੁਖ ਰਿਦਯੰ ਭੂਮਿ ਵੈਰਣਹ। ” 








“ਕੁਰੀਏ ਕੁਰੀਏ ਵੈਦਿਆਂ ਤਲਿ ਗਾੜਾ ਮਹਰੇਰੁ। ” `- ਸਸ ੫, ੬੦ : ੧ (।359) 
॥ - ਮਾਰੂ ੫, ਵਾਰ ਪਸ, ੫. ੧ : ੧ (1095) ਵੇਰਾਈ -- ਦੁਸ਼ਮਣ, ਵੈਰੀ ਰ੍ 
ਵੈਦੁ -- ਵੈਦ, ਡਾਕਟਰ _| _”ਐ ਜੀ ਕਾਲੂ ਸਦਾ ਸਿਰ ਊਪਰਿ ਠਾਢੇ-ਜਨਮਿ 
“ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ। ” _ ਜਨਮਿ ਵੈਰਾਈ।” 
__' '- ਮਾਝ ੧, ਵਾਰ ੨੨ਸ, ੨. ੨ :੨ (48) - ਗੁਜ ੧, ਅਸ ੩, ੩ : ੧ (504) 
ਵੈਦੋ - ਵੈਦ ਵੈਰਿ -- ਦੁਸ਼ਮਨੀ ਵਿਚ ___ 
“'ਵੈਦੋ ਨ ਵਾਈ ਭੈਣੇ ਨ ਭਾਈ ਏਕੋ ਸਹਾਈ ਰਾਮੁ ਰਿ 40 
ਹੈ।” - ਮਾਰੂ ੫, ੩੨. ੧ : ੧ (100੧) -- ਬਸੰ ੩. ੧੩, 2 : ੨ (1176) 
"ਵੈਰ ਵਿਰੋਧ ਮਿਟੇ ਤਿਨ ਮਨ ਤੇ।” “ਜਿਸੁ ਪਰਸਾਦਿ ਵੈਰੀ ਸਭ ਮੀਤਾ। ” 
-- ਗਉ ੫, ਬਾਅ ੪੬ : ੫ (259) `-- ਗਉ ੫. ਅਸ ੯,੫ : ੨ (239) 
`-ਗੁਰਮੁਖਿ ਵੈਰ ਵਿਰੋਧ ਗਵਾਵੈ।” ਰਿ ਦੁਸ਼ਮਣੀ 
-- ਰਾਮ ੧. ਸਿਗੋ ੩੭ : ੩ (942) "ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ 


| ਵਿਰੋਧੂ।” __-- ਸਿਰੀ ੧, ੧੪, ੩ : ੧(।9) 


ਰ ਤ਼ 
ੜੜਕਿ -- ਦੁਖੀ ਹੈ ਕੇ. ਡਾੜਿ - ਝਗੜਾ, ਵਿਵਾਦ 


“ੜੜਕਿ ਮੁਏ ਜਿਉ ਤ੍ਿਖਾਵੰਤ ਨਾਨਕ ਕਿਰਤਿ ''ੜਾੜਿ ਕਰਤ ਸਾਂਕਤ ਗਾਵਾਰਾ।” ' 
` ਕਮਾਨ।  -- ਗਉ ੫, ਬਾਅ ੪੭ਸ : ੨260). ` -- ਗਉ ੫, ਬਾਅ ੪੭ : ੫ (260) 
ਹਕ ਰਿ ਰਿ ਤਦ ੜਾੜੈ -- `'ਤ` ਅਖਰ ਦੁਆਰਾ ਉਪਦੇਸ਼ ਹੈ 
੮ |] “ੜਾਂੜੈ ਰਾੜਿ ਕਰਹਿ ਕਿਆਂ ਪ੍ਰਾਣੀ ਤਿਸਹਿ 
"ਤਾੜਾ ੜਾੜਿ ਮੈਂ ਸੰਗਿ ਸਾਯੂ।” ਰ |_ਧਿਆਵਹੂ ਜਿ ਅਮਰੁ ਹੋਆ। ” 


.--ਨਉ੫, ਬਾਅ ੪2 : ੧0260)... ` -- ਆਸਾ ੧, ਪਟੀ ੩੩ : ੧ (434) 


